(ਪੁਰਬਾਰਧ) 


ਉਹ. 


0811 1 (0018001301) 


ਕ੍ਰਿਤ: 
ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ 


ਚ 


1141 53100 51121) 


ਵਾਲਿਆਂ ਦੀ ਪਵਿੱਤਰ ਯਾਦ ਵਿੱਚ ਸਮਰਪਿਤ 
ਵਲੋ': ਭਾਈ ਬਲਜਿੰਦਰ ਸਿੰਘ ਜੀ (ਰਾੜਾ ਸਾਹਿਬ) 


0ਊ 
13181 193111100 51121 11 
(0 1381111001 51111 16914 13556 500, 1੧0001110ਟ, €% 91343 05% 


10071 14002: 


105 ਹਏ 1 00010 1) 002 01131 (੮00ਮਾ੧(੬/ਇ1॥1ਟ( 05੬) 70108 310 11802 3੯੩11301ਟ ੧1001 01੬ 
1੬361 0੧ 20100011 0515, 5101815 800 5(002105 €0282€0 11 01੬ 5000₹ ੦8 5021 11501 ੩00 17101050]71₹ 
੧੧0) 01੬ 1ਇ]] ੦੧ 010]70(01/1100111. 11 011631 2010705100॥ ੦ 005 ਜਿਏ 15 012 ॥101162(081 [੦1੧੧ ੦7 
1181 ੧੩100੦ $11211 35 1 15 ੮0101 31 1001610081 ੬001੧ 0₹ 1010. ਸਿਸ] 0 10150181 05 00 ੩ 
€1501181 ੮0090 ₹100001 €1181121112/02ਟ00112 012 716/0368085ਟ, 00 01 15 [€1101(60 (0 05੬ 005 ਗਏ 
01 16 180੧੬ (॥੦੧1020), 0600 0 10001060 01108, 71 ₹001ਟ 0 171 [।%0 ਹਿ ੩7੧ 
੮010[70(1/10(611₹610011680011 [॥੦]੦( ੧101001 01ਏ [8101 ੧1101; 10100551011 01 8181 331100ਟ $30/1. 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 2 





੮ 
ਦੋ ਸ਼ਬਦ 
(ਵਲੋਂ: ਬਲਜਿੰਦਰ ਸਿੰਘ) 


੩੨ਕਰਾ ਪੁਰਖਾਰਪ 


ਘਰਿ ਘਰਿ ਅੰਦਰਿ ਧਰਮਸਾਲ 
ਵਲੋ: ਸੰਤ ਹਰੀ ਸਿੰਘ ਜੀ ਰੰਧਾਵਾ 


(ਜਨਰਲ ਸਕੱਤਰ ਗੁਰਮਤਿ ਸਿਧਾਂਤ ਪੁਚਾਰਕ ਸੰਤ ਸਮਾਜ) 


ਸੰਦੇਸ਼ 
ਵਲੋ: ਡਾ. ਗੁਰਚਰਨ ਸਿੰਘ 
ਪੂੰ. (ਰੈਟਾਇਰਡ) ਪੰਜਾਬੀ ਯੂਨੀਵਰਸਿਟੀ, ਪਟਿਆਲਾ 
(ਐਕਸ ਫੈਲੋ ਸ੍ਰੀ ਗੁਰੂ ਗੁੰਥ ਸਾਹਿਬ ਅਧਿਐਨ ਵਿਭਾਗ) 


ਸੰਖੇਪ ਲਿੰਕ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 3 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 4 





ਤੇ 
ਦੇ ਸ਼ਬਦ 

ਕਿਸੇ ਵੀ ਕੌਮ ਦੇ ਇਤਿਹਾਸ ਦੇ ਮੂਲ ਸ੍ਰੋਤ ਉਸ ਕੌਮ ਵਾਸਤੇ ਇੱਕ ਅਜਿਹਾ 
ਸਰਮਾਇਆ ਹੁੰਦੇ ਹਨ, ਜਿਸ ਉੱਤੇ ਉਹ ਕੌਮ ਫ਼ਖ਼ਰ ਕਰ ਸਕਦੀ ਹੈ। ਇਹ ਕੌਮੀ 
ਸਰਮਾਇਆ ਹੀ ਉਸ ਦੇ ਪੈਰੋਕਾਰਾਂ ਲਈ ਪ੍ਰਨਾ ਦਾ ਸ੍ਰੋਤ ਬਣਦਾ ਹੈ। ਸਿੱਖ ਇਤਿਹਾਸ ਨਾਲ 
ਸੰਬੰਧਤ ਅਜਿਹੇ ਸ੍ਰੌਂਤ ਅਸਾਡੇ ਪਾਸ ਭਾਵੇਂ ਗਿਣਤੀ ਵਿੱਚ ਬਹੁਤ ਜ਼ਿਆਦਾ ਤਾਂ ਨਹੀਂ ਪਰ 
ਜਿਤਨੇ ਕੁ ਸਾਡੇ ਪਾਸ ਪ੍ਰਾਪਤ ਹਨ, ਉਨ੍ਹਾਂ ਨੂੰ ਹੀ ਗ਼ਨੀਮਤ ਸਮਝ ਕੇ ਜਿੱਥੇ ਉਨ੍ਹਾਂ ਦਾ 
ਅਧਿਐਨ ਜ਼ਰੂਰੀ ਹੈ, ਉਥੇ ਉਨ੍ਹਾਂ ਦੀ ਸੰਭਾਲ ਵੀ ਆਵੱਸ਼ਕ ਹੈ। 

ਇਨ੍ਹਾਂ ਵਿੱਚੋਂ ਇੱਕ ਸ੍ਰੋਤ “ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ 
“ਸੀ ਗੁਰ ਪ੍ਰਤਾਪ ਸੂਰਜ” ਗੁੰਥਾਵਲੀ ਹੈ। “ਸੀ ਗੁਰ ਪ੍ਰਤਾਪ ਸੂਰਜ” ਗੁੰਥਾਵਲੀ ਸਿੱਖ 
ਇਤਿਹਾਸ ਦਾ ਇੱਕ ਵਡਮੁੱਲਾ ਸ੍ਰੋਤ ਹੋਣ ਦੇ ਨਾਲ ਨਾਲ ਭਾਈ ਸੰਤੋਖ ਸਿੰਘ ਜੀ ਨੂੰ ਸਤਿਗੁਰੂ 
ਜੀ ਵਲੋਂ ਬਖ਼ਸ਼ੀ ਅਦਭੁਤ ਵਿੱਦਵਤਾ ਦਾ ਖ਼ਜ਼ਾਨਾ ਵੀ ਹੈ। ਆਕਾਰ ਅਤੇ ਗੁਣਾਤਮਕ ਦ੍ਰਿਸ਼ਟੀ 
ਤੋਂ ਇਹ ਸ੍ਰੋਤ ਇਤਨਾ ਵੱਡਾ ਹੈ ਕਿ ਸਿੱਖ ਫ਼ਲਸਫ਼ੇ ਅਤੇ ਇਤਿਹਾਸ ਦੇ ਖੋਜੀ ਇਸਦੇ 
ਅਧਿਐਨ ਤੋ ਬਿਨਾਂ ਆਪਣੀ ਵਿੱਦਵਤਾ ਅਧੂਰੀ ਮੰਨਦੇ ਹਨ। ਇਸਦੀ ਪ੍ਰਮਾਣੀਕਤਾ ਦਾ 
ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜ਼ਿਆਦਾਤਰ ਇਤਿਹਾਸਕ ਅਤੇ ਹੋਰ 
ਪੁਸਿੱਧ ਗੁਰ-ਅਸਥਾਨਾਂ ਤੇ ਰੋਜ਼ਾਨਾ ਇਸ ਗ੍ਰੰਥਾਵਲੀ ਦੀ ਕਥਾ ਦੀ ਪਰੰਪਰਾ ਤੁਰੀ ਆ ਰਹੀ 
ਹੈ। ਕਿਸੇ ਵੀ ਇਤਿਹਾਸਕ ਰਚਨਾ ਨੂੰ ਭਾਵੇਂ ਮੁਕੰਮਲ ਤਾਂ ਨਹੀਂ ਕਿਹਾ ਜਾ ਸਕਦਾ ਪਰ ਜੋ 
ਸ਼ਰਧਾ, ਸਿਦਕ ਅਤੇ ਸਿੱਖੀ ਨਾਲ ਪ੍ਰੇਮ ਭਾਈ ਸਾਹਿਬ ਜੀ ਦੀ ਰਚਨਾ ਨੂੰ ਪੜ੍ਹਨ ਉਪਰੰਤ 
ਪ੍ਰਾਪਤ ਹੁੰਦਾ ਹੈ, ਉਹ ਸੱਚਮੁੱਚ ਬੇਮਿਸਾਲ ਹੈ। 

ਅੱਜ ਦੇ ਤੇਜ਼ ਤਰਾਰ ਕੰਪਿਊਟਰ ਤਕਨਾਲੋਜੀ ਦੇ ਯੁਗ ਵਿੱਚ ਇੰਟਰਨੈੱਟ ਦੁਆਰਾ 
ਸਿੱਖ ਇਤਿਹਾਸ ਦੀ ਮੂਲ ਸਾਮਗ੍ਰੀ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਵਸੇ ਗੁਰੂ ਨਾਨਕ ਨਾਮ 
ਲੇਵਾ ਗੁਰਸਿੱਖਾਂ ਤੱਕ ਪਹੁੰਚਾਉਣ ਦੀ ਸੇਵਾ ਦਾਸ ਦਾ ਇੱਕ ਉਦੇਸ਼ ਹੈ। “ਕਵਿ ਚੂੜਾਮਣਿ” 
ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰ ਪ੍ਰਤਾਪ ਸੂਰਜ ਗੁੰਥਾਵਲੀ ਵਿੱਚੋਂ ਸੀ ਨਾਨਕ 
ਪ੍ਰਕਾਸ਼ ਸਤਿਗੁਰੂ ਜੀ ਦੀ ਕ੍ਰਿਪਾ ਦੁਆਰਾ ਇੰਟਰਨੈੱਟ ਉੱਪਰ ਉਪਲਬਧ ਕਰਾਉਣਾ, ਇਸ 
ਉਦੇਸ਼ ਨੂੰ ਹਾਸਿਲ ਕਰਨ ਵਾਸਤੇ ਸਿਰਫ ਪਹਿਲਾ ਪੜਾਅ ਹੈ। 

ਸੀ ਨਾਨਕ ਪ੍ਰਕਾਸ਼ ਦਾ ਸਾਰਾ ਮੂਲ ਪਾਠ ਪਾਠਕਾਂ ਦੀ ਸੁਵਿਧਾ ਲਈ ਪੰਕਤੀ-ਛੇਦ 
ਅਤੇ ਪਦ-ਛੇਦ ਵਿਧੀ ਅਨੁਸਾਰ ਦਿੱਤਾ ਗਿਆ ਹੈ। ਕਈ ਕੁ ਸੱਜਣਾਂ ਦੀ ਵੀਚਾਰ ਸੀ ਕਿ ਸੀ 
ਨਾਨਕ ਪ੍ਰਕਾਸ਼ ਵਿੱਚੋਂ ਕੁੱਝ ਬੇਲੋੜੇ ਅਤੇ ਮਨਮੱਤ ਵਾਲੇ ਅੰਸ਼ ਕੱਢ ਕੇ ਇਸਦੀ ਸੋਧ ਕਰ 
ਦਿੱਤੀ ਜਾਵੇ ਪਰ ਦਾਸ ਨੇ ਆਪਣੀ ਤੁੱਛ ਮੱਤ ਅਨੁਸਾਰ ਗ੍ਰੰਥ ਦੀ ਮੌਲਿਕਤਾ ਬਰਕਰਾਰ ਰੱਖਣ 
ਲਈ ਐਸਾ ਕਰਨਾ ਮੁਨਾਸਿਬ ਨਹੀਂ ਸਮਝਿਆ। ਵੈਸੇ ਵੀ ਸੂ ਨਾਨਕ ਪੁਕਾਸ਼ ਅਤੇ ਸ੍ਰੀ ਗੁਰ 
ਪ੍ਰਤਾਪ ਸੂਰਜ ਗੂੰਥਾਵਲੀ ਵਿੱਚ ਪੰਥ ਰਤਨ ਡਾ. ਭਾਈ ਵੀਰ ਸਿੰਘ ਜੀ ਵਲੋ” ਥਾਂ ਥਾਂ ਦਿੱਤੀਆਂ 
ਟਿੱਪਣੀਆਂ ਪਾਠਕਾਂ ਨੂੰ ਗੁਰਮਤਿ ਤੋ ਦੂਰ ਨਹੀਂ ਜਾਣ ਦਿੰਦੀਆਂ। ਇਸ ਲਈ ਭਾਈ ਵੀਰ 
ਸਿੰਘ ਜੀ ਵਲੋ ਦਿੱਤੇ ਪੁਯਾਯ, ਟਿੱਪਣੀਆਂ, ਹਵਾਲੇ ਅਤੇ ਫੁੱਟਨੋਟ ਨਾਲ ਨਾਲ ਦੇ ਕੇ ਮੂਲ 
ਪਾਠ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਗਈ। ਤਤਕਰੇ ਵਿੱਚ ਪਾਠਕਾਂ ਦੀ ਸੁਵਿਧਾ ਲਈ ਕੁਝ 
ਵਾਧਾ ਕੀਤਾ ਗਿਆ ਹੈ। ਭਾਈ ਸਾਹਿਬ ਵਲੋ' ਬਣਾਇਆ ਤਤਕਰਾ ਉਸੇ ਤਰ੍ਹਾਂ ਰੱਖ ਕੇ ਹਰ 
ਕਿਸੇ ਅਧਯਾਯ ਵਿੱਚ ਆਉਣ ਵਾਲੇ ਮਹੱਤਵਪੂਰਨ ਅੰਸ਼ਾਂ ਦੇ ਅੰਕ-ਨੌਬਰ ਨਾਲ ਦਰਜ ਕਰ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 5 





ਦਿੱਤੇ ਗਏ ਹਨ। ਕਿਸੇ ਵੀ ਅਧਯਾਯ ਤੱਕ ਸਿੱਧੀ ਪਹੁਂੱਚ ਲਈ ਆਸਾਨ ਲਿੰਕ ਵੀ ਦਿੱਤੇ ਗਏ 
ਹਨ। 
ਮੰਜ਼ਿਲ ਹਾਲਾਂ ਦੂਰ ਹੈ। ਅਜੇ ਤਵਾਰੀਖ ਗੁਰੂ ਖਾਲਸਾ ਪਾਠਕਾਂ ਤੱਕ ਆਉਣਾ ਹੈ। 
ਗੁਰਬਿਲਾਸ (ਪਾ: ੬ ਅਤੇ ਪਾ: ੧੦), ਗੁਰੂ ਕੀਆਂ ਸਾਖੀਆਂ, ਗਿਆਨ ਰਤਨਾਵਲੀ, ਸਿੱਖ 
ਰਹਿਤਨਾਮੇ, ਗੁਰਬਾਣੀ ਦੇ ਪ੍ਰਸਿੱਧ ਟੀਕੇ ਅਤੇ ਸਿੱਖ ਇਤਿਹਾਸ ਦੀ ਹੋਰ ਮੂਲ ਸਾਮਗ੍ਰੀ... 
ਕਾਰਜ ਇਤਨਾ ਵੱਡਾ ਹੈ, ਜਿਹੜਾ ਸਤਿਗੁਰੂ ਜੀ ਦੀ ਬਖਸ਼ੀਸ਼ ਅਤੇ ਸਾਧ ਸੰਗਤ ਦੀ ਆਸੀਸ 
ਨਾਲ ਹੀ ਨੇਪਰੇ ਚੜ੍ਹ ਸਕਦਾ ਹੈ। 
ਸੀ ਨਾਨਕ ਪੁਕਾਸ਼ ਇੰਟਰਨੈੱਟ ਉੱਪਰ ਉਪਲਬਧ ਕਰਾਉਣ ਦੀ ਇਹ ਸੇਵਾ ਦਾਸ 
ਵਲੋ” ਸੰਤ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੈ। 
ਸਤਿਗੁਰੂ ਜੀ ਬਖਸ਼ਿਸ਼ ਕਰਨ, ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ ਦੀ ਇਹ ਮਹਾਨ 
ਹੀ ਸੀਮਿਤ ਹੈ, ਹੁਣ ਕੰਪਿਊਟਰ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਦੁਨੀਆਂ ਦੀ ਹਰ 
ਨੁਂ ਕਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਗੁਰਸਿਖਾਂ ਦੇ ਘਰ ਘਰ ਤੱਕ ਪਹੁੰਚ ਸਕੇ ਅਤੇ 
ਪੂਰੀ ਸ਼ੈ ਨੂੰ ਭਰ ਘਾਟੇ ਦਾ, ਭਰ ਨਹੀਂ ਅੱਧੀ ਤਾਈਂ। 
ਰੱਬਾ ! ਪਿਆਰ ਮੇਰੇ ਦੀ ਮੰਜ਼ਿਲ, ਪੂਰੀ ਕਦੇ ਨਾ ਹੋਵੇ। 
ਦਾਸ 
ਬਲਜਿੰਦਰ ਸਿੰਘ 
੨੪ ਦਸੰਬਰ ੨੦੦੦ ਗੁਰਦੁਆਰਾ ਕਰਮਸਰ, ਰਾੜਾ ਸਾਹਿਬ। 
ਸਤਿਗੁਰੂ ਜੀ ਦੀ ਕ੍ਰਿਪਾ ਸਦਕਾ ਹੁਣ ਤੱਕ ਮਹਾਨਕੋਸ਼, ਫਰੀਦਕੋਟ ਵਾਲਾ ਟੀਕਾ, 
ਸੰਪੂਰਨ “ਸ੍ਰੀ ਗੁਰ ਪ੍ਰਤਾਪ ਸੂਰਜ” ਗੁੰਥਾਵਲੀ, ਗਿਆਨੀ ਗਿਆਨ ਸਿੰਘ ਜੀ ਦੁਆਰਾ ਰਚਿਤ 
“ਤਵਾਰੀਖ ਗੁਰੂ ਖਾਲਸਾ” ਅਤੇ “ਸ੍ਰੀ ਗੁਰੂ ਪੰਥ ਪ੍ਰਕਾਸ਼ ਦਾ ਡਿਜਿਟਲ ਸੰਸਕਰਣ ਕੰਪਿਊਟਰ 
ਦੇ ਪਾਠਕਾਂ ਦੀ ਪਹੁੰਚ ਅੰਦਰ ਲਿਆਂਦਾ ਜਾ ਚੁਕਾ ਹੈ। 
ਇਸ ਸਾਲ (ਸੰਨ ੨੦੦੮ ਈ.) ਇਨ੍ਹਾਂ ਨਵੇਂ ਸੰਸਕਰਣਾਂ ਵਿੱਚ ਜਿੱਥੇ 'ਸੂੀ 
ਗੁਰਪ੍ਰਤਾਪ ਸੂਰਜ ਗੂੱਥ“ ਅਤੇ “ਸ੍ਰੀ ਗੁਰੂ ਪੰਥ ਪ੍ਰਕਾਸ਼” ਦਾ ਸਾਰਾ ਮੂਲ ਪਾਠ ਪਾਠਕਾਂ ਦੀ 
ਸੁਵਿਧਾ ਲਈ ਪੰਕਤੀ-ਛੇਦ ਅਤੇ ਪਦ-ਛੇਦ ਵਿਧੀ ਅਨੁਸਾਰ ਦਿੱਤਾ ਗਿਆ ਹੈ, ਉੱਥੇ 
ਫੁੱਟਨੋਟ ਅਤੇ ਟਿੱਪਣੀਆਂ ਪਾਠਕਾਂ ਦੀ ਸੁਵਿਧਾ ਵਾਸਤੇ ਮੂਲ ਪਾਠ ਦੇ ਨਾਲ ਹੀ ਦੇ ਦਿੱਤੀਆਂ 
ਗਆਆਂ ਹਨ। 
ਇਸੇ ਸਾਲ ਸਿੱਖ ਜਗਤ ਨੇ ਸੂ ਗੁਰੂ ਗੁੰਥ ਸਾਹਿਬ ਜੀ ੩੦੦ ਸਾਲਾ ਗੁਰਗੱਦੀ ਬੜੀ 
ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਹੈ। ਦਾਸ ਵਲੋ” ਇਸ ਸ਼ੁਭ ਅਵਸਰ ਤੇ ਸੰਗਤਾਂ ਨੂੰ 
ਈਸ਼ਰ ਮਾਈਕ੍ਰੋ ਮੀਡੀਆ ਦੇ ਨਵਾਂ ਸੰਸਕਰਣ ਵੀ ਭੇਟਾ ਕੀਤਾ ਗਿਆ ਹੈ ਜਿਸ ਸੂਹੀ ਵਿੱਚ ਸੂ 
ਦਸਮ ਗ੍ਰੰਥ ਦਾ ਖੋਜ ਯੰਤਰ ਵੀ ਉਪਲਬਧ ਕਰਵਾਇਆ ਗਿਆ ਹੈ। 
ਦਾਸ 
ਬਲਜਿੰਦਰ ਸਿੰਘ 
੨੬ ਅਗਸਤ ੨੦੦੮ ਗੁਰਦੁਆਰਾ ਕਰਮਸਰ, ਰਾੜਾ ਸਾਹਿਬ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 6 


ਘਰਿ ਘਰਿ ਅੰਦਰਿ ਧਰਮਸਾਲ 

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ “ਪਿਆਰੇ ` ਭਾਈ ਦਇਆ ਸਿੰਘ 
ਜੀ ਤੋਂ ਚਲੀ ਆ ਰਹੀ ਜਗਤ ਪ੍ਰਸਿੱਧ ਸੰਪੁਦਾਇ, ਜਿਹੜੀ ਹੋਤੀ ਮਰਦਾਨ ਵਾਲੀ ਸੰਪੁਦਾਇ 
ਕਰਕੇ ਵੀ ਪੁਸਿੱਧ ਹੈ, ਦੇ ਮਹਾਂਪੁਰਖ ਸੰਤ ਈਸ਼ਰ ਸਿੰਘ ਜੀ ਅਤੇ ਸੰਤ ਕਿਸ਼ਨ ਸਿੰਘ ਜੀ 
ਮਹਾਰਾਜ ਦੀਆਂ ਸ਼ਖਸ਼ੀਅਤਾਂ ਕਿਸੇ ਜਾਣਕਾਰੀ ਦੀਆਂ ਮੁਥਾਜ ਨਹੀਂ। ਇਸ ਸੰਪੁਦਾਇ ਦੇ 
ਮੌਜੂਦਾ ਮੁਖੀ, ਨਾਮ ਬਾਣੀ ਦੇ ਰਸੀਏ, ਸੰਤ ਬਾਬਾ ਤੇਜਾ ਸਿੰਘ ਜੀ ਦੀ ਆਗਿਆ ਅਨੁਸਾਰ 
ਬਾਬਾ ਬਲਜਿੰਦਰ ਸਿੰਘ ਜੀ ਨੇ ਜਿਸ ਢੰਗ ਨਾਲ ਗੁਰਸਿੱਖੀ ਦਾ ਪੁਚਾਰ ਕਰਨ ਵਾਸਤੇ ਬੀੜਾ 
ਚੁੱਕਿਆ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਸਿੱਧੀਆਂ ਧਾਰਨਾ ਦੁਆਰਾ 
ਗੁਰਬਾਣੀ ਦੇ ਕੀਰਤਨ ਅਤੇ ਵਖਿਆਨ ਦੁਆਰਾ ਬਾਬਾ ਬਲਜਿੰਦਰ ਸਿੰਘ ਜੀ ਨੇ ਨਾ ਕੇਵਲ 
ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ ਰਵਾਇਤ ਨੂੰ ਬਰਕਰਾਰ ਰੱਖਿਆ 
ਹੈ, ਬਲਕਿ ਉਨ੍ਹਾਂ ਨੇ ਕੰਪਿਊਟਰ ਅਤੇ ਇੰਟਰਨੈੱਟ ਦੇ ਮਾਧਿਅਮ ਰਾਹੀਂ ਗੁਰਬਾਣੀ ਅਤੇ 
ਗੁਰਮਤਿ ਨਾਲ ਸੰਬੰਧਤ ਸਾਮੱਗਰੀ ਨੂੰ ਘਰ ਘਰ ਪਹੁੰਚਾ ਕੇ “ਘਰਿ ਘਰਿ ਅੰਦਰਿ ਧਰਮਸਾਲ” 
ਭਾਈ ਗੁਰਦਾਸ ਜੀ ਦੇ ਇਸ ਵਚਨ ਨੂੰ ਇੱਕ ਨਿਵੇਕਲੇ ਤਰੀਕੇ ਦੁਆਰਾ ਸਫ਼ਲ ਕਰਨ ਦੀ 
ਇੱਕ ਹੋਰ ਨਵੀਂ ਰੀਤਿ ਚਲਾਈ ਹੈ। 

ਦਾਸ ਦਾ ਪਿਛਲੇ ਕਈ ਸਾਲਾਂ ਤੋ ਗਾਹੇ ਬਗਾਹੇ ਜਦੋ' ਕਿਤੇ ਵੀ ਉਨ੍ਹਾਂ ਨਾਲ ਮੇਲ ਹੁੰਦਾ 
ਰਿਹਾ ਹੈ, ਦਾਸ ਉਨ੍ਹਾਂ ਨੂੰ ਆਪਣੇ ਇਸੇ ਕਾਰਜ ਵਿੱਚ ਰੁੱਝਿਆ ਦੇਖਦਾ ਰਿਹਾ ਹੈ। ਸਭ ਤੋ 
ਪਹਿਲਾਂ ਮਹਾਨ ਕੋਸ਼ ਨੂੰ ਇੰਟਰਨੈੱਟ ਤੇ ਲਿਆ ਕੇ, ਫਿਰ “ਈਸ਼ਰ ਮਾਈਕਰੋ ਮੀਡੀਆ” 
ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਦਾ ਸਰਚ ਟੂਲ ਤਿਆਰ ਕਰ ਕੇ ਜਿੱਥੇ ਆਪ 
ਨੇ ਹੁਣ ਤੱਕ ਇਸ ਖੇਤਰ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ, ਉੱਥੇ “ਕਵਿ ਚੂੜਾਮਣਿ” 
ਭਾਈ ਸੰਤੋਖ ਸਿੰਘ ਜੀ ਦੀ ਮਹਾਨ ਰਚਨਾ 'ਸ੍ਹੀ ਗੁਰਪ੍ਰਤਾਪ ਸੂਰਜ ਗੁੱਥ` ਇੰਟਰਨੈੱਟ ਤੇ 
ਲਿਆ ਕੇ ਇਸ ਖੇਤਰ ਵਿੱਚ ਇੱਕ ਹੋਰ ਮਾਅਰਕਾ ਮਾਰਿਆ ਹੈ। 

ਸੰਨ ੨੦੦੪ ਈ. ਸਿੱਖ ਇਤਿਹਾਸ ਨਾਲ ਸੰਬੰਧਤ ਸ਼ਤਾਬਦੀ ਸਮਾਰੋਹਾਂ ਦਾ ਸਾਲ 
ਰਿਹਾ ਹੈ। ਇਸ ਸਾਲ ਦੌਰਾਨ ਸਿੱਖ ਜਗਤ ਨੇ ਗੁਰੂ ਅੰਗਦ ਦੇਵ ਜੀ ਦਾ ੫੦੦ ਸਾਲਾ ਪ੍ਰਕਾਸ਼ 
ਪੁਰਬ, ਸ੍ਰੀ ਗੁਰੂ ਗੁੰਥ ਸਾਹਿਬ ਜੀ ਦੀ ਸਿਰਜਣਾ ਦਾ ੪੦੦ ਸਾਲਾ ਸਮਾਰੋਹ ਅਤੇ ਸ੍ਹੀ ਗੁਰੂ 
ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੀ ਸ਼ਹਾਦਤ ਦਾ ੩੦੦ 
ਸਾਲਾ ਦਿਹਾੜਾ ਮਨਾਇਆ ਹੈ। ਬਾਬਾ ਬਲਜਿੰਦਰ ਸਿੰਘ ਜੀ ਨੇ ਸ੍ਰੀ ਗੁਰੂ ਗੁੰਥ ਸਾਹਿਬ ਜੀ ਦਾ 
ਸੰਪਰਦਾਈ “ਫਰੀਦਕੋਟ ਵਾਲਾ” ਟੀਕਾ ਗੁਰੂ ਅੰਗਦ ਦੇਵ ਜੀ ਦੇ ੫੦੦ ਸਾਲਾ ਪ੍ਰਕਾਸ਼ ਪੁਰਬ 
ਨੂੰ, “ਈਸ਼ਰ ਮਾਈਕ੍ਰੋ ਮੀਡੀਆ” ਸ੍ਰੀ ਗੁਰੂ ਗੁੰਥ ਸਾਹਿਬ ਜੀ ਦੀ ਸਿਰਜਣਾ ਦੇ ੪੦੦ ਸਾਲਾ 
ਪੁਰਬ ਨੂੰ ਅਤੇ 'ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ” ਸੂਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ 
ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੀ ਸ਼ਹਾਦਤ ਦੇ ੩੦੦ ਸਾਲਾ ਦਿਹਾੜੇ ਨੂੰ ਸਮਰਪਿਤ 
ਕਰਕੇ ਜਿੱਥੇ ਗੁਰੂ ਸਾਹਿਬਾਨ ਦੇ ਉਪਕਾਰਾਂ ਅਤੇ ਕੁਰਬਾਨੀਆਂ ਪ੍ਰਤੀ ਆਪਣੀ ਸ਼ਰਧਾ ਅਤੇ 
ਕ੍ਰਿਤੱਗਤਾ ਪ੍ਰਗਟ ਕੀਤੀ ਹੈ, ਉਥੇ ਨਾਲ ਹੀ ਕੰਪਿਊਟਰ ਅਤੇ ਇੰਟਰਨੈੱਟ ਨਾਲ ਜਾਣਕਾਰੀ 
ਰੱਖਣ ਵਾਲੇ “ਗੁਰਮੁਖ ਹੌਸਾਂ` ਵਾਸਤੇ ਆਪ ਨੇ ਗੁਰੂ ਸਾਹਿਬਾਨ ਦੀ ਬਾਣੀ ਅਤੇ ਉਪਮਾ ਦਾ 
“ਮਾਨ ਸਰੋਵਰ” ਉਨ੍ਹਾਂ ਦੇ ਬਿਲਕੁਲ ਨੇੜੇ ਕਰ ਦਿੱਤਾ ਹੈ। ਯਾਦ ਰਹੇ ਕਿ ਭਾਈ ਕਾਨ੍ਹ ਸਿੰਘ 
ਨਾਭਾ ਜੀ ਦੀ ਮਹਾਨ ਰਚਨਾ “ਮਹਾਨਕੋਸ਼! ਆਪ ਪਹਿਲਾਂ ਹੀ ਇੰਟਰਨੈੱਟ ਤੇ ਉਪਲਬਧ 
ਕਰਵਾ ਕੇ ਖਾਲਸੇ ਦੀ ਸਿਰਜਨਾ ਦੇ ੩੦੦ ਸਾਲਾ ਪੁਰਬ ਨੂੰ ਸਮਰਪਿਤ ਕਰ ਚੁੱਕੇ ਹਨ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 7 





ਬਾਬਾ ਬਲਜਿੰਦਰ ਸਿੰਘ ਜੀ ਦੀ ਇਸ ਘਾਲਣਾ ਉਪਰ ਸਿਰਫ ਰਾੜਾ ਸਾਹਿਬ 
ਸੰਪੁਦਾਇ ਹੀ ਨਹੀਂ, ਬਲਕਿ ਸਮੁੱਚਾ ਸੰਤ ਸਮਾਜ ਮਾਣ ਕਰ ਸਕਦਾ ਹੈ। ਗੁਰਮਤਿ ਦਾ 
ਅਤੇ ਮਾਨਵਤਾ ਦੀ ਸੇਵਾ ਕਰਨਾ ਆਦਿਕ ਸੇਵਾਵਾਂ ਤਾਂ ਪਹਿਲਾਂ ਹੀ ਸੰਤ ਸਮਾਜ ਦੇ ਹਿੱਸੇ ਆ 
ਚੁੱਕੀਆਂ ਹਨ, ਬਾਬਾ ਬਲਜਿੰਦਰ ਸਿੰਘ ਜੀ ਨੇ ਆਧੁਨਿਕ ਢੰਗ ਦੁਆਰਾ ਕੰਪਿਊਟਰ ਅਤੇ 
ਇੰਟਰਨੈਟ ਦੇ ਮਾਧਿਅਮ ਰਾਹੀਂ ਗੁਰਬਾਣੀ ਅਤੇ ਗੁਰਮਤਿ ਦਾ ਪੁਚਾਰ ਕਰਨ ਦੀ ਸੇਵਾ ਆਰੰਭ 
ਕਰਕੇ “ਗੁਰਮਤਿ ਸਿਧਾਂਤ ਪੁਚਾਰਕ ਸੰਤ ਸਮਾਜ” ਦਾ ਨਾਂ ਹੋਰ ਉੱਚਾ ਕਰ ਦਿੱਤਾ ਹੈ। ਨਾਲ 
ਹੀ ਬਾਬਾ ਬਲਜਿੰਦਰ ਸਿੰਘ ਜੀ ਨੇ ਸੰਤ ਸਮਾਜ, ਸਿੱਖ ਵਿਦਵਾਨਾਂ ਅਤੇ ਹੋਰ ਸਿੱਖ ਸੰਸਥਾਵਾਂ 
ਨੂੰ ਇਸ ਗੱਲ ਦਾ ਅਹਿਸਾਸ ਵੀ ਕਰਵਾਇਆ ਹੈ ਕਿ ਅੱਜ ਦੇ ਕੰਪਿਊਟਰ ਯੁਗ ਵਿੱਚ 
ਗੁਰਮਤਿ ਦੇ ਪ੍ਰਚਾਰ ਅਤੇ ਖੋਜ ਕਾਰਜ ਵਾਸਤੇ ਜੇਕਰ ਇਨ੍ਹਾਂ ਸਾਧਨਾਂ ਦੀ ਵਰਤੋ ਨਾ ਕੀਤੀ 
ਗਈ ਤਾਂ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦਾ ਸੰਕਲਪ ਪੂਰਾ ਨਹੀਂ ਹੋ 
ਸਕੇਗਾ। 

ਦਾਸ ਨੂੰ ਆਸ ਹੈ ਕਿ ਗੁਰਮਤਿ ਨਾਲ ਸੰਬੰਧਤ ਮੂਲ ਸਾਮਗ੍ਰੀ ਕੰਪਿਊਟਰ ਅਤੇ 
ਇੰਟਰਨੈੱਟ ਰਿ 
ਸਿੰਘ ਜੀ ਨੂੰ ਪੂਰਨ ਕਾਮਯਾਬੀ ਪ੍ਰਾਪਤ ਹੋਵੇਗੀ। ਅਖ਼ੀਰ ਵਿੱਚ ਦਾਸ ਆਪਣੇ ਵਲੋ ਅਤੇ 
“ਗੁਰਮਤਿ ਸਿਧਾਂਤ ਪੁਚਾਰਕ ਸੰਤ ਸਮਾਜ” ਵਲੋ ਬਾਬਾ ਬਲਜਿੰਦਰ ਸਿੰਘ ਜੀ ਦੇ ਇਸ 
ਪੁਰਸ਼ਾਰਥ ਦੀ ਭਰਪੂਰ ਸ਼ਾਲਾਘਾ ਕਰਦਾ ਹੋਇਆ ਉਨ੍ਹਾਂ ਨੂੰ ਹੁਣ ਤੱਕ ਪ੍ਰਾਪਤ ਕੀਤੀ ਸਫ਼ਲਤਾ 
ਲਈ ਵਧਾਈ ਦਿੰਦਾ ਹੈ ਅਤੇ ਉਨ੍ਹਾਂ ਦੇ ਬਾਕੀ ਰਹਿੰਦੇ ਮਹਾਨ ਕਾਰਜ ਦੀ ਸੰਪੂਰਨਤਾ ਵਾਸਤੇ 


ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। 


੨੧ ਜਨਵਰੀ ੨੦੦੫ ਸੰਤ ਹਰੀ ਸਿੰਘ ਰੰਧਾਵਾ 
ਰੰਧਾਵਾ ਜਨਰਲ ਸਕੱਤਰ, ਗੁਰਮਤਿ ਸਿਧਾਂਤ ਪੁਚਾਰਕ ਸੰਤ ਸਮਾਜ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 8 


ਬਾਬਾ ਬਲਜਿੰਦਰ ਸਿੰਘ ਜੀ ਸੰਤ ਸਮਾਜ ਨਾਲ ਸੰਬੰਧਿਤ ਪੁਚਾਰ ਦੀ ਸੁਪੁਸਿੱਧ ਸੰਸਥਾ 
ਸੰਤ ਈਸ਼ਰ ਸਿੰਘ ਜੀ ਤੇ ਸੰਤ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵੱਲੋ ਵਰੋਸਾਇ ਸਥਾਨ ਦੇ 
ਪ੍ਰਮੁੱਖ ਪ੍ਰਤਿਨਿਧ ਹਨ। ਚੇਤੰਨ ਤੇ ਸੂਝਵਾਨ ਹੋਣ ਦੇ ਨਾਤੇ ਉਹ ਸਿੱਖੀ ਦਾ ਪ੍ਰਚਾਰ ਪੁੰਪਕ ਤੇ 
ਆਧੁਨਿਕ ਵਿਗਿਆਨਕ ਸੂਝ ਦਾ ਸੁਮੇਲ ਕਰਕੇ ਕਰਨ ਦੇ ਚਾਹਵਾਨ ਹਨ। ਜਿੱਥੇ ਉਹ ਹੋਤੀ 
ਮਰਦਾਨ ਵਾਲੀ ਸੰਪੁਦਾਇ ਨਾਲ ਸੰਬੰਧਿਤ ਸੰਤ ਈਸ਼ਰ ਸਿੰਘ ਜੀ ਦੇ ਸਿੱਧੀਆਂ ਧਾਰਨਾਂ 
ਦੁਆਰਾ ਗੁਰਬਾਣੀ ਕੀਰਤਨ ਤੇ ਵਖਿਆਨ ਦੀ ਪ੍ਰੰਪਰਾ ਨੂੰ ਅਗਾਂਹ ਤੋਰ ਰਹੇ ਹਨ, ਉੱਥੇ ਉਨ੍ਹਾਂ 
ਨੂੰ ਵਿਦੇਸ਼ਾਂ ਦੇ ਰਟਨ ਤੋ ਇਹ ਵੀ ਅਨੁਭਵ ਹੋ ਗਿਆ ਹੈ ਕਿ ਸਮੁੱਚੇ ਤੌਰ ਤੇ, ਵਿਸ਼ੇਸ਼ ਕਰਕੇ 
ਵਿਦੇਸ਼ਾਂ ਵਿੱਚ ਵਸਦੀ ਅਜੋਕੀ ਪੀੜ੍ਹੀ ਨੂੰ ਧਰਮ, ਅਤੇ ਇਸ ਰਾਹੀਂ ਜੀਵਨ ਦੀਆਂ ਉੱਚੀਆਂ 
ਸੁੱਚੀਆਂ ਕੀਮਤਾਂ ਵੱਲ ਆਕਰਸ਼ਤ ਕਰਨ ਦੇ ਪ੍ਰਮੁੱਖ ਸਾਧਨ ਇੰਟਰਨੈੱਟ ਅਤੇ ਕੰਪਿਊਟਰ ਹੀ 
ਹਨ। ਅੱਜ ਦੇ ਇਸ ਪੀੜ੍ਹੀ ਦੇ ਵਿਦਵਾਨ ਤੇ ਖੋਜਕਾਰ ਵੀ ਗੁਰਮਤਿ ਅਧਿਐਨ ਲਈ 
ਨਵੀਨਤਮ ਸੂਚਨਾਂ ਤੇ ਪ੍ਰਸਾਰ ਦੇ ਸਾਧਨਾਂ ਦੀਆਂ ਸਹੂਲਤਾਂ ਦੀ ਘਾਟ ਨੂੰ ਬੜੇ ਤੀਬਰ ਰੂਪ ਵਿੱਚ 
ਅਨੁਭਵ ਕਰਕੇ, ਇਸ ਤੋੱ' ਦੂਰ ਹੁੰਦੇ ਜਾ ਰਹੇ ਹਨ। ਉਹ ਪੀੜ੍ਹੀ ਜਿਸ ਨੇ ਆਪਣੀ ਸਾਰੀ 
ਸਿੱਖਿਆ ਹੀ ਇਸ ਮਾਧਿਅਮ ਰਾਹੀਂ ਲਈ ਹੈ, ਉਹਨਾਂ ਨੂੰ ਇਹ ਘਾਟ ਹੋਰ ਵੀ ਸ਼ਿੱਦਤ ਨਾਲ 
ਮਹਿਸੂਸ ਹੁੰਦੀ ਹੈ। 

ਬਾਬਾ ਬਲਜਿੰਦਰ ਸਿੰਘ ਜੀ ਅਕਾਲ ਪੁਰਖ ਦੀ ਅਪਾਰ ਬਖ਼ਸ਼ਿਸ਼ ਦੇ ਪਾਤਰ ਹਨ ਜਿਸ 
ਸਦਕੇ ਉਨ੍ਹਾਂ ਨੂੰ ਸਤਿਗੁਰੂ ਜੀ ਨੇ ਇਹ ਸੇਵਾ ਬਖ਼ਸ਼ੀ ਹੈ। ਕਈ ਸਾਲਾਂ ਤੋ ਜਿੱਥੇ ਉਹ 
ਗੁਰਮਤਿ ਦੇ ਪ੍ਰੰਖ ਤੇ ਅਪ੍ਰੰਖ ਸੋਮਿਆਂ ਨੂੰ ਪ੍ਰੰਗੁਾਮਡ ਰੂਪ ਵਿਚ ਸੀ.ਡੀ. ਅਤੇ ਵੈੱਬਸਾਈਟ ਤੇ 
ਲਿਆ ਰਹੇ ਹਨ, ਉੱਥੇ ਨਾਲ ਹੀ ਉਹ ਇਸ ਨੂੰ ਨਿੱਤ ਹੋਰ ਸੁਧਾਰਨ ਤੇ ਵਧੇਰੇ ਅਧਿਐਨ- 
ਸਹਾਇਕ ਬਨਾਉਣ ਵਿੱਚ ਰੁੱਝੇ ਹੋਏ ਹਨ। ਵਿਅਕਤੀ ਰੂਪ ਵਿੱਚ ਬਿਨਾਂ ਕਿਸੇ ਸੰਸਥਾਗਤ 
ਸਹਾਇਤਾ ਦੇ ਉਹ ਐੱਨਾ ਕੰਮ ਕਰ ਚੁੱਕੇ ਹਨ ਕਿ ਸੰਤ ਸਮਾਜ, ਵੱਖ-ਵੱਖ ਡੇਰੇ ਤੇ ਵੱਡੀਆਂ 
ਸੰਸਥਾਵਾਂ ਉਨ੍ਹਾਂ ਦੇ ਇਸ ਕਾਰਜ ਅਤੇ ਲਗਨ ਉਪਰ ਮਾਣ ਕਰ ਸਕਦੀਆਂ ਹਨ। “ਈਸ਼ਰ 
ਮਾਈਕਰੋ ਮੀਡੀਆ” ਦੇ ਨਵੀਨਤਮ ਸੰਸਕਰਨ ਵਿੱਚ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 
ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਸਵੈਯੇ; ਸ੍ਰੀ ਗੁਰੂ ਗੁੰਥ ਸਾਹਿਬ ਜੀ ਦਾ ਫਰੀਦਕੋਟ ਵਾਲਾ 
ਟੀਕਾ (੪ ਜਿਲਦਾਂ): ਸ. ਮਨਮੋਹਨ ਸਿੰਘ ਰਚਿਤ ਪੰਜਾਬੀ ਅੰਗਰੇਜੀ ਸਟੀਕ (੮ ਜਿਲਦਾਂ): 
ਪੂੰ. ਸਾਹਿਬ ਸਿੰਘ ਜੀ ਰਚਿਤ “ਗੁਰੂ ਗ੍ੁੰਥ ਸਾਹਿਬ ਦਰਪਨ” (੧੦ ਜਿਲਦਾਂ); ਭਾਈ ਕਾਨ੍ਹ 
ਸਿੰਘ ਜੀ ਦਾ “ਮਹਾਨ ਕੋਸ਼” ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਪ੍ਰਕਾਸ਼ਤ ਮੇਰਾ 
“ਸੂ ਗੁਰੂ ਗ੍ੁੰਥ ਸਾਹਿਬ ਕੋਸ਼” (੨ ਜਿਲਦਾਂ) ਨੂੰ ਭਾਈ ਸੰਤੋਖ ਸਿੰਘ ਜੀ ਦੇ “ਸ੍ਰੀ ਗੁਰਪ੍ਰਤਾਪ 
ਸੂਰਜ ਗੰਥ” (੧੪ ਜਿਲਦਾਂ) ਸਮੇਤ ਭਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਾਰਿਆਂ ਨੂੰ ਆਪਸ 
ਵਿੱਚ ਸੰਬੰਧਿਤ ਕਰ ਦਿੱਤਾ ਗਿਆ ਹੈ। ਇਹ ਸੂ ਗੁਰੂ ਗੁੰਥ ਸਾਹਿਬ ਵਿੱਚ ਆਏ ਕਿਸੇ ਵੀ 
ਸਜਦਾ ਮਤ ਤਨ ਦੀ ਜਨ ਨਈ ਜਰੀ ਇੰਜਨ ਹੀ ਰੀ ਉਕਤ ਗਿਸੀ ਦੀ ਟੀਕੇ 
ਵਿੱਚੋਂ ਤੁਕ-ਵਿਸ਼ੇਸ਼ ਦੇ ਅਰਥ ਵੇਖਣੇ ਹੋਣ, ਅਜਿਹੀ ਸੁਵਿਧਾ ਵੀ ਇਸ ਵਿੱਚ ਉਪਲਬਧ ਹੈ। 
ਕਿਸੇ ਵਿਸ਼ੇਸ਼ ਸ਼ਬਦ ਦੇ ਅਚਥਾਂ ਨੂੰ ਲੋੜ ਅਨੁਸਾਰ ਮਹਾਨ ਕੋਸ਼ ਅਥਵਾ 'ਸ੍ਹੀ ਗੁਰੂ ਗੁੰਥ ਕੋਸ਼” 
ਵਿੱਚੋਂ ਵੀ ਵੇਖਿਆ ਜਾ ਸਕਦਾ ਹੈ। ਸ਼ਬਦਾਂ ਦੀ ਢੂੰਡ ਸੀਮਤ ਰੂਪ ਵਿੱਚ ਸ੍ਰੀ ਗੁਰੂ ਗੁੱਥ ਸਾਹਿਬ 
ਦੇ ਕਿਸੇ ਵੀ ਯੋਗਦਾਨੀ ਅਥਵਾ ਰਾਗ ਵਿੱਚੋ ਵੀ ਕੀਤੀ ਜਾ ਸਕਦੀ ਹੈ। ਇਹ ਸਾਰੀ ਭਾਲ ਕਿਸੇ 
ਸ਼ਬਦ ਦੇ ਵੱਖ-ਵੱਖ ਜੋੜਾਂ ਵਾਲੇ ਸ਼ਬਦਾਂ ਦੀ ਇਕੱਠੀ ਵੀ ਹੋ ਸਕਦੀ ਹੈ। ਸਾਰੀਆਂ ਤੁਕਾਂ ਨੂੰ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 








ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 9 





ਅਗਲੀਆਂ-ਪਿਛਲੀਆਂ ਤੁਕਾਂ ਸਮੇਤ ਵੱਖਰੇ ਵੀ ਕੱਢਿਆ ਜਾ ਸਕਦਾ ਹੈ। ਇਸ ਤਰ੍ਹਾਂ ਦੀ ਖੋਜ 
ਅਤੇ ਸਾਫਟਵੇਅਰ ਦੀ ਸਿਰਜਨਾ ਵਡੇਰੀਆਂ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਲਈ 
ਅਨੁਸਰਨ ਕਰਨਯੋਗ ਹੈ। 

ਸੇਵਾ ਲਈ ਹੋਰ ਉਤਸ਼ਾਹ ਬਖ਼ਸ਼ਣ ਤਾਂ ਜੋ ਉਹ ਗੁਰਮਤਿ ਦੇ ਸੁਨੇਹੇ ਦੇ ਪੁਸਾਰ ਵਿਚ ਜੁਟੇ 
ਰਹਿਣ। ਸਾਡੀ ਸਤਿਗੁਰੂ ਜੀ ਦੇ ਦਰਬਾਰ ਵਿੱਚ ਇਹ ਹੀ ਅਰਦਾਸ ਹੈ। 


ਪਟਿਆਲਾ ਡਾ. ਗੁਰਚਰਨ ਸਿੰਘ 
੨੮ ਜਨਵਰੀ, ੨੦੦੫ ਪੰ. (ਰੈਟਾਇਰਡ) ਪੰਜਾਬੀ ਯੂਨੀਵਰਸਿਟੀ, ਪਟਿਆਲਾ 
(ਐਕਸ ਫੈਲੋ ਸੂ ਗੁਰੂ ਗੁੰਥ ਸਾਹਿਬ ਅਧਿਐਨ ਵਿਭਾਗ) 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 10 





੨ਤ੨੩ਕਰਾਂ ਪੂਰਖਾਰਪ 


੧. [ਮੰਗਲਾ ਚਰਨ, ਨਾਮ ਮਹਿਮਾ ਬਰਨਨੰ, ਨਾਮ ਪੁਥਮੋ ਧਜਾਇ] 
(ਉ) “ਅਪਨੇ ਇਸ਼ੂ ਦੀ ਮਰਯਾਦਾ” ਦਾ ਮੂਲ ਮੰਗਲ। 
(ਅ) “ਕਾਵਿ-ਸੰਕੇਤ' ਮਰ੍ਯਾਦਾ ਦਾ ਮੰਗਲ। 
(ਏ) ਅਪਣੇ ਇਸ਼ੂ ਦੇਵ-ਅਕਾਲ ਪੁਰਖ-ਦਾ ਮੰਗਲ। 
(ਸ) ਇਸ਼ੂ ਗੁਰ-ਸੀ ਗੁਰ ਨਾਨਕ ਦੇਵ ਜੀ-ਮੰਗਲ। 
(ਹ) ਇਸ਼ੂ ਗੁਰੂ-ਸੂੀ ਗੁਰੂ ਅੰਗਦ ਦੇਵ ਜੀ-ਮੰਗਲ। 
(ਕ) ਇਸ੍ਹ ਗੁਰੂ-ਸੂੀ ਗੁਰੂ ਅਮਰ ਦੇਵ ਜੀ-ਮੰਗਲ। 
(ਖ) ਇਸ ਗੁਰੂ-ਸ੍ਰੀ ਗੁਰੂ ਰਾਮਦਾਸ ਜੀ-ਮੰਗਲ। 
(ਗ) ਇਸ਼ੂ ਗੁਰੂ-ਸੂੀ ਗੁਰੂ ਅਰਜਨ ਦੇਵ ਜੀ-ਮੰਗਲ। 
(ਘ) ਇਸ਼ੂ ਗੁਰੂ-ਸੀ ਗੁਰੂ ਹਰਿਗੋਵਿੰਦ ਜੀ-ਮੰਗਲ। 
੬੩) ਇਸ਼ੂ ਗੁਰੂ- ਸੀ ਗੁਰੂ ਹਰਿਰਾਇ ਜੀ-ਮੰਗਲ। 
(ਚ) ਇਸ਼ੂ ਗੁਰੂ- ਸੁ ਗੁਰੂ ਹਰਿ ਕ੍ਰਿਸ਼ਨ ਜੀ-ਮੰਗਲ। 
(ਛ) ਇਸ਼ੂ ਗੁਰੂ- ਸ਼ੀ ਗੁਰੂ ਤੇਗ ਬਹਾਦਰ ਜੀ-ਮੰਗਲ। 
(ਜ) ਇਸ਼ੂ ਗੁਰੂ- ਸ਼ੀ ਗੁਰੂ ਗੋਵਿੰਦ ਸਿੰਘ ਜੀ-ਮੰਗਲ। 
` (ਝ) ਗੁਰਮੁਖ-ਵਿਦਕਾ ਤੇ ਨਾਮ ਦਾਤੇ ਦਾ-ਮੰਗਲ। 
(ਵ) ਨਾਮ-ਗੁਰ ਮੰਤੁ ਤੇ ਨਾਮ ਮਹਾਤਮ-ਮੰਗਲ। 
__ (ਟ) “ਵਾਹਿਗੁਰੂ ` ਨਾਮ ਦੀ ਵਿਸ਼ੇਸ਼ਤਾ] 
੨. [ਮੰਗਲ। ਪੱਤਰੀ ਲਿਆਉਣੀ, ਬਾਲੇ ਦਾ ਗੁਰੂ ਅੰਗਦ ਜੀ ਨੂੰ 
ਮਿਲਣਾ] 
੩. [ਸ਼ੀ ਗੁਰ ਨਾਨਕ ਦੇਵ ਜੀ ਦਾ ਅਵਤਾਰ] 
(ਭਾਈ ਬਾਲੇ ਦਾ ਸਰੂਪ) ॥੧..॥ 
(ਕਲਜੁਗ ਦਾ ਜ਼ੋਰ) ॥੪..॥ 
(ਧਰਤੀ ਦੀ ਪੁਕਾਰ) ॥ ੧੫..॥ 
(ਬਾਰ ਦੇਸ਼ ਅਤੇ ਤਲਵੰਡੀ ਮਹਿਮਾ) ॥੩੨.. ॥ 
੪. [ਗੁਰੂ ਜੀ ਦਾ ਅਵਤਾਰ ਉਤਸਾਹ ਤੇ ਨਾਮ ਧਰਨਾ] 
(ਕਵਿਤਾ ਦੇ ਦੋਸ਼) ॥੧॥ 
(ਕਵਿ ਨੰਮੁਤਾ) ॥੧॥ 
(ਨਾਨਕ ਪਦ ਦੇ ਅਰਥ) ॥੫੭॥ 
੫. [ਸ਼ੀ ਗੁਰੂ ਨਾਨਕ ਜੀ ਦੀ ਬਾਲ ਲੀਲਾ] 
(ਗੁਰੂ ਜਾ ਦਾ ਮਨ ਪਸੰਦ ਭੋਜਨ) ॥੧੪॥ 
੬. [ਗੋਪਾਲ ਪਾਂਧੇ ਪੁਤਿ ਉਪਦੇਸ਼] 
(ਪਾਧੇ ਪਾਸ ਜਾਣ ਦਾ ਦ੍ਰਿਸ਼) ॥੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 11 





(ਗੋਪਾਲ ਪਾਂਧੇ ਪੁਤਿ ਉਪਦੇਸ਼) ॥੧੨.. ॥ 
੭. [ਬਾਲ ਲੀਲ੍ਹਾ, ਪਿਤਾ ਪੁਤਿ ਸਪਤ ਸ਼ਲੋਕੀ ਗੀਤਾ ਦੇ ਅਰਥ 
ਸੁਨਾਏ] 


(ਸ਼ੀ ਗੁਰ ਗੁੰਥ ਮੰਗਲ) ॥੧॥ 
(ਸਪਤ ਸ਼ਲੋਕੀ ਗੀਤਾ ਦੇ ਅਰਥ ਸੁਣਾਏ) ॥੩੧॥ 
੮. [ਗੁਰ ਸਿੱਖ ਦਾ ਮੰਗਲ। ਮੁੱਲਾਂ ਪੁਤਿ ਉਪਦੇਸ਼] 
੯. [ਸਾਰਦਾ ਦਾ ਮੰਗਲ। ਸੱਚਾ ਜੰਵੂ।] 
(ਹਰਦਿਆਲ ਪੰਡਿਤ) ॥੩॥ 
(ਬਦੋਬਦੀ ਜਨਊ ਪਾ ਦਿੱਤਾ) ॥੪੩॥ 
੧੦. [ਅਰਦਾਸ। ਗਊਆਂ ਚਾਰਨਾ। ਖੇਤ ਹਰਿਆ ਕਰਨਾ] 
(ਸਤਿਗੁਰਾਂ ਅਗੇ ਅਰਦਾਸ) ॥੧॥ 
(ਗਊਆਂ ਚਾਰਨਾ) ॥੧੪..॥ 
(ਖੇਤ ਹਰਿਆ ਕਰਨਾ) ॥੪੧॥ 
੧੧. [ਯਾਚਨਾ। ਸਰਪ ਨੇ ਛਾਯਾ ਕਰਨੀ। ਰਾਇ ਬੁਲਾਰ ਨੂੰ ਸਿਦਕ] 
(ਸਰਪ ਛਾਇਆ) ॥੧੫॥ 
(ਰਾਇ ਬੁਲਾਰ) ॥੧੯॥ 
(ਗੁੀਖਮ-ਗਰਮੀ ਰੁੱਤ ਦਾ ਦ੍ਰਿਸ਼ਟਾਂਤ) ॥੪੩.. ॥ 
੧੨. [ਸਾਰਦਾ ਮੰਗਲ। ਖੇਤ ਬੀਜਣਾ। ਬ੍ਰਿੱਖ ਛਾਇਆ ਅਸਥਿਰ] 
(ਪਾਵਸ ਰੁੱਤ ਦਾ ਦ੍ਰਿਸ਼ਟਾਂਤ) ॥ ੨..॥ 
(ਬਿਰਖ ਛਾਯਾ ਅਸਥਿਰ) ॥੪੧॥ 
(ਰਾਇ ਬੁਲਾਰ ਦੀ ਕਾਲੂ ਜੀ ਨੂੰ ਤਾਕੀਦ) ॥੪੭॥ 
੧੩. [ਸਾਰਦਾ ਮੰਗਲ। ਵੈਦ ਨੂੰ ਉਪਦੇਸ਼] 
(ਸਰਦ ਰੁਤ ਦਾ ਦ੍ਰਿਸ਼ਟਾਂਤ) ॥ ੨..॥ 
(ਵੈਦ ਹਰਦਾਸ) ॥ ੩੩॥ 
(ਮਿਨ ਦੇ ਰੋਗ) ॥੫੦॥ 
੧੪. [ਗੁਰ ਨਾਨਕ ਮੰਗਲ। ਖਰਾ ਸੌਦਾ ਕਰਨ ਜਾਣਾ।] 

(ਹੇਮੰਤ-ਹਿਮਕਰ ਰੁਤ ਦ੍ਰਿਸ਼ਟਾਂਤ) ॥ ੭..॥ 
(ਸੰਤਾਂ ਦਾ ਆਸ਼ੁਮ - ਤਪ ਦ੍ਰਿਸ਼) ॥੪੩..॥ 
(ਸੰਤਰੇਣ) ॥੪੮, ੬੮॥ 
(ਸੰਤਾਂ ਹਿਤ ਖੂੀਦੀ ਸਾਮਗ੍ਰੀ ਦੀ ਵੇਰਵਾ) ॥ ੭੫.. ॥ 

੧੫. [ਗੁਰੂ ਅੰਗਦ ਦੇਵ ਮੰਗਲ। ਖਰਾ ਸੌਦਾ; ਬਾਬਾ ਕਾਲੂ ਤੇ ਰਾਯ 

ਬੁਲਾਰ।| 
(ਕਾਲੂ ਜੀ ਨੇ ਚਪੇੜਾਂ ਮਾਰਨੀਆਂ) ॥੨੬..॥ 
(ਰਾਇ ਬੁਲਾਰ ਦਾ ਕਾਲੂ ਜੀ ਉਤੇ ਰੋਸ) ॥੪੭॥ 
੧੬. [ਗੁਰੂ ਅਮਰਦੇਵ ਮੰਗਲ। ਛਾਪ ਲੋਟਾ ਸਾਧੂ ਨੂੰ ਦਿੱਤਾ, 
ਸੁਲਤਾਨਪੁਰ ਜਾਣਾਂ] 

(ਪਤਝੜ ਰੁੱਤ ਦ੍ਰਿਸ਼ਟਾਂਤ) ॥੧੦..॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 12 





(ਛਾਪ ਲੋਟਾ ਸਾਧੂ ਨੂੰ ਦਿੱਤਾ) ॥੩੦॥ 
(ਸੁਲਤਾਨਪੁਰ ਪਹੁੰਚੇ) ॥੪੭.. ॥ 

੧੭. [ਗੁਰੂ ਰਾਮਦਾਸ ਜੀ ਦਾ ਮੰਗਲ। ਮੋਦੀ ਦੀ ਕਾਰ ਆਰੰਭੀ। ] 

(ਮੋਦੀ ਦੀ ਕਾਰ) ॥੧੨..॥ 
(ਕਾਲੂ ਜੀ ਸੁਲਤਾਨਪੁਰ ਗਏ) ॥੩੬.. ॥ 

੧੮. [ਮੋਦੀ ਦੀ ਕਾਰ। ਲੇਖਾ ਕੀਤਾ। ੧੩੫ ਵਾਧਾ ਨਿਕਲੇ] 
(ਲੇਖਾ ਕੀਤਾ, ੧੩੫) ਵਾਧਾ ਨਿਕਲੇ) ॥ ੭੫॥ 

੧੯. [ਸਹੀ ਗੁਰੂ ਹਰਗੋਵਿੰਦ ਮੰਗਲ। ਸਤਿਗੁਰੂ ਜੀ ਦੀ ਸਗਾਈ।] 
(ਗੁਰੂ ਜੀ ਦੇ ਨਾਨਕਿਆਂ ਦਾ ਜ਼ਿਕਰ) ॥੨੦॥ 
(ਮਰਦਾਨੇ ਨੂੰ ਕੀਰਤਨ ਦਾ ਵਰ) ॥੬੫.. ॥ 

੨੦. [ਸ਼੍ਹੀ ਗੁਰੂ ਹਰਿਰਾਇ ਮੰਗਲ। ਲੇਖਾ ਕੀਤਾ, ੩੨੧) ਵਾਧਾ ਲਏ] 
(ਦੌਲਤ ਖਾਂ ਨੂੰ “ਨਾਨਕ” ਨਾਮ ਦੇ ਅਰਥ ਦੱਸੇ) ॥ ੩੭..॥ 
(ਲੇਖਾ ਕੀਤਾ, ੩੨੧) ਵਾਧਾ ਲਏ) ॥੫੫॥ 
(ਨਵਾਬ ਦੀ ਕੁਤਰਕ, ) ॥ ੩੯..॥ 
(ਗੁਰੂ ਜੀ ਵਲੋ ਕੁਤਰਕ ਦਾ ਉੱਤਰ) ॥੪੨.. ॥ 
੨੧. [ਸ਼ੀ ਗੁਰੂ ਹਰਕ੍ਰਿਸ਼ਨ ਮੰਗਲ। ਬਰਾਤ ਦੀ ਚੜ੍ਹਾਈ।] 
(ਬਰਾਤ ਦੀ ਚੜਾਈ) ॥੪੫॥ 
(ਬਾਰਾਤੀਆਂ ਦੇ ਨਾਮ) ॥੪੫॥ 
(ਸ਼ੁਭ ਸ਼ਗਨ) ॥੪੯.. ॥ 
੨੨. [ਸ਼ੀ ਗੁਰ ਤੇਗ ਬਹਾਦਰ ਮੰਡਲ। ਬਰਾਤ ਦਾ ਢੁਕਾਉ। ਵਿਆਹ।] 
(ਵਿਵਾਹ ਉਤਸ਼ਾਹ) ॥੧੪॥ 
੨੩. [ਸਹੀ ਗੁਰੂ ਗੋਬਿੰਦ ਸਿੰਘ ਮੰਗਲ। ਤਲਵੰਡੀ ਜਾਣਾ।] 
(ਮਹੀਨੇ ਲਈ ਮੋਦੀਖਾਨਾ ਬਾਲੇ ਪਾਸ) ॥੩੩॥ 
(ਹਰਦਿਆਲ ਪੰਡਿਤ ਨਿਹਾਲ) ॥੬੬॥ 
(ਉਸਤਾਦਾਂ ਨੂੰ ਮਿਲੇ) ॥ ੭੫॥ 
੨੪. [ਗੁਰਬਾਣੀ ਮੰਗਲ। ਸੁਲਤਾਨਪੁਰ ਆਉਣਾ] 
(ਗੁਰਬਾਣੀ ਮੰਗਲ) ॥੧॥ 
(ਹੁਮਾ ਪੰਛੀ ਦ੍ਰਿਸ਼ਟਾਂਤ) ॥ ੯..॥ 
(ਕਾਲੂ ਜੀ ਨੇ ਧਨ ਦੀ ਮਹਿਮਾ ਦੱਸਣੀ) ॥੨੦.. ॥ 
੨੫. [ਸਰਸੂਤੀ ਮੰਗਲ। ਮੂਲੇ ਤੇ ਚੰਦੋ ਰਾਣੀ ਦਾ ਆ ਕੇ ਗੁੱਸੇ ਹੋਣਾ।] 
(ਮੂਲੇ ਦਾ ਸੁਭਾਅ] ॥੧੧॥ 
(ਚੰਦੋਰਾਨੀ) ॥੨੩॥ 
੨੬. [ਸ਼ਾਰਦਾ ਮੰਗਲ। ਸਿਰੀ ਚੰਦ ਜਨਮ] 
(ਸਿਰੀ ਚੰਦ ਜੀ ਦਾ ਜਨਮ) ॥੫੬॥ 
੨੭. [ਸ਼੍ਹੀ ਗੁਰੂ ਮੰਗਲ। ਮਨਸੁਖ ਤੇ ਭਗੀਰਥ।] 
(ਭਗੀਰਥ) ॥੨॥ 
(ਮਨਸੁਖ) ॥੩੬॥ 
(ਮਨਸੁਖ ਪੁਤੀ ਉਪਦੇਸ਼) ॥੬੭..॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 13 





(ਮੁਕਤੀ ਦੇ ਤਿੰਨ ਸਾਧਨ) ॥ ੭੨॥ 
੨੮. [ਗੁਰ ਚਰਨ ਮੰਗਲ। ਵੇਈਂ ਪੁਵੇਸ਼।] 
(ਗਿਆਨ ਤਰੋਵਰ) ॥੬॥ 
(ਸੁਲਤਾਨਪੁਰ ਵਿੱਚ ਰੌਲਾ) ॥ ੩੭॥ 
੨੯. [ਗੁਰਚਰਣ ਮੰਗਲ। ਵੇਈਂ ਤੋ ਬਾਹਰ ਆਉਣਾ, ਮੋਦੀ ਦੀ ਕਾਰ 
ਤਯਾਗਣੀ।] 
(ਸੰਤਘਾਟ) ॥ ੭॥ 
(ਮੋਦੀਖਾਨਾ ਲੁਟਾਉਣਾ) ॥ ੧੭..॥ 
(ਮੋਦੀਖਾਨਾ ਲੁਟਾ ਮਸਾਣਾਂ ਵਿੱਚ) ॥੨੪॥ 
(ਲੇਖਾ, ੭੬੦) ਵਾਧੇ ਦੇ ਨਿੰਕਲੇ) ॥੩੯॥ 
੩੦. [ਗੁਰ ਪਗ ਪ੍ਰੈਮ ਮੰਗਲ। ਮੂਲੇ ਦਾ ਆਉਣਾ। ਸ਼ਯਾਮੇ ਦਿਜ ਨੂੰ 
ਉਪਦੇਸ਼, ਲਖਮੀ ਚੰਦ ਜਨਮ] 
(ਮੂਲੇ ਦਾ ਕ੍ਰੋਧ] ॥੭॥ 
(ਸ਼ਿਆਮਾ ਪੰਡਿਤ) ॥੧੬॥ 
(ਲਖਮੀ ਚੰਦ ਜੀ ਦਾ ਜਨਮ) ॥੪੮॥ 
੩੧. [ਸਾਰਦਾ ਮੰਗਲ, ਮੁੱਲਾਂ ਨਿਸਤਾਰਾ, ਮਸੀਤ ਤੇ ਨ੍ਰਾਬ ਦਾ ਪ੍ਰਸੰਗ] 
(ਨਵਾਬ ਦੁਬਿਧਾ ਵਿੱਚ) ॥੧੧॥ 
(ਨਵਾਬ ਨੇ ਮੁੱਲਾਂ ਨੂੰ ਭੇਜਣਾ) ॥ ੧੧॥ 
(ਮੁੱਲਾਂ ਨੂੰ ਉਪਦੇਸ਼) ॥੨੫॥ 
੩੨. [ਗੁਰਚਰਨ ਮੰਗਲ। ਮਸੀਤ ਕੌਤਕ] 
(ਨਵਾਬ ਨੂੰ ਉਪਦੇਸ਼] ॥ ੧੯..॥ 
(ਜੈਰਾਮ ਦੀ ਸ਼ੁਧਾ) ॥੫੦॥ 
੨੩. [ਚਰਣ ਧੂੜ ਮੰਗਲ। ਮਾਤਾ ਸੁਲਖਣੀ ਜੀ ਦਾ ਪੇਕੇ ਜਾਣਾ] 
(ਗੁਰੂ ਨਾਨਕ ਜੀ ਦਾ ਲਿਬਾਸ) ॥੬॥ 
(ਮੂਲੇ ਅਤੇ ਚੰਦੋਰਾਨੀ ਦੇ ਕਠੋਰ ਬਚਨ) ॥੭.. ॥ 
੩੪. [ਗੁਰੂ ਪਗ ਮੰਗਲ। ਮਰਦਾਨਾ ਆਯਾ] 
(ਮਰਦਾਨਾ ਗੁਰੂ ਜੀ ਪਾਸ ਆਯਾ) ॥੨੩੩॥ 
(ਮਰਦਾਨੇ ਨੂੰ ਨਾਲ ਰਹਿਣ ਲਈ ਪ੍ਰੇਰਨਾ) ॥ ੩੭..॥ 
(ਭੁੱਖ ਤੇਹ ਸਹਿਣ ਲਈ ਤਿਆਰ ਰਹਿਣ ਵਾਸਤੇ ਕਹਿਣਾ) ॥੫੨॥ 
(ਮਰਦਾਨੇ ਦੀ ਰਬਾਬ) ॥ ੬੩॥ 
੩੫. [ਗੁਰਚਰਣ ਮੰਗਲ। ਰਬਾਬ ਲਿਆਉਣਾ] 
(ਫਿਰੰਦਾ) ॥ ੨੧, ੨੯॥ 
(ਮਰਦਾਨੇ ਦੀ ਰਬਾਬ) ॥ ੪੨ ॥ 
(ਰਬਾਬ ਸੁਣ ਕੇ ਪਸੁ-ਪੰਛੀ ਮੋਹੇ ਜਾਣੇ) ॥੪੩॥ 
(ਰਬਾਬ ਸੁਣ ਕੇ ਗੁਰੂ ਜੀ ਦੀ ਸਮਾਧੀ ਲੋਗਣੀ) ॥੪੪॥ 
੩੬. [ਗੁਰ ਚਰਨ ਮੰਗਲ। ਮਰਦਾਨੇ ਦੀ ਭੁਖ। ਬੇਬੇ ਜੀ ਪਾਸੋ' ਵਿਦਾ] 
(ਬੇਬੇ ਨਾਨਕੀ ਨਾਲ ਬਚਨ ਬਿਲਾਸ) ॥੪੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 14 





੩੭. [ਕਥਾ ਮੰਗਲ। ਨਾਨਕ ਪ੍ਰਕਾਸ਼ ਰਿਨ੍ਹਾਂ ਪੁਸਤਕਾਂ ਤੋਂ ਬਣਿਆ] 
(ਹਿੰਦਾਲੀਆਂ ਦੀ ਖੁਟਾਈ) ॥੨੧॥ 
(ਗੁਰੂ ਨਾਨਕ ਮਹਿਮਾ) ॥੫੭॥ 
(ਸਫੈਦ ਰੰਗ ਦੇ ਦ੍ਰਿਸ਼ਟਾਂਤ) ॥੫੭॥ 
੩੮. [ਗੁਰੂ ਨਾਨਕ ਮੰਗਲ। ਭਾ: ਲਾਲੋ ਮਿਲਾਪ] 
(ਭਾਈ ਲਾਲੋ ਮਿਲਾਪ) ॥ ੭..॥ 
(ਨੌਂ ਪੁਕਾਰ ਦੀ ਭਗਤੀ) ॥੧੮. ॥ 
੩੯. [ਗੁਰਚਰਣ ਮੰਗਲ। ਮਲਕ ਭਾਗੋ ਆਦਿ] 
(ਮਲਿਕ ਭਾਗੋ) ॥੩..॥ 
(ਭਾਗੋ ਦਾ ਪਰਦਾ ਫਾਸ਼) ॥੪੯..॥ 
(ਖਾਨ ਦਾ ਪੁਤੁ ਮਰਨਾ) ॥੮੭॥ 
੪੦. [ਚਰਣ ਰਜ ਮੰਗਲ। ਤਿਲਵੰਡੀ ਜਾਣਾ] 
(ਰਾਇ ਬੁਲਾਰ ਦਾ ਮਰਦਾਨੇ ਅੱਗੇ ਤਰਲਾ) ॥ ੪੦..॥ 
(ਚੰਦੂਭਾਨ ਦਾ ਖੂਹ) ॥੬੬॥ 
੪੧. [ਗੁਰਚਰਨ ਮੰਗਲ। ਤਲਵੰਡੀ ਆਉਣਾ। ] 
(ਗੁਰੂ ਜੀ ਦਾ ਪ੍ਰ ਵਾਰ-ਗਿਆਨ ਪੁਤ ਵਾਲਾ) ॥੩੦..॥ 
(ਰਾਇ ਬੁਲਾਰ ਦਾ ਪ੍ੋਮ) ॥੩੮.. ॥ 
੪੨. [ਚਰਣ ਰਜ ਮੰਗਲ-ਤਲਵੰਡੀ ਪ੍ਰਸੰਗ] 
੪੩੨. [ਚਰਣ ਕਮਲ ਮੰਗਲ। ਗਯਾਨ ਉਪਦੇਸ਼। ਤੁਲਸਾਂ] 
(ਰਾਇ ਪ੍ਰਤਿ ਗਜਾਨ ਉਪਦੇਸ਼) ॥੨..॥ 
(ਰਾਇ ਨੂੰ ਦਿੱਤੇ ਉਪਦੇਸ਼ ਦਾ ਨਿਚੋੜ) ॥੪੪..॥ 
(ਤੁਲਸਾਂ ਦਾਸੀ) ॥੫੬.. ॥ 
੪੪. [ਗੁਰਚਰਣ ਮੰਗਲ। ਸੰਗਲਾਦੀਪ ਜਾਣਾ। ਸ਼ਿਵਨਾਭ] 
(ਕੀਟੀ ਅਤੇ ਬਿਹੰਗਮ ਮਾਰਗ) ॥ ੧੯..॥ 
(ਗੁਰਸਿਖ ਦਾ ਸਦਾ ਹੀ ਬੁਤ) ॥੨੨..॥ 
(ਪਾਹਨ ਪੂਜਾ ਖੰਡਨ] ॥ ੩੨॥ 
੪੫. [ਸ੍ਰੀ ਗੁਰੂ ਚਰਣ ਮੰਗਲ। ਤਲਵੰਡੀ ਤੋ" ਟੁਰਨਾ] 
(ਸ਼ਿਵਨਾਭ ਪਾਸ ਬਣਾਵਟੀ ਨਾਨਕ) ॥੩..॥ 
(ਰਾਇ ਨੇ ਨਾਨਕ ਨਾਮ ਤੇ ਤਾਲਾਬ ਬਣਾਉਣਾ) ॥ ੪੨੩॥ 
(ਭਗਤੀ ਰੂਪੀ ਨਦੀ ਦਾ ਦ੍ਰਿਸ਼ਟਾਂਤ) ॥੪੮.. ॥ 
੪੬. [ਚਰਣ ਮੰਗਲ। ਅੱਕ ਖੱਖੜੀਆਂ ਖੁਵਾਕੇ ਮਰਦਾਨੇ ਦੀ ਭੁਖ 
ਨਿਵਾਰੀ। ਕਾਵਰੂ ਦੇਸ਼] 
(ਮਰਦਾਨੇ ਨੂੰ ਖੱਖੜੀਆਂ ਖੁਆਈਆਂ) ॥੧੧..॥ 
(ਕਾਵਰੂ ਦੇਸ਼) ॥੨੧॥ 
(ਮਰਦਾਨੇ ਦਾ ਮੀਢਾ ਬਣਨਾ) ॥੨੯.. ॥ 
੪੭. [ਨਖਕਾਂਤ ਮੰਗਲ। ਸੰਗਲਾਦੀਪ। ਰਾਜਾ ਸ਼ਿਵਨਾਭ] 


(ਨਾਗਾ ਬੰਦਰ - ਸੰਗਲਾ ਦੀਪ) ॥੧੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 15 





(ਗੁਰੂ ਜੀ ਸੁੱਕਿਆ ਬਾਗ ਹਰਾ ਕਰਨਾ) ॥੧੩॥ 
(ਗੁਰੂ ਜੀ ਦੀ ਪ੍ਰੀਖਿਆ) ॥੧੯॥ 

(ਪਿਦਮਨੀ ਭੇਜਣੀ) ॥ ੩੭..॥ 

(ਸ਼ਿਵਨਾਭ ਨੇ ਗੁਰੂ ਜੀ ਪਾਸ ਆਉਣਾ) ॥੬੪.. ॥ 

੪੮. [ਧਯਾਨ ਮਹਿਮਾ। ਸ਼ਿਵਨਾਭ ਪੂਤਿ ਉਪਦੇਸ਼। ਯੋਗ] 
(ਸ਼ਿਵਨਾਭ ਦੇ ਪ੍ਰੇਮ ਦਾ ਪਰੀਖਿਆ) ॥੫॥ 
(ਸ਼ਿਵਨਾਭ ਦਾ ਰਾਣੀ ਦਾ ਨਾਂ ਚੰਦਕਲਾ) ॥ ੧੮..॥ 

(ਦੋ ਪੁਕਾਰ ਦਾ ਜੋਗ) ॥੨੫॥ 

(ਕਸ਼ਟ ਯੋਗ ਦੇ ਅੱਠ ਅੰਗ) ॥੨੬..॥ 

(੧ ਯਮ) ॥੨੭..॥ 

(ਤਿੰਨ ਪੁਕਾਰ ਦੀ ਹਿੰਸਾ ੧) ॥੨੮॥ (ਸੱਚ ੨) ॥੩੦॥ 
(ਦੋ ਪੁਕਾਰ ਦੀ ਚੋਰੀ ੩) ॥੩੦॥ (ਬੁਹਮਚਰਜ ੪) ॥੩੨॥ 
(ਅੱਠ ਪੁਕਾਰ ਦਾ ਕਾਮ) ॥੩੨॥ (ਧੀਰਜ ੫) ॥੩੫॥ 
(ਖਿਮਾ ੬) ॥੩੬॥ (ਦਯਾ ੭) ॥੩੭॥ 
(ਕੋਮਲਤਾ ੮) ॥੩੮॥ (ਸ਼ੁੱਧ ਆਹਾਰ ੯) ॥੩੮॥ 
(ਸੋਚ ੧੦) ॥੩੯॥ 

(੨ ਨੇਮ) ॥੪੦॥ 

(ਤਿੰਨ ਪੁਕਾਰ ਦਾ ਤਪ ੧) ॥੪੧॥ (ਦੋ ਕਿਸਮ ਦਾ ਸੰਤੋਖ ੨) 


॥੪੩॥ 
(ਆਸਤਿਕ ਬੁੱਧ ੩) ॥੪੬॥ (ਤਿੰਨ ਪੁਕਾਰ ਦਾ ਦਾਨ ੪) 


॥੪੭॥ 
(ਪੂਜਾ ੫) ॥੫੧॥ (ਪਾਠ ੬) ॥੫੨॥ 
(ਪੜ੍ਹੇ ਸੁਣੇ ਉਤੇ ਅਮਲ ੭) ॥੫੩॥ (ਸ਼ਾਤਕੀ _ਬ੍ਰਿਤਿ _ ੮) 
॥੫੪॥ 
(ਪਾਠ ਵਿਧਿ ੯) ॥੫੫॥ (ਹੋਮ ੧੦) ॥੫੫॥ 
(ਬੁਹਮ ਹੋਮ) ॥੫੬॥ 
(੩ ਇਕੰਤ ਦੇਸ਼) ॥੫੯॥ 
(੪ ਆਸਣ) ॥੬੦॥ (ਸਿੱਧ ਆਸਣ) ॥੬੨॥ _ ਪਦਮ ਆਸਣ) ॥੬੪॥ 
(੫ ਪ੍ਰਾਣਾਯਾਮ ਦੇ ਅੰਗ) ॥੬੫॥ 
(੬ ਧਿਆਨ) ॥ ੭੧॥ (ਦੋ ਪੁਕਾਰ ਦਾ ਧਿਆਨ) ॥੭੨॥ 
(ਧਾਰਨਾ) ॥ ੭੪॥ 
(੮ ਸਮਾਧਿ) ॥੭੬॥ 
(ਸਾ-ਵਿਕਲਪ ਸਮਾਧਿ) ॥ ੭੭॥ (ਨਿਰ-ਵਿਕਲਪ ਸਮਾਧਿ) 
॥੭੮॥ 
(ਭਗਤਿ ਯੋਗ ਦੇ ਅੱਠ ਅੰਗ) ॥੮੦॥ 
੪੯. [ਗੁਰ ਪਦ ਨਖ ਮੰਗਲ। ਤ੍ਰਿਯਾ ਰਾਜ ਉਪਦੇਸ਼] 
(ਪਾਣ ਸੰਗਲੀ) ॥੬॥ 
(ਲੈਗਰ ਵਿੱਚ ਇੱਕੀ ਮਣ ਲੂਣ) ॥੧੦॥ 
(ਤਰਿਆ ਰਾਜ) ॥੧੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 16 





(ਿਰਦਾਨੇ ਦਾ ਮੀਢਾ) ॥੨੧॥ 
(ਘੜਾ ਸਿਰ ਚੰਬੜਿਆ) ॥੨੯॥ 
(ਨੂਰਸ਼ਾਹ) ॥੩੦॥ 

੫੦. [ਸਤਿਗੁਰ ਮੰਗਲ। ਭਰਥਰੀ। ਕੌਡਾ] 
(ਭਰਥਰਿ) ॥੨॥ 
(ਭਰਥਰਿ ਦਾ ਪੂਰਬ ਪ੍ਰਸੰਗ] ॥ ੧੨॥ 
(ਕੌਡਾ) ॥੩੩॥ 
(ਮਰਦਾਨਾ ਰਾਖਸ਼ ਦੇ ਕਾਬੂ) ॥ ੪੪॥ 
(ਗੁਰੂ ਜੀ ਦਾ ਬਿਰਦ) ॥੫੨॥ 
(ਅਦਭੁਤ ਸ਼ੀਸ਼ਾ) ॥੬੯॥ 
(ਕੌਡੇ ਦਾ ਪੂਰਬ ਪ੍ਰਸੰਗ) ॥੮੪॥ 
(ਵਿਚਾਰ ਰੂਪ ਦਰਪਨ) ॥ ੯੮॥ 

੫੧. [ਸਾਰਦਾ ਮੰਗਲ। ਸਾਲਸਰਾਇ ਜੌਹਰੀ] 
(ਕੌਡੇ ਦਾ ਪੁਸੰਗ ਸੁਣ ਗੁਰੂ ਜੀ ਦੀ ਸਮਾਧਿ) ॥੨॥ 
(ਬਿਸ਼ੰਭਰਪੁਰ - ਪਟਨਾ) ॥੨੨॥ 
(ਸਾਲਸ ਰਾਇ ਜੌਹਰੀ) ॥੨੮॥ 

੫੨. [ਗੁਰਚਰਣ ਮੰਗਲ। ਮਛ, ਕਲਿ, ਨਾਰਦ] 
(ਮੱਛ ਦਾ ਪੁਸੰਗ) ॥੮॥ 
(ਮੱਛ ਦਾ ਪੂਰਬ ਪ੍ਰਸੰਗ) ॥੧੫॥ 
(ਕਲਹ ਮਿਲਾਪ) ॥੨੮॥ 
(ਨਾਰਦ ਮਿਲਾਪ) ॥ ੩੩ ॥ 
(ਸਰੋਤਿਆਂ ਦਾ ਭਾਈ ਬਾਲੇ ਨੂੰ ਪ੍ਰਸ਼ਨ) ॥੫੧॥ 
(ਦ੍ਰਿਸ਼ਟਾਂਤ ਗਰੀਬ ਤੇ ਅਮੀਰ ਦਾ ਪੇਟ ਦਰਦ) ॥੫੫॥ 

੫੩. [ਗੁਰਚਰਣ ਮੰਗਲ। ਸੁਧਰਸੈਨ] 

(ਬਿਸੀਹਰ ਦੇਸ਼ ਦਾ ਰਾਜਾ ਸੁਧਰਸੈਨ) ॥੪॥ 
(ਝੰਡਾ ਬੇਢੀ) ॥੯ ॥ (ਇੰਦੁਸੈਨ) ॥੧੩॥ 
(ਗੁਰੂ ਜੀ ਵਲੋਂ ਗਿਆਨ ਉਪਦੇਸ਼) ॥੪੭॥ 
(ਧਨ ਧਾਨ ਅਰਪਨ) ॥੫੨॥ (ਸਰੀਰ ਅਰਪਨ) ॥੫੫॥ 
(ਅੰਤਹਕਰਨ ਅਰਪਨ) ॥੫੯॥ (ਸੰਕਲਪ ਮਨ ਦਾ ਧਰਮ) ॥੬੧॥ 
(ਨਿਸ਼ਚਾ ਬੁੱਧ ਦਾ ਧਰਮ) ॥੬੪॥ (ਚਿਤਵਨਾ ਚਿੱਤ ਦਾ _ ਧਰਮ) 
॥੬੬॥ 
(ਹਉਮੈ ਅਹੰਕਾਰ ਦਾ ਧਰਮ) ॥ ੬੭॥ 

(ਇੰਦੂਸੈਨ ਨੂੰ ਮੰਜੀ ਬਖਸ਼ਣ ਲੱਗੇ) ॥੭੬॥ ਵੰਡੇ ਨੂੰ ਮੰਜੀ ਬਖਸ਼ੀ) ॥ ੭੯॥ 
(ਸੁਧਰਸੈਨ ਗੁਰੂ ਜੀ ਦੀ ਸ਼ਰਨ) ॥੯੦॥ __(ਸੁਧਰਸੈਨ ਦੀ ਨਿਮੂਤਾ) ॥੯੮॥ 
੫੪. [ਗੁਰ ਚਰਨ ਮੰਗਲ। ਮਧੁਰਬੈਨ, ਦੇਵਲੂਤ ਰਾਖਸ਼] 

(ਬੁਹਮ ਪੁਰ) ॥੧੦॥ 
(ਮਰਦਾਨੇ ਦੇ ਖਿਝ ਕੇ ਕਹੇ ਬਚਨ) ॥੧੬॥ 
(ਮਿਧੁਰਬੈਨ) ॥੧੭॥ 

ਜਿਪ, ਤਪ, ਕਰਮ, ਨਾਮ ਬਿਨਾਂ ਨਿਹਫਲ) ॥੩੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 17 





(ਮਰਦਾਨੇ ਨਾਲ ਬਿਲਾਸ ਦੇ ਬਚਨ) ॥੫੩॥ 
(ਰਾਕਸ਼ਾਂ ਦਾ ਰਾਜਾ) ॥੬੫॥ (ਰਾਕਸ਼ ਅੰਨ੍ਹੇ ਹੋਏ) 
॥੭੫॥ 
(ਸੱਤ ਵਾਰੀ ਪਰਤਾਵਾ) ॥੮੧॥ (ਦੇਵਲੂਤ) ॥੮੯॥ 
੫੫. [ਗੁਰ ਚਰਣ ਮੰਗਲ। ਦੇਵਲੂਤ, ਬਨਮਾਨਸ ਰਾਖਸ਼।] 

(ਦੇਵਲੂਤ ਪ੍ਰਤੀ ਉਪਦੇਸ਼) ॥ ੭..॥ 
(ਬਨਮਾਨਸ) ॥੨੫॥ 
(ਦੈਂਤ ਨੇ ਮਰਦਾਨਾ ਸਾਬਤ ਨਿਗਲਨਾ) ॥ ੫੨॥ 
(ਦੈੱਤ ਦੀ ਪੂਰਬ ਕਥਾ) ॥ ੭੧॥ 
(ਸਤਿਸੰਗਤਿ ਮਹਿਮਾ) ॥੭੮॥ 

੫੬. [ਗੁਰ ਚਰਣ ਮੰਗਲ। ਕਮਲ ਨੈਨ] 
(ਮਰਦਾਨੇ ਉੱਪਰ ਖ਼ੁਸ਼ੀ ਦੇ ਬਚਨ) ॥ ੭, ੧੫॥ 
(ਕਵਲਨੈਨ) ॥੫੭..॥ 
(ਕਵਲਨੈਨ ਪੂਰਬਲਾ ਪ੍ਰਸੰਗ) ॥ ..੧੦੦॥ 

੫੭. [ਗੁਰਚਰਣ ਮੰਗਲ। ਮੱਕੇ ਜਾਣਾ] 
(੧੮ ਟਾਪੂਆਂ ਦੇ ਰਾਜੇ) ॥੬..॥ 
(ਤੁਸੀਂ ਕੌਣ ਹੋ? ਦਾ ਉਤਰ) ॥ ੨੮..॥ 
(ਬਹਾਵਲਦੀਨ) ॥੩੧॥ 
(ਤਿੰਨ ਪ੍ਰਕਾਰ ਦਾ ਪੜ੍ਹਨਾ) ॥ ੩੩.. ॥ 

੫੮. [ਸੰਤ ਮੰਗਲ। ਮੱਕਾ, ਜੀਵਣ ਪੁਸੰਗ] 
(ਜੀਵਨ ਕਾਜ਼ੀ) ॥ ੧੫..॥ 
(ਫਿਰਿਆ ਮੱਕਾ..) ॥੨੦..॥ 
(ਅਮਲਾਂ ਨਾਲ ਨਿਬੇੜਾ) ॥੩੮॥ 
(ਜੀਵ ਦੇ ਤਿੰਨ ਮਿਤ੍ਰ) ॥੩੯.. ॥ 
੫੯. [ਸਹੀ ਗੁਰੂ ਗੁੰਥ ਮੰਗਲ। ਮਦੀਨਾ, ਸੁਲਤਾਨਪੁਰ ਜਾਣਾ] 
(ਮੁਹੰਮਦ ਸਾਹਿਬ ਦੀ ਗੋਰ ਨੇ ਗੁਰੂ ਜੀ ਅੱਗੇ ਝੁਕਣਾ) ॥ ੧੩..॥ 
(ਗੁਰੂ ਜੀ ਦੀ ਖੜਾਂਵ ਦੀ ਪੂਜਾ) ॥੧੮.. ॥ਮਦੀਨੇ 
(ਗੁਰੂ ਜੀ ਦੀ ਖੜਾਂਵ ਦੀ ਪੂਜਾ) ॥ ੩੫.. ॥ ਮੱਕੇ 
(ਗੁਰੂ ਜੀ ਮੱਕੇ ਤੋਂ ਸੁਲਤਾਨਪੁਰ) ॥੩੯..॥ 
(ਮਰਦਾਨੇ ਨਾਲ ਖੁਸ਼ੀ ਦੇ ਵਚਨ) ॥੫੮.. ॥ 
੬੦. [ਗੁਰਚਰਨ ਮੰਗਲ। ਸੁਮੇਰ ਤੇ ਗੋਰਖ, ਮਛਿੰਦੁ, ਲਹੁਰੀਪਾ ਨਾਲ 
ਚਰਚਾ] 

(ਸ਼ੁਭ ਗੁਣਾਂ ਦੀ ਸੈਨਾ ਨਾਲ ਦਿਗਵਿਜੈ) ॥੧..॥ 
(ਗੋਰਖ ਮਿਲਿਆ) ॥ ੧੫..॥ 
(ਮਛਿੰਦੂ) ॥੩੭..॥ 
(ਲੁਹਰੀਪਾ) ॥ ੪੬..॥ 
(ਕਮਲ ਦਲ ਪੰਖੜੀਆਂ) ॥੪੯..॥ 
(ਦਸ ਪ੍ਰਾਣ ॥੫੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 18 





(ਪੰਜ ਤੱਤ) ॥੫੧॥ 
(ਪੰਝੀ ਪੁਕ੍ਰਿਤੀਆਂ) ॥ ..੫੩॥ 
(ਕਥਾ ਸੁਣਕੇ ਗੁਰੂ ਜੀ ਦੀ ੭ ਦਿਨ ਸਮਾਧੀ ਲੌਗੀ) ॥੫੫.. ॥ 
੬੧. [ਗੁਰ ਚਰਣ ਮੰਗਲ। ਸਿੱਧ ਭੰਗਰ, ਕਨੀਫਾ, ਹਨੀਫਾ, 
ਭੂਤਵੇ, ਚਰਪਟ, ਝੰਗਰ, ਸੰਘਰ ਤੇ ਸੰਭਾਲਕਾ ਨਾਲ ਚਰਚਾ] 
(ਭੰਗਰਨਾਥ) ॥੮, ੧੩.. ॥ (ਕਨੀਫਾ) ॥੨੦..॥ 
(ਹਨੀਫਾ) ॥੨੫.. ॥ (ਹਨੀਫਾ ਨੂੰ _ਪੂਰਬਲਾ _ਹਾਲ _ਦੱਸਣਾ) 
॥੨੬..॥ 
(ਭੂਤਵੇ) ॥੩੬.. ॥ (ਚਰਪਟ) ॥ ੪੦..॥ 
(ਝੰਗਰ) ॥੪੨.. ॥ (ਸੰਘਰ) ॥੪੫..॥ 
(ਸੰਭਾਲਕਾ) ॥੫੨.. ॥ 
੬੨. [ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ। ਸਿੱਧ ਗੋਪੀ ਚੰਦ, ਈਸ਼ਰ 
ਨਾਥ, ਲੈਗਰ, ਮੰਗਲ ਨਾਥ, ਸੰਭੂ ਨਾਥ ਨਾਲ ਚਰਚਾ] 
(ਗੋਪੀ ਚੰਦ) ॥੧.. ॥ (ਈਸ਼ਰ ਨਾਥ) ॥੬..॥ 
(ਲੈਗਰ) ॥੯.. ॥ (ਮੰਗਲਨਾਥ) ॥ ੧੨, ੨੨..॥ 
(ਸ਼ੁਧਾਵਾਨ ਸਿੱਧ] ॥੧੮-੧੯॥ 
(ਗੁਰੂ ਜੀ ਨੇ ਮੰਗਲਨਾਥ ਨੂੰ ਸਰਾਹਿਆ) ॥ ੩੨..॥ 
(ਸੰਭੂ ਨਾਲ ਚਰਚਾ) ॥੨੫.. ॥ 
੬੩. [ਸ਼ੁੀਂ ਗੁਰ ਚਰਣ ਮੰਗਲ। ਸਿੱਧਨ ਚਰਚਾ, ਕੌਂਸ (ਖੜਾਂਵ)] 
(ਝੂਠੇ ਮਦ ਦਾ ਪਿਆਲਾ) ॥੯..॥ 
(ਘੁੱਘੂਨਾਥ ਨੂੰ ਪ੍ਰਸ਼ਨ) ॥੧੭..॥ 
(ਘੁੱਘੂਨਾਥ ਦਾ ਉਤਰ) ॥੨੦॥ 
(ਸਿੱਧਾ ਦੇ ਤਮਾਸ਼ੇ) ॥੨੨..॥ 
(ਸਿੱਧਾਂ ਨਾਲ ਚਰਚਾ) 
(ਗੁਰੂ ਜੀ ਦੀ ਕੌਂਸ) ॥੨੮॥ 
(ਕੋਂਸ-ਸੁੰਦਰ ਕਬਿਤ) ॥੨੯॥ 
(ਖਿੰਥੜਾ) ॥੩੨॥ 
(ਪ੍ਰਾਣਾਯਾਮ) ॥ ੩੩॥ 
(ਊਰਮ, ਧੂਰਮ) ॥੩੪..॥ 
(ਧੰਗਰ) ॥ ੩੬..॥ 
(ਤਾਲ ਤੋ” ਪਾਣੀ) ॥੩੯॥ 
੬੪. [ਗੁਰਚਰਨ ਪੇਮ ਮੰਗਲ। ਸਿੱਧਾਂ ਤੋਂ ਵਿਦਾ ਹੋਣਾ] 
ਮੁੰਦਾ ਸੰਤੋਖ..) ॥੧੨॥ 
(ਪ੍ਾਨਨਾਥ ਦੀ ਸ਼ਰਧਾ) ॥ ੩੨..॥ 
(ਨੌ ਨਾਥ) ॥ ੩੮..॥ 
(ਛੇ ਜਤੀ) ॥੪੦॥ 
(ਚੌਰਾਸੀ ਸਿੱਧਾਂ ਦੇ ਨਾਮ) ॥੪੧..॥ 
(ਛੇ ਜਤੀ ਹੀ ਕਿਉ?) ॥੫੦॥ 
(ਅੱਠ ਕਿਸਮ ਦਾ ਭੋਗ) ॥੫੧..॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 19 





(ਸਿੱਧਾਂ ਤੋਂ ਵਿਦਾ ਹੋਣਾ) ॥੬੦.. ॥ 
੬੫. [ਗੁਰ ਚਰਣ ਮੰਗਲ। ਕਾਕ ਭਸੁੱਡ: ਦੱਤਾ ਤ੍ਰੇਯ।] 
(ਕਾਕ ਭਸੁੰਡ) ॥੨..॥ 
(ਪੰਜ ਪੁਕਾਰ ਦੇ ਸ੍ਰੌਤੇ) ॥੧੮..॥ 
(ਦੱਤਾ ਤ੍ਰੇਯ) ॥੫੮.. ॥ 
੬੬. [ਗੁਰ ਚਰਣ ਮੰਗਲ। ਪੁਹਲਾਦ] 
(ਦੁੱਧ ਜਮਾਉਣ, ਮੱਖਣ ਦਾ ਦ੍ਰਿਸ਼ਟਾਂਤ) ॥ ੧੦..॥ 
(ਪੁਹਲਾਦ ਦੀ ਆਦਿ ਕਥਾ) ॥ ੨੦..॥ 
(ਦਿਬਜ ਬਰਖ ਨਿਰਣਾ) ॥੪੭॥ 
੬੭. [ਗੁਰਚਰਣ ਮੰਗਲ। ਪੁਹਲਾਦ। ] 
(ਨੌਧਾ ਭਗਤੀ) ॥੨੯.. ॥ 
੬੮. [ਗੁਰਚਰਣ ਪੇਮ ਮੰਗਲ। ਪ੍ੁਹਲਾਦ ਪੁਸੰਗ] 

(ਦੈੱਤ ਪੁਤ੍ਰਾਂ ਨੂੰ ਫੈਰਾਗਮਈ ਉਪਦੇਸ਼) ॥ ੩-੧੩॥ 
(ਪੁਹਲਾਦ ਨੂੰ ਗਿਆਨ ਕਿਵੇਂ ਹੋਇਆ?) ॥੧੭॥ 
(ਮਨ ਸ਼ੱਤੂ) ॥੫੦॥ 

੬੯. [ਸਤਿਗੁਰ ਮੰਗਲ। ਪ੍ੁਹਲਾਦ ਪੁਸੰਗ] 
(ਦਸ ਸ਼ੁਭ ਗੁਣ) ॥੫੦॥ 

੭੦. [ਗੁਰ ਚਰਣ ਮੰਗਲ। ਵੈਰਾਹ ਅਵਤਾਰ] 

੭੧. ਅਕਾਲ ਪੁਰਖ ਮੰਗਲ। ਧੁੱਵ ਪ੍ਰਸੰਗ] 
(ਰਾਜਾ ਪ੍ਰਿਅਬੂਤ) ॥੧੦॥ ੍‌ 

੭੨. [ਗੁਰਚਰਨ ਮੰਗਲ। ਧੂੱਵ ਪ੍ਰਸੰਗ।] 

੭੩. [ਸੰਤ ਮੰਗਲ। ਸੰਚਖੰਡ ਵਿਖੇ ਸ਼ੀ ਅਕਾਲ ਪੁਰਖ ਮਿਲਣ 
ਪ੍ਰਸੰਗ] 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 20 
੧ਉਂ `ਸਤਿਗੁਰ ਪੁਸਾਦਿ ॥ 
ਅਥ ਸ਼੍ਰੀ ਗੁਰ ਨਾਨਕ ਪੁਕਾਸ਼ ਲਿਖਯਤੇ। 


ਪਦਾਂ ਦੇ ਅਰਥ: 
ਅਥ-ਇਹ ਇਕ ਪੁਰਾਤਣ ਮੰਗਲ ਸ਼ਬਦ ਹੈ ਜੋ ਪੁਸਤਕਾਂ ਦੇ ਪਹਿਲੇ ਉਸ ਦਾ ਨਾਮ ਲਿਖਣ 
ਵੇਲੇ ਲਿਖਿਆ ਕਰਦੇ ਸਨ, ਇਸ ਦੇ ਅਰਥ ਕਈ ਹਨ - ਹੁਣ, ਅਨੰਤਰ, ਵਧੇਰੇ, ਤਦ, 
ਨਿਸ਼ਚੇ, ਉਪ੍ਰਾਂਤ, ਪਰ, ਆਦਿ। 
ਅਰਥ : 
ਹੁਣ ਸੂ ਗੁਰ ਨਾਨਕ ਪੁਕਾਸ਼” ਲਿਖਦੇ ਹਾਂ (ਭਾਵ, ਗੁੰਥ ਦਾ ਸ਼ੁਭ ਆਰੰਭ ਹੁੰਦਾ ਹੈ)। 
ਅਧਯਾਯ ਪਹਿਲਾ 
੧. [ਮੰਗਲਾ ਚਰਨ, ਨਾਮ ਮਹਿਮਾ ਬਰਨਨੰ, ਨਾਮ ਪੁਥਮੋ ਧਜਾਇ] 

<< ਪਿਛਲਾ ਅਧਿਆਇ ਤਤਕਰਾ - ਸੰਖੇਪ ਲਿੰਕ ਅਗਲਾ ਅਧਿਆਇ >>੨ 
ਪਦਾਂ ਦੇ ਅਰਥ: 
(ਅਧਯਾਯ=ਧਿਆ, ਪੋਥੀ ਦਾ ਭਾਗ।ਸੰਸਕ੍ਰਿਤ ਅਧਯਾਯ]) 
ਇਸ ਧਿਆ ਵਿਚ ਕਵੀ ਜੀ ਮੰਗਲ ਹੀ ਵਰਣਨ ਕਰਦੇ ਹਨ, ਤਦੇ ਉਨ੍ਹਾਂ ਨੇ ਇਸ ਦਾ ਨਾਮ 
ਅਧਜਯਾਯ ਦੇ ਅੰਤ ਵਿਚ ਸਮੁੱਚਾ ਹੀ: 

“ਮੰਗਲਾ ਚਰਨ, ਨਾਮ ਮਹਿਮਾ ਬਰਨਨੰ, ਨਾਮ ਪੁਥਮੋ ਧਯਾਇ” 

ਲਿਖਿਆ ਹੈ, ਅਰਥਾਤ “ਮੰਗਲਾ ਚਰਨ ਤੇ ਨਾਮ ਦੀ ਮਹਿੰਮਾ ਵਰਣਨ” ਦੇ ਨਾਮ ਦਾ 
ਕਾਂਡ। ਇਸ ਅਧਯਾਯ ਵਿਚ ਇਕ ਮੰਗਲ ਨਹੀਂ, ਪਰ ਪੰਦਰਾਂ ਮੰਗਲ ਹਨ। ਕਵੀ ਜੀ ਦਾ 
ਅਭਿਪ੍ਰਾਯ ਨਿਖੇੜਵਾਂ ਤੇ ਸਾਫ ਸਮਝ ਵਿਚ ਪੈ ਜਾਣ ਲਈ ਅਸੀਂ ਹਰ ਮੰਗਲ ਤੇ ਵੱਖਰਾ 
ਸਿਰਨਾਵਾਂ ਆਪ ਲਿਖਦੇ ਚੱਲਾਂਗੇ, ਨਾਮ ਮਹਿਮਾਂ ਆਦਿ ਸਿਰਲੇਖ ਬੀ ਸੂਚਤ ਕਰ ਦਿਆਂਗੇ, 
ਤਾਂ ਜੋ ਉਨ੍ਹਾਂ ਦਾ ਕੀਤਾ ਮੰਗਲ ਜੋ ਨਿਰਾ ਇੱਕ ਦਿਸਦਾ ਹੈ, ਸੋ ਅੱਡ ਅੱਡ ਪੰਦਰਾਂ ਮੰਗਲ 
ਦਿੱਸ ਪੈਣ ਤੇ ਉਨ੍ਹਾਂ ਦੇ ਆਸ਼ਯ ਸਮਝ ਵਿਚ ਆ ਜਾਣ। 

("ਮਨ ਦੀ ਕਾਮਨਾਂ ਪੂਰਣ ਹੋਣ ਵਾਸਤੇ ਕੋਈ ਪਦ ਯਾ ਛੰਦ ਜੋ ਕਿਸੇ ਗੁੰਥ ਦੇ ਆਦਿ ਵਿਚ ਕੋਈ 
ਗੁੰਥਾਕਾਰ ਲਿਖੇ। ਲਿਖਣ ਵਾਲੇ ਦੀ ਮਨੋਕਾਮਨਾਂ ਉਸ ਗੁੰਥ ਦੀ ਨਿਰਵਿਘਨ ਤੇ ਸੁਖ ਪੂਰਬਕ ਸਮਾਪਤੀ ਦੀ 
ਹੁੰਦੀ ਹੈ। ਗੂੜ੍ਹ ਅਭਿਪ੍ਰਾਯ ਇਹ ਹੁੰਦਾ ਹੈ ਕਿ ਲੇਖਕ ਅਪਣੇ ਕਾਰਯ ਵਿਚ ਚੜ੍ਹਦੀਆਂ ਕਲਾਂ ਵਿਚ ਰਹੇ, 
ਮੁੱਸ਼ਕਤ ਤੇ ਮਜਬੂਰੀ ਵਾਲੀ ਬ੍ਰਿਤੀ ਵਿਚ ਨਾ ਪਵੇ, ਇਸ ਲਈ ਨਾ ਦਿੱਸਣ ਵਾਲੇ ਸੰਸਾਰ ਤੋਂ ਸਹਾਇਤਾ ਦੀ 
ਆਸ ਕਰਦਾ ਹੈ। 'ਸ਼ਾਰਦਾ ਮੰਗਲ” ਤੋ ਛੁਟ ਹੋਰ ਮੰਗਲਾਚਰਣਾਂ ਤੋ ਗੂੰਥਾਕਾਰ ਦੀ ਇਸ਼੍ਰਾਪਤੀ ਤੇ ਆਸਹਕਤਾ 
ਦਾ ਪਤਾ ਬੀ ਲੌਗ ਜਾਂਦਾ ਹੈ। ਜੀਕੂੰ ਇਸੇ ਅਧਯਾਯ ਦੇ ਪੰਦਰਾਂ ਮੰਗਲਾਂ ਵਿਚੋਂ ੧੪ ਮੰਗਲ ਸਪਸ਼ਟ ਕਰ ਦੇਂਦੇ 
ਹਨ ਕਿ ਗੁੰਥਾਕਾਰ ਜੀ ਸਿੰਘ ਹਨ, ਭਗਤੀ ਭਾਵ ਵਾਲੇ ਹਨ, ਇਕ ਅਕਾਲ ਉਪਾਸਕ ਹਨ, ਦਸਾਂ ਸਤਿਗੁਰਾਂ 
ਦੇ ਸਿੱਖ ਹਨ, ਨਾਮ ਦੇ ਪ੍ਰੇਮੀ ਹਨ ਤੇ ਵਾਹਿਗੁਰੂ ਨਾਮ ਦੇ ਸਿਮਰਣ ਕਰਨ ਵਾਲੇ ਹਨ। ਮੰਗਲਾਚਰਣ ਤ੍ਰੈ 
ਪ੍ਰਕਾਰ ਦੇ ਹੁੰਦੇ ਹਨ-(੧) ਵਸਤੂ ਨਿਰਦੇਸ਼-ਜਿਸ ਵਿਚ ਨਿਰਗੁਣ ਯਾ ਸਰਗੁਣ ਅਕਾਲ ਪੁਰਖ ਦਾ ਕੋਈ 
ਵਰਣਨ ਯਾ ਕੀਰਤਨ ਹੋਵੇ। ਦੇਖੋ ਇਸੇ ਅਧਯਾਯ ਦਾ ਅੰਕ ੩. ਅਤੇ ੨੯। (੨) ਅਸ਼ੀਰਵਾਦਾਤਮਕ-ਜਿਸ 
ਵਿਚ ਕਲਯਾਨ ਦੀ ਕਾਮਨਾ ਪੁਗਟ ਹੋਵੇ ਯਾ ਜਿਸ ਵਿਚ ਅਸੀਸ ਦਾ ਭਾਵ ਹੋਵੇ, ਆਦਿਕ। ਦੇਖੋ ਇਸੇ 
ਅਧਯਾਯ ਦਾ ਅੰਕ ੩੨. (੩) ਨਮਸਕਾਰਾਤਮਕ-ਜਿਸ ਵਿਚ ਅਦਬ, ਸ਼ੁਧਾ ਤੇ ਨਮਸਕਾਰ ਦਾ ਭਾਵ ਹੋਵੇ। 
ਦੇਖੋ ਇਸੇ ਅਧਯਾਯ ਦਾ ਅੰਕ ੫।) 


(ਉ) “ਅਪਨੇ ਇਸ਼ੂ ਦੀ ਮਰਯਾਦਾ” ਦਾ ਮੂਲ ਮੰਗਲ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 21 





ਅਰਥਾਤ ਉਹ ਮੰਗਲ ਜੋ ਕਵੀ ਜੀ ਦੇ ਅਪਣੇ “ਇਸ ਦੇਵ” ਜੀ ਨੇ ਕੀਤਾ ਹੈ। 
ਦੋਹਰਾ: ਏਕੁੰਕਾਰਾ' ਸਤਿਗੁਰੂ ਤਿਹਿ ਪ੍ਰਸਾਦਿ ਸਚੁ ਹੋਇ। 
ਵਾਹਿਗੁਰੂ ਜੀ ਕੀ ਫਤੇ" ਵਿਘਨ ਵਿਨਾਸ਼ਨ ਸੋਇ ॥੧॥ 
(“ਇਹ ਪਾਠ ਛਪੇ ਹੋਏ ਨੁਸਖੇ ਦਾ ਹੈ, ਕਈ ਇਕ ਲਿਖਤੀ ਨੁਸਖਿਆਂ ਤੋ ਬੀ ਇਹ ਪਾਠ 
ਮਿਲਿਆ ਹੈ। ਕਵੀ ਜੀ ਦੇ ਨਿਜ ਲੇਖਣੀ ਲਿਖਤ ਇਸ ਪਦ ਦੇ ਜੋੜ “ਏਕੋਂਕਾਰ” ਅਸੀਂ ਜਿਲਦ ੧ 
“ਪੁਸਤਾਵਨਾਂ” ਦੇ ਪੰਨਾ ੨੨੩ ਪਰ ੧੨ਵੇ' ਅੰਕ ਵਿਚ ਦਰਸਾ ਆਏ ਹਾਂ) 
ਪਦਾਂ ਦੇ ਅਰਥ: 
ਏਕੁੰਕਾਰਾ=ਏਕ-ਓਂ-ਕਾਰਆ=[ਏਕ=੧]।੧ਓੱ=ਵਯਾਪਕ 
ਵਾਹਿਗੁਰੂ, ਅਕਾਲਪੁਰਖ। ਕਾਰ=ਕੇਵਲ। ਆ=ਹੈ] ਕੇਵਲ ਇੱਕ ਹੈ ਅਕਾਲ 


੨੩ ੭ 


ਪੁਰਖ। 
ਸੂਚਨਾ: ਏਕੁੰਕਾਰ ਤੋ" ਕਵੀ ਜੀ ਦਾ ਭਾਵ-ਅਕਾਲ ਪੁਰਖ ਹੈ, ਇਸ ਲਈ ਲੇਖ ਇਸੇ 
ਪੋਥੀ ਦਾ ਧਿਆ ੩, ਅੰਕ ੨੦। 
ਸਤਿਗੁਰੂ=ਸੱਚਾ ਗੁਰੂ। ਉਹ ਗੁਰੂ ਜਿਸ ਦਾ ਸੂਰੂਪ ਸੱਤਿ ਹੈ 
ਪੁਸਾਦਿ=ਕ੍ਰਿਪਾ। 
ਸਚੁ=ਸੱਤਯ। ਜੋ ਅਸੱਤਿ ਨ ਹੋਵੇ। ਤ੍ਰੈ ਕਾਲ ਅਬਾਧ ਰੂਪ ਜੋ 
(ਅਕਾਲਪੁਰਖ)।ਸੰਸਕ੍ਰਿਤ=ਸਤਯ][ 
(ਅੰ) ਨੇਕੀ, ਭਲਿਆਈ, ਆਨੰਦ, ਸੁਖ। 
ਸਚੁ ਹੋਇ ਸੱਚ ਹੁੰਦਾ ਹੈ। ਭਾਵ ਸੱਚ ਪ੍ਰਾਪਤ ਹੁੰਦਾ ਹੈ। ਅਥਵਾ ਸੁਖ 
ਪ੍ਰਾਪਤ ਸਚੁ ਹੋਇ=ਸੱਚ ਹੁੰਦਾ ਹੈ। ਭਾਵ ਸੱਚ ਪ੍ਰਾਪਤ ਹੁੰਦਾ ਹੈ। ਅਥਵਾ 
ਸੁਖ ਪ੍ਰਾਪਤ ਹੁੰਦਾ ਹੈ। ਫਤੇ-=ਜੈ, ਜਿੱਤ। [ਫਾਰਸੀ. ਫਤਹ] 
ਵਿਘਨ=ਰੁਕਾਵਟਾਂ, ਮੁਸ਼ਕਲਾਂ। ਕਿਸੇ ਕਾਮਯਾਬੀ ਵਿਚ ਅਟਕ ਪੈਣੀ ਯਾ 
ਮਨੋਰਥ ਦੇ ਵਿਰੁੱਧ ਹੋਣਾ।ਸੰਸਕ੍ਰਿਤ, ਵਿਘੂ] 
ਵਿਨਾਸ਼ਨ=ਨਾਸ਼ ਕਰਨ ਵਾਲਾ।ਸੰਸਕ੍ਰਿਤ, ਵਿਨਾਸ਼ਿਨ੍] 
ਸੋਇ=ਉਹੀ। ਇਸ “ਸੋਇ” ਪਦ ਦਾ ਇਸ਼ਾਰਾ “ਏਕੁੰਕਾਰਾ” ਵੱਲ ਹੈ ਕਿ 
ਉਹੀ “ਏਕੁੰਕਾਰ” ਸਤਿਗੁਰੂ ਰੂਪ ਹੈ, ਉਹੀ ਵਾਹਿਗੁਰੂ ਰੂਪ ਹੈ। 
: ਇਕ ਓਅੰਕਾਰ ਰੂਪ ਹੈ ਸਤਿਗੁਰੂ, ਉਸ ਦੀ ਕ੍ਰਿਪਾ ਨਾਲ ਸੱਚ (ਪ੍ਰਾਪਤ) 


੨੭ ੬% 


ਹੁੰਦਾ ਹੈ। (ਉਹੀ ਵਾਹਿਗੁਰੂ ਹੈ), ਵਾਹਿਗੁਰੂ ਜੀ ਦੀ (ਸਦੀਵ) ਫਤੇ ਹੈ, 

(ਸਦੀਵ ਫਤਹ ਵਾਲਾ ਹੋਣ ਕਰਕੇ ਸਰਬੱਤ) ਵਿਘਨਾਂ ਦਾ ਉਹੀ ਨਾਸ਼ ਕਰਨ 

ਵਾਲਾ ਹੈ। 
ਭਾਵ ਇਹ ਤਾਂ ਹਨ ਅੱਖਰਾਂ ਦੇ ਅਰਥ। ਹੁਣ ਕਵੀ ਜੀ ਦੇ ਕਟਾਖਯ ਵੱਲ ਧਿਆਨ ਕਰਕੇ ਇਸ 
ਦੋਹੇ ਨੂੰ ਲਿਖੀਏ, ਤਾਂ ਐਉੱ ਰੂਪ ਬਣਦਾ ਹੈ - 





"ਛਪੇ ਹੋਏ ਅਕਸਰ ਨੁਸਖਿਆਂ ਵਿਚ ਅਤੇ ਦੋ ਕਲਮੀ ਨੁਸਖਿਆਂ ਵਿਚ ਜਿਨ੍ਹਾਂ ਵਿਚੋਂ ਇਕ ਸੀਮਾਨ ਸੱਚਖੰਡ 
ਵਾਸੀ ਡਾਕਟਰ ਚਰਨ ਸਿੰਘ ਜੀ (ਸੂਰਜ ਪ੍ਰਕਾਸ਼ ਦੇ ਮੰਨੇ ਹੋਏ ਪੰਡਤ ਜੀ) ਦੇ ਸੰਚਯ ਵਿਚੋਂ' ਹੈ, ਪਾਠ “ਫਤੇ ” 
ਹੀ ਹੈ। ਇਕ ਛਾਪੇ ਦੇ ਗੁੰਥ ਵਿਚ ਪਾਠ “ਫਤਹ” ਦੇਖਣ ਵਿਚ ਆਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 22 


“੧ਉਂ `ਸਸਤਿਗੁਰ ਪੁਸਾਦਿ? ਤਿਹਿ (ਪ੍ੁਸਾਦਿ) ਸਚੁ ਹੋਇ। 
“ਵਾਹਿਗੁਰੂ ਜੀ ਕੀ ਫਤਹ” ਵਿਘਨ ਵਿਨਾਸ਼ਨ ਸੋਇ। 
ਇਸ ਰੂਪ ਵਿਚ ਸਾਫ ਦਿੱਸ ਪਿਆ ਕਿ ਕਵੀ ਜੀ ਨੇ- 
੧ਉਂ `ਸਤਿਗੁਰ ਪੁਸਾਦਿ 
੧ਉਂ ਵਾਹਿਗੁਰੂ ਜੀ ਕੀ ਫਤਹ ॥ 

ਦੋਵੇ ਰੂਪ ਕਵਿਤਾ ਵਿਚ ਦੋਹਰਾ ਬਣਾ ਕੇ ਲਿਖੇ ਹਨ'। 

ਮੁਰਾਦ ਇਹ ਹੈ ਕਿ ਆਦਿ ਸ੍ਰੀ ਗੁਰੂ ਗੁੰਥ ਸਾਹਿਬ ਜੀ ਵਿਚ ਗੁਰੂ ਸਾਹਿਬਾਂ ਨੇ 
ਅਕਸਰ ਵੇਰ ੧੪ਉਂ `ਸਤਿਗੁਰਪੁਸਾਦਿ” ਮੰਗਲ ਕੀਤਾ ਹੈ, ਅਤੇ ਦਸਮੇ' ਪਾਤਸ਼ਾਹ ਜੀ ਨੇ “੧੪ਂ` 
ਸਤਿਗੁਰ ਪੁਸਾਦਿ” ਅਤੇ ਕਈ ਥਾਈਂ “੧6ਂ `ਵਾਹਿਗੁਰੂ ਜੀ ਕੀ ਫਤੇ” ਦੋਇ ਮੰਗਲ ਕੀਤੇ 
ਹਨ। ਕਵਿ ਸੰਤੋਖ ਸਿੰਘ ਜੀ ਅਪਣਾ ਗੁੱਥ ਸ਼ੁਰੂ ਕਰਨ ਵੇਲੇ ਪਹਿਲਾਂ ਅਪਣੀ ਰਚਨਾਂ ਦਾ 
ਰਚਿਆ ਹੋਇਆ ਮੰਗਲ ਨਹੀਂ ਲਿਖਦੇ, ਪਰ ਅਪਣੇ ਇਸ਼ਟ-ਗੁਰੂ-ਅਪਣੇ ਸਤਿਗੁਰੂ-ਜੀ ਦੇ 
ਕੀਤੇ ਹੋਏ ਮੰਗਲ, ਜੋ ਉਹਨਾਂ ਨੇ ਲਿਖੇ ਹਨ, ਦੋਹੇ ਦੇ ਰੂਪ ਵਿਚ ਲਿਆ ਕੇ ਲਿਖਦੇ ਹਨ। 
ਅਪਣਾ ਇਸ਼ਟ ਸਦਾ ਮੰਗਲ ਰੂਪ ਹੈ, ਪਰ ਜੋ ਮੰਗਲ ਅਪਣੇ ਇਸ਼ੂ ਗੁਰੂ ਜੀ ਮਨਾਉਣ, ਉਨ੍ਹਾਂ 
ਨੂੰ ਸਭ ਤੋੱ ਪਹਿਲੀ ਤੇ ਸ਼੍ਰੋਮਣੀ ਜਗਾ ਦੇਣੀ ਇਹ ਕਵੀ ਜੀ ਦੀ ਇਸ੍ਹਾਪਤੀ ਤੇ ਪੇ ਮਾਭਗਤੀ ਦਾ 
ਕਟਾਖਯ ਹੈ। 

ਹੁਣ ਇਸ ਸੂਰਤ ਵਿਚ ਅਰਥ ਭਾਵ ਇਹ ਹੈ - “੧ਓਂ `ਸਤਿਗੁਰਪ੍ਰਸਾਦਿ” ਜੋ ਮੰਗਲ 
ਹੈ ਉਸ ਦੀ ਕਿਰਪਾ ਨਾਲ ਸੱਚ ਪ੍ਰਾਪਤ ਹੁੰਦਾ ਹੈ, “੧ਉਂ`ਵਾਹਿਗੁਰੂ ਜੀ ਕੀ ਫਤੇ ` ਜੋ ਮੰਗਲ ਹੈ 
ਉਹ ਵਿਘਨਾਂ ਦਾ ਨਾਸ਼ ਕਰਤਾ ਹੈ। ਵੇਰਵਾ ਐਉਂ ਹੈ - 
[ਸਤਿ] ਤੈ ਕਾਲ ਅਬਾਧ ਰੂਪ, ਜੋ ਸਾਰੇ ਦਿੱਸਦੇ ਪਸਾਰੇ ਵਿਚ “ਸਤਯ” ਹੈ। 
[ਗੁਰੂ] ਸਭ ਦਾ ਆਦਿ ਕਾਲ ਤੋ ਸਿੱਖਯਾ ਦਾਤਾ, ਬੁੱਧੀ ਤੇ ਬੁਧਿ ਵਿਚ ਆਤਮ ਸਿੱਖ੍ਯਾ 
ਦੇਣਹਾਰਾ ਗੁਰੂ, ਜੋ ਗੁਰੂਆਂ ਦਾ ਬੀ ਗੁਰੂ ਹੈ, ਉਹ 
[ਏਕੁੰਕਾਰਾ] ੧6ਂ `ਸਰੂਪ ਹੈ, ਅਰਥਾਤ- 
ਇਕ ਹੈ ਅਰ ਵਯਾਪਕ ਹੈ ਅਰ ਸਾਡੀ ਸਮਝ ਲਈ '੧੪ਂ? 
ਉਸ ਦਾ ਰੂਪ ਹੈ ਯਾ ਸਰੂਪ ਦਾ ਚਿੰਨ੍ਹ ਹੈ। [ਤਿਹਿ ਪ੍ਰਸਾਦਿ] ਉਸ ਦੀ ਕ੍ਰਿਪਾ ਨਾਲ- 
[ਸਚੁ] ਸਦਾ ਇਕ ਰਸ ਰੂਪ ਰਹਿਣ ਵਾਲਾ (ਅਕਾਲ ਪੁਰਖ) ਪ੍ਰਾਪਤ। ਹੋਇ] ਹੁੰਦਾ ਹੈ। 
[ਸੋਇ] ਉਹੀ, ਭਾਵ-ਏਕੁੰਕਾਰਾ। 
[ਵਾਹਿਗੁਰੂ]=ਵਾਹਿਗੁਰੂ ਰੂਪ ਹੈ। ਗੁਰੂ ਆਦਿ ਗੁਰੂ, ਗੁਰੂਆਂ ਦਾ ਗੁਰੂ, ਵਾਹਿ=ਅਸਚਰਜ 
ਰੂਪ=ਕਥਨ ਕਹਿਣ ਤੋ ਪਰੇ, ਮਨ ਬਾਣੀ ਤੋ' ਪਰੇ ਹੈ ਜਿਸ ਦਾ ਰੂਪ। 
[ਫਤੇ] ਸਦੀਵ ਕਾਮਯਾਬੀ, ਨਿਰਵਿਘਨ ਕਾਮਯਾਬੀ, ਨਿਰਸੰਸੇ ਕਾਮਯਾਬੀ, ਭਾਵ-ਹਰ ਮਾਮਲੇ 
ਵਿਚ ਜਿੱਤ ਉਸੇ ਵਾਹਿਗੁਰੂ ਦੀ ਹੈ। 








ਸਬੂਤ ਲਈ ਦੇਖੋ ਗੁਰ ਪ੍ਰਤਾਪ ਸੂਰਜ ਰਾਸ ਤੀਸਰੀ ਦਾ ਮੁੱਢ ਲਿੱਥੇ ਕਵਿ ਜੀ ਆਪੇ ਵਾਰਤਕ ਰੂਪ ਵਿਚ 
ਇਹੋ ਮੰਗਲ ਐਉਂ' ਲਿਖਦੇ ਹਨ:- “੧ਉਂ `ਸਤਿਗੁਰਪੁਸਾਦਿ ॥ਸ੍ਹੀ ਵਾਹਿਗੁਰੂ ਜੀ ਕੀ ਫਤਹਿ ॥ ਅਤੇ ਨੌਵੀਂ 
ਰਾਸ਼ਿ ਦੇ ਆਦਿ ਵਿਚ ਬੀ ਕਵੀ ਜੀ ਨੇ ਏਹੋ ਦੋਵੇ' ਮੰਗਲ ਅਸਲੀ ਰੂਪ ਵਿਚ ਦਿੱਤੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 23 


ਜਿਸਦੀ ਸਦਾ ਜਿੱਤ ਹੈ ਉਸ ਨੂੰ ਵਿਘਨ ਕਦੇ ਨਹੀਂ। ਜਿਸ ਦੀ ਸਦਾ ਜਿੱਤ ਹੈ ਤੇ ਜੋ 
ਸਦਾ ਵਿਘਨਾਂ ਤੋ ਪਰੇ ਹੈ, ਉਹ ਜਿੱਤ ਦਾ ਦਾਤਾ ਤੇ ਵਿਘਨਾਂ ਦਾ ਨਾਸ਼ ਕਰਤਾ ਬੀ ਹੈ, ਤਾਂ ਤੇ 
ਸੰਛੇਪ ਅਰਥ ਇਹ ਬਣਿਆਂ ਕਿ - 

ਸੱਚ ਦੀ (ਅਥਵਾ ਸੁਖ ਦੀ) ਪ੍ਰਾਪਤੀ ਤੇ ਵਿਘਨਾਂ ਦਾ ਨਾਸ਼ ਦੋਇ ਵਸਤਾਂ ਇਨ੍ਹਾਂ ਦੋਹਾਂ 
ਮੰਗਲਾਂ ਤੋਂ ਪ੍ਰਾਪਤ ਹਨ, ਜੋ ਦੋਏ ਮੰਗਲ ਕਿ ਗੁਰੂ ਸਾਹਿਬਾਂ ਨੇ ਆਪ ਕੀਤੇ ਹਨ। 'ਪ੍ਰਸਾਦਿ” 
ਤੇ “ਵਿਘਨ ਵਿਨਾਸ਼ਨੰ ” ਦੋਹਾਂ ਮੰਗਲਾਂ ਦੇ ਫਲ ਹਨ। 

ਕਵੀ ਜੀ ਦੀਆਂ ਦੋ ਲੋੜਾਂ ਹਨ, ਇਕ ਬਹੈਸੀਅਤ ਸਿੱਖ ਉਹਨਾਂ ਨੂੰ ਵਾਹਿਗੁਰੂ ਪ੍ਰਾਪਤੀ 
ਦੀ ਲੋੜ ਹੈ ਤੇ ਇਸ ਪ੍ਰਾਪਤੀ ਦੇ ਜਤਨ ਵਿਚ ਨਿਰਵਿਘਨਤਾ ਦੀ ਲੋੜ ਹੈ। ਫਿਰ ਓਹ ਗ੍ਰੰਥ 
ਲਿਖਣ ਲੌਗੇ ਹਨ ਗੁਰੂ ਜੀ ਦੇ ਜੀਵਨ ਕੌਤਕਾਂ ਦਾ, ਇਸ ਵਿਚ ਆਪ ਦੇ ਇਰਾਦੇ ਵਿਚ ਅਪਣੇ 
ਤਾਣ ਲਗਦੇ ਸੱਚ ਲਿਖਣ ਦੀ ਲੋੜ ਹੈ ਅਰ ਅਪਣੇ ਉੱਦਮ (ਇਸ ਗ੍ਰੰਥ) ਦੇ ਨਿਰਵਿਘਨ 
ਸਿਰੇ ਚੜ੍ਹਨ ਦੀ ਲੋੜ ਹੈ। ਦੋਹਾਂ ਲੋੜਾਂ ਲਈ ਦੋਇ ਆਸ਼ਯਾਂ ਦੀ ਸਿੱਧੀ ਵਾਸਤੇ ਆਪ ਨੇ ਅਪਣੇ 
ਇਸ਼ੂ ਦੇਵ ਜੀ ਦੇ ਕੀਤੇ ਦੋਹਾਂ ਮੰਗਲਾਂ ਨੂੰ ਆਦਿ ਥਾਉ ਆਪਣੇ ਗੂੰਥ ਵਿਚ ਦੇ ਕੇ ਉਹਨਾਂ ਨੂੰ 
ਦੋਹੇ ਵਿਚ ਲਿਆ ਕੇ, ਕਵਿਤਾ ਦਾ ਰੂਪ ਦੇ ਕੇ, ਮੰਗਲ ਕੀਤਾ ਹੈ ਤੇ ਉਹਨਾਂ ਮੰਗਲਾਂ ਦੀ 
ਸੱਤਯਾ, ਮਹਾਤਮ ਅਰ ਅਪਣੀ ਲੋੜ ਦੇ ਭਾਵਾਂ ਨੂੰ ਦਰਸਾਇਆ ਹੈ। 

ਸੂਚਨਾ: ਆਮ ਤੌਰ ਤੇ ਇਸ ਦੋਹੇ ਦੇ ਏਹ ਅਰਥ ਬੀ ਕਰਦੇ ਹਨ, ਕਿ- 

(ਉ) ਏਕੁੰਕਾਰ ਜੋ ਵਾਹਿਗੁਰੂ ਹੈ, ਉਹ ਗੁਰੂ ਨਾਨਕ ਵਿਖੇ ਸਤਿਗੁਰੂ ਰੂਪ ਹੈ। (ਯਥਾ- 
“ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕ ਕਹਾਯਉ') ਉਸ ਦੀ ਕ੍ਰਿਪਾ ਨਾਲ ਸੱਚ 
(ਅਥਵਾ ਸੁਖ) ਦੀ ਪ੍ਰਾਪਤੀ ਹੁੰਦੀ ਹੈ, ਉਹੀ (ਏਕੁੰਕਾਰ) ਵਾਹਿਗੁਰੂ (ਰੂਪ) ਹੈ, 
(ਜਿਸ ਦੀ ਸਦਾ), ਫਤੇ ਹੈ, (ਸਦਾ ਫਤੇ ਵਾਲੇ ਨੂੰ ਕਦੇ ਵਿਘਨ ਨਹੀਂ ਹੋ ਸਕਦਾ ਤੇ 
ਉਸ ਦੀ ਸ਼ਰਣ ਲੈਣ ਵਾਲੇ ਦੇ ਬੀ) ਵਿਘਨ ਨਾਸ਼ ਹੁੰਦੇ ਹਨ। 
ਏਕੁੰਕਾਰ ਵਾਹਿਗੁਰੂ ਸਤਿਗੁਰੂ ਦੀ ਕ੍ਰਿਪਾ ਨਾਲ ਪ੍ਰਾਪਤ ਹੁੰਦਾ ਹੈ, (ਅਤੇ) ਉਹੀ 
ਵਿਘਨਾਂ ਦਾ ਨਾਸ਼ ਕਰਨੇ ਵਾਲਾ ਹੈ, ਉਸੇ ਦੀ ਸਦਾ ਜੈ ਹੈ। 

(ਅ) “ਕਾਵਿ-ਸੰਕੇਤ” ਮਰ੍ਯਾਦਾ ਦਾ ਮੰਗਲ। 

ਹਰੇਕ ਮਨੁੱਖ ਮਨ ਤੇ ਬੁੱਧੀ ਰੱਖਦਾ ਹੈ, ਵਿਦਯਾ ਨਾਲ ਬੁੱਧੀ ਸਾਣ ਚੜ੍ਹ ਜਾਂਦੀ ਹੈ ਤੇ 
ਚਤੁਰਤਾ ਵਿਚ ਵਧ ਜਾਂਦੀ ਹੈ, ਪਰ ਕੋਈ ਕੋਈ ਮਨੁੱਖ ਐਸੇ ਉਪਜਦੇ ਹਨ ਕਿ ਜਿਨ੍ਹਾਂ ਦਾ ਮਨ 
ਤੇ ਬੁੱਧੀ ਅਪਣੀ ਚਤੁਰਤਾ ਦੀ ਹੱਦ ਨੂੰ ਟੱਪਕੇ, ਕਦੇ ਕਾਰਣ ਕਦੇ ਅਕਾਰਣ ਕਿਸੇ ਐਸੇ ਹਾਲ 
ਵਿਚ ਜਾਂਦੇ ਹਨ ਕਿ ਜਿੱਥੇ ਮਾਨੋ” ਮਨ ਬੁੱਧਿ ਨਹੀਂ ਰਹਿੰਦੇ; ਯਾ ਐਉ ਕਹੋ ਕਿ ਮਨ ਬੁੱਧਿ 
ਉਠਦੀ ਹੈ, ਉਹ ਹਾਲਤ ਕੁਛ ਅਕਹਿ ਜੇਹੀ ਹੁੰਦੀ ਹੈ ਅਰ ਉਸ ਦੀ ਵਯਾਖਯਾ, ਜਿਨ੍ਹਾਂ ਉੱਤੇ 
ਉਹ ਲੰਘੇ, ਉਹ ਬੀ ਨਹੀਂ ਦੱਸ ਸਕਦੇ, ਪਰੰਤੂ ਉਹ ਬੁੱਧੀ ਉੱਤੇ, ਮਨ ਉੱਤੇ ਇਕ ਪ੍ਰਭਾਵ 
ਛੋੜ ਜਾਂਦੀ ਹੈ, ਜਿਸ ਹੇਠ ਸੁਹਣੇ ਸੁਹਣੇ ਖਯਾਲ, ਅਚਰਜ ਵਲਵਲੇ ਤੇ ਅਜੀਬ ਭਾਵ ਪੁਗਟ 
ਹੁੰਦੇ ਹਨ, ਜਿਨ੍ਹਾਂ ਵਿਚੋਂ ਕਿਸੇ ਨ ਕਿਸੇ ਪੁਕਾਰ ਦੀ ਸੁੰਦਰਤਾ ਪੁਕਾਸ਼ ਪਾਉਂਦੀ ਹੈ। ਇਸ 
ਕਿਸਮ ਦੇ ਕਿਸੇ ਪੁਭਾਵ ਹੇਠ ਉੱਚ ਕਵਿਤਾ ਲਿਖੀ ਜਾਂਦੀ ਹੈ, ਇਸੇ ਹੇਠ ਉੱਚਾ ਸੰਗੀਤ 
ਉਤਰਦਾ ਹੈ, ਇਸੇ ਹੇਠ ਉੱਚੀ ਚਿੱਤਰਕਾਰੀ, ਇਸੇ ਹੇਠ ਉੱਚੀ ਮੂਰਤਿ ਤ੍ਰਾਸ਼ੀ, ਇਸੇ ਹੇਠ 
ਸਾਰੇ ਕਲਾਕੌਸ਼ਲ ਯਾ “ਕੋਮਲ ਉਨਰ” ਆਪਣਾ ਪ੍ਰਕਾਸ਼ ਪਾਉਂਦੇ ਹਨ। ਯਾਦ ਰਹੇ, ਇਹ ਗਲ 
ਹਰੇਕ ਕਵੀ ਨੂੰ ਪ੍ਰਾਪਤ ਨਹੀਂ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 24 





ਆਦਿ ਕਾਲ ਵਿਚ ਜਦੋਂ ਪਛਮੋਤੂ ਵੱਲੋ ਇਕ ਆਰਯ ਕੁਲ ਨਾਮੇ ਦੇ ਲੋਕ ਪੰਜਾਬ 
ਵਿਚ ਆਕੇ ਵੱਸੇ ਤਾਂ ਉਨ੍ਹਾਂ ਵਿਚ ਬੀ ਐਸੇ ਆਦਮੀ ਸਨ; ਜੋ ਕਵਿਤਾ ਕਰਦੇ ਸਨ, ਉਨ੍ਹਾਂ ਦੇ 
ਉਚਾਰੇ ਗੀਤ ਰਿਗ ਵੇਦ ਵਿਚ ਮਿਲਦੇ ਹਨ। ਮਜ਼ਹਬੀ ਪਰੋਮ ਤੇ ਵੱਡਿਆਂ ਦੇ ਸਤਿਕਾਰ ਨੇ ਜੋ 
ਕੁਛ ਵੇਦਾਂ ਬਾਬਤ ਕਿਹਾ ਹੈ (ਕਿ ਓਹ ਆਦਿ ਕਾਲ ਤੋ ਸਨ ਤੇ ਪਰਮੇਸ਼ੁਰ ਨੇ ਇਸੇ ਬਾਣੀ ਦੇ 
ਰੂਪ ਵਿਚ ਰਚੇ ਸਨ ਤੇ ਰਿਸ਼ੀਆਂ ਨੇ ਓਹ ਉੱਤੋ ਇਸੇ ਸੰਸਕ੍ਰਿਤ ਬਾਣੀ ਦੇ ਰੂਪ ਵਿਚ ਸੁਣੇ 
ਸਨ) ਉਸ ਤੋ ਬੀ ਇਹੀ ਸਿੱਟਾ ਨਿਕਲਦਾ ਹੈ ਕਿ ਓਹ ਮੰਤੁ ਯਾ ਗੀਤ ਲਿਖਣ ਵਾਲਿਆਂ ਕਿਸੇ 
ਪ੍ਰਭਾਵ ਹੇਠ ਲਿਖੇ ਹਨ। ਵੇਦ ਵਿਚ ਪੜ੍ਹਕੇ ਤੱਕੋ ਤਾਂ ਉਸ ਨਾ ਦਿੱਸਣ ਵਾਲੇ ਕਾਰਣ ਨੂੰ, ਜੋ 
ਅਣਡਿੱਠ ਵਿਚ ਮਿਥਿਆ ਗਿਆ, ਵੇਦਾਂ ਦੀ ਮਾਂ “ਵਾਚ” ਦੱਸੀ ਗਈ। “ਵਾਚ” ਯਾ “ਵਾਕ” ਦਾ 
ਅਰਥ ਹੈ ਬਾਣੀ, ਪਰ ਉਹ ਬਾਣੀ ਵੇਦ ਵਿਚ ਇੱਕ ਨਾ ਦਿੱਸਣ ਵਾਲੀ ਸੱਤਯਾ ਯਾ ਵਜਕਤੀ ਬੀ 
ਮੰਨੀ ਗਈ, ਜਿਸ ਨੂੰ ਪਿੱਛੋਂ ਦੇਵੀ ਆਖਿਆ ਗਿਆ। ਜਦੋ ਆਰਯ ਕੁਲ ਦੇ ਲੋਕ ਸਰਸਵਤੀ 
ਨਦੀ ਦੇ ਕਿਨਾਰੇ ਤੱਕ ਫੈਲ ਗਏ, ਤਦ ਓਸ ਥਾਂ ਤੇ ਓਹਨਾਂ ਦੀ ਵਿਦਜਕ ਤਰੱਕੀ ਵੀ ਬਹੁਤ 
ਹੋਈ, ਯੱਗ ਤੇ ਮੰਤਰ ਉਚਾਰਨ ਦਾ ਸੰਗੀਤ ਉਥੇ ਬਹੁਤ ਵਧਿਆ। ਸਰਸੂਤੀ ਇਕ ਪਵਿੱਤਰ 
ਨਦੀ ਹੋ ਗਈ, ਇੱਥੋ” ਤਾਈਂ ਕਿ ਸਰਸਵਤੀ ਦਾ ਪ੍ਰਭਾਵ ਰਿਸ਼ੀਆਂ ਤੇ ਸਿਆਣਿਆਂ ਦੇ ਮਨਾਂ ਤੋੱ 
“ਮੰਤ੍ਰ ` ਤੇ “ਸਾਮ” ਤੇ “ਰਿਚਾ” ਅਰਥਾਤ ਗੀਤ ਉਚਾਰਨ ਵਾਲਾ ਮੰਨਿਆਂ ਗਿਆ। ਸਰਸੂਹਤੀ, 
ਜੋ ਨਦੀ ਸੀ, ਓਸਦੀ ਪਵਿੱਤਰਤਾ, ਓਸਦਾ ਪ੍ਰਭਾਵ ਅਦ੍ਰਿਯਯ ਰੂਪ ਲੈਕੇ ਵਜਕਤੀ ਵਾਲਾ 
ਮੰਨਿਆਂ ਗਿਆ ਅਤੇ ਓਹ ਕਵਿਤਾ ਦਾ ਪੁਭਾਵ ਪਾਉਣ ਵਾਲੀ ਦੇਵੀ ਵੀ ਮੰਨੀ ਗਈ। ਕੁਛ 
ਕਾਲ ਪਾ ਕੇ ਪਹਿਲੀ ਦੇਵੀ “ਵਾਚ” ਤੇ “ਸਰਸੂਤੀ” ਦੋਵੇਂ ਇਕ ਰੂਪ ਮੰਨੀਆਂ ਜਾਣ ਲੌਗ 
ਪਈਆਂ ਤੇ ਇਸ ਤਰ੍ਹਾਂ “ਸਰਸੂਤੀ” “ਵਿੱਦਸਾ-ਕਵਿਤਾ-ਵਕੱਤ੍ਰਤਾ" ਦੀ ਦੇਵੀ ਵਰਣਨ ਹੋਣ 
ਲੌਗੀ ਅਤੇ ਰਿਸ਼ੀਆਂ ਨੂੰ “ਅਗੰਮ ਬੁੱਧੀ” ਦੇਣ ਲਈ, “ਕਵਿਤਾ ਕਰਨ ਦਾ ਇਲਹਾਮ” ਦੇਣ 
ਲਈ ਇਸਦੇ ਆਵਾਹਨ ਹੋਣ ਲੌਗੇ। ਇਸ ਤੋ ਹੋਰ ਮਗਰਲੇ ਸਮੇ ਦੀ ਇਕ ਇਹ ਵਾਰਤਾ ਬੀ 
ਹੈ ਕਿ ਸਰਸੂਤੀ (ਵਿਦਯਾ ਦੀ ਦੇਵੀ ) ਅਰਸ਼ਾਂ ਵਿਚ ਵੱਸਦੀ ਸੀ, ਬੜੇ ਪਰਯਤਨ ਨਾਲ ਓਸਨੇ 
ਧਰਤੀ ਤੇ ਆਉਣ ਦੀ ਕ੍ਰਿਪਾਲਤਾ ਕੀਤੀ ਤੇ “ਭਰਤ” ਮੁਨੀ ਉਤੇ ਵਾਰਦ ਹੋਕੇ ਓਸ ਨੇ 
“ਅੱਖਰ ਗਿਆਨ” ਤੇ “ਬੋਲੀ” ਦ੍ਰਾਰਾ ਮਨੁੱਖ ਜਾਤੀ ਨੂੰ ਸੁਸਿੱਖਯਤ ਕਰਨ ਲਈ ਵਿਦਯਾ ਨਾਲ 
ਨਿਵੇਸ਼ਤ ਕੀਤਾ, ਇਸ ਕਰਕੇ ਸਰਸੂਤੀ ਦਾ ਇਕ ਨਾਮ “ਭਾਰਤੀ” ਹੋਇਆ। ਸੰਸਕ੍ਰਿਤ 
ਵਿਦਯਾ ਭੀ ਇਸ ਤੋ ਤੁਰੀ ਮੰਨੀ ਗਈ, ਸ਼ਾਰਦਾ ਭੀ ਸਰਸੂਤੀ ਦਾ ਨਾਮ ਹੋਇਆ, ਜਿਸ ਦਾ 
ਅਰਥ ਹੈ, ਸਾਰੀਆਂ ਵਿਦਯਾ ਵਿਗਯਾਨਾਂ ਦਾ ਸਾਰ=(ਤੱਤ੍ਰ) ਦਾਨ ਕਰਨ ਵਾਲੀ”। ਹੋਰਨਾਂ 
ਦੇਵੀਆਂ ਨੂੰ ਬਲੀਆਂ ਦਿੱਤੀਆਂ ਜਾਂਦੀਆਂ ਸਨ, ਪਰ ਸਰਸੂਤੀ ਦੀ ਬਲੀ ਕਵੀਆਂ ਦੇ ਉੱਚੇ 
ਹਿਰਦਿਆਂ ਦੀ ਉਸਤਤੀ ਯਾ ਓਸਦੀ ਵੱਲੋਂ ਵਿਦਯਾ, ਕਵਿਤਾ, ਉੱਚ ਖਯਾਲੀ ਦੀ ਆਵੇਸ਼ਤਾ 
ਯਾ ਆਵੇਸ਼ ਸ਼ਕਤੀ ਲਈ ਯਾਚਨਾ ਹੀ ਰਹੀ। ਸਮੇ ਬਦਲਦੇ ਗਏ ਤੇ ਹਜ਼ਾਰਹਾ ਵਰਹੇ ਗੁਜ਼ਰ 
ਗਏ; ਹਿੰਦ ਵਿਚ ਸਭਯਤਾ ਦੇ ਕਈ ਰੰਗ ਹੋਏ, ਮਤ ਭੇਦ ਬੀ ਅਨੇਕਾਂ ਹੋਏ, ਰੰਗਾਂ ਰੰਗਾਂ ਦੇ 
ਕਵੀ ਹੋਏ, ਇਸ਼ਟ ਬੀ ਉਨ੍ਹਾਂ ਦੇ ਨਿਖੇੜਵੇ' ਤੇ ਅੱਡਰੇ ਅੱਡਰੇ ਹੋਏ ਪਰ ਅਣਡਿੱਠੇ ਜਗਤ 
ਵਿਚੋਂ ਜੋ ਆਵੇਸ਼ ਕਵੀਆਂ ਵਿਚ ਹੁੰਦਾ ਹੈ ਓਸ ਦਾ ਨਾਮ 'ਸ਼ਾਰਦਾ ਯਾ ਸਰਸੂਤੀ” ਇਹੋ ਇਕ 
“ਅਰੂਪ ਵਯਕਤੀ ਦੇ ਖਿਆਲ” ਵਾਲਾ ਜਾਰੀ ਰਿਹਾ, ਅਰ ਦੇਸ਼, ਕਾਲ, ਮਤ ਦੇ ਭੇਦ ਹੋਣ ਤੇ 





'ਸਰਸੂਤੀ ਬ੍ਰਹਮਾ ਦੀ ਵਹੁਟੀ ਹੈ” ਇਹ ਇਸ ਸਮੇਂ' ਤੋ ਪਿੱਛੋਂ ਦਾ ਖਿਆਲ ਹੈ। 
"ਮਹਾਂਭਾਰਤ (ਸਾਲਯਪਰਵ ੧੨੯੨੦) ਵਿਚ ਸੱਤ ਸਰਸੂਤੀਆਂ ਮੰਨੀਆਂ ਗਈਆਂ ਹਨ-ਸੁਪ੍ਰਭਾ, ਕਾਂਚਨਾਕਸ਼ੀ, 
ਵਿਸ਼ਾਲਾ, ਮਨੋਰਮਾ, ਓਘਾਵਤੀ, ਸੁਰੇਣੂ, ਵਿਮਾਲੋਦਕਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 25 


ਵੀ ਕਵੀਆਂ ਦਾ ਇਹ ਖਿਆਲ ਇੱਕੋ ਰਿਹਾ ਤੇ ਇਸ ਵਿਚ ਫਰਕ ਤੇ ਨਿਖੇੜਾ ਨਹੀਂ ਪਿਆ 
ਅਤੇ ਇਹ ਖਿਆਲ ਮਜ਼ਹਬ ਦੀ ਸ਼ਕਲ ਨਹੀਂ ਲੈ ਗਿਆ। ਅਰਥਾਤ- “ਸਾਰਦਾ” ਦਾ ਆਵਾਹਨ 
ਕੋਈ ਮਜ਼ਹਬ ਯਾ ਮਤ ਯਾ ਦੀਨ ਨਹੀਂ ਬਣਿਆਂ, ਬਲਕੇ ਅੱਡ ਅੱਡ ਮਤ ਭੇਦਾਂ ਵਾਲਿਆਂ ਦਾ 
ਇਹ ਇਕ 'ਕਾਵਿ-ਸੰਕੇਤ” ਮਰਯਾਦਾ ਦੀ ਸੂਰਤ ਵਿਚ ਸਾਂਝਾ “ਮਨੋ-ਹੁਲਾਸ” ਰਿਹਾ। 
ਉੱਪਰ ਤਾਂ ਅਸਾਂ ਹਿੰਦ ਦਾ ਹਾਲ ਦਿੱਤਾ ਹੈ, ਹੁਣ ਸੁਣੋ ਯੂਰਪ ਵਿਚ ਇਸ ਖਿਆਲ ਦਾ ਕਿੰਵ 
ਹਾਲ ਰਿਹਾ: 

ਯੂਰਪ ਵਿਚ ਸਭ ਤੋ ਪੁਰਾਣੀ ਸਭਯਤਾ ਯੂਨਾਨ (ਗੂੀਸ) ਦੀ ਹੈ, ਓਸ ਤੋ ਮਗਰਲੀ 
ਰੋਮ ਦੀ, ਅੱਜ ਕਲ ਦੀ ਸਭਯਤਾ ਮਾਨੋਂ' ਇਨ੍ਹਾਂ ਦੋਹਾਂ ਦੀ ਧੀ ਤੇ ਦੋਹਤੀ ਹੈ। ਪੁਰਾਤਨ ਯੂਨਾਨ 
ਵਿਚ ਜਦੋ ਕਿ ਓਸ ਵਿਚ ਕਵੀ ਹੋਣ ਲੌਂਗੇ, ਇਹੋ ਹਿੰਦ ਵਰਗਾ ਖਿਆਲ ਸ਼ਾਰਦਾ` ਦਾ ਰਿਹਾ 
ਹੈ। ਸ਼ਾਰਦਾ ਨੂੰ ਯੂਰਪ ਵਾਲੇ (1005) ਮਯੂਜ਼ ਆਖਦੇ ਹਨ, ਇਸ ਵਾਸਤੇ ਲਾਤੀਨੀ ਪਦ ਹੈ- 
ਮਯੂਜ਼ਾ (00083) ਤੇ ਯੂਨਾਨੀ ਪਦ ਹੈ-ਮੌਸਾ (000053)[ਯੂਨਾਨ ਵਿਚ ਮਯੂਜ਼ ਪਹਿਲੇ ਇਕ 
ਸੀ, ਫਿਰ ਤੈ ਸਨ' ਤੇ ਫਿਰ ਨੌ। ਇਨ੍ਹਾਂ ਨੂੰ ਦੇਵਤਾ ਜ਼ਯੂਅਸ ਦੀਆਂ ਧੀਆਂ ਤੇ ਕੁਆਰੀਆਂ'' 
ਮੰਨਿਆ ਗਿਆ ਸੀ, ਏਹ ਨਵੇਂ” ਦੇਵੀਆਂ ਮੰਨੀਆਂ ਗਈਆਂ ਸਨ। ਇਨ੍ਹਾਂ ਦੀ ਬਾਬਤ ਇਹ 
ਖਿਆਲ ਸੀ ਕਿ ਜ਼ਯੂਅਸ' ਨਾਮੇ ਦੇਵਤਾ ਦੀ ਜਗਵੇਦੀ ਦੇ ਉਦਾਲੇ ਏਹ ਦੇਵੀਆਂ ਜ਼ਯੂਅਸ 
ਦਾ ਯਸ਼ ਗਾਇਨ ਕਰਦੀਆਂ ਹਨ। ਮਨੁੱਖਾਂ ਤੇ ਦੇਉਤਿਆਂ ਦੇ ਅਸਲ ਤੇ ਜਨਮ ਦੇ ਹਾਲ 
ਗਾਉਂਦੀਆਂ ਹਨ, ਦੇਵਤਿਆਂ ਦੇ ਸਮਾਗਮਾਂ ਵਿਚ ਕੀਰਤਨ ਕਰਦੀਆਂ ਹਨ, ਬੀਰਾਂ ਤੇ ਯੋਧਿਆਂ 
ਦੇ ਸਤਿਕਾਰ ਕਥਨ ਕਰਦੀਆਂ ਹਨ, ਇਨ੍ਹਾਂ ਨੂੰ ਭੂਤ ਤੇ ਭਵਿੱਖ ਦੀ ਖ਼ਬਰ ਹੁੰਦੀ ਹੈ, ਜਿਨ੍ਹਾਂ 
ਕਵੀਆਂ ਤੇ ਇਨ੍ਹਾਂ ਦੀ ਮਿਹਰ ਹੁੰਦੀ ਹੈ ਓਹਨਾਂ ਨੂੰ ਉੱਚੀ ਵਿਦਯਾ, ਸੁਹਣੇ ਵਲਵਲੇ ਨਾਲ ਭਰ 
ਦੇਂਦੀਆਂ ਹਨ ਤੇ ਉੱਚੀ ਕਵਿਤਾ ਕਰਨ ਦੀ ਜਾਚ ਸਿਖਾਲਦੀਆਂ ਹਨ। 

ਯੂਨਾਨੀਆਂ ਨੇ ਮਯੂਜ਼ਿਜ਼ ਨੂੰ ਐਪੋਲੋ ਦੇਵਤਾ ਦੀ ਸਰਪ੍ਰਸਤੀ ਤੇ ਅਗੁਵਾਨੀ ਵਿੱਚ 
ਟੁਰਦੀਆਂ ਬੀ ਵਰਣਨ ਕੀਤਾ ਹੈ, ਉਨ੍ਹਾਂ ਨੇ _“ਐਪੋਲੋ” ਦੇਵਤਾ ਨੂੰ “'ਮਯੂਜ਼ਾਗੈਟੇਸ' 
(ਅਰਥਾਤ ਮਯੂਜ਼ਾ ਦਾ ਆਗੂ) ਦਾ ਖਿਤਾਬ ਦੇ ਰੱਖਿਆ ਸੀ। ਇਨ੍ਹਾਂ ਦੇਵੀਆਂ ਦੀ ਪੂਜਾ ਦੇ ਦੋ 
ਮੁਕਾਮ ਸਨ: ੧. ਅਲੋੌਮਪੀਅਸ ਪਹਾੜ ਦੇ ਢਲਾਨ ਉੱਤੇ, ਲਿਇਥਥ੍ਰੋਨ ਤੇ ਪਿੰਪਲੇਇਆ ਦੇ 
ਪਵਿੱਤਰ ਚਸ਼ਮਿਆਂ ਦੇ ਕੋਲ। ੨. ਹੈਲੀਕੋਨ ਪਹਾੜ ਉੱਤੇ ਅਸਕਰਾ ਤੇ ਥੈਸਪੀ ਦੇ ਪਾਸ, ਇਸ 
ਤੋਂ ਛੁੱਟ ਬੈਸੇਲੀ ਤੇ ਇਟਲੀ ਵਿਚ ਵੀ ਇਨ੍ਹਾਂ ਦੇ ਪੂਜਾ ਮੰਦਰ ਬਣੇ ਸਨ। ਹਿੰਦ ਦੀ ਸ਼ਾਰਦਾ 
ਵਾਂਬੂੰ ਮਯੂਜ਼ਿਜ਼ ਵੀ ਜੀਵਾਂ ਦੀਆਂ ਬਲੀਆਂ ਨਹੀਂ ਸਨ ਲੈਂਦੀਆਂ, ਪਰ ਕਵੀਆਂ ਦੇ ਦਿਲ ਤਰੰਗ, 
-ਜਦੋ' ਕਿ ਓਹ ਕੋਈ ਪੋਥੀ ਲਿਖਣ ਤਾਂ ਆਪਣਾ ਮੰਗਲ ਇਨ੍ਹਾਂ ਦੇ ਆਵਾਹਨ ਤੋ ਕਰਦੇ ਸਨ 
ਅਰ ਆਪਣੀ ਕਵਿਤਾ ਵਿਚ ਪ੍ਰਬੀਨਤਾ, ਨਿਬਾਹ, ਰਸ ਤੇ ਉੱਚ ਖਯਾਲੀ ਲਈ ਇਨ੍ਹਾਂ ਦੀ 
ਸਹਾਇਤਾ ਮੰਗਦੇ ਸਨ, ਕਿਸੇ ਮਹਾਂ ਕਾਵਯ ਦੇ ਵਿੱਚ ਵਿੱਚ ਵੀ ਜਿੱਥੇ ਕਿਸੇ ਵੱਡੇ ਪੁਸੰਗ ਯਾਂ 
ਕਠਨ ਵਿਸ਼ੇ ਨੂੰ ਛੂਹਣ ਤਾਂ ਮਯੂਜ਼ ਨੂੰ ਮੁੜ ਮੁੜ ਬੀ ਯਾਦ ਕਰਦੇ ਸਨ। 








`ਉਡੇਸੀ ਜੈਸੀ ਪੁਰਾਤਣ ਕਵਿਤਾ (ਦੇ ੨੪-੬੦) ਵਿਚ ਇਨ੍ਹਾਂ ਦਾ ਜ਼ਿਕਰ ਆਉਂਦਾ ਹੈ। 
“ਤਿੰਨਾਂ ਦੇ ਨਾਮ ਏਹ ਸਨ:- ਮ੍ਰੋਮੇ (ਚੇਤਾ ਸ਼ਕਤੀ), ਮਲੈਟੇ (ਵੀਚਾਰ), ਓਡੇ (ਗੀਤ)। 

"ਪ੍ਰੰਤੂ ਕਈ ਇਕ ਖਯਾਲੀ ਕਵੀ ਜੈਸਾ ਕਿ ਆਰਫੀਅਸ, ਲਾਈਨਸ ਇਆਲੈਮਸ ਆਦਿ ਮਯੂਜ਼ਜ਼ ਦੇ ਪੁੱਤ 
ਬੀ ਦੱਸੇ ਜਾਂਦੇ ਹਨ, ਜਿਵੇਂ ਹਿੰਦ ਦੀ “ਵਾਚ” ਤੇ “ਸਰਸੂਤੀ” ਪਹਿਲੇ ਕੁਆਰੀ ਸੀ ਪਰ ਪਿਛਲੇ ਸਮੇ' ਬੂਹਮਾ 
ਦੀ ਆਦਿ ਸ਼ਕਤੀ ਅਰ ਉਸਦੀ ਇਸਤ੍ਰੀ ਵਰਣਨ ਹੋਈ ਹੈ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 26 


ਯੂਨਾਨ ਤੋ ਟੁਰ ਕੇ ਇਹ ਖਿਆਲ ਇਟਲੀ ਯਾ ਰੋਮ ਵਿਚ ਗਿਆ। ਲਾਤੀਨੀ ਜ਼ਬਾਨ ਵਿਚ 
ਅਸੀਂ ਇਸ ਦਾ ਨਾਮ ਦੱਸ ਆਏ ਹਾਂ, ਰੋਮ ਤੋਂ ਇਹ ਖਿਆਲ ਸਾਰੇ ਯੂਰਪ ਵਿਚ ਫੈਲ ਗਿਆ। 
ਫੇਰ ਸਮਾਂ ਆਇਆ ਕਿ ਸਾਰਾ ਯੂਰਪ-ਦੇਵਤਾ ਪੁਸਤੀ-ਦੇ ਮਜ਼ਹਬ ਤੋਂ ਨਿਕਲਕੇ ਈਸਾਈ ਹੋ 
ਗਿਆ। ਸਭ ਦੇਵੀ ਦੇਉਤਾ ਦੇ ਪੂਜਨ ਛੁਟ ਗਏ, ਮੰਦਰ ਗ਼ੈਰ ਆਬਾਦ ਹੋ ਗਏ, ਗਿਰਜੇ ਬਣ 
ਗਏ ਤੇ ਉਨ੍ਹਾਂ ਉਤੇ ਟੱਲ ਖੜਕਣ ਲੌਂਗ ਪਏ, ਰੱਬ ਰੱਬ ਦਾ ਪੁੱਤੂ, ਤੇ “ ਰੂਹੁਲ-ਕੁਦਸ” ਦਾ 
ਹੋਕਰਾ ਘਰ ਘਰ ਹੋ ਗਿਆ, ਪਰ ਕਵੀਆਂ ਦੇ “ਦਿਲ-ਮੰਦਰਾਂ” ਵਿੱਚੋ' 'ਮਯੂਜ਼ ` ਦਾ ਮੰਦਰ ਨਾ 
ਢੱਠਾ। ਇਟਲੀ ਦਾ ਪ੍ਰਸਿੱਧ ਮਹਾਂ ਕਵੀ ਡੈਂਟੇ ਆਪਣੇ ਮਹਾਂ ਕਾਵਯ ਵਿਚ ਮਯੂਜ਼ ਦਾ ਆਵਾਹਨ 
ਕਰਦਾ ਹੈ, (ਦੇਖੋ, ਪੁਰਗੇਟਰੀ ਕੈਂਟੋ ੧, ਸਤਰ ੭) ਜਿੱਥੇ ਓਹ ਨਵਾਂ ਹੀ ਮਯੂਜ਼ਿਜ਼ ਨੂੰ ਯਾਦ 
ਕਰਦਾ ਹੈ ਅਤੇ ਕੈਲੀਆਪੇ (ਵੀਰ ਚਰਿਤ ਵਰਣਨ) ਦੀ ਸਰਸ੍ਹਤੀ ਨੂੰ ਖਾਸ ਹੋਕਰਾ ਦੇਂਦਾ ਹੈ। 
ਫੇਰ “ਪੈਰਾਡਾਈਸ? (ਕੈਂਟੋ ੧, ਸਤਰ ੧੨) ਵਿਚ ਡੈਂਟੇ ਮਯੂਜ਼ਿਜ਼ ਦੇ ਆਗੂ ਐਪੋਲੋ ਨੂੰ ਯਾਦ 
ਕਰਦਾ ਹੈ ਕਿ ਤੂੰ ਮੇਰੀ ਛਾਤੀ ਵਿਚ ਪ੍ਰਵੇਸ਼ ਕਰ ਅਰ ਮੈਨੂੰ ਉੱਚਾ ਆਵੇਸ਼ ਦੇਹ। 

ਡੈਂਟੇ ਦੇ ਸਮੇ' ਮਗਰੋਂ ਯੂਰਪ ਦੇ ਈਸਾਈਪਣੇ ਵਿਚ ਹੋਰ ਫਰਕ ਆਯਾ, ਈਸਾਈਅਤ 
ਹੋਰ ਛਾਣੀ ਤੇ ਪੁਣੀ ਗਈ, ਅਰ ਦੇਵਤਾ ਪੂਜਾ ਤਾਂ ਕਿਤੇ ਰਹੀ, ਈਸਾ ਤੇ ਮਰੀਯਮ ਦੀਆਂ 
ਮੂਰਤੀਆਂ ਦੀ ਪੂਜਾ ਬੀ ਬਹੁਤੇ ਮੁਲਕਾਂ ਤੋਂ ਛੁੱਟੀ, ਨਵੇਂ ਮਤ ਦਾ ਨਾਮ ਪ੍ਰਾਟੈਸਟੈਂਟ ਹੋਯਾ, 
ਪਰੰਤੂ ਕਵੀਆਂ ਦੇ ਮੰਡਲ ਵਿਚ ਉਨ੍ਹਾਂ ਦੀ ਸਰਸੂਤੀ (ਮਯੂਜ਼) ਦਿਲ ਦੇ ਤਖਤੋ' ਨਾ ਉਤਰੀ। 
ਯੂਰਪ ਦਾ ਢੇਰ ਸਾਰਾ ਹਿੱਸਾ ਭਾਵੇਂ ਪ੍ਰਾਟੈਸਟੈਂਟ ਹੋ ਗਿਆ, ਪਰੰਤੂ ਕਵੀ ਮਯੂਜ਼ਾਂ ਨੂੰ ਯਾਦ 
ਕਰਦੇ ਰਹੇ ਅਰ ਆਪਣੀ ਕਵਿਤਾ ਦੀ ਸਫਲਤਾ ਲਈ ਸਹਾਇਤਾ ਮੰਗਦੇ ਰਹੇ। ਪ੍ਰਾਟੈਸਟੈੱਟ 
ਈਸਾਈਆਂ ਵਿਚੋ ਇਕ ਹੋਰ ਤ੍ਰਿੱਖਾ ਫਿਰਕਾ “ਪਜੂਰੀਟੈਨਸ'ਦਾ ਨਿਕਲਿਆ, ਜਿਨ੍ਹਾਂ ਵਿਚੋਂ 
“ਮਿਲਟਨ” ਨਾਮੇ ਇਕ ਮਹਾਨ ਕਵੀ ਜੀ ਹੋਏ ਹਨ। ਆਪ ਨੇ ਬੀ ਮਯੂਜ਼ ਨੂੰ ਯਾਦ ਕੀਤਾ ਹੈ। 
(ਮਯੂਜ਼ਿਜ਼) ਨੂੰ ਜੋ ਜਯੂਪੀਟਰ ਦੇ ਸਥਾਨ ਹੇਠੋਂ ਨਿਕਲਦਾ ਹੈ, ਵਨ ਵੇ ਦੇ ਲਾ ਦੀ 
ਇਸ ਕਵੀ ਨੇ ਆਪਣੇ “ਪੈਰਾਡਾਈਸ ਲਾਸਟ” ਨਾਮੇ ਮਹਾਂਕਾਵਜ ਵਿਚ ਵੀ ਮਯੂਜ਼ ਨੂੰ ਯਾਦ 
ਕੀਤਾ ਹੈ, ਸਗੋ' ਆਪ ਨੇ ਇਕ ਐਸੀ ਥਾਵੇਂ ਤਾਂ ਮਯੂਜ਼ ਨੂੰ ਆਲਿਮਪੀਅਨ ਪਹਾੜ ਤੋਂ' ਚੁੱਕ ਕੇ 
ਅਜਸ਼ਾਂ ਵਿਚ ਵੱਸਣ ਵਾਲੀ ਦਾ ਇਸ਼ਾਰਾ ਦੇ ਦਿੱਤਾ ਹੈ ਕਿ ਇਹ ਅਜਸ਼ਾਂ ਵਿਚੋਂ ਰੱਬ ਦੇ ਦਰ ਦਾ 
ਆਵੇਸ਼ ਹੈ, ਜਿਸ ਦਾ ਨਿਚੋੜ ਇਹ ਹੈ ਕਿ ਕਵੀ ਚਾਹੇ ਕਿਸੇ ਮਜ਼ਹਬ ਤੇ ਈਮਾਨ ਦੇ ਹੋਏ ਹਨ, 
ਉਨ੍ਹਾਂ ਨੇ ਅਪਣੀ ਉੱਚ ਕਵਿਤਾ ਦੇ ਲਿਖਣ ਦੀ ਹਾਲਤ ਨੂੰ “ਆਵੇਸ਼ਕ ਹਾਲਤ” ਅਨੁਭਵ ਕੀਤਾ 
ਹੈ, ਅਰ ਅਪਣੇ ਉਸ ਆਵੇਸ਼ ਨੂੰ ਨਾ ਦਿੱਸਣ ਵਾਲੇ ਜਗਤ ਵਿਚੋ ਕਿਸੇ ਰੂਹਾਨੀ ਵਜਕਤੀ 
ਵਾਲਾ ਸਮਝਿਆ ਹੈ, ਨਾਮ ਤੇ ਉਸ ਦੀ ਵਿਥਯਾ ਚਾਹੋ ਕੁਛ ਆਖੀ ਹੋਵੇ, ਪਰ “ਆਵੇਸ਼” ਤੇ 
“ਆਵੇਸ਼ ਕਿਸੇ ਅਦ੍ਰਿਸ਼ਯ ਸੱਤਯਾ ਯਾ ਵਜਕਤੀ ਵੱਲੋ” ਮੰਨਕੇ ਉਸ ਨੂੰ ਅਰਾਧਿਆ ਹੈ । ਇਸੀ 
ਪੁਕਾਰ ਕਵਿ ਸੰਤੋਖ ਸਿੰਘ ਜੀ ਨੇ ਅਪਣਾ ਗੁੰਥ ਆਰੰਭਣ ਤੋ' ਪਹਿਲਾਂ ਕਵੀਆਂ ਦੀ ਇਸ ਬੰਨ੍ਹੀ 
ਹੋਈ ਮਰਯਾਦਾ ਨੂੰ ਵਰਤ ਲਿਆ ਹੈ। ਭਾਵੇਂ ਓਹ ਆਪ ਇਕ ਅਕਾਲ ਦੇ ਉਪਾਸਕ ਹਨ, ਅਰ 








ਮੁਕਾਬਲਾ ਕਰੋ, ਰਿਗ ਵੇਦ, (੧੦. ੧੨੫) ਜਿੱਥੇ “ਵਾਚ” ਆਖਦੀ ਹੈ-ਜਿਸ ਆਦਮੀ ਨੂੰ ਮੈਂ ਪਿਆਰ ਕਰਦੀ 
ਹਾਂ ਉਸ ਨੂੰ ਸ਼ਕਤੀਮਾਨ ਬਨਾ ਦੇਂਦੀ ਹਾਂ, ਉਸ ਨੂੰ ਬ੍ਰਾਹਮਣ, ਰਿਸ਼ੀ ਤੇ ਦਾਨਾ ਬਨਾ ਦੇਂਦੀ ਹਾਂ। .... ਜਗਤ ਦੀ 
ਚੋਟੀ ਉਤੋਂ ਮੈ ਪਿਤਾ ਨੂੰ ਲੈ ਆਉਂਦੀ ਹਾਂ...। ਇਸਤੋ' ਸਪਸ਼ਟ ਹੈ ਕਿ ਲਿਖਣੇ ਵਾਲਾ “ਵਾਚ: “, ਯਾ 
“ਸਰਸੂਤੀ” ਯਾ “ਮਯੂਜ਼` ਨੂੰ ਮੰਨਦਾ ਹੈ ਕਿ ਓਹ (ਪਿਤਾ) ਪਰਮਾਤਮਾ ਦੇ ਦੇਸ਼ ਦੀ ਸ਼ੈ ਹੈ, ਅਰ ਓਹ ਆਪਣੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 27 





ਬੁਤਪ੍ਰਸਤ ਮਜ਼ਹਬ ਦੇ ਪੈਰੋਕਾਰ ਨਹੀਂ ਹਨ, ਉਨ੍ਹਾਂ ਨੇ “ਸ਼ਾਰਦਾ” ਨੂੰ ਕਵਿਤਾ ਦਾ ਇੱਕ 
“ਉੱਚਾ ਹੁਲਾਸ” ਜਾਣਕੇ ਯਾਦ ਕੀਤਾ ਹੈ, ਇਹ ਉਨ੍ਹਾਂ ਦਾ ਮਜ਼ਹਬੀ ਅਸੂਲ, ਇਸ਼੍ਹਾਪਤੀ ਯਾ 
ਧਰਮ ਨਹੀਂ ਹੈ। ਨਾ ਹੀ ਉਨ੍ਹਾਂ ਇਸ ਨੂੰ ਇਸ਼੍ਹ ਮੰਨਿਆ, ਨਾ ਮੰਨਣੇ ਦਾ ਉਪਦੇਸ਼ ਦਿੱਤਾ ਹੈ। 
ਆਪਣੇ ਧਰਮ ਦਾ, ਅਪਣੇ ਵਿਸ਼ਵਾਸ਼ ਤੇ ਈਮਾਨ ਦਾ, ਅਪਣੇ ਮਜ਼ਹਬੀ ਭਰੋਸੇ ਤੇ ਯਕੀਨ ਦਾ 
ਪਤਾ ਕਵਿ ਜੀ ਨੇ ਇਸੇ ਅਧਯਾਯ ਦੇ ਅੰਕ ੨੫ ਅਤੇ ੩੦ ਵਿਚ ਐਉਂ' ਦਿੱਤਾ ਹੈ 
ਗੋਬਿੰਦ ਸਿੰਘ ਗੁਰੂ “ਗਤਿ ਦਾਯਕ" ` ਆਨ ਕੀ ਆਸ ਨਹੀ ਮਨ ਰਾਈ ॥੨੫॥ 


ਅਬ ਆਨ ਕੀ ਆਸ ਨਿਰਾਸ ਭਈ ਕਲਗ਼ੀਧਰ ਬਾਸ ਕੀਯੋ ਮਨ ਮਾਹੀ ॥੩੦॥ 
ਇਸੇ ਅਧਯਾਯ ਵਿਚ ਇਸ ਤੋ ਵੀ ਹੋਰ ਸਪਸ਼ਟ ਐਉ' ਉਚ਼ਾਰਦੇ ਹਨ - 

(ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰਦੇ ਹੋਏ :) 
ਕਿੰਕਰ ਉਤਾਰਿ ਪਾਰ ਦੀਜੀਏ ਦਿਦਾਰ, ਨਿਜ ਲਾਗੀ ਤੇਰੇ ਨਾਮ ਤਾਰ ਛੋਰੀ ਆਸ ਹੋਰੀਆ। 
ਪਰਜਯੋ ਦਰਬਾਰ ਸਭ ਥਾਂਵ ਨਿਰਧਾਰ ਕਰ, ਮੋਖ ਕੇ ਉਦਾਰ ਤੁਮ ਨਮੋ ਕਰ ਜੋਰੀਆ ॥੩੨॥ 
ਹੋਰ-ਦੇਖੋ ਅੰਕ ੨੭ ਇਸੇ ਅਧਯਾਯ ਦਾ - 
ਕਬਿੱਤ:ਤੋਸੋ ਨਹੀਂ ਦਾਤਾ ਕੋਊ, ਮੋ ਸੋ ਨ ਭਿਖਾਰੀ ਦੀਨ, 

ਤੋ ਸੋ ਨ ਦਯਾਲੂ, ਦੁਖੀ ਮੋ ਸੋ ਨ ਅਲਾਈਏ। 

ਮੋ ਸੋ ਨਹੀਂ ਕ੍ਰਿੱਤਘਨ, ਤੋ ਸੋ ਉਪਕਾਰੀ ਨਾਂਹਿ, 

ਮੋ ਸੋ ਨ ਅਨਾਥ, ਨਾਥ ਤੋਂ ਸੋ ਨ ਬਤਾਈਏ। 

ਔਗੁਨੀ ਨ ਮੋ ਸੋ ਕੋਊ, ਗੁਨਵਾਨ ਤੋਂ ਸੋ ਨਹੀਂ, 

ਜਪ ਤਪ ਬੁਤ ਮੋ ਮੈਂ ਏਕ ਨਹਿਂ ਪਾਈਏ। 

ਕਵਿ ਆਯੋ ਹੈ ਸ਼ਰਨ, ਗਹੇ ਧਾਇ ਕੈ ਚਰਨ 

ਗੁਰੂ ਤਾਰਨ ਤਰਨ ! ਨਿਜ ਹਾਥ ਦੈ ਬਚਾਈਏ ॥੨੭॥ 

ਇਹ ਤੁਕਾਂ ਅਸਾਂ ਨਮੂਨੇ ਮਾਤੂ ਦਿੱਤੀਆਂ ਹਨ, ਬਾਕੀ ਸ਼੍ਰੀ ਗੁਰ ਨਾਨਕ ਪੁਕਾਸ਼ ਤੇ 
ਗੁਰ ਪੁਤਾਪ ਸੂਰਜ ਗੁੰਥ ਦੇ ਪੜ੍ਹਨ ਨਾਲ ਕਦਮ ਕਦਮ ਤੇ ਨਿਸ਼ਚਾ ਹੁੰਦਾ ਜਾਂਦਾ ਹੈ ਕਿ ਕਵੀ 
ਭਾਈ ਸੰਤੋਖ ਸਿੰਘ ਜੀ ਉਨ੍ਹਾਂ ਵਿਰਲੇ ਸਿੱਖਾਂ ਵਿੱਚੋਂ ਹੋਏ ਹਨ ਜੋ ਅਨਿੰਨ ਭਗਤ ਗੁਰੂ 
ਸਾਹਿਬਾਨ ਦੇ ਸਨ, ਇਸ ਲਈ ਉਨ੍ਹਾਂ ਦਾ ' ਸ਼ਾਰਦਾ ਆਵਾਹਨ? ਉਨ੍ਹਾਂ ਦਾ ਮਜ਼ਹਬ ਨਹੀਂ' ਹੈ, 
ਨਾ ਉਹ ਇਸ ਨੂੰ ਪੜ੍ਹਨ ਵਾਲਿਆਂ ਦਾ-ਮਜ਼ਹਬ ਬਨਾਉਣਾ ਚਾਹੁੰਦੇ ਹਨ। ਇਹ ਇੱਕ ਕਵੀ 
ਮਨ ਦਾ ਹੁਲਾਸ ਹੈ, ਦੇਖੋ ਈਰਾਨ ਅਗਨੀ ਪੁਸਤ ਸੀ, ਸਾਰਾ ਮੁਸਲਮਾਨ ਹੋ ਗਿਆ, ਪਰ 
ਕਵਿਤਾ ਕਰਨ ਵੇਲੇ ਸਾਕੀ ਤੇ ਮੈਅ (ਸ਼ਰਾਬ ਪਿਲਾਉਣ ਵਾਲਾ ਤੇ ਸ਼ਰਾਬ) ਨੂੰ ਯਾਦ ਕਰਦੇ 
ਹਨ। “ਸਾਕੀ ਤੇ ਸ਼ਰਾਬ” ਇਸਲਾਮ ਵਿਚ ਹਰਾਮ ਹਨ, ਪਰ “ਕਵਿਮਨ ਹੁਲਾਸ” ਉਸੇ ਹਰਾਮ 
ਸ਼ਰਾਬ ਪਿਲਾਉਣ ਵਾਲੀ 'ਸੁੰਦਰੀ-ਸਾਕੀ” ਨੂੰ ਕਵਿਤਾ ਕਰਨ ਵੇਲੇ ਯਾਦ ਕਰਦੇ ਤੇ ਆਵੇਸ਼ਕ 
ਹਾਲਤ ਦੀ ਯਾਚਨਾ ਕਰਦੇ ਹਨ ਕਿ ਪਿਆਲਾ ਪਿਲਾ ਦੇ। ਸ਼ਰਾਬ ਉਨ੍ਹਾਂ ਦੀ “ਕਾਵਯ ਸ਼ਕਤੀ” 
ਹੈ ਤੇ ਇਸ ਨੂੰ ਯਾਦ ਕਰਨਾ ਉਨ੍ਹਾਂ ਦਾ “ਮਨੋ-ਹੁਲਾਸ” ਮਾਤ੍ਹ ਹੈ। ਇਸੇ ਤਰ੍ਹਾਂ ਸਿੱਖ ਹੋ ਕੇ 
ਭਾਈ ਸਾਹਿਬ ਦਾ ਸ਼ਾਰਦਾ ਨੂੰ ਯਾਦ ਕਰਨਾ “ਕਵਿ-ਸੰਕੇ `- “ਕਵਿ ਮਨ ਹੁਲਾਸ'-ਹੈ, ਇਹ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 28 





ਇਸ਼ਟ ਅਰ ਇਸ਼ਟਾਪਤੀ ਦੀ ਬਾਤ ਨਹੀਂ ਹੈ । ਆਪਦੀ ਵਿਦਯਾ ਦਾ ਮੰਡਲ ਕੇਵਲ ਸੰਸਕ੍ਰਿਤ 
ਤੇ ਹਿੰਦੀ ਸੀ, ਇਸ ਵਾਸਤੇ ਉਨ੍ਹਾਂ ਲੋਕਾਂ ਦੇ ਤਰੀਕੇ ਦੀ ਹਿੰਦੀ ਭਾਸ਼ਾ ਦੀ ਰਚਨਾ ਵਿਚ ਇਹ 
ਹੁਲਾਸ ਵਰਤਿਆ ਜਾਣਾ ਇਕ ਸੁਤੇ ਸੁਭਾਵ ਗਲ ਸੀ। 

ਕਵੀ ਜੀ ਆਪ ਵੀ ਸਰਸੂਤੀ ਦੇ ਆਵੇਸ਼ ਨੂੰ ਗੁਰ ਯਸ਼ ਦੇ ਰਚਨ ਵਿਚ ਅੰਦਰਲੇ 
ਉਛਾਲ ਦੀ ਖ਼ਾਤਰ ਯਾਦ ਕਰਦੇ ਹਨ, ਨਾਕਿ ਇਸ਼ਟ ਮੰਨਦੇ ਹਨ। ਯਥਾ:- 

ਸਾਰਸੂਤੀ ਸਰਿਤਾ ਸਰਸ ਮਮ ਉਰ ਕਰਹੁ ਪ੍ਰਵਾਹ। 

ਉਠਹਿ ਲਹਿਰ ਛੰਦਨ ਰਚਨ ਗੁਰ ਹਰਿ ਜਸ ਕੇ ਮਾਂਹਿ ॥੧॥ 

(ਬ: ਰਮੈਣ ਕਿਸ਼ ਕਾਂ: ਸ: ੧) 

ਕਵਿ ਜੀ ਨੇ ਪਹਿਲਾਂ ਅਪਣੇ ਇਸ਼ਟ ਗੁਰੂ ਦਾ ਮੰਗਲ ਰਖਿਆ ਹੈ, ਉਸ ਵਿਚ 
ਦੱਸਿਆ ਹੈ ਕਿ ਆਪ ਨੂੰ ਸੱਚ ਤੇ ਵਿਘਨਾਂ ਦੇ ਨਾਸ਼ ਦੀ ਲੋੜ ਹੈ, ਇਸ ਤੋ' ਪਤਾ ਲੌਗਦਾ ਹੈ 
ਕਿ ਅਪਣੇ ਕੰਮ ਦੀ ਉਖਿਆਈ ਤੇ ਮਹਾਨਤਾ ਨੂੰ ਸਮਝ ਰਹੇ ਹਨ ਅਰ ਸ਼ੁਧਾ ਵਾਲੇ ਮਨ ਨਾਲ 
ਵਾਹਿਗੁਰੂ ਦੇ ਦਰ ਯਾਚਕ ਹਨ। ਫੇਰ ਸ਼ਾਰਦਾ ਦਾ “ਕਵਿ-ਸੰਕੇਤਕ” ਮੰਗਲ ਕਰਕੇ ਅੱਗੋ 
ਅਪਣੀ ਰਚਨਾਂ ਅਰੰਭਦੇ ਹਨ, ਅਰ ਅਪਣੇ ਇਸ਼ੂ ਦੇਵ-ਵਾਹਿਗੁਰੂ, ਤੇ ਇਸ਼੍ਹ ਗੁਰੂ-ਸੂੀ ਗੁਰੂ 
ਸਾਹਿਬਾਨ; ਫੇਰ ਆਪਣੇ ਵਿਦਯਾ ਦਾਤੇ ਦਾ, ਫੇਰ ਨਾਮ-ਵਾਹਿਗੁਰੂ ਨਾਮ-ਦਾ ਮੰਗਲ ਤੇ 
ਮਹਿਮਾ ਕਥਨ ਕਰਦੇ ਹਨ, ਸਿਮਰਨ ਦਾ ਫਲ ਦੱਸਦੇ ਹਨ, ਤੇ ਅਧਯਾਯ ਇਸੇ ਮੰਗਲਮਯ 
ਰੰਗ ਵਿਚ ਸਮਾਪਤ ਕਰ ਦੇਂਦੇ ਹਨ। ਸਾਰੇ ਪੰਦਰਾਂ ਮੰਗਲ ਆਪ ਨੇ ਕੀਤੇ ਹਨ, ੧੪ ਵਿਚ 
ਅਪਣਾ ਇਸ਼ੂ ਹੈ, ਤੇ ਇਕ ਵਿਚ ਪਰਾਇਆ ਇਸ਼ੂ ਨਹੀਂ, “ਮਜ਼ਹਬੀ ਸ਼ਖਸੀਅਤ” ਨਹੀਂ, 
ਪਰ ਕੇਵਲ ਕਵੀਆਂ ਦੇ ਮਨੋਹੁਲਾਸ ਦੀ ਕਵਿ ਸੰਕੇਤਕ ਰੀਤਿ ਵਰਤੀ ਹੈ। ਉਹ ਇਹ ਹੈ - 
ਕਬਿੱਤ:ਤੀਨੋ ਲੋਕ ਬਰ ਦਾਨੀ, ਤੀਨੋਂ ਜਾਂਚੈ' ਮਹਾਰਾਨੀ 

ਤੀਨੋ ਤਾਪ ਹਾਨੀ, ਆਦਿ ਤੀਨੋਂ ਗੁਨ ਮੰਡਿਕਾ। 

ਤੀਨੋ ਕਾਲ ਮਾਨੀ, ਤੀਨੋ ਸ਼ਕਤਿ ਪੁਧਾਨੀ ਤਵ 

ਤੀਨੋ ਕ੍ਰਿਤਵਾਨੀ, ਤੀਨੋ ਗਾਨੀ ਬਰ ਬੰਡਿਕਾ। 

ਦੀਨੀ ਰਜਧਾਨੀ ਬੱਜੂ ਪਾਨੀ ਕੋ ਕ੍ਰਿਪਾਨ ਪਾਨੀ 

ਜਾਨੀ ਮੈ ਭਵਾਨੀ ਸੁਖ ਖਾਨੀ ਖਲ ਖੰਡਿਕਾ। 

ਨਮੋ ਨਮੋ ਬਾਕ ਬਾਨੀ, ਜੋਤਿ ਬਿਦਤਾਨੀ, ਦਾਸ 

ਰਸਨਾ ਬਸਾਨੀ, ਜੈਤਿ ਜੈਤਿ ਮਾਤ ਚੰਡਿਕਾ ॥੨॥ 





` ਅਧਯਾਯ ੨੭ ਅੰਕ ੧੬, ੧੭ ਵਿੱਚ ਕਵੀ ਜੀ ਦੇਵੀ ਦੀ ਜ਼ਬਾਨੀ ਅਖਵਾਉਂਦੇ ਹਨ ਇਕ ਜਗਜਾਸੂ ਨੂੰ 

ਜੋ ਦੇਵੀ ਤੋਂ ਮੁਕਤੀ ਮੰਗਦਾ ਹੈ, ਦੇਵੀ ਆਖਦੀ ਹੈ :- 

ਪਰਾਲਬਧ ਹੈ ਤਨ ਕੀ ਜੌ ਲੌ। ਸੇਵਹੁ ਸੀ ਨਾਨਕ ਪਗ ਤੋ ਲੌ। ਪੁਰਿ 

ਸੁਲਤਾਨਹਿ ਕੀਨਿ ਦੁਕਾਨਾ। ਦੁਰਯੋ ਰਹਤਿ ਹੈ ਜਾਇ ਨ ਜਾਨਾ ॥੧੬॥ 

ਸੀ ਕਰਤਾਰ ਰੂਪ ਅਵਤਾਰਾ। ਕਲਿ ਨਰ ਤਾਰਨ ਕੋ ਤਨ ਧਾਰਾ। 
ਫੇਰ ਸ੍ਰੀ ਗੁ: ਨਾ: ਪ੍ਰ: ਪੂ: ਅਧਯਾਯ ੨੯ ਅੰਕ ੩ ਵਿਚ ਪਰਮੇਸ਼ੁਰ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਗਤ 
ਨਿਸਤਾਰਨ ਲਈ ਟੋਰਨ ਵੇਲੇ ਆਖਦੇ ਹਨ ਕਿ “ਹੈ ਕਲਿ ਕਾਲ ਕਰਾਲ ਬਿਸਾਲਹਿ ਮੰਦਮਤੀ ਮਨ ਮਾਨਵ 
ਹੋਊ। ਦੇਵਨਿ ਪੂਜਤਿ, ਨਾਮ ਤੇ ਬੇਮੁਖ ਕੇਵਲ ਪਾਪ ਪਰਾਇਨ ਜੋਊ। “ ਇਥੇ ਬੀ ਕਵੀ ਜੀ “ਦੇਵਤਿਆਂ ਦੀ 
ਪੂਜਾ” ਨੂੰ ਮੰਦ ਮਤੀ ਵਾਲੇ ਮਨੁੱਖਾਂ ਦਾ ਕਰਮ ਦੱਸ ਰਹੇ ਹਨ, ਤਦ ਓਹ ਆਪ ਕਿਸੇ ਦੇਵੀ ਦੇਵਤੇ ਨੂੰ ਆਪਣਾ 
ਇਸ਼ਟ ਕੀਕੂੰ ਮੰਨ ਸਕਦੇ ਸਨ ਯਾ ਸਾਨੂੰ ਮੰਨਣਾ ਸਿਖਲਾ ਸਕਦੇ ਸਨ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 29 





ਪਦਾਂ ਦੇ ਅਰਥ: ਤੀਨੋ ਲੋਕ= 
(ਉ) ਤਿੰਨ ਲੋਕ - ਸੁਰਗ, ਮਾਤ, ਪਾਤਾਲ। 
(ਅ) ਤੈ ਵਰਗ ਦੇਵਤੇ, ਮਨੁੱਖ, ਦੈੱਤ। 

ਮਹਾਰਾਨੀ=ਵਡੇ ਪ੍ਰਕਾਸ਼ ਯਾ ਪ੍ਰਤਾਪ ਵਾਲੀ। 

ਤੀਨੋ ਤਾਪ=ਆਧਿ, ਬਿਆਧਿ, ਉਪਾਧਿ। ਮਨ ਦੇ ਦੁੱਖ, ਸਰੀਰ ਦੇ ਦੁੱਖ, ਉੱਤੋਂ ਆ 
ਪਏ ਦੁਖ। ਕਵੀਆਂ ਦੇ ਤ੍ਰੈ ਤਾਪ ਏਹ ਹਨ” 

੧. ਅਪਣੀ ਚੰਗੀ ਕਵਿਤਾ ਦੇ ਅਭਿਮਾਨ ਵਿਚ ਬਲ ਉੱਠਣਾ। 

੨. ਦੂਸਰੇ ਦੀ ਚੰਗੀ ਕਵਿਤਾ ਵੇਖ ਕੇ ਈਰਖਾ ਨਾਲ ਸੜਨਾ 

੩. ਅਪਣੀ ਕਵਿਤਾ ਦੇ ਅਪਮਾਨ ਹੋਣ ਤੇ ਨਿਰਾਸਤਾ ਆਦਿਕ ਦੇ ਦੁਖ ਵਿਚ ਧੁਖਣਾ। 

ਤੀਨੋਗੁਨ=ਰਜ, ਤਮ, ਸਤ। ਅਥਵਾ 

ਦੂਸਰਿਆਂ ਦੇ ਕੀਤੇ ਸਾਹਿਤਯ ਨੂੰ ਖ਼ੂਬੀ ਨਾਲ ਸਮਝ ਸੱਕਣਾ, 

ਆਪ ਉੱਚਾ ਸਾਹਿਤਕ ਲਿਖ ਸੱਕਣਾ, 

ਦੂਸਰੇ ਨੂੰ ਸਾਹਿਤਯ ਸਿਖਾ ਸੱਕਣਾ ਯਾ ਚਾਤੁਰੀ ਨਾਲ ਵਯਾਖਯਾ ਕਰ ਸੱਕਣੀ। 

ਮੰਡਿਕਾ=ਸੰਵਾਰਣ ਵਾਲੀ, ਭੂਸ਼ਤਿ ਕਰਨ ਵਾਲੀ। 

ਤੀਨੋ ਕਾਲ=ਭੂਤ, ਵਰਤਮਾਨ, ਭਵਿੱਖਤ। ਬੀਤ ਚੁਕਾ, ਬੀਤ ਰਿਹਾ ਤੇ ਆਉਣ ਵਾਲਾ 
ਸਮਾਂ। (ਅ) ਤ੍ਰੈ ਜ਼ਮਾਨੇ-੧. ਵੇਦਕ, ੨. ਪੌਰਾਣਕ ਤੇ ੩. ਯਵਨੀ ਰਾਜ ਦਾ ਸਮਾਂ। ਭਾਵ ਇਹ 
ਕਿ ਤਿੰਨਾਂ ਸਮਿਆਂ ਦੇ ਕਵੀ ਤੈਨੂੰ ਮੰਗਲ ਵੇਲੇ ਮੰਨਦੇ ਰਹੇ ਹਨ। 

ਤੀਨੋ ਸ਼ਕਤਿ=ਤਿੰਨੋ ਸ਼ਕਤੀਆਂ= ਉਮਾ, ਰਮਾ, ਸਾਵਿੱਤ੍ਰੀ। ਰਿਗ ਵੇਦ ਵਿਚ ਸਰਸੂਤੀ 
ਨੂੰ ਨਦੀਆਂ ਦੀ ਮਾਂ ਮੰਨਿਆਂ ਹੈ, ਦੇਵੀਆਂ ਦੀ ਮਾਂ ਮੰਨਿਆ ਹੈ, (ਦੇਖੋ ਰਿਗ ਮੰਡ: ੨. ਸੂ: 
੪੧. ਮੰਤ੍ਰ ੧੬)। ਕਈ ਥਾਈਂ ਵਿਦਯਾ ਦਾਤੀ ਹੋਣ ਤੋ ਇਲਾਵਾ ਸਰਸ੍ਹਤੀ ਨੂੰ ਹੋਰ ਤ੍ਰੈ 
ਫਲਦਾਤੀ ਮੰਨਿਆਂ ਹੈ, ਓਹ ਤ੍ਰੈ ਫਲਦਾਤਾ ਸ਼ਕਤੀਆਂ ਉਸ ਦੀਆਂ ਏਹ ਹਨ: ੧. ਦੌਲਤ ਦੇਣ 
ਦੀ, ੨. ਖੇਤੀਆਂ ਬਹੁਤ ਉਪਜਾਉਣ ਦੀ, ੩. ਤ੍ਰੀਮਤਾਂ ਨੂੰ ਸੰਤਾਨ ਦਾਨ ਕਰਨ ਦੀ। 
ਤੀਨੋ ਕ੍ਰਿਤਵਾਨੀ ਉਤਪਤੀ, ਪਾਲਨ, ਸਿੰਘਾਰ, ਤਿੰਨਾਂ ਕੰਮਾਂ ਦੇ ਕਰਨ ਵਾਲੀ। ਤ੍ਰੈ ਕ੍ਰਿਤਾਂ ਖਾਸ 
ਸਰਸੂਤੀ ਦੀਆਂ ਏਹ ਹਨ: 

੧. ਯੱਗਾਂ ਨੂੰ ਸਫਲਤਾ ਦੇਣੀ। 

੨. ਰਿਸ਼ੀਆਂ ਨੂੰ ਕਵਿਤਾ ਦੇਣੀ। 

੩. ਨਦੀ ਸਰਸੂਤੀ ਵਿਚ ਪਵਿੱਤੁ ਜਲ ਦੇਣਾ। 


ਵੇਦਾਂ ਦੇ, ਪੁਰਾਣਾਂ ਦੇ, ਤੇ ਹੋਰ ਆਮ ਸਾਹਿਤਯ ਦੇ ਕਵੀ, ਤਿੰਨਾਂ ਨੇ ਤੇਰਾ ਯਸ਼ ਕੀਤਾ 
ਹੈ। ਬਰਬੰਡਿਕਾ ਬਲਵੰਤਿਕਾ ਬਲਵਾਨ। “ਬਰ? ਦੇ ਅਰਥ ਹਨ: ਬਲ, ਵਰ, 
ਸੇਸ਼ੂਤਾ, ਸੋ ਕਈ ਸੱਜਣ ਇਸ ਕਰਕੇ ਤ੍ਰੈ ਅਰਥ ਹੋਰ ਬੀ ਕਰਦੇ ਹਨ 

ਬਲ ਦੇ ਵੰਡਣ ਵਾਲੀ। 

ਵਰਾਂ ਦੇ ਵੰਡਣ ਵਾਲੀ। 

ਸਰੇਸ਼ਟਤਾ ਦੇਣ ਵਾਲੀ, ਭਾਵ ਆਪਣੇ ਪਾਤੂ ਕਵੀ ਨੂੰ ਉੱਚਿਆਂ ਕਰਨ ਵਾਲੀ। 

ਬੱਜੂ ਪਾਨੀ ਬੱਜਰ (ਪੱਥਰ) ਹੈ ਜਿਸ ਦੇ ਹੱਥ ਵਿਚ, ਇੰਦੁ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 30 


ਕ੍ਰਿਪਾਨ ਪਾਣੀ ਕ੍ਰਿਪਾਨ ਹੈ ਜਿਸ ਦੇ ਹੱਥ ਵਿਚ। [ਸੰਸ. ਕ੍ਰਿਪਾਨ ਤਲਵਾਰ। ਪਾਣਿ ਹੱਥ] 

ਭਵਾਨੀ ਕੁਸ਼ਲਤਾ ਦਾਤੀ। (ਅ) ਸੰਸਾਰ ਦਾ ਮੂਲ ਕਾਰਣ। 

(ਏ) ਦੇਵੀ, ਜੋ ਪਿੱਛੋਂ ਪਾਰਬਤੀ ਸਮਝੀ ਗਈ। 
ਭਵ=ਸ਼ਿਵ। ਭਵਾਨੀ ਸ਼ਿਵ ਦੀ ਇਸਤ੍ਰੀ। “ਭਵਾਨੀ” ਪਾਰਬਤੀ ਦੇ ਸ਼ਾਂਤਮਯ ਤੇ ਪਯਾਰ 
ਵਾਲੇ ਸਰੂਪ ਦਾ ਨਾਮ ਹੈ। 
ਸੁਖ ਖਾਨੀ=ਸੁੱਖਾਂ ਦੀ ਖਾਣ। ਜਿਸ ਤੋ ਸੁਖ ਪ੍ਰਾਪਤ ਹੋ ਸਕਣ। 
ਖਲ ਖੰਡਿਕਾ=ਦੁਸ਼ਟਾਂ ਦਾ ਨਾਸ਼ ਕਰਨ _ਵਾਲੀ। ਕਵੀਆਂ ਦੇ ਲਈ ਦੁਸ਼ਟ 

(ਵਿਘਨਕਾਰੀ) ਓਹ ਹਨ, ਜੋ ਉਨ੍ਹਾਂ ਦੀ ਨਿੰਦਾ ਕਰਦੇ ਹਨ ਤੇ ਉਨ੍ਹਾਂ ਦੇ ਅਰੰਭੇ ਗੁੰਥਾਂ ਵਿਚ 

ਮਿਥਕੇ ਅਟਕਾਂ ਪਾਉਂਦੇ ਹਨ। 
ਬਾਕ ਬਾਨੀ=ਕਵਿਤਾ ਸਫੁਰਣ ਕਰਾਉਣ ਵਾਲੀ, ਸਰਸੂਤੀ। ਰਿਗ ਵੇਦ ਵਿਚ ਕਵਿਤਾ 

ਦੀ ਸ਼ਕਤੀ ਦਾ ਨਾਮ ਵਾਕ ਤੇ ਵਾਚ ਕਰਕੇ ਆਇਆ ਹੈ। (ਦੇਖੋ ੧੦. ੭੧ ਤੇ ੧੨੫) ਪਿੱਛੋਂ 

ਇਸੇ ਦਾ ਨਾਮ ਸਰਸੂਤੀ ਹੋਇਆ। ਵਾਚ ਤੇ ਵਾਕ ਇੱਕੋ ਗੱਲ ਹੈ। 
ਬਿਦਤਾਨੀ=ਪੁਗਟ, ਪੁਗਟਾਉਣ ਵਾਲੀ। ਜੈਤਿ ਜੈਤਿ ਜੈ ਹੋ, ਜੈ ਹੋ। 
ਚੰਡਿਕਾ=ਜਿਸ ਦਾ ਸਰੂਪ ਤੇਜ ਹੈ, ਤੇਜ ਦੀ ਦੇਵੀ। 

(ਅ) ਦੁਰਗਾ ਦਾ ਉਹ ਰੂਪ ਜਿਸ ਨੇ ਮਹਿਖਾਸੁਰ ਮਾਰਿਆ। 

(ਏ) ਗਾਇਤ੍ਹੀ ਦੇਵੀ। 

(ਸ) _ਜਿਵੇ' ਸਰਸ਼ੂਤੀ ਵਿਦਯਾ ਦੀ ਦੇਵੀ ਹੈ ਤਿਵੇ' ਜੁੱਧ (ਬੀਰ ਰਸ) ਦੀ ਦੇਵੀ ਚੰਡਿਕਾ ਹੈ। 
ਜਿਵੇ ਸਿੱਖ ਧਰਮ ਵਿਚ ਸਾਹਿਤਯ ਤੇ ਬੀਰ ਰਸ ਕੱਠੇ ਕੀਤੇ ਗਏ ਤਿਵੇ' ਕਵੀ ਜੀ ਨੇ 
ਸਾਹਿਤਯ ਤੇ ਬੀਰ ਰਸ ਦੀਆਂ ਦੇਵੀਆਂ ਨੂੰ ਭੀ ਕੱਠਿਆਂ ਕਰਕੇ ਇੱਕੋ ਰੂਪ ਦੇ ਦਿੱਤਾ 
ਹੈ। 

: ਅਰਥ ਚੌਥੀ ਤੁਕ ਤੋਂ ਟੁਰੇਗਾ, ਫੇਰ ਪਹਿਲੀ, ਫੇਰ ਦੂਸਰੀ, ਫੇਰ ਤੀਸਰੀ ਦਾ 
ਲੌਗੇਗਾ:- ਹੇ ਬਾਕ ਬਾਨੀ (ਕਵਿਤਾ ਸਫੁਰਣ ਕਰਾਉਣ ਵਾਲੀ!) (ਤੇਰੀ) ਜੋਤ ਪੁਗਟ 
ਹੋ ਕੇ ਦਾਸ ਦੀ ਰਸਨਾ ਤੇ ਵਸ ਗਈ ਹੈ, (ਤੈਨੂੰ) ਨਮਸਕਾਰ ਨਮਸਕਾਰ ਹੋਵੇ, ਹੇ 
ਤੇਜ ਸਰੂਪ ਮਾਤਾ (ਤੇਰੀ) ਜੈ ਹੋ, (ਤੇਰੀ) ਜੈ ਹੋ ! (ਤੂੰ ਹੀ) ਤਿੰਨਾਂ ਲੋਕਾਂ ਨੂੰ (ਵਿਦਯਾ 
ਦਾ) ਵਰ ਦੇਣ ਵਾਲੀ ਹੈ', (ਤੈਨੂੰ) ਤਿੰਨੇ (ਵਰਗ ਵਾ ਤਿੰਨਾਂ ਲੋਕਾਂ ਦੇ ਕਵੀ) ਵਡੇ 
ਪ੍ਰਕਾਸ਼ ਵਾਲੀ (ਜਾਣਕੇ) ਯਾਚਨਾ ਕਰਦੇ ਹਨ, (ਤੂੰ ਕਵੀਆਂ ਦੇ) ਤ੍ਰੈਏ ਤਾਪ ਦੂਰ 
ਕਰਨੇ ਵਾਲੀ ਹੈ” (ਅਤੇ ਫੇਰ) ਤਿੰਨਾਂ ਗੁਣਾਂ (ਨਾਲ ਕਵੀਆਂ ਨੂੰ) ਆਦਿ ਤੋ” ਹੀ ਭੂਸ਼ਤ 
ਕਰਨੇ ਵਾਲੀ ਹੈ', ਤਿੰਨਾਂ ਕਾਲਾਂ ਵਿਚ (ਸਾਰੇ ਕਵੀਆਂ ਤੋ ਤੇਰਾ) ਸਤਿਕਾਰ ਹੋਇਆ 
ਦੀਆਂ), (ਤੂੰ) ਤਿੰਨਾਂ ਕਾਰਜਾਂ ਦੇ ਕਰਨ ਵਾਲੀ ਹੈ” (ਕਵਿਤਾ, ਯੱਗ ਸਫਲਤਾ ਤੇ 
ਜਲਦਾਨ); ਤਿੰਨਾਂ (ਜ਼ਮਾਨਿਆਂ ਦੇ ਕਵੀਆਂ ਨੇ ਤੈਨੂੰ) ਗਾਂਵਿਆਂ ਹੈ, ਹੇ ਵਰ ਦਾਤੀ! 
ਹੇ ਹੱਥ ਵਿਚ ਤਲਵਾਰ ਧਾਰਨ ਵਾਲੀ, (ਤੂੰ ਹੀ) ਇੰਦੂ ਨੂੰ ਰਾਜਧਾਨੀ ਦਿੱਤੀ ਸੀ, 
(ਤੈਨੂੰ) ਮੈਂ ਕੁਸ਼ਲਤਾ ਦਾਤੀ, ਸੁੱਖਾਂ ਦੀ ਖਾਣ ਤੇ ਦੁਸ਼ਟਾਂ (ਵਿਘਨਕਾਰੀਆਂ) ਦੇ ਨਾਸ਼ 
ਕਰਨ ਵਾਲੀ ਜਾਕਿਆਂ ਹੈ। 
: ਅਸੀਂ ਇਸ ਅੰਕ ਦੇ ਮੁੱਢ ਵਿਚ ਵਿਸਥਾਰ ਨਾਲ ਦੱਸ ਆਏ ਹਾਂ ਕਿ ਕਵੀ ਜੀ ਦਾ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 31 





ਇਸ ਵਿਚ ਆਪ ਨੇ ਉਨ੍ਹਾਂ ਦੇ ਸੰਕੇਤ ਤੋ' ਵਧਵੀਂ ਗੱਲ ਭੀ ਇਕ ਕੀਤੀ ਹੈ, ਜੋ 
ਜ਼ਾਹਿਰਾ ਅਣਮਿਲਦੀ ਗੱਲ ਹੈ, ਪਰ ਉਨ੍ਹਾਂ ਦਾ ਇਸ ਵਿਚ ਇੱਕ ਅਭਿਪ੍ਰਾਯ ਮਾਲੂਮ 
ਦਿੰਦਾ ਹੈ। “ਸ਼ਾਰਦਾ” ਯਾ “ਸਰਸੂਤੀ” ਯਾ “ਵਾਚ” ਯਾ “ਬਾਕਬਾਨੀ” ਇਕ ਨੰਡੀ 
ਸੁੰਦਰਤਾ ਵਾਲੀ ਅਰਥਾਤ ਜਮਾਲ ਦੇ ਆਦਰਸ਼ ਵਾਲੀ ਵਜਕਤੀ ਹੈ, ਪਰ ਇਸ ਵਿਚ 
ਉਸ ਨੂੰ ਤੇਜ ਵਾਲੀ ਤੇ ਜੰਗ ਫਤਹ ਕਰਾਉਣ ਵਾਲੀ ਭੀ ਆਖਿਆ ਹੈ, ਇਹ ਕਵੀ ਜੀ 
ਦੀ ਭੁੱਲ ਨਹੀਂ ਹੈ, ਉਹ ਇਕ ਉਸ ਕੌਮ ਦੇ ਬੰਦੇ ਹਨ ਕਿ ਜੋ ਜੰਗਜੂ ਹੈ, ਅਰ ਦੇਸ਼ 
ਤੇ ਕੌਮ ਨੂੰ ਜ਼ੁਲਮ ਤੇ ਓਪਰਿਆਂ ਦੇ ਰਾਜ ਤੋ ਆਜ਼ਾਦ ਕਰਨ ਵਾਸਤੇ ਬੀਰ ਰਸ ਵਿਚ 
ਭੀ ਜਾ ਪਈ ਸੀ; ਜਿਸ ਨੇ ਅਪਣਾ ਆਦਰਸ਼ 'ਯੁੱਧ” ਭੀ ਬਨਾਇਆ ਹੈ, ਉਸ ਕੌਮ 
ਦੇ ਰਚਣਹਾਰ ਨੇ ਇਨਸਾਨ ਨੂੰ ਜਮਾਲ ਤੇ ਜਲਾਲ ਦੋਹਾਂ ਸੁੰਦਰਤਾਈਆਂ ਨਾਲ ਭੂਸ਼ਤਿ 
ਕੀਤਾ ਸੀ। 
ਸ਼ਾਂਤਮਈ ਸੁੰਦਰਤਾ ਤੇ ਤੇਜਮਈ ਸੁੰਦਰਤਾ, ਇਉਂ' ਸੁੰਦਰਤਾ ਦੋ ਕਿਸਮਾਂ ਦੀ ਹੈ: ਬੁਲਬੁਲ ਦੀ 
ਆਵਾਜ਼, ਚੰਦੂਮਾਂ ਦੀ ਚਾਂਦਨੀ, ਫੁੱਲਾਂ ਦੀ ਕੋਮਲਤਾ, ਏਹ ਸ਼ਾਂਤਮਈ ਸੁੰਦਰਤਾ ਹੈ, 
ਬਿਜਲੀ ਦੀ ਦਮਕ, ਸੂਰਜ ਦਾ ਪ੍ਰਕਾਸ਼, ਸੂਰਮੇ ਦਾ ਬੀਰ ਰਸੀਆ ਦਰਸ਼ਨ ਇਹ 
ਤੇਜਮਈ ਸੁੰਦਰਤਾ ਹੈ, ਇਹ ਦੋਵੇ' ਜਿਸ ਇਨਸਾਨ ਵਿਚ ਹੋਣ ਉਸ ਨਮੂਨੇ ਦਾ 
ਆਦਮੀ ਰਚਕੇ ਉਨ੍ਹਾਂ ਦੇ ਸਮੂਹ ਤੋ' ਸਿੱਖ ਕੌਮ ਬਨਾਈ ਹੈ, ਜਿਸ ਰੀ ਦਾ ਦਿ 
ਭਾਈ ਸੰਤੋਖ ਸਿੰਘ ਹੈ। ਸੋ ਕਵਿ ਨੇ ਅਪਣੀ ਕਵਿਤਾ ਵਿਚ ਜਿਸ ਵੇਲੇ 'ਸਰਸੂਤੀ 
ਮੰਗਲ? ਕੀਤਾ ਹੈ ਤਦ ਆਪਣਾ ਬੀਰ ਰਸੀਆ ਆਦਰਸ਼ ਨਾਲੇ ਸ਼ਾਮਲ ਕਰ ਦਿੱਤਾ ਹੈ। 
ਸਿੱਖ ਕੌਮ ਵਿਚ ਜੋ ਸਾਹਿਤਕ ਇਸ ਨੇ ਪੈਦਾ ਕਰਨਾ ਹੈ ਉਸ ਵਿਚ ਬੀਰ ਰਸ ਭੀ 
ਭਰਨਾ ਹੈ। ਹਾਂ ਉਸ ਨੂੰ ਬੁਲਬੁਲ ਤੇ ਉਕਾਬ ਇੱਕੋ ਵੇਰ ਬਨਾਉਣਾ ਹੈ, ਸ਼ਾਂਤਿ ਰਸ ਤੇ 
ਬੀਰ ਰਸ, ਜਮਾਲ ਤੇ ਜਲਾਲ ਦੋ ਤਲਵਾਰਾਂ ਇਕ ਮਿਆਨੇ ਪਾਉਣੀਆਂ ਹਨ, ਇਸ 
ਲਈ ਆਪ ਨੇ ਆਪਣੇ ਖਿਆਲ ਮੂਜਬ ਸ਼ਾਰਦਾ ਭੀ ਉਹ ਕਥਨ ਕਰਨੀ ਹੈ ਜਿਸ ਵਿਚ 
ਠੰਢੀ ਤੱਤੀ ਦੋਇ ਸੁੰਦਰਤਾਈਆਂ ਹੋਣ, ਜੋ ਇਸ ਛੰਦ ਵਿਚ ਨਿਖੇੜਵੀਆਂ ਇੰਜ 
ਹਨ” 
ਜਮਾਲ (ਸ਼ਾਂਤਮਈ ਸੁੰਦਰਤਾ) ਜਲਾਲ (ਤੇਜੱਸਹੀ ਯਾ ਬੀਰ ਰਸੀਆ ਸੁੰਦਰਤਾ) 
੧. ਬਾਕਬਾਨੀ-ਇਹ ਪੁਰਾਤਣ ਰਿਗ ਵੇਦ ੧. ਚੰਡਿਕਾ-ਤੇਜ ਸਰੂਪ ਵਾਲੀ। 
ਵਾਲੇ “ਵਾਚ” ਨਾਮ ਵਾਲੀ, ਰਿਸ਼ੀਆਂ ਨੂੰ ਕਵਿ ਜੀ ਦੀ ਮੁਰਾਦ ਇਤਨੀ ਹੀ ਹੈ। ਜੇ 
ਵੇਦਿਕ ਸਾਮ ਤੇ ਰਿਚਾ ਰਚਣ ਦੀ ਸੱਤਯਾ _ ਇਸ ਦਾ ਜੁੱਧ ਦੀ ਦੇਵੀ ਦੁਰਗਾ ਤੋਂ ਹੈਤਾਂ 
ਦੇਣ ਵਾਲੀ ਵਯਕਤੀ ਹੈ। ਵੀ ਸਰਸਹੂਤੀ ਵਾਂਡੂ ਬੀਰ ਰਸੀਆ ਅਦ੍ਰਿਸ਼ਯ 
“ਵਾਚ” ਤੇ “ਵਾਕ” ਇੱਕੋ ਅਰਥ ਦੇ ਪਦ _ਵਯਕਤੀ ਦੇ ਗੁਣਾਂ ਨੂੰ ਗੀਤਾਂ ਦੇ ਰਚਣ ਵਾਲੀ 
ਹਨ। ਵਯਕਤੀ ਨਾਲ ਤਦਰੂਪ ਕਰਨ ਤੋਂ' ਹੈ। 
੨. ਦਾਸ ਰਸਨਾ ਬਸਾਨੀ; ਅਰਥ=ਕਵਿਤਾ, ੨. ਦੀਨੀ ਰਜਧਾਨੀ; ਰਾਜ ਦੇਣ ਵਾਲੀ 
ਸੁੰਦਰ ਬਾਣੀ ਉਚਾਰਣ ਦੀ ਸ਼ਕਤੀ ਦੇਣ __ ਸ਼ਕਤੀ। ਇੰਦੂ ਨੂੰ ਜਿਸ ਨੇ ਰਾਜ ਦਿੱਤਾ ਉਸ 
ਵਾਲੀ, ਇਹ ਸੁੰਦਰਤਾ ਸ਼ਾਂਤ ਰਸੀਆ ਹੈ। ਸਾਖੀ ਵਾਲੀ ਵਜਕਤੀ। ਰਾਜ ਦੇਣਾ ਤਾਂ 
ਅਰ ਜੇ ਉਹੋ ਬੀਰ ਰਸੀ ਕਵਿਤਾ ਰਚੇ ਫੇਰ __ਬਲਵਾਨ ਦਾ ਕੰਮ ਹੈ। ਮੁਕਾਬਲਾ ਕਰੋ ਪਦ 
ਬੀਰ ਰਸੀਆ ਭੀ ਹੈ, ਤੇ ਜੰਗਜੂ ਕੌਮ ਦਾ __ “ਸ਼ਾਰਦਾ” ਨਾਲ ਜਿਸ ਦਾ ਅਰਥ ਸਰਸੂਤੀ 
ਕਵਿ ਹੋਣ ਕਰਕੇ ਬੀਰ ਰਸੀ ਕਵਿਤਾ ਬੀ __ (ਵਿਦਯਾ ਵਿਗਯਾਨ ਦੇ ਤੱਤ੍ਰ ਦੀ ਦਾਤੀ) ਹੈ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 32 





ਕਵਿ ਜੀ ਨੇ ਲਿਖਣੀ ਹੈ। ਪਰ ਸਾਰਦਾ ਦਾ ਇਕ ਅਰਥ ਸਾਰ4ਦਾ 
'ਸ਼ਕਤੀ ਸ਼ਕਤੀ-ਦਾਤੀ ਦਾਤੀ” ਭੀ ਹੈ। 
੩. ਭਵਾਨੀ-ਕੁਸ਼ਲਤਾ ਦਾਤੀ। ਜੇ ਕਦੇ ਇਸ __ ੩. ਕ੍ਰਿਪਾਨ ਪਾਨੀ-ਜੁੱਧ ਦਾ ਆਦਰਸ਼ ਹੈ 
ਦਾ ਅਰਥ ਦੇਵੀ ਹੋਵੇ, ਤਾਂ ਭਵਾਨੀ ਉਸ ਨੂੰ ਕ੍ਰਿਪਾਨ ਹੱਥ ਵਿਚ ਹੋਣੀ। 
ਉਸ ਦੇ ਸ਼ਾਂਤਿਮਯ ਸਮੇ' ਦੇ ਸਰੂਪ ਨੂੰ ਕਹਿੰਦੇ 
ਹਨ। 

੪. ਸੁਖ ਖਾਨੀ- ੪. ਖਲ ਖੰਡਿਕਾ-ਦੁਸ਼੍ਹਾਂ ਯਾ ਵਿਘਨਾਂ ਕਾਰੀਆਂ 
ਤੀਨੋ ਕ੍ਰਿਤਵਾਨੀ, ਤੀਨੋ ਤਾਪ ਹਾਨੀ, ਤੀਨੋ ਦਾ ਨਾਸ਼ ਕਰਨਾ ਤੇਜ ਮਈ ਗੁਣ ਹੈ। ਵੇਦਕ 
ਕਾਲ ਮਾਨੀ, ਤੀਨੋ ਲੋਕ ਬਰਦਾਨੀ; ਏਹ ਰਿਸ਼ੀ-ਯੱਗਾਂ ਦੀ ਸਫਲਤਾ ਦੇਣ ਵਾਲੀ ਬੀ 
ਸਾਰੇ ਗੁਣ ਠੰਡ ਪਾਉਣ ਵਾਲੇ, ਵਰ ਦੇਣ __ਸਰਸੂਹਤੀ ਨੂੰ ਮੰਨਦੇ ਸਨ ਅਰਥਾਤ ਜਿਸ ਦੇ 

ਵਾਲੇ ਸ਼ਾਤਮਈ ਹਨ। ਪੁਭਾਵ ਨਾਲ ਯੱਗ ਨਿਰਵਿਘਨ ਸਮਾਪਤ ਹੁੰਦੇ 

ਹੋਣ। ਗੋਯਾ ਕਿਸੇ ਅੰਗ ਵਿਚ ਵੇਦਕ ਰਿਸ਼ੀ 
ਵੀ ਸਰਸ੍ਹਤੀ ਨੂੰ ਜਲਾਲ ਵਾਲੀ) ਬੀਰ ਰਸੀਆ 
ਮੰਨ ਗਏ ਹੋਏ ਹਨ। 
ਸੋ ਬਾਕ ਬਾਨੀ ਤੇ ਚੰਡਿ (ਤੇਜ) ਬਾਨੀ ਨੂੰ ਇਕ ਵਰਣਨ ਕਰਨਾ ਕਵਿ ਜੀ ਦੇ ਅਪਣੇ 
ਸਿੰਘ ਸਾਹਿਤਯ ਦਾ ਸੂਚਕ ਹੈ ਕਿ ਉਹ ਅਣਦਿਸਦੇ ਸੰਸਾਰ ਤੋਂ ਜਲਾਲ ਜਮਾਲ ਨੂੰ ਇਕ 
ਕਰਕੇ ਵਰਣਨ ਕਰਨ ਵਾਲਾ ਸਾਹਿਤਸ ਲਿਖਣਗੇ। 
(ਏ) ਅਪਣੇ ਇਸ਼ੂ ਦੇਵ-ਅਕਾਲ ਪੁਰਖ-ਦਾ ਮੰਗਲ। 
ਹੁਣ ਕਵਿ ਜੀ ਉਸ ਸਰੂਪ, ਉਸ ਵਜੂਦ ਦਾ ਮੰਗਲ ਕਰਦੇ ਹਨ ਜੋ ਉਨ੍ਹਾਂ ਦਾ ਅਪਣਾ 
ਇਸ਼ਟ ਦੇਵ ਹੈ। 
ਦੋਹਰਾ: ਸਰਬ ਬਯਾਪੀ, ਨਿਤ ਨਯੋ; ਸਤਿ, ਚਿਤ, ਆਨੰਦ ਰੂਪ। 
ਮੋ ਉਰ ਮੈਂ ਪ੍ਰਗਟੋ ਸਦਾ; ਜੋ ਚਰ ਅਚਰ ਅਨੂਪ ॥੩॥ 
ਪਦਾਂ ਦੇ ਅਰਥ: ਸਰਬ ਬਯਾਪੀ=ਸਾਰੇ ਵਯਾਪਕ, ਜੋ ਕਿਸੇ ਇਕ ਅਸਥਾਨ ਦੀ ਕੈਦ 
ਵਿਚ ਨ ਹੋਵੇ। ਜੋ ਹਰ ਸੂਖਮ ਤੋ ਸੂਖਮ, ਤਰਲ ਤੋ ਤਰਲ ਅਕਾਸ਼ ਆਦਿਕਾਂ ਤੋਂ, ਬੀ ਸੂਖਮਾਂ 
ਵਿਚੋਂ ਵੱਸ ਰਿਹਾ ਹੋਵੇ, ਦੇਸ਼ (5੦੦੦) ਜਿਸ ਨੂੰ ਵੰਡ ਨਾ ਸਕੇ। 
ਨਿਤ ਨਯੋ=ਸਦਾ ਨਵਾਂ, ਜੋ ਪੁਰਾਣਾ ਕਦੇ ਨਾ ਹੋਵੇ। ਕਾਲ ਜਿਸ ਪਰ ਕੋਈ ਅਸਰ ਨਾ 
ਪਾ ਸਕੇ। ਜੋ ਭੂਤ ਭਵਿੱਖ ਤੇ ਵਰਤਮਾਨ ਵਿਚ ਇਕਸਾਰ ਰਹੇ। ਬਾਲ ਜੁਆਨੀ ਬ੍ਰਿਧਾਪਨ ਜਿਸ 
ਉਤੇ ਵਟਾਉ ਸਟਾਉ ਨਾ ਲਿਆਵੇ। ਕਾਲ ਤੋ” ਪਰੇ। 
ਸਤਿ=ਜੋ ਵਾਸਤਵ ਵਿਚ ਹੋਵੇ। ਅਸਲੀ ਵਜੂਦ। ਜਿਸ ਦੀ ਬਾਬਤ ਕਿਸੇ ਥਾਂ ਯਾ ਕਿਸੇ 
ਹਾਲ ਇਹ ਨਾ ਕਿਹਾ ਜਾ ਸਕੇ ਕਿ “ਉਹ ਨਹੀਂ।” ਜਿਸ ਦਾ ਸਰੂਪ ਹਰ ਥਾਂ ਤੇ ਹਰ ਸਮੇ “ਹੈ” 
ਹੈ। 
ਚਿਤ=ਚੈਤੱਨਯ, ਜੀਉਂਦਾ ਜਾਗਦਾ। ਜਿਸ ਵਿਚ ਸੰਪੂਰਣ ਗਯਾਨ ਦਾ ਨਿਵਾਸ ਹੈ, ਜੋ 
ਆਪ ਸਦਾ ਸਾਰਾ ਗਯਾਨ ਸਰੂਪ ਹੈ। ਜਿਸ ਨੂੰ ਜਾਣਨ ਲਈ ਕਿਸੇ ਤਜਰਬੇ ਯਾ ਸਹਾਯਤਾ ਦੀ 
ਲੋੜ ਨਹੀਂ। ਜੋ ਅਪਣੇ ਆਪ ਤੋ ਸਦਾ ਸਭ ਥਾਂ ਸਭ ਕੁਛ ਜਾਣਦਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 33 





ਆਨੰਦ=ਪ੍ੁਸੰਨਤਾਈ, ਖੁਸ਼ੀ, ਪ੍ਰਸੰਨਤਾ ਰੂਪ ਵਾਲਾ; ਜੋ ਹਰ ਥਾਂਵੇ ਹਰ ਹਾਲ ਖੇੜੇ 
ਵਿਚ ਹੈ। ਜਿਸ ਦਾ ਵਜੂਦ ਉਮਾਹ, ਖੁਸ਼ੀ, ਮੰਗਲ, ਖੇੜਾ, ਉਤਸਾਹ ਹੈ। ਆਨੰਦ ਉਸ ਦਾ 
ਗੁਣ ਹੀ ਨਹੀਂ ਉਸ ਦਾ ਸਰੂਪ ਹੈ। 

“ਸਤ ਚਿਤ ਆਨੰਦ?” “ਹੈ”, “ਜਾਣਦਾ? ਹੈ ਕਿ ਹੈ”, ਜਾਣਦਾ ਹੈ ਕਿ ਆਨੰਦ ਹੈ। 
ਇਹ ਵਾਹਿਗੁਰੂ ਦਾ ਸਰੂਪ ਲੌਛਣ ਹੈ, ਉਸ ਦੇ ਵਜੂਦ ਦਾ ਵਰਣਨ ਹੈ ਕਿ ਉਹ:- ਹੈ, ਗਯਾਨ 
ਸਰੂਪ ਹੈ, ਅਰ ਅਨੰਦ ਸਰੂਪ ਹੈ। ਉਰ=ਹਿਿਦਾ। 

ਚਰ=ਜਾਨਦਾਰ। ਚਰ ਚੇਸ਼ਹਾ ਕਰ ਸਕਣ ਵਾਲਾ] ਜੋ ਚੱਲ ਸਕੇ, ਮੁਤਹੱਰਿਕ। 

ਅਚਰ=ਜੜ੍। [ਸੰਸ. ਅਚਰ] ਜੋ ਚਲ ਨਾ ਸਕੇ, ਜੋ ਹਰਕਤ ਨਾ ਕਰੇ। 

ਅਨੂੁਪ=ਅਨ-ਉਪਮ ਜਿਸ ਵਰਗਾ ਹੋਰ ਨਾ ਹੋਵੇ। ਅਤਿ ਸੁੰਦਰ। 

: ਹੇ ਸਾਰੇ ਵਯਾਪਕ, ਸਦਾ ਨਵੇਂ, ਸਤਿ ਚਿਤ ਆਨੰਦ ਸਰੂਪ (ਵਾਲੇ ਵਾਹਿਗੁਰੂ !) ਜੋ 
ਜੜ੍ਹ ਚੇਤਨ (ਸਾਰੀ ਸ੍ਰਿਸ਼ਟੀ ਵਿਚ ਸਭ ਤੋ ਵਧੀਕ) ਸੁੰਦਰ ਹੋ, ਮੇਰੇ ਹਿਰਦੇ ਵਿਚ 
ਸਦਾ ਪੁਗਟ ਹੋਵੋ। 

ਪਿੱਛੇ ਸਰਸੂਤੀ ਨੂੰ ਯਾਦ ਕੀਤਾ ਤਾਂ ਕੇਵਲ “ਦਾਸ ਰਸਨਾ ਬਸਾਨੀ` ਆਖਿਆ ਸੀ, 

ਜਦ ਅਪਣੇ ਇਸ਼ੂ ਦੇਵ ਤੇ ਆਏ ਹਨ, ਤਾਂ ਯਾਚਨਾ ਕਰਦੇ ਹਨ, “ਮੋ ਉਰ ਮੈ' ਪ੍ਰਗਟੋ 

ਸਦਾ।` ਇਤਨਾ ਫਰਕ ਇਸ ਦੇਵ ਦੇ ਪਿਆਰ ਦਾ ਤੇ ਕਵਿ ਸੰਕੇਤ ਦੇ 
ਆਵਾਹਨ ਦਾ ਇੱਥੇ ਦਿੱਸ ਰਿਹਾ ਹੈ। 

ਇਸ਼ਟ ਦੇਵ ਨੂੰ, ਸਾਰੇ ਵਿਆਪਕ, ਸਦਾ ਨਵਾਂ, ਕਦੇ ਬਾਲਾ, ਬੁੱਢਾ, ਪੁਰਾਣਾ ਨਾ ਹੋਣ 


4੬੨੮ 


ਵਾਲਾ, ਸਦਾ “ਹੈ”, ਸਦਾ “ਚੇਤਨ”, “ਸਦਾ ਆਨੌਦ”, ਜਿਸ ਜੈਸਾ ਹੋਰ ਕੋਈ ਬੀ 


“ਇਕ” ਦੇ ਪ੍ਰੇਮੀ, ਜਿਸਨੂੰ ਫਾਰਸੀ ਵਿਚ 'ਮੁਵਾਹਿਦ ` ਆਖਦੇ ਹਨ, ਸਿੱਧ ਹੁੰਦੇ ਹਨ। 


ਅਗਲੇ ਸ੍ਰੈਯੇ ਵਿਚ ਭਾਈ ਸਾਹਿਬ ਆਪਣੇ ਇਸੂ ਦੇਵ ਦਾ ਹੋਰ ਰੂਪ ਵਰਣਨ ਕਰਕੇ 
ਉਸਨੂੰ ਨਮਸਕਾਰ ਕਰਦੇ ਹਨ, ਉਸ ਤੋ ਬੀ ਉਨ੍ਹਾਂ ਦਾ ਇਕ ਅਕਾਲਪੁਰਖ ਦਾ 


ਉਪਾਸਕ ਹੋਣਾ ਪ੍ਰਗਟ ਹੈ। 
`: ਅੰ ਪਰਮਾਤਮ ਆਤਮਭੂ ਪਦਮਾਪਤਿ ਪੰਚ ਖਤੰਗ ਅਰਾਤੀ। 

ਬਾਯੁ ਬਿਨਾਯਕ ਬਾਯੁ ਸਖਾ ਬਨਰਾਇ ਬ੍ਰਿਖਾਬ੍ਹਿਖ ਸੈਲਨ ਪਾਤੀ। 

ਸੀਦਹਿ ਸੂਰ ਸਸੀ ਉਡ ਅੰਤਕ ਮਾਨਵ ਦਾਨਵ ਦੇਵ ਸੰਗਾਤੀ। 

ਬੰਦਨਤਾ ਕਰ ਬੰਦਨ ਕੈ ਨਿਤ ਆਨੰਦ ਕੰਦ ਮੁਕੰਦ ਜਿ ਖਯਾਤੀ ॥੪॥ 
ਪਦਾਂ ਦੇ ਅਰਥ: ਅੰ=੧, ਇਕ। (ਅ) ਆਤਮ ਵਸਤੂ। ਬ੍ਹਮ। (ਏ) ਅੰ=ਹੈ। 

ਪਰਮਾਤਮ=ਪਰਮ-ਆਤਮਨ।ਪਰਮ=ਪਹਿਲੀ। ਆਤਮਨ ਹਸਤੀ, ਰੂਹ, ਆਤਮਾ] 

ਸਭ ਤੋ ਪਹਿਲਾ ਆਤਮਾ, ਸਭ ਤੋ ਪਹਿਲੀ ਉੱਚੀ ਹਸਤੀ। 

ਆਤਮਭੂ=ਬ੍ਹਮ। ਪਦਮਾਪਤਿ=ਵਿਸ਼ਨੂ। ਪਦਮਾ=ਲਛਮੀ-ਪਤਿ] 





ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਗੁਰ ਪੂਤਾਪ ਸੂਰਜ ਗੁੰਥ ਦੇ ਅੱਡ ਅੱਡ ਨੁਸਖਿਆਂ ਵਿਚ ਤੇ ਅੱਡ ਅੱਡ ਥਾਈਂ 


ਸ੍ਰੈਯੇ ਦੇ ਪਾਠ ਅੱਡ ਅੱਡ ਦਿਸਦੇ ਹਨ:-ਸਵੈਯਾ, ਸ੍ੈਯਾ, ਸਵੱਯਾ। ਇਨ੍ਹਾਂ ਵਿਚੋਂ ਅਸਾਂ 'ਸ੍ਰੈਯਾ” ਰੂਪ ਸਾਰੇ 
ਵਰਤਣ ਦਾ ਯਤਨ ਕੀਤਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 34 





ਪੰਚ ਖਤੰਗ ਅਰਾਤੀ=[ਪੰਚ=ਪੰਜ। ਖਤੰਗ=ਤੀਰ। ਅਰਾਤੀ=ਵੈਰੀ।] ਪੰਜ ਤੀਰਾਂ ਵਾਲੇ 
ਦਾ ਵੈਰੀ। ਪੰਜ ਤੀਰਾਂ ਵਾਲਾ=ਕਾਮ, ਸੋ ਕਾਮ ਦਾ ਵੈਰੀ ਹੈ, ਸ਼ਿਵ। ਬਾਯੁ=ਵਾਯੂ। 
ਹਵਾ। ਬਿਨਾਯਕ ਗਣੇਸ਼=ਬੁੱਧ ਦੇਵ। 
ਬਾਯੁ ਸਖਾ=ਵਾਯੂ ਸਖਾ=ਹਵਾ ਜਿਸਦੀ ਸਹਾਯਕ ਹੋਵੇ, ਸੋ ਅਗਨੀ। 
ਬਨਰਾਇ=[ਬਨ=ਪਾਣੀ। ਰਾਇ=ਰਾਜਾ।] ਪਾਣੀ ਦਾ ਰਾਜਾ, ਵਰੁਣ। 
ਬਿਖਾਬ੍ਖ=[ਬ੍ਰਿਕਸ=ਰੁੱਖ, ਬੂਟੇ, ਬਾਗਾਂ ਦੇ ਬੂਟੇ। ਅਬ੍ਰਿਕਸ਼=ਆਪੇ ਉੱਗਣ ਵਾਲੇ 
ਬਨਾਂ ਦੇ ਬ੍ਰਿਛ] ਬਾਗ਼ਾਂ ਤੇ ਬਨਾਂ ਦੀ ਬਨਸਪਤੀ। 
(ਅ) ਬ੍ਰਿਖ=ਬੈਲ। ਬੈਲ ਤੋ ਮੁਰਾਦ ਧਰਮ, ਅਬ੍ਰਿਖ=ਅਧਰਮ। 
(੬) ਬਿ੍‌ਖ=ਕਰਣ (ਸੂਰਯ ਦਾ ਪੁੱਤੁ), ਬ੍ਰਿਖ=ਕਾਮਦੇਵ। 
ਸੈਲਨਿ ਪਾਤੀ=ਪੱਥਰਾਂ, ਪਰਬਤਾਂ ਦੇ ਤੋੜਨ ਵਾਲਾ, ਇੰਦੂ। 
ਸੀ ਦਹਿ=ਕੁਬੇਰ।ਸ਼ੀ=ਲਛਮੀ, ਦਹਿ-ਦੇਣ ਵਾਲਾ]। 
ਸੂਰ=ਸੂਰਜ। ਸਸੀ-ਚੰਦੂਮਾ। ਉਡ=ਤਾਰੇ। 
ਅੰਤਕ=ਧਰਮਰਾਜਾ, ਯਮ। ਮਾਨਵ=ਮਨੁੱਖ। ਦਾਨਵ=ਦੈਤ। 
ਦੇਵ-ਦੇਵਤਾ। ਸੰਗਾਤੀ=ਸੰਗਤਾਂ, ਭਾਵ ਕੁਲਾਂ।ਸਾਰੇ। 
ਬੰਦਨਤਾ=ਨਮਸਕਾਰ। ਕਰ ਬੰਦਨ ਕੈ=ਹੱਥ ਜੋੜਕੇ। 
ਆਨੰਦ ਕੰਦ=ਆਨੰਦ ਦਾ ਮੂਲ, ਜਿਸ ਤੋ' ਸਾਰਾ ਆਨੰਦ ਉਪਜੇ। 
ਮੁਕੰਦ=ਮੁਕਤੀ ਦਾਤਾ। ਖਯਾਤੀ=ਪੁਤੱਖ। 
ਅਰਥ: ਹੇ ਪ੍ਰਮਾਤਮਾ (ਤੂੰ ਜੋ) (ਅੰ) ਇੱਕ ਹੈ', ਨਿੰਤ ਹੈ', ਆਨੰਦ ਦਾ ਮੂਲ ਹੈ', ਪ੍ਰਤੱਖ ਹੈਂ; 
ਮੁਕਤੀ ਦਾਤਾ ਹੈ, (ਤੈਨੂੰ) ਬ੍ਰਹਮਾਂ, ਵਿਸ਼ਨੂੰ, ਸ਼ਿਵ, ਵਾਯੂ, ਗਣੇਸ਼; ਅਗਨੀ, ਵਰੁਣ, 
ਬਨ ਬਾਗਾਂ ਦੀ ਬਨਸਪਤੀ, ਇੰਦੂ, ਕੁਬੇਰ, ਸੂਰਜ, ਚੰਦੂਮਾਂ, ਤਾਰੇ, ਯਮਰਾਜ, 
ਮਨੁੱਖਾਂ, ਦੈਤਾਂ ਤੇ ਦੇਵਤਿਆਂ ਦੀਆਂ ਕੁਲਾਂ ਹੱਥ ਜੋੜਕੇ ਨਮਸਕਾਰ ਕਰਦੀਆਂ ਹਨ। 
ਪਿਛਲੇ ਦੋਹੇ ਵਿਚ ਕਵਿ ਜੀ ਨੇ ਅਪਣੇ ਇਸ਼ੂਦੇਵ ਦਾ ਪਤਾ ਦਿੱਤਾ ਹੈ ਕਿ ਓਹ 
ਕਿਸਦੇ ਉਪਾਸਕ ਹਨ, ਅਰ ਉਸਦਾ ਸਰੂਪ ਕਥਨ ਕੀਤਾ ਹੈ, ਜਿਸਤੋ' ਸੰਸਾ ਨਹੀਂ 
ਰਹਿ ਜਾਂਦਾ ਕਿ ਓਹ ਇੱਕ ਅਕਾਲ ਪੁਰਖ ਨਿਰੰਕਾਰ ਦੇ ਉਪਾਸਕ ਹਨ। ਉਨ੍ਹਾਂ ਦਾ 
ਇਸ਼ਟ ਦੇਵ “ਸਰਬ ਬਯਾਪੀ' ਹੈ, ਅਕਾਲ ਹੈ, ਸਤ ਚਿਤ ਆਨੰਦ ਹੈ, ਸਾਰੇ ਬੁਹਮੰਡ 
ਵਿਚ ਅਨੂਪਮ ਹੈ। ਐਸੇ ਸੈ ਅਪਣੇ ਇਸ਼ਟ ਦੇਵ ਅੱਗੇ ਪ੍ਰਾਰਥਨਾ ਕਰਦੇ ਹਨ ਕਿ ਮੇਰੇ 
ਹ੍ਰਿਦੇ ਵਿਚ ਸਦਾ ਹੀ ਪੁਗਟ ਹੋਏ ਰਹੋ, ਅਰਥਾਤ ਆਪਦੇ ਅਰ ਮੇਰੇ ਵਿਚਕਾਰ ਭੁੱਲ 
ਦਾ ਪਰਦਾ ਨਾ ਰਹੇ। ਇਹ ਸਰੂਪ ਅਰ ਅਪਣੀ ਮੰਗ ਕਹਿ ਕੇ ਇਸ ਸ੍ੈਯੇ ਵਿਚ ਕਵਿ 
ਜੀ ਅਪਣੇ ਵਿਸ਼ਾਲ ਹ੍ਿਦੇ ਵਿਚ ਉਸ ਅਪਣੇ ਇਸ਼ਟ ਦੇਵ ਦੇ ਬੁਹਮੰਡ ਵਿਚ ਪੁਗਟ ਤੇ 
ਸਾਖਯਾਤ ਕਿਸੇ ਰੂਪ ਵਿਚ ਦਰਸ਼ਨ ਕਰ ਰਹੇ ਹਨ। ਕਿਹੜੇ ਰੂਪ ਵਿਚ ਓਹ ਅਪਣੇ 
ਹ੍ਰਿਦੇ ਵਿਚ ਉਸਨੂੰ ਪ੍ਰਗਟ ਦੇਖ ਰਹੇ ਹਨ? ਸੋ ਦੱਸਦੇ ਹਨ:- 
ਓਹ ਸਭ ਤੋਂ ਆਦਿ, ਸਭ ਤੋਂ ਸ੍ਰੇਸ਼ਟ, ਸਭ ਤੋ, ਉੱਤੇ, ਕੇਵਲ ਇੱਕ, ਨਿਰਾ ਇੱਕ ਹੈ, ਦੂਜਾ 
ਉਸ ਜੇਹਾ ਹੈ ਨਹੀਂ, ਉਹੀ ਮੁਕਤੀ ਦਾਤਾ ਹੈ, ਉਹੀ ਪਰਮ ਆਨੰਦ ਦਾ ਦਾਤਾ ਹੈ, 
ਓਹ ਦਾਤਾ ਬੁਹਮੰਡ ਦੇ ਤਖਤ ਤੇ ਮਾਨੋ ਬਿਰਾਜ ਰਿਹਾ ਹੈ ਅਰ ਸਭ ਤੋ ਉਚੇ ਮੰਨੇ 
ਗਏ ਵਯਕਤੀਆਂ ਵਾਲੇ ਵਿਸ਼ਨੂੰ, ਬ੍ਰਹਮਾ, ਸ਼ਿਵ ਉਸਨੂੰ ਹੱਥ ਜੋੜ ਕੇ ਮੱਥਾ ਟੇਕ ਰਹੇ 


ਦਾ 


ਹਨ; ਫੇਰ ਵਰੁਣ (ਵੇਦ ਦਾ ਇਕ ਮੁੱਖਿ ਦੇਵਤਾ), ਇੰਦੂ, ਕੁਬੇਰ, ਯਮਰਾਜ ਆਦਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 35 





ਐਸ਼ੂਰਜ ਵਾਲੀਆਂ ਵਜਕਤੀਆਂ ਹੱਥ ਜੋੜ ਕੇ ਨਮਸਕਾਰ ਕਰ ਰਹੀਆਂ ਹਨ; ਫੇਰ ਬੁੱਧ 
ਦੇਵ ਵਰਗੇ ਸਦਗਤੀ ਨੂੰ ਪ੍ਰਾਪਤ ਲੋਕ ਮੱਥਾ ਟੇਕ ਰਹੇ ਹਨ; ਦੇਵਤੇ, ਦੈਤ ਤੇ ਮਨੁੱਖ 
ਸਾਰੇ ਨਮਸਕਾਰਾਂ ਵਿਚ ਪੈ ਰਹੇ ਹਨ; ਏਥੋਂ ਤਾਈਂ ਕਿ ਅਗਨੀ, ਬਨਸਪਤੀ, ਸੂਰਜ, 
ਚੰਦੂਮਾ, ਤਾਰੇ, ਸਾਰੀ ਕੁਦਰਤ ਉਸ ਕਾਦਰ ਅੱਗੇ ਨਮਸਕਾਰ ਕਰ ਰਹੀ ਹੈ। ਇਹ ਜੋ 
ਵਿਦਤ ਸਰੂਪ ਕਵਿ ਜੀ ਅਪਣੇ ਉੱਚੇ ਹੋਏ ਮਨ ਵਿਚ ਇਕ ਅਕਲਕਲਾ ਦੇ ਰੰਗ ਦਾ 
ਪ੍ਰਮਾਤਮਾ ਦਾ ਸਰੂਪ ਦੇਖ ਰਹੇ ਹਨ ਅਰ ਉਸਨੂੰ ਨਮਸਕਾਰ ਕਰ ਰਹੇ ਹਨ ਅਤੇ 
ਨਮਸਕਾਰ ਕਰਦੇ ਹੋਏ ਅਨੁਭਵ ਕਰ ਰਹੇ ਹਨ ਕਿ ਨਾ ਕੇਵਲ ਮੈ ਨਮਸਕਾਰ ਕਰ 
ਰਿਹਾ ਹਾਂ, ਪਰ ਸਭ ਤੋ” ਵੱਡੇ ਦੇਵ ਲੋਕਾਂ ਤੋਂ ਲੈ ਬ੍ਰਿਛ ਬੂਟੇ ਤਕ ਸਭ ਉਸ ਮਹਾਂ 
ਮੂਰਤੀ ਵਾਹਿਗੁਰੂ ਦੇ ਚਰਨਾਂ ਵਿਚ ਨਮਸਕਾਰ ਕਰ ਰਹੇ ਹਨ, ਅਰ ਵਾਹਿਗੁਰੂ ਦੇ 
“ਸਤ ਚਿਤ ਆਨੰਦ” ਸਰੂਪ ਦਾ ਪ੍ਰਕਾਸ਼ ਤੇ ਉਸਦੇ ਨਿੰਤ ਨਵੇਂ ਸਰਬ ਬਯਾਪੀ, ਸਰਬ 
ਦੇ ਪੂਜਯ ਸਰੂਪ ਦਾ ਇਹ ਦਰਸ਼ਨ ਕਰਦੇ ਹੋਏ ਚਾਹੁੰਦੇ ਹਨ ਕਿ ਇਹ ਦਰਸ਼ਨ ਸਦਾ 
ਮੇਰੇ ਹ੍ਰਿਦੇ ਵਿਚ ਪਰਗਟ ਹੋਇਆ ਰਹੇ; ਇਹ ਕਵੀ ਜੀ ਦੀ ਪੂਜਾ ਹੈ, ਪ੍ਰਸਤਸ਼ ਹੈ, 
ਆਪਣੇ ਇਸ਼ੂ ਦੇਵ ਦਾ ਸਰੂਪ ਕਥਨ ਤੇ ਉਸਦਾ ਆਰਾਧਨ ਹੈ। 

: ਇਸ਼ੂਦੇਵ-ਇਸਖ਼੍ਦੇਵ-ਇਸ਼ਟਦੇਵ-, ਤੋਂ ਸਾਡੀ ਮੁਰਾਦ ਹੈ ਅਕਾਲ ਪੁਰਖ, ਪਾਰਬ੍ਰਹਮ 
ਪਰਮੇਸੁਰ, ਜਿਸ ਤੋ` ਪਰੇ ਤੇ ਉੱਪਰ ਹੋਰ ਕੋਈ ਨਹੀਂ, ਕਿਉਕਿ ਸਿੱਖੀ ਵਿਚ 
ਇਸ਼ਹਦੇਵ ਇਹੋ ਹੈ। ਇਸ਼ਟਗੁਰੁ ਤੋ ਮੁਰਾਦ ਹੈ:-ਉਹ ਪ੍ਰਕਾਸ਼ ਸਰੂਪ ਮਹਾਨ ਵਸਕਤੀ 
ਜੋ ਕਵਿ ਦੇ ਪਿਆਰ ਦਾ ਆਲੈਬ ਹੈ, ਜਿਸਨੂੰ ਵਾਹਿਗੁਰੂ ਵਲੋ ਆਇਆ ਪੂਜਯ ਤੇ 
ਵਾਹਿਗੁਰੂ ਦੇ ਰਸਤੇ ਦਾ ਪੂਰਨ ਗਯਾਨ ਦਾਤਾ ਤੇ ਨਾਮਦਾਤਾ ਮੰਨਿਆ ਹੈ, ਅਰ ਜੋ 
ਹੋਰ ਦੈਵੀ ਵਯਕਤੀਆਂ ਤੋਂ' ਚਿੱਤ ਨੂੰ ਵਧੀਕ ਉੱਚਾ ਤੇ ਪਿਆਰਾ ਲਗਦਾ ਹੈ। ਸੋ ਸਿੱਖੀ 
ਵਿਚ ਦਸ ਗੁਰੂ ਸਾਹਿਬਾਨ ਹਨ। [ਸੰਸ. ਇਖ਼੍=ਚਾਹੁਣਾ] 

(ਸ) ਇਸੂ ਗੁਰ-ਸ੍ਹਰੀ ਗੁਰ ਨਾਨਕ ਦੇਵ ਜੀ-ਮੰਗਲ। 
: ਸ਼ੀ ਨਾਨਕ ਪੁਰੁਸ਼ੋਤਮੰ ਪਰਮ, ਪਰਾਵਰ ਨਾਥ। 
ਯੁਗਲ ਚਰਨ ਮਮ` ਬੰਦਨਾ ਧਰ ਪਰ ਧਰਿਕਰਿ ਮਾਥ ॥੫॥ 
ਪਦਾਂ ਦੇ ਅਰਥ: ਪੁਰੁਸ਼ੋਤਮੰ=[ਪੁਰੁਖ਼=ਆਦਮੀ। ਉੱਤਮ=ਸੁਸ਼ਟ] ਵਿਸ਼ੇਸ਼ ਸਿਫਤ ਵਾਲਾ 

ਆਦਮੀ, ਉਹਦੇਦਾਰ ਯਾ ਕਾਰਕ। ਪੁਰਸ਼ੋਤਮ (ਪੁਰੁਖੋਤਮ)=ਈਸ਼ਵਰ, ਨਾਰਾਯਣ, 
ਕ੍ਰਿਸ਼ਨ, ਵਿਸ਼ਨੂੰ ਆਦਿ ਭੀ ਕਹੀਦੇ ਹਨ। ਏਥੇ ਮੁਰਾਦ ਹੈ ਜਗਤ ਵਿਚ ਪ੍ਰਗਟ ਹੋਏ 
ਉੱਚੇ ਤੇ ਪੁਸਿੱਧੀ ਵਾਲੇ ਮਹਾਂ ਪੁਰਖ, ਜੈਸੇ ਅਵਤਾਰ, ਸਿੱਧ, ਬੁੱਧ, ਪੈਗ਼ੰਬਰ, ਵਲੀ, 
ਸੰਤ, ਗੁਰਮੁਖ ਆਦਿ। ਪੁਰੁਖੋਤਮ ਉਸ ਨਿਸ਼ਪਾਪ ਪੁਰਖ ਨੂੰ ਕਹਿੰਦੇ ਹਨ ਜੋ ਵੈਰੀ 
ਮਿੱਤਰ ਸਭ ਤੋ ਉਚੇਰਾ ਰਹੇ। ਕਵਿ ਜੀ ਦੀ ਮੁਰਾਦ ਇਸ ਦਿੱਸਦੇ ਜਗਤ ਵਿਚ ਪੁਗਟ 
ਹੋਏ ਮਹਾਂਪੁਰਖਾਂ ਤੋ” ਹੈ, ਜੋ ਮਨ ਬਚ ਕਰਮ ਕਰਕੇ ਉੱਚਿਆਂ ਤੋ` ਉੱਚੇ ਰਹਿਣੇ 
ਵਾਲੇ ਹੋਏ ਹੋਣ ਯਾ ਹੋਣਗੇ। 

ਪਰਮ=ਵੱਡਾ, ਵਡੇਰਾ, ਪਹਿਲਾ, ਮੁਹਰਲਾ, ਮੀਰੀ। 





'ਪਾਠਾਂਤ੍ਰ ਹੈ-ਮੁਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 36 





ਪਰਾਵਰ=ਨੇੜੇ ਦੂਰ, ਨੀਚ ਊਚ, ਮੁੱਢਲਾ ਅੰਤਲਾ, ਜਿਸ ਵਿਚ ਸਭ ਕੁਛ ਸ਼ਾਮਲ ਹੋਵੇ, 
ਸਮਸ਼ਟੀ। ਪਰੰਤੂ ਮੁੰਡਕ ਉਪਨਿਖ਼ਦ ਦੇ ਅੱਠਵੇ' ਸ਼ਲੋਕ ਵਿਚ ਇਹ ਪਦ ਆਯਾ ਹੈ ਤੇ ਉੱਥੇ 
ਅਰਥ ਹੈ:- 
ਬੁਹਮਾਦਿਕ ਉੱਚੇ ਲੋਕ ਜਿਸਦੇ ਅੱਗੇ ਨੀਵੇਂ ਹੋਣ। ਟੀਕਾ ਕਾਰ ਮਾਧਵਾਚਾਰਯ ਨੇ ਇਸ 
ਲਈ-ਵਿਸ਼ਨੂੰ-ਅਰਥ ਕੀਤਾ ਹੈ ਜੋ ਬ੍ੁਹਮਾਦਿਕਾਂ ਤੋਂ ਉੱਚਾ ਹੈ। ਕਵਿ ਸੰਤੋਖ ਸਿੰਘ ਜੀ ਦੀ 
ਮੁਰਾਦ ਗੁਰ ਨਾਨਕ ਦੇਵ ਜੀ ਨੂੰ “ ਪਰਾਵਰ ਨਾਥ” ਕਹਿਣ ਤੋ ਇਹ ਜਾਪਦੀ ਹੈ ਕਿ ਅਦ੍ਰਿਸ਼ਯ 
ਸੰਸਾਰ ਵਿਚ ਜੋ ਉੱਚੇ ਤੋਂ ਉੱਚੇ ਲੋਕ: ਬ੍ਰਹਮਾ, ਵਿਸ਼ਨੂੰ ਆਦਿ ਹਨ, ਗੁਰ ਨਾਨਕ ਦੇਵ ਜੀ 
ਉਨ੍ਹਾਂ ਦੇ ਬੀ (ਨਾਥ=) ਸੁਆਮੀ ਹਨ। 
ਨਾਥ=ਮਾਲਿਕ, ਸੁਆਮੀ। ਯੁਗਲ=ਦੋ, ਦੋਵੇ'। 
ਚਰਨ=ਚਰਨਾਂ ਪਰ। ਮਮ=ਮੇਰੀ। ਬੰਦਨਾਂ=ਨਮਸਕਾਰ, 
ਮੱਥਾ ਟੇਕਣਾ, ਸਿਜਦਾ। ਧਰ=ਧਰਤੀ। 
ਧਰਿ=ਧਰ ਕੇ, ਰੱਖ ਕੇ, ਅਥਵਾ-ਕਰ-ਧਰ=ਹੱਥ ਧਰਕੇ, ਮੁਰਾਦ ਹੈ ਮੱਥਾ ਤੇ ਦੋਵੇਂ ਹੱਥ 
ਧਰਤੀ ਤੇ ਧਰਕੇ-ਅਸ਼ਟਾਂਗ-ਪੁਣਾਮ ਹੈ। 
ਅਰਥ: (ਹੇ) ਸ੍ਰੀ (ਗੁਰੂ) ਨਾਨਕ (ਦੇਵ ਜੀ)! (ਆਪ ਜੋ ਜਗਤ ਦੇ) ਉੱਤਮ ਪੁਰਖਾਂ ਤੋ” 
ਪਰਮ ਹੋ, (ਅਰ ਅਦ੍ਰਿਸ਼ਯ) ਪਰਾਵਰਾਂ ਦੇ (ਬੀ) ਨਾਥ ਹੋ (ਆਪਦੇ) ਦੋਹਾਂ ਚਰਨਾਂ ਪੁਰ 
ਧਰਤੀ ਉਤੇ ਮੱਥਾ ਧਰ ਕੇ ਮੇਰੀ ਨਮਸਕਾਰ ਹੋਵੇ। 
ਦ੍ਰਿਸ਼ ਤੇ ਅਦ੍ਰਿਸ਼ਜ ਅਰਥਾਤ ਦਿੱਸਣ ਵਾਲੀ ਤੇ ਨਾ ਦਿੱਸਣ ਵਾਲੀ ਦੋਹਾਂ ਪੁਕਾਰਾਂ ਦੀ 
ਸ੍ਰਿਸ਼ਟੀ ਵਿੱਚ ਜੋ ਉੱਚੀਆਂ ਤੋ ਉੱਚੀਆਂ ਵਜਕਤੀਆਂ ਹਨ ਉਨ੍ਹਾਂ ਸਭਨਾਂ ਦੇ ਪੂਜਯ 
ਤੇ ਸੁਆਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਲਖ ਕੇ ਕਵਿ ਜੀ ਉਨ੍ਹਾਂ ਦੇ ਚਰਨਾਂ ਕੰਵਲਾਂ 
ਪਰ ਨਮਸਕਾਰ ਕਰਦੇ ਹਨ। 
ਪੁਰਖ ਤੋ ਮੁਰਾਦ ਜਗਤ ਵਿਚ ਪੁਗਟੇ ਚੰਗੇ ਪੁਰਖਾਂ ਤੋਂ ਹੈ, ਉਨ੍ਹਾਂ ਵਿਚੋ ਉੱਤਮ ਓਹ ਹਨ ਜੋ 
ਕਬੀਰ ਆਦਿ ਭਗਤ, ਹੋਰ ਈਸਾ ਮੁਹੰਮਦ ਆਦਿ ਪੈਗ਼ੰਬਰ, ਬੁੱਧ, ਜੀਨਾ ਆਦਿਕ 
ਮਹਾਂਪੁਰਖ, ਇਸ ਪ੍ਰਕਾਰ ਦੇ ਪੁਰਖੋਤਮਾਂ ਤੋ ਬੀ ਪਰਮ (ਵਡੇ, ਮੀਰੀ) ਸ੍ਰੀ ਗੁਰੂ 
ਨਾਨਕ ਦੇਵ ਜੀ ਹਨ। ਸ੍ਰੇਸ਼ਟ ਤੇ ਉੱਚੇ ਤੋਂ ਛੁੱਟ, “ਪਰਮ” ਵੱਡੇ ਪੁਰਖ ਤੇ ਅਧਿਕ ਨੂੰ 
ਬੀ ਕਹਿੰਦੇ ਹਨ, ਜੋ ਗੁਣਾਂ ਆਦਿ ਕਰਕੇ ਅਧਿਕ ਹੋਵੇ। “ਪਰਮ?” ਪਹਿਲੇ, ਮੁਹਰਲੇ, 
ਆਦਿ ਨੂੰ ਬੀ ਕਹਿੰਦੇ ਹਨ ਜੋ ਸਮੇ ਵਿਚ ਸਨਾਤਨ ਹੋਵੇ; ਅਤੇ ਪਰਮ-ਮੀਰੀ-ਜੋ ਸਭ 
ਤੋਂ ਪਦ ਵਿਚ, ਦਰਜੇ ਵਿਚ, ਅੱਗੇ ਹੋਵੇ-ਨੂੰ ਬੀ ਕਹਿੰਦੇ ਹਨ। ਕਵਿ ਜੀ ਦੇ ਪ੍ਰੇਮੀ 
ਮਨ ਵਿਚ ਇਹ ਸਾਰੇ ਭਾਵ ਸਤਿਗੁਰ ਲਈ ਲਹਿਰ ਰਹੇ ਸਨ, ਜਿਸ ਕਰਕੇ ਉਨ੍ਹਾਂ ਨੇ 
ਇਹ ਪਦ ਵਰਤਿਆ ਹੈ। 
ਜਗਤ ਵਿਚ ਪੁਗਟ ਹੋਏ ਮਹਾਂਪੁਰਖਾਂ ਨੂੰ ਸਭਨਾਂ ਤੋਂ ਉੱਚਾ ਕਹਿ ਕੇ ਆਪ ਉਨ੍ਹਾਂ ਨੂੰ 
“ਪਰਾਵਰ” ਆਖਦੇ ਹਨ। ਅਰਥਾਤ ਅਦ੍ਰਿਸ਼ਕ ਜਗਤ ਦੇ ਵਡੇ ਜੈਸੇ ਕਿ ਬੂਹਮਾਂ ਜੀ ਆਦਿਕ 
ਕਿ 
ਹੈ, ਜੈਸੇ ਮਾਧਵ ਨੇ ਵਿਸ਼ਨੂੰ ਜੀ ਮੰਨੇ ਹਨ। ਕਵਿ ਜੀ ਹੁਣ ਉਨ੍ਹਾਂ ਬੁਹਮਾਦਿਕਾਂ ਤੋ ਜੋ 
ਹਨ ਉਨ੍ਹਾਂ ਦੇ ਬੀ ਨਾਥ ਸ੍ਰੀ ਗੁਰੂ ਜੀ ਨੂੰ ਦੱਸਦੇ ਹਨ, ਇਨ 
ਮਹਾਨ ਮਹਾਨ ਉੱਚਿਆਂ ਤੋਂ ਵੀ ਉੱਚੇ ਸ੍ਰੀ ਗੁਰੂ ਜੀ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 37 





ਸ੍ਰੈਯਾ: ਬਰ ਚਾਰ ਪਦਾਰਥ ਦਾ ਬਰ ਚਾਰ 
ਬਿਚਾਰ ਕੋ ਮੂਰ ਉਦਾਰ ਸੁਹਾਵੈ'। 
ਉਪਕਾਰਿ ਸਖਾ ਸੁਖਕਾਰ ਸਦਾ 
ਤਮ ਪਾਰ ਕਰੈ' ਉਰ ਮੋ” ਬਸ ਜਾਵੈ'। 
ਅਘ ਜਾਲਨਿ ਤੇ ਜਮ ਜਾਲਿਨਿ ਤੇ 
ਕਲਿ ਕਾਲਨ ਤੇ ਤਤਕਾਲ ਛੁਟਾਵੈ'। 
ਅਰਬਿੰਦ ਬਿਖੇ ਗੁਨ ਏ ਸਭਿ ਹੋਹਿਂ 
ਤੰਬੈ ਉਪਮਾ ਪਗ ਸ੍ਰੀ ਗੁਰ ਪਾਵੈ' ॥੬॥ 
ਪਦਾਂ ਦੇ ਅਰਥ: ਬਰ=ਵਰ, ਸ੍ਰੇਸ਼ਟ, (ਅ) ਮੰਗਣ ਵਾਲੇ, ਯਾਚਕ”। 
ਚਾਰ ਪਦਾਰਥ=ਚਾਰ ਅਦਾਰਥ:- ਧਰਮ, ਅਰਥ, ਕਾਮ, ਮੋਖ। ਦਾ=ਦੇਣ ਵਾਲੇ, ਦਾਤੇ। 
ਬਰ=ਵਰ, ਮੂੰਹ ਮੰਗੀ ਮੁਰਾਦ। ਅਰਥਾਤ ਚਾਰ ਪਦਾਰਥਾਂ ਦੇ ਯਾਚਕਾਂ ਨੂੰ ਚਾਰੇ ਪ੍ਰਕਾਰ ਦੇ 
ਵਰਾਂ ਦੇ ਦਾਤਾ ਹਨ। 
(ਅ) ਸ੍ਰੇਸ਼ਟ ਚਾਰ ਪਦਾਰਥਾਂ ਦਾ ਸੁੰਦਰ ਵਰ ਦੇਣ ਵਾਲੇ ਹਨ। 
(ਏ) “ਵਰ” ਦਾ ਅਰਥ ਮੁਕਤਿ ਤੇ ਮੁਕਤੀ ਤੋਂ ਚਾਰੋ ਕਿਸਮ ਦੀ ਮੁਕਤੀ ਦਾ ਅਰਥ ਬੀ 
ਲਾਉਂਦੇ ਹਨ। 
ਬਿਚਾਰ=ਵਿਚਾਰ, ਗਯਾਨ। ਮੁਰ=ਮੂਲ, ਮੁੱਢ। 
ਉਦਾਰ=ਉਦਾਰਤਾ ਵਾਲੇ, ਸਖੀ, ਦਾਤੇ। ਸੁਹਾਵੈਂ=ਸੁਹਣੇ ਲੌਂਗ ਰਹੇ ਹਨ। 
ਉਪਕਾਰ ਸਖਾ=ਸਖਾ ਵਾਂਡੂ ਉਪਕਾਰੀ। ਸੱਜਣ ਦਾ ਮਿੱਤਰ ਵਾਂਡੂ ਆਪਣਾ ਸੁਖ ਨਾ ਵਿਚਾਰ 
ਕੇ ਦੂਸਰੇ ਦਾ ਭਲਾ ਕਰਨ ਵਾਲੇ। 
ਜੇ “ਉਪਕਾਰਿ” ਦੇ “ਰ” ਨੂੰ ਸਿਹਾਰੀ ਨਾ ਹੋਵੇ ਤਾਂ “ਉਪਕਾਰ ਦੇ ਮਿੱਤੂ ` ਅਰਥ ਹੋਊ, 
ਭਾਵ ਉਪਕਾਰ ਕਰਨ ਹਾਰੇ, ਜਿਵੇ ਕਹੀਦਾ ਹੈ “ਨੇਕੀ ਦਾ ਯਾਰ। 
ਸੁਖਕਾਰ=ਸੁਖ ਦੇਣ ਵਾਲੇ, ਸੁਖ ਕਰਨ ਵਾਲੇ, ਦੁਖ ਹਰਨ ਵਾਲੇ। 
ਤਮ=ਹਨੇਰਾ। ਭਾਵ ਹੈ ਅਵਿਦਯਾ, ਅਗਯਾਨ ਤੋਂ, ਜੋ ਮਨੁੱਖ ਦੇ ਮਨ ਤੇ ਹਨੇਰੇ ਵਾਂਡੂ 
ਪਿਆ ਹੈ। ਜਿਵੇ` ਹਨੇਰੇ ਤੋਂ ਪਾਰ ਬਾਂਹ ਫੜਕੇ ਕਰੀਦਾ ਹੈ ਤਿਵੇਂ ਨਿਸ ਸਹਾਯਤਾ ਨਾਲ 
ਅਗਯਾਨ ਤੋ ਪਾਰ ਕਰਦੇ ਹਨ। (ਅ) ਮੁਹਾਵਰਾ ਹੈ, ਪਾਰ ਕਰਨਾ=ਦੂਰ ਕਰਨਾ। 
ਉਰ=ਦਿਲ। ਦਿਲ ਵਿਚ ਵਸ ਜਾਂਦੇ ਤੋ ਮੁਰਾਦ ਹੈ ਡਾਢੇ ਹੀ ਪਯਾਰੇ ਲਗਦੇ ਹਨ, ਜਯੋ 
ਮਿਲੇ ਬਸ ਅੰਦਰ ਬਸ ਗਏ, ਫੇਰ ਚਿੱਤੋ` ਤੇ ਚੇਤਿਓਂ ਵਿਸਰਦੇ ਨਹੀਂ। 
ਅਘ=ਪਾਪ। ਜਾਲਨਿ=ਸਮੂਹ। ਜਮ=ਯਮ, ਮੌਤ ਦਾ ਦੇਵਤਾ। 
ਜਾਲਿਨਿ=ਜਾਲ, ਫਾਹੀ। ਕਲਿ-ਕਲਜੁਗ। ਕਾਲਨ=ਕਲੇਸ਼, ਅਪਦਾ। 
ਅਰਥ: (ਸ਼ੀ ਗੁਰੂ ਨਾਨਕ ਦੇਵ ਜੀ ਦੇ ਚਰਣਾਰਬਿੰਦ) ਚਾਰ (ਪਦਾਰਥਾਂ) ਦੇ ਯਾਚਕਾਂ ਨੂੰ ਚਾਰੋ” 
ਪਦਾਰਥਾਂ ਦੇ ਸ੍ਰੇਸ਼ਟ ਦਾਤਾ ਹਨ, ਵਿਚਾਰ ਦਾ ਮੂਲ ਹਨ (ਅਤੇ “ਵਿਚਾਰ ਗਯਾਨ” ਦੇ 





'ਪਾਠਾੰਤੂ “ਮੋ ? ਦੀ ਥਾਂ “ਜਾਂ” ਬੀ ਹੈ। 
"ਵਰ ਪਦ ਦੇ ਹੋਰ ਅਰਥ ਏਹ ਹਨ:-ਸੁਹਣਾਂ, ਉੱਤਮ, ਵੱਡਾ, ਵਰ (ਬਰਕਤ), ਪਤੀ, ਲਾੜਾ, ਜਵਾਈ, 
ਚੁਣਨਾ, ਯਾਚਨਾ ਕਰਨੀ, ਇੱਛਾ, ਚਿੜੀ, ਗੁੱਗਲ, ਕੇਸਰ।[ਇਸਦਾ ਧਾਤੂ ਹੈ ਵੀ=ਚੁਣਨਾ] 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 38 





ਦਾਨ ਕਰਨ ਦੀ ਬੀ) ਉਦਾਰਤਾ ਨਾਲ ਸੁਹਾ ਰਹੇ ਹਨ। ਸੱਜਣਾਂ (ਵਾਂਡੂ ਸਦਾ) 
ਉਪਕਾਰੀ (ਸਹਾਈ) ਹਨ, (ਅਤੇ) ਸਦਾ ਸੁਖ ਦੇ ਦੇਣ ਵਾਲੇ ਹਨ, ਹਿਰਦੇ ਵਿਚ ਵੱਸ 
ਜਾਂਦੇ ਹਨ (ਅਤੇ ਅਗਯਾਨ ਰੂਪੀ) ਅੰਧੇਰੇ ਤੋ ਪਾਰ ਕਰ ਦਿੰਦੇ ਹਨ। ਸਾਰੇ ਪਾਪਾਂ ਤੋ', 
ਕਲਜੁਗ ਦੇ ਕਲੇਸ਼ਾਂ ਤੋ, ਜਮਾਂ ਦੀ ਫਾਹੀ ਤੋ ਝੱਟ ਪਟ ਛੁਡਾ ਦਿੰਦੇ ਹਨ। ਏਹ 
(ਉੱਪਰ ਕਹੇ) ਸਾਰੇ ਗੁਣ ਜੇ ਕੰਵਲ ਫੁੱਲ ਵਿਚ ਹੋਣ ਤਾਂ ਸਤਿਗੁਰਾਂ ਦੇ ਚਰਨਾਂ ਦੀ 
ਉਪਮਾ ਪਾ ਸਕੇ। 

ਇਸ ਸ੍ਰੈਯੇ ਵਿਚ “ਉਰ ਮੋ ਬਸ ਜਾਵੈ” ਇਕ ਕੁੰਜੀ ਵਤ ਵਾਕ ਹੈ। ਜੋ ਉੱਤਮ 
ਜਗਯਾਸੂ ਅਪਣੇ ਇਸ਼ੂ ਦੇਵ-ਸੂੀ ਗੁਰੂ-ਜੀ ਦੇ ਚਰਨਾਂ ਨੂੰ ਹਿਰਦੇ ਵਿਚ ਵਸਾਉਂਦੇ 
ਹਨ, ਉਹ ਸਾਰੇ ਸੁੱਖਾਂ ਨੂੰ ਪਹੁੰਚਦੇ ਹਨ। ਚਰਨਾਂ ਦਾ ਹ੍ਰਿਦੇ ਵਿਚ ਟਿਕਣਾ ਸਿਮਰਨ ਹੈ 
ਗੁਰੂ ਜੀ ਦਾ ਤੇ ਸਹਿਜ ਧਯਾਨ ਹੈ| ਸਿਮਰਨ ਟੁਰਿਆ ਰਿਹਾ “ਲਿਵ” ਬਣ ਜਾਂਦਾ ਹੈ। 
ਜੇ ਜਗਯਾਸੂ ਲਿਵ ਵਲ ਟੁਰੀ ਜਾਏ ਅਰਥਾਤ ਸਿਧੀਆਂ ਰਿਧੀਆਂ ਤੋ ਪਰੇ ਰਹਿ ਕੇ 
ਕੇਵਲ ਮੋਖ ਦੀ ਇੱਛਾ ਰੱਖ ਕੇ ਸਾਈਂ ਦੇ ਪਯਾਰ ਵਿਚ ਟੁਰੀ ਚੱਲੇ ਤਾਂ ਲਿਵਲੀਨਤਾ 
ਅਰਥਾਤ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਸੁਖ, ਜਿਨ੍ਹਾਂ ਦੀ ਸਰੀਰ ਹੁੰਦਿਆਂ ਸਰੀਰ 
ਨੂੰ ਲੋੜ ਹੁੰਦੀ ਹੈ, ਓਹ ਫੇਰ ਸੁਤੇ ਸਿੱਧ ਪ੍ਰਾਪਤ ਹੁੰਦੇ ਹਨ। ਐਸੇ ਸੁੱਖਾਂ ਦੀ ਫਲ 
ਪ੍ਾਪਤੀ-ਜੋ ਮਾਨੋ ਸਤਿਗੁਰ ਜੀ ਦੇ, ਹ੍ਰਿਦੇ ਵਿਚ ਵਸ ਜਾਣ ਵਾਲੇ, ਚਰਨਾਂ ਦੀ ਤਾਸੀਰ 
ਹੈ-ਐਉ' ਵਰਣਨ ਕਰਦੇ ਹਨ ਜਿਵੇ ਆਪ ਪਰਤਾ ਕੇ ਡਿੱਠਾ ਹੈਨੇ। 

੧.ਚਰਨ ਚਾਰ ਪਦਾਰਥਾਂ: ਧਰਮ, ਅਰਥ, ਕਾਮ, ਮੋਖ ਦੇ ਦਾਤਾ ਹਨ, ਇਸ ਕਰਕੇ ਆਪ ਉਨ੍ਹਾਂ 
ਨੂੰ ਉਦਾਰ ਉਪਕਾਰ ਸੱਜਣ ਤੇ ਸੁਖਦਾਈ ਆਦਿ ਵਿਸ਼ੇਸ਼ਣਾ ਨਾਲ ਯਾਦ ਕਰਦੇ ਹਨ। 

੨. ਵਿਚਾਰ ਦਾ ਮੂਲ-ਗਯਾਨ ਦੇ ਦਾਤਾ-ਇਸ ਕਰਕੇ ਆਪ ਉਨ੍ਹਾਂ ਨੂੰ ਅਗਯਾਨ ਰੂਪ ਹਨੇਰੇ ਦੇ 
ਦੂਰ ਕਰਨ ਵਾਲੇ ਦੱਸਦੇ ਹਨ। 

੨੩. ਸਹਿਜ ਧਯਾਨ ਯਾ ਲਿਵ ਦੇ ਵਿਘਨਕਾਰੀ ਸਾਮਾਨਾਂ ਦਾ ਨਾਸ਼ ਕਰਨਾ ਵੀ ਇਨ੍ਹਾਂ ਦਾ ਹੀ 
ਕਰਮਾਂ-ਪਾਪਾਂ-ਤੋ” ਛੁਡਾ ਲੈਂਦੇ ਹਨ, ਇਸ ਤੋ ਵੱਧ ਜੋ ਬੀ ਮੋਖ ਦੀ ਇੱਛਾ ਵਾਲਿਆਂ 
ਦੇ ਰਸਤੇ ਵਿਚ ਯਮ ਨੇ ਜਾਲ ਵਿਛਾ ਰਖੇ ਹਨ, ਜੋ ਅਚੇਤ ਹੀ ਲਿਵ ਦੇ ਰਸਤੇ ਤੋ 
ਉਟਕਾ ਲੈਂਦੇ ਹਨ, ਇਨ੍ਹਾਂ ਸਾਰੇ ਵਿਘਨਾਂ ਤੋ “ਰਿਦੇ ਬਸ ਜਾਣ ਵਾਲੇ ` ਚਰਣ ਰੱਖ 
ਲੈਂਦੇ ਹਨ। ਸਤਿਗੁਰਾਂ ਜੀ ਦੇ ਚਰਣਾਂ ਦੀ ਇਹ ਤਾਸੀਰ ਕਿਉ' ਹੈ? ਇਸ ਲਈ ਕਿ 
ਉਹ ਸਤਿਗੁਰ ਦੇ ਹਨ, ਸਤਿਗੁਰ ਜੀ 'ਪੁਰੁਸ਼ੋਤਮ” ਤੇ “ਪਰਮ ਪਰਾਵਰ ਨਾਥ” ਹਨ, 
ਉਨ੍ਹਾਂ ਨੇ ਅਪਣੇ ਸਰੂਪ ਦੇ ਗੁਣ ਉਨ੍ਹਾਂ ਦੇ ਚਰਨਾਂ ਦੇ ਧਿਆਨੀਆਂ, ਅਰਥਾਤ 
ਉਪਾਸਕਾਂ ਨੂੰ ਪ੍ਰਾਪਤ ਹੋਣੇ ਹੋਏ। ਜਿਸ ਦਾ ਧਿਆਨ ਧਰੋ ਉਸ ਦੇ ਗੁਣਾਂ ਦਾ ਆਵੇਸ਼ 
ਹੁੰਦਾ ਹੈ। ਜਿਵੇ ਅੱਗ ਦੇ ਨਿਕਟ-ਵਰਤੀ ਨਿੰਘ ਨਾਲ ਸਫਲ ਹੁੰਦੇ ਹਨ, ਪੁੁਕਾਸ਼ ਦੇ 
ਧਯਾਨੀ ਚਾਨਣੇ ਤੋ ਕ੍ਰਿਤਾਰਥ ਹੁੰਦੇ ਹਨ, ਤਿਵੇਂ ਸਰਬ ਸੁਖਦਾਈ ਪੂਰਨ ਗਿਆਨ 
ਸਰੂਪ ਸਤਿਗੁਰ ਦੇ ਚਰਨਾਂ ਦੇ ਧਯਾਨ ਤੋੱ', ਸਿਮਰਨ ਤੋ', ਸਰਬ ਸੁਖ ਮਿਲਦੇ ਹਨ। 

(ਹ) ਇਸ਼ੂ ਗੁਰੂ-ਸੂੀ ਗੁਰੂ ਅੰਗਦ ਦੇਵ ਜੀ-ਮੰਗਲ। 
: ਸ਼ੀ ਅੰਗਦ ਕੰਦਨ ਬਿਘਨ, ਬਦਨ ਸੁ ਮੰਗਲ ਸਾਲ। 
ਪਰਨ ਸ਼ਰਨ ਕਰ ਚਰਨ ਕੋ, ਨਮਸਕਾਰ ਧਰਿ ਭਾਲ ॥ ੭॥ 
ਪਦਾਂ ਦੇ ਅਰਥ: ਸ਼ੀ=ਦੇਖੋ ਪੰਨਾ ੨੭ ਦੇ ਪਦ ਅਰਥ ਦਾ ਆਦ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 39 





ਕੰਦਨ=ਨਾਸ਼ ਕਰਨ ਵਾਲੇ। [ਸੰ. `, ਕਦਨ=ਨਾਸ਼, ਧ੍ਰੰਸ। [ਫਾਰਸੀ. ਕੰਦਨ=ਜੜੋਂ' ਪੁੱਟ 

ਦੇਣਾ]। 

ਬਿਘਨ=ਰੋਕ, ਮੁਸ਼ਕਲ, ਕਠਨਾਈ। [ਸੰਸ. ਵਿਘਨ] 

ਬਦਨ=ਮੂੰਹ। ਮੁਖੜਾ। ਮੁਖਾਰਬਿੰਦ। ਮੰਗਲ=ਖੁਸ਼ੀਆਂ, ਉਤਸ਼ਾਹ। 

ਸਾਲ=ਘਰ। ਮੰਗਲ ਸਾਲ ਦਾ ਮਤਲਬ ਹੈ ਜਿੱਥੇ ਮੰਗਲ ਦਾ ਨਿਵਾਸ ਹੋਵੇ। [ਸੰਸ: 

ਸ਼ਾਲਾ=ਘਰ]। 

ਪਰਨ=ਆਸਰਾ, ਓਟ।ਪੰ: ਪਰਨਾ=ਆਸਰਾ। ਸੰ: ਪੁਣਯ=ਭਰੋਸਾ, ਪੱਖ, ਮਿੱਤੁਤਾ]। 

ਸ਼ਰਨ=ਓਟ। (ਦੇਖੋ “ਸ੍ਰੀ ਗੁਰੂ ਅਮਰ ਮੰਗਲ” ਪੰਨਾ ੨੭ ਦੋਹਿਰਾ ਦੇ ਪਦਾਰਥਾਂ ਵਿਚੋਂ 

ਤੀਜੇ ਪਦ ਦਾ ਅਰਥ)। ਧਰਿ=ਧਰਿ ਕੇ। 
ਭਾਲ=ਮੱਥਾ। ਤੁਕ ਦਾ ਅਰਥ ਐਉ ਲਗਦਾ ਹੈ:-ਸ਼ਰਨ (ਦਾ) ਪਰਨ ਕਰ, ਧਰਿ ਭਾਲਿ, 
ਨਮਸਕਾਰ (ਕਰਦਾ ਹਾਂ) ਚਰਨ ਕੋ। 
ਅਰਥ: ਸ੍ਰੀ (ਗੁਰੂ) ਅੰਗਦ (ਦੇਵ ਜੀ) ਵਿਘਨਾਂ ਦੇ ਨਾਸ਼ ਕਰਨ ਵਾਲੇ (ਹਨ, ਅਤੇ ਉਨ੍ਹਾਂ ਦਾ) 
ਮੁਖਾਰਬਿੰਦ ਮੰਗਲਾਂ ਦਾ ਘਰ ਹੈ, (ਉਨ੍ਹਾਂ ਦੀ) ਸ਼ਰਣ ਦਾ ਆਸਰਾ ਲੈ ਕੇ, (ਧਰਤੀ 
ਉਤੇ) ਮੱਥਾ ਧਰ ਕੇ, ਚਰਨਾਂ ਨੂੰ ਨਮਸਕਾਰ ਕਰਦਾ ਹਾਂ। 
ਰ ਸੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਨੂੰ ਲੋਕੀ ਇਸ ਤਰ੍ਹਾਂ ਪੇਮ ਨਾਲ ਲੋਚਿਆ 
ਕਰਦੇ ਸਨ ਕਿ ਅੰਮ੍ਰਿਤ ਵੇਲੇ ਤੋਂ ਹੀ ਰਸਤੇ ਵਿਚ ਪੰਗਤਾਂ ਲਾਕੇ ਬੈਠ ਜਾਇਆ ਕਰਦੇ 
ਸਨ। ਕਾਮਨਾਂ ਵਾਲੇ ਕਾਮਨਾ ਪੂਰਨ ਹੋਣ ਦੀ ਲਾਲਸਾ ਵਿਚ, ਮੁਸ਼ਕਲਾਂ ਵਿਚ ਫਸੇ 
ਲੋਕ ਆਪਣੇ ਵਿਘਨਾਂ ਤੇ ਕਠਨਾਈਆਂ ਦੇ ਨਾਸ਼ ਲਈ, ਤੇ ਰੋਗੀ ਆਪਣੇ ਦੁੱਖਾਂ ਦੀ 
ਨਵਿਰਤੀ ਲਈ। ਉਨ੍ਹਾਂ ਦੇ ਦਰਸ਼ਨ ਨਾਲ ਦਰਸ਼ਨ ਕਰਨ ਵਾਲਿਆਂ ਨੂੰ ਮਨੋਕਾਮਨਾ 
ਪ੍ਰਾਪਤ ਹੁੰਦੀ ਸੀ, ਤੇ ਜੋ ਕੁਛ ਕਿਸੇ ਨੂੰ ਮੁਖਾਰਬਿੰਦ ਤੋ ਉਚਾਰ ਦੇਂਦੇ ਸਨ ਉਹ 
ਤਤਕਾਲ ਸਫਲ ਹੋ ਜਾਂਦਾ ਸੀ। ਉਨ੍ਹਾਂ ਦੇ ਇਸ ਬਿਰਦ ਅਰ ਇਸ ਪੁਸਿੱਧੀ ਵਲ ਕਵਿ 
ਜੀ ਦਾ ਇਸ਼ਾਰਾ ਇਨ੍ਹਾਂ ਅੱਖਰਾਂ ਵਿਚ ਹੈ। ਉਨ੍ਹਾਂ ਦੇ ਇਸ ਵੇਲੇ ਦੇ ਦਰਸ਼ਨ ਤੇ ਜਿਸ 
ਤੇ ਦ੍ਰਿਸ਼ਟੀ ਪੈ ਜਾਏ ਉਸ ਨੂੰ ਸੁਖ ਪ੍ਰਾਪਤੀ ਤੇ ਦੁਖ ਨਾਸ਼ ਵਾਲੀ ਵਿਥਯਾ ਬਾਬਤ ਭੱਟਾਂ 
ਨੇ ਵੀ ਸਵਈਆਂ ਵਿਚ ਆਖਿਆ ਹੈ - 
ਜਾਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੂਖ ਖਨਿ ਉਤਾਰ 
ਤਿਮਰ ਅਗ੍ਰਿਨ ਜਾਹਿ ਦਰਸ ਦੁਆਰ ॥ 
ਪੁਨਾ: ਦ੍ਰਿਸਟਿ ਧਰਮ ਤਮ ਹਰਨ ਦਹਨ ਅਘ ਪਾਪ ਪ੍ੁਨਾਸਨ ॥ 

ਉਨ੍ਹਾਂ ਦੇ ਇਸ ਗੁਣ ਦਾ ਵੀਚਾਰ ਕਰਕੇ ਕਵਿ ਜੀ ਉਨ੍ਹਾਂ ਦੀ ਸ਼ਰਨ ਦਾ ਆਸਰਾ ਲੈਂਦੇ 
ਹਨ ਤੇ ਧਰਤੀ ਤੇ ਮਸਤਕ ਟੇਕ ਕੇ ਨਮਸਕਾਰ ਕਰਦੇ ਹਨ, ਵਿਚ ਸੰਭਾਵਨਾ ਇਹ ਹੈ ਕਿ ਮੈ' 
ਜੋ ਇਹ ਗੂੱਥ ਲਿਖਣ ਲੌਗਾ ਹਾਂ ਮੇਰੇ ਵੀ ਵਿਘਨ ਨਾਸ਼ ਹੋਣ ਅਰ ਮੰਗਲਾਂ ਨਾਲ ਕਾਰਜ ਸਿਰੇ 
ਚੜ੍ਹ ਜਾਵੇ। 
ਸੈਯਾ: ਪਾਸੁ ਪਰਾਗ ਸੀ ਸੋਹਤਿ ਸੁੰਦਰ, ਗੰਧਿ ਸੀ ਕੀਰਤਿ ਮੱਧ ਬਸਾਨਾ। 





ਅਗੋਂ ਤੋਂ ਅਸੀਂ, ਸੰਸਕ੍ਰਿਤ ਨੂੰ-ਸੰਸ: ਫਾਰਸੀ ਨੂੰ ਫ਼ਾ: ਹਿੰਦੀ ਨੂੰ ਹਿੰ: ਪੰਜਾਬੀ ਨੂੰ-ਪੰ: ਸੰਖੇਪ ਕਰਕੇ 
ਲਿਖਾਂਗੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 40 


ਕੋਮਲਤਾ ਕੋਮਲਤਾ ਇਕ ਸੀ, ਨਿਰਲੇਪਤਾ ਸੀ ਨਿਰਲੇਪ ਸਮਾਨਾ। 
ਜੋ ਭਵ ਭੂਰ ਭਰਾ ਸਰਸੀ, ਤਿਸ ਤੇ ਨਿਤ ਊਰਧ ਸੋ ਬਿਗਸਾਨਾ। 
ਹੈਂ ਅਰਬਿੰਦ ਸੇ ਅੰਗਦ ਕੇ ਪਗ, ਮੋਖਦ ਏਕ ਬਿਸ਼ੇਖਤਾ ਜਾਨਾ ॥੮॥ 
ਪਦਾਂ ਦੇ ਅਰਥ: ਪਾਸ=ਧੂੜੀ। [ਸੰਸ. ਪਾਂਸ਼ੁ=ਰੇਤ ਦਾ ਕਿਣਕਾ, ਧੂੜੀ। ਹਿੰ: ਪਾਂਸੁ। ਪੰ: ਪਾਹ] 
ਪਾਂਸ਼ੁ ਨੂੰ ਪਾਸ ਸਮਝਕੇ ਇਸਦਾ-ਕੋਲ-ਅਰਥ ਕਰਨਾ ਅਸ਼ੁਧ ਹੈ, ਪੁਮਾਣ ਲਈ ਦੇਖੋ 
ਸ਼ੀ ਗੁਰੂ ਨਾਨਕ ਪ੍ਰਕਾਸ਼ ਅਧਯਾਯ ੪੦, ਮੰਗਲ (ਦੋਹਰਾ) ਪਦ ਪੰਕਜ ਕੀ ਪਾਸ ਬਰ 
ਪਰਮ ਮਨੋਗ ਪਰਾਗ। ਪਰਾਗ=ਫੁੱਲ ਜਦ ਖਿੜਦੇ ਹਨ ਤਦ ਉਨ੍ਹਾਂ ਵਿਚ ਨਰ ਤੇ 
ਮਦੀਨ ਤੁਰੀਆਂ ਹੁੰਦੀਆਂ ਹਨ, ਨਰ ਤੁਰੀਆਂ ਦੇ ਮੂੰਹ ਤੇ ਇਕ ਧੂੜਾ ਹੁੰਦਾ ਹੈ, ਜਿਸ 
ਦਾ ਰੰਗ ਅਕਸਰ ਪੀਲਾ ਜਿਹਾ ਹੁੰਦਾ ਹੈ, ਇਸ ਨੂੰ ਪਰਾਗ ਕਹਿੰਦੇ ਹਨ। ਫੁੱਲ ਵਿਚ 
ਇਹ ਸਭ ਤੋ ਉੱਚੀ ਸ਼ੈ ਹੈ ਤੇ ਸੁਹਣੀ ਲਗਦੀ ਹੈ, ਇਸ ਦੀ ਸੁਲੂੱਪ ਦੇ ਅੰਗ ਨੂੰ 
ਕਵਿ ਜੀ ਨੇ ਲਿਆ ਹੈ। ਸੀ=ਵਰਗੀ। ਸੋਹਤਿ=ਸੁਹਣੀ ਲਗ ਰਹੀ ਹੈ, ਸ਼ੋਭਾ ਦੇ ਰਹੀ 
ਹੈ। “ਸੁੰਦਰ” ਪਦ ਪਾਂਸ਼ੂ-ਦਾ ਵਿਸ਼ੇਸ਼ਣ ਹੈ। _ਗੰਧਿ=ਸੁਗੰਧੀ, ਖੁਸ਼ਬੋ। 
ਕੀਰਤਿ=ਕੀਰਤੀ, ਯਸ, ਜਸ। ਮੱਧ=ਵਿੱਚ। ਬਸਾਨਾ=ਵਸ ਰਹੀ ਹੈ, ਨਿਵਾਸ ਹੈ। 
ਕੋਮਲਤਾ=ਮੁਲਾਇਮੀ, ਕੂਲਾਪਨ। ਕਮਲ ਛੂਹਣ ਨੂੰ ਕੂਲੇ ਹਨ, ਪਰ ਚਰਣਾਂ ਵਿਚ 
ਛੁਹ ਦੀ ਕੋਮਲਤਾ ਬੀ ਹੈ `ਤੇ ਦਿਆਲਤਾ ਦੀ ਬੀ ਕੋਮਲਤਾ ਹੈ। 
ਨਿਰਲੇਪਤਾ=ਲਿਪਾਇਮਾਨ ਨਾ ਹੋਣ ਦੀ ਦਸ਼ਾ: ਕਮਲ ਫੁੱਲ ਪਾਣੀ ਤੋ ਅਲੇਪ ਰਹਿੰਦਾ 
ਹੈ। ਚਰਣ ਸੰਸਾਰ ਤੇ ਮਾਇਆ ਵਿਚ ਵੱਸਦੇ ਇਸ ਤੋ ਅਲੇਪ ਹਨ। [ਸੰਸ. 
ਨਿਰਲੇਪ]। ਸਮਾਨਾ=ਤੁੱਲ, ਬਰਾਬਰ। ਜੋ=ਜਯੋ, ਜਿਉਂ। ਭਵ=ਸੰਸਾਰ। ਭੂਰ=ਬਹੁਤ। 
ਭਰਾ=ਭਰਿਆ ਹੋਇਆ। ਸਰਸੀ=ਝੀਲ, ਛੰਭ। [ਸੰਸ. ਸਰਸ, ਸਰਸੀ]। (ਅ) ਸਹਤ 
ਰਸਾਂ ਦੇ। [ਸੰਸ. ਸਰਸ-ਈ=ਸਰਸ=ਸਹਿਤ ਰਸਾਂ, ਈ=ਦੇ]। ਸੂਚਨਾ-ਇਸ ਤੁਕ 
ਵਿਚ ਤ੍ਰੈਏ ਪਦ ਚਰਨਾਂ ਵਲ ਹਨ:-'ਜੋ, “ਭਵ” ਤੇ “ਨਿਤ”। ਬਾਕੀ ਦੇ ਸਾਰੇ- 
ਕੰਵਲ-ਪਰ ਘਟਦੇ ਹਨ। ਸਰਸੀ ਜਦ ਸ਼ਲੇਖ ਲਈਏ ਤੇ ਇਸਦੇ ਦੂਸਰੇ ਅਰਥ- 
ਸਹਤ ਰਸਾਂ ਦੇ ਕਰੀਏ ਤਦ ਸਾਰੀ ਤੁਕ ਚਰਨਾਂ ਵਲ ਲਗਦੀ ਹੈ, ਤਾਂ ਹੀ ਸਾਰੇ ਅਰਥ 
ਖੁਲ੍ਹਦੇ ਹਨ। ਊਰਧ=ਉੱਪਰ ਨੂੰ। [ਸੰਸ. ਊਰਦ੍ਰ]। ਸੋ=ਤਿਉਂ। ਬਿਗਸਾਨਾ=ਖਿੜਦਾ 
ਹੈ, ਖਿੜਿਆ ਹੈ (ਕਮਲ)। ਇਹ ਇਕ ਵਚਨੀ ਕ੍ਰਿਯਾ ਹੈ,-ਚਰਣ-ਬਹੁ ਵਚਨ ਵਿਚ 
ਕਹੀਦੇ ਹਨ, ਏਥੇ ਮੁਰਾਦ ਚਰਨਾਂ ਕਮਲਾਂ ਦੇ “ਯੁਗ” ਜੋੜੇ ਤੋ, ਹੈ ਕਿ ਚਰਨਾਂ ਦਾ 
ਯੂਗ ਖਿੜ ਰਿਹਾ ਹੈ। ਅਰਬਿੰਦ=ਕਮਲ। ਪਗ=ਚਰਣ। ਮੋਖਦ=[ਮੋਖਦ=] ਮੋਖ ਦੇ 
ਦਾਤੇ। ਮੁਕਤੀ ਦੇਣ ਵਾਲੇ। ਬਿਸ਼ੇਖਤਾ=ਵਾਧਾ। ਜਾਨਾਂ=ਜਾਣਿਆ ਗਿਆ ਹੈ। 
: (ਚੌਥੀ ਤੁਕ ਤੋਂ ਟੁਰੇਗਾ:-) (ਸਹੀ ਗੁਰੂ) ਅੰਗਦ (ਸਾਹਿਬ) ਜੀ ਦੇ ਚਰਣ ਕਮਲ ਵਰਗੇ 
ਹਨ (ਤਾਂ ਸਹੀ), (ਪਰੰਤੂ ਚਰਣਾਂ ਵਿਚ) ਇਕ ਵਾਧਾ ਜਾਣਿਆਂ ਗਿਆ ਹੈ (ਉਹ ਇਹ 
ਕਿ ਚਰਣ) ਮੁਕਤੀ ਦਾਤਾ ਹਨ। (ਸਮਾਨਤਾ ਐਉਂ ਹੈ ਕਿ) ਜਿਵੇਂ (ਕਵਲ ਫੁੱਲਾਂ ਦੇ 
ਉਤੇ) ਪਰਾਗ (ਸੁਹਣੀ ਲਗਦੀ ਹੈ) (ਤਿਵੇ' ਗੁਰ ਨਾਨਕ ਦੇ ਰਸਤੇ ਟੁਰਨ ਵਾਲੇ ਸ੍ਰੀ 
ਗੁਰੂ ਅੰਗਦ ਦੇਵ ਜੀ ਦੇ ਚਰਣਾਂ ਉੱਤੇ ਪਈ) ਸੁੰਦਰ ਧੂੜੀ ਸ਼ੋਭਾ ਦੇ ਰਹੀ ਹੈ। (ਜਿਵੇਂ 
ਕਵਲ ਦੇ ਵਿਚ) ਖੁਸ਼ਬੋ ਵੱਸਦੀ ਹੈ, (ਤਿਵੇਂ ਸ਼ੀ ਗੁਰੂ ਜੀ ਦੇ ਚਰਣਾਂ ਵਿਚ ਕੀਰਤੀ 
(ਦਾ) ਨਿਵਾਸ ਹੈ; ਕੋਮਲਤਾ (ਕਮਲਾ ਤੇ ਚਰਨਾਂ ਦੀ) ਇੱਕੋ ਜਿਹੀ ਹੈ, (ਅਤੇ) 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 41 


ਨਿਰਲੇਪਤਾ ਵਰਗੀ ਨਿਰਲੇਪਤਾਈ ਤੁੱਲਯ ਹੈ, ਜਿਵੇਂ ਬਹੁਤੇ (ਪਾਣੀ ਨਾਲ) ਭਰੇ ਛੰਭ 
ਵਿਚੋਂ ਕਵਲ ਉਪਰ ਨਿਕਲ ਕੇ ਖਿੜਦਾ ਹੈ, ਤਿਵੇ' ਸੰਸਾਰ, ਜੋ ਸਹਤ ਰਸਾਂ ਦੇ ਬਹੁਤੇ 
(ਪਦਾਰਥਾਂ ਨਾਲ) ਭਰਿਆ ਪਿਆ ਹੈ, ਉਸ ਤੋ” (ਚਰਣ ਕਮਲ) ਉਚਿਆਂ ਉਠ ਕੇ 
(ਨਿਤ) ਖਿੜ ਰਹੇ ਹਨ। (ਐਉਂ ਹੇ ਸੰਤ ਜਨੋ ਗੁਰੂ ਅੰਗਦ ਦੇਵ ਜੀ ਦੇ ਚਰਨ ਹੈਨ 
ਤਾਂ ਸਹੀ ਕਵਲਾਂ ਵਰਗੇ, ਪਰ ਇਨ੍ਹਾਂ ਵਿਚ ਇਕ ਵਾਧਾ ਜਾਣਿਆ ਗਿਆ ਹੈ ਕਿ 
ਇਹ-ਮੋਖਦ=ਮੁਕਤੀ ਦਾਤਾ ਹਨ)। 

ਭਾਵ: ਇਥੇ ਕਵਿ ਜੀ ਸਤਿਗੁਰ ਜੀ ਦੇ ਚਰਣਾਂ ਨੂੰ ਕਵਲਾਂ ਨਾਲ ਉਪਮਾ ਦੇ ਕੇ ਚਰਣਾਂ ਦੀ 
ਇਕ ਵਿਸ਼ੇਸ਼ਤਾ ਦਿਖਾਲਦੇ ਹਨ। 

ਪਹਿਲਾਂ ਦੋਹਾਂ ਦੀ ਤੁੱਲਤਾ ਦੱਸਦੇ ਹਨ:- 

ਕਵਲ ਸਤਿਗੁਰ ਚਰਣਾਂ 
੧. ਉਤੇ ਪਰਾਗ ਪਈ ਹੈ। ੧. ਉਤੇ ਯੂੜੀ ਪਈ ਹੈ। ਭਾਵ ਹੈ 





੨. ਖੁਸ਼ਬੋ। 
੩. ਕੋਮਲ ਹਨ ਛੁਹਿਆਂ। 


੪. ਉਹ ਜਲ ਤੋ ਨਿਰਲੇਪ ਹੈ। 
ਪ. ਪਾਣੀ ਤੋ` ਉੱਚਾ ਉਠਦਾ ਹੈ। 


ਹੁਣ ਵਾਧਾ ਦੱਸਦੇ ਹਨ - 
੬. ਕਮੀ-ਇਹ ਮੁਕਤੀ ਦਾਤੇ ਨਹੀਂ। ੬. ਵਾਧਾ-ਇਹ ਮੁਕਤੀ ਦਾਤਾ ਹਨ। 
ਮੁਰਾਦ ਇਹ ਹੈ ਕਮਲਾਂ ਦੇ ਦਰਸ਼ਨ 
ਨਾਲ ਸਦਗਤੀ ਪ੍ਰਾਪਤ ਨਹੀਂ, 
ਸੁੰਦਰਤਾ ਦਾ ਹੁਲਾਰਾ ਹੈ, ਤੇ ਚਰਨਾਂ 
ਵਿੱਚ ਸੁੰਦਰਤਾ ਦੇ ਹੁਲਾਰੇ ਨਾਲ 
ਸਦਗਤੀ ਪ੍ਰਾਪਤ ਹੁੰਦੀ ਹੈ। 
ਆਪਣੀ ਕਵਿਤਾ ਦੇ ਹੁਨਰ ਵਿੱਚ ਕਵੀ ਜੀ ਕੀਰਤੀ ਨੂੰ ਸੁਗੰਧੀ ਨਾਲ ਉਪਮਾ ਦੇਣ 
ਵਿੱਚ ਤੇ ਧੂੜੀ ਨੂੰ ਪਰਾਗ ਨਾਲ ਉਪਮਾ ਦੇਣ ਵਿੱਚ ਕਮਾਲ ਕਰ ਗਏ ਹਨ। ਕਵਿਤਾ ਦਾ 
ਕਟਾਖਯ ਇਕ ਇਹ ਵੀ ਹੈ ਕਿ ਕਵਲ ਪਾਣੀ ਤੋ` ਉੱਚਾ ਉਠਦਾ ਹੈ ਜੋ ਕਿ ਕੁਦਰਤੀ ਗੱਲ ਹੈ, 
ਕਵਲ ਦੀ ਇਸ ਵਿਚ ਕੀ ਵਡਿਆਈ ਹੈ, ਤੇ ਚਰਨਾਂ ਦਾ ਪਦਾਰਥਾਂ ਤੋ ਉੱਚੇ ਉਠਣਾ ਇਕ 
ਆਤਮ ਪੂਬੀਨਤਾ ਹੈ ਜੋ ਕਿ ਸਤਿਗੁਰ ਦੀ ਰੂਹਾਨੀ ਜ਼ਿੰਦਗੀ ਤੇ ਅਰਸ਼ੀ ਉਨਰ ਦਾ ਇਕ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 42 





ਕਮਾਲ ਹੈ। ਕਵਿ ਜੀ ਦੇ ਖਿਆਲ ਦੀ ਬਰੀਕੀ ਉਪਮਾ ਜੋਗ ਹੈ। ਬਾਕੀ ਆਪਣੇ ਹੁਨਰ ਦਾ 
ਕਮਾਲ ਉਹ ਇਕੋ ਕਮਲ ਨੂੰ ਚਰਨਾਂ ਦੀ ਉਪਮਾ ਲਈ ਅੱਡ ਅੱਡ ਪਹਿਲੂਆਂ ਵਿੱਚ ਲੈ ਕੇ 
ਕਦੇ ਸਦਰਸ਼ਤਾ, ਕਦੇ ਵਾਧਾ, ਕਦੇ ਕਮਲਾਂ ਦੀ ਨਯੂਨਤਾ ਦਰਸਾਉਣ ਵਿਚ ਦਿਖਾ ਰਹੇ ਹਨ। 
(ਕ) ਇਸ਼ੂ ਗੁਰੂ-ਸੂੀ ਗੁਰੂ ਅਮਰ ਦੇਵ ਜੀ-ਮੰਗਲ। 
ਦੋਹਰਾ: ਸ਼ੀ ਸਤਿਗੁਰ ਬਰ ਅਮਰ ਜੀ ਸ਼ਰਨ ਨਰਨ ਦੁਖ ਹਰਨ। 
ਕਾਰਨ ਕਰਨ ਸੁਜਾਨ ਮਨ ਨਮਸਕਾਰ ਤਿਨ ਚਰਨ ॥੯॥ 
ਪਦਾਂ ਦੇ ਅਰਥ: ਸ਼ੀ=ਸ਼ੋਭਾ ਦੇ ਸੰਯੁਕਤ। ਸ਼ੋਭਾ ਵਾਲੇ। [ਸੰਸ. ਸ਼੍ਹੀ=ਸ਼ੋਭਾ, ਸੁੰਦਰਤਾ, ਸ਼ੀਲ, 


੨੩ 


ਪ੍ਰਕਾਸ਼, ਸ਼ੁਭ ਗੁਣ, ਤ੍ਰੈ ਪਦਾਰਥ-ਧਰਮ, ਅਰਥ, ਪੇਮ, ਕਾਮਯਾਬੀ, ਦੌਲਤ, 
ਪੁਫੁੱਲਤਾਈ, ਸਿੱਧੀ, ਉੱਚਤਾ, ਪੁਤਾਪ]। ਵਰਤੋ' ਵਿਚ-ਸ਼ੀ ਇਕ ਸਤਿਕਾਰ ਦਾ ਪਦ 
ਹੈ ਜੋ ਮਹਾਨ ਪੁਰਖਾਂ ਅਵਤਾਰਾਂ, ਦੇਵਤਿਆਂ ਆਦਿ ਦੇ ਨਾਮ ਨਾਲ ਸਤਿਕਾਰ ਲਈ 
ਲਗਾਇਆ ਜਾਂਦਾ ਹੈ। ਬਰ=ਸ੍ਰੇਸ਼ਟ। [ਸੰਸ. ਵਰੰ-ਸੇੇਸ਼ਟ, ਚੰਗਾ, ਵਡਾ। ਵਰ: 
ਬਰਕਤ, ਅਸੀਸ, ਦਾਤ, ਦੋਣ। ਲਾੜਾ ਆਦਿ] ਦੇਖੋ ਪੰਨਾ ੨੧ ਦੀ ਟੂਕ ਚਿੰਨ੍ਹ। 
(ਅ) ਅਥਵਾ ਗੁਰੂ ਅਮਰਦੇਵ ਜੀ ਦੀ ਸ਼ਰਨ ਵਰ ਦੇ ਕੇ ਦੁਖ ਹਰਦੀ ਹੈ। ਸ਼ਰਨ=ਆਸਰਾ, 
ਓਟ, ਰਖਯਾ, ਹਮੈਤ, ਕਿਸੇ ਦੀ ਓਟ ਵਿਚ ਪ੍ਰਾਪਤ ਹੋਣ ਦੀ ਦਸ਼ਾ। [ਸੰਸ. ਸ਼ਰਣ] 
ਨਰਨ=ਨਰਾਂ ਦੇ। ਦੁਖ ਹਰਨ=ਦੁਖ ਦੂਰ ਕਰਨ ਵਾਲੀ। ਕਾਰਨ=ਸਬੱਬ, ਹੇਤੂ। ਕਰਨ=ਕਰਨ 
ਵਾਲੇ। ਕਾਰਨ ਕਰਨ=ਕਾਰਣਾਂ ਦੇ ਬੀ ਕਰਣ ਵਾਲੇ। ਕਾਰਣ ਉਤੇ ਜਿਸਦਾ ਵਸੀਕਾਰ ਹੋਵੇ। 
ਜਗਤ ਵਿਚ ਜੋ ਕੁਛ ਹੁੰਦਾ ਹੈ ਕਾਰਣ ਤੋਂ” ਹੁੰਦਾ ਹੈ; ਜੋ ਕਾਰਣ ਨੂੰ ਬੀ ਕਰ ਅਕਰ ਕਰ ਸਕੇ। 
ਭਾਵ ਸਰਬ ਸਮਰੱਥ ਤੋਂ ਹੈ। 
(ਅ) ਜਗਤ ਦੀ ਰਚਨਾ ਦੇ ਵੀ ਕਾਰਣ ਮੰਨਦੇ ਹਨ, ਜੈਸੇ ਤ੍ਰੈ ਗੁਣ ਆਦਿ, ਇਨ੍ਹਾਂ ਦੇ ਬੀ 
ਜੋ ਕਰਣ ਵਾਲੇ ਹੋਣ; ਮੂਲ ਰਚਨਹਾਰ। ਕਰਤਾ। 
ਸੁਜਾਨ=ਸੁਮਜਾਨ=ਚੰਗੀ ਤਰ੍ਹਾਂ ਜਾਣਨ ਵਾਲਾ। ਗਯਾਨਵਾਨ, ਬੁ ਹਮ ਗਯਾਨੀ। (ਅ) ਜੋ 
ਪੂਰੀ ਤਰ੍ਹਾਂ ਜਾਣੇ, ਜਿਸਦਾ ਗਯਾਨ ਸੰਪੂਰਨ ਹੋਵੇ, ਜਾਣਨ ਸ਼ਕਤੀ ਵਿਚ _ਨਿਪੁੰਨ। 
ਅੰਤਰਯਾਮੀ। 
ਅਰਥ: ਸ਼ੋਭਾ ਵਾਲੇ (ਅਤੇ) ਸ੍ਰੇਸ਼ਟ ਸਤਿਗੁਰੂ ਅਮਰ (ਦੇਵ) ਜੀ (ਦੀ) ਸ਼ਰਣ ਜੀਵਾਂ ਦੇ ਦੁੱਖ 
ਦੂਰ ਕਰਨ ਵਾਲੀ ਹੈ, (ਕਿਉਂਕਿ ਓਹ) ਕਾਰਨ ਕਰਨ ਹਨ (ਅਤੇ) ਸੁਜਾਨ ਮਨ ਵਾਲੇ 
ਹਨ, ਉਨ੍ਹਾਂ ਦੇ ਚਰਣਾਂ ਪਰ ਮੇਰੀ ਨਮਸਕਾਰ ਹੋਵੇ। 
ਸ਼ੀ ਗੁਰੂ ਅਮਰ ਦੇਵ ਜੀ ਬੜੇ ਉੱਤਮ ਹਨ, ਸ਼ੋਭਾ ਵਾਲੇ ਹਨ, ਉਨ੍ਹਾਂ ਦੀ ਸ਼ਰਣ ਜੀਵਾਂ 
ਦੇ ਦੁਖ ਦੂਰ ਕਰਨ ਵਾਲੀ ਹੈ। ਇਹ ਇਸ਼ਾਰਾ ਉਨ੍ਹਾਂ ਦੇ ਉਸ ਮਹਾਨ ਕ੍ਰਿਪਾਲੂ ਸੁਭਾਵ 
ਵਲ ਹੈ ਕਿ ਜੋ ਉਨ੍ਹਾਂ ਦੇ ਦਰ ਗਿਆ ਸੋ ਵਰੋਸਾਯਾ। ਬੀਮਾਰਾਂ ਨੂੰ ਰਾਜ਼ੀ ਕਰਨਾ, ਹਰ 
ਪੁਕਾਰ ਦੇ ਦੁਖੀਆਂ ਤੇ ਦਇਆ ਕਰਨੀ, ਕਰਾਮਾਤਾਂ ਨਾਲ ਬੀ ਸੁਖ ਦੇਣੋ' ਫਰਕ ਨਾ 
ਕਰਨਾ, ਲੌਗਰ ਅਟੁੱਟ ਚਲਾਉਣਾ ਆਦਿ। ਅੱਗੇ ਚੱਲਕੇ ਉਨ੍ਹਾਂ ਦੇ ਦੋ ਗੁਣ ਵਿਸ਼ੇਸ਼ 
ਕਰਕੇ ਦੱਸੇ ਹਨ, ਕਾਰਣ ਕਰਣ, ਸੁਜਾਨ ਮਨ। “ਸੁਜਾਨ” ਵਿਚ ਉਨ੍ਹਾਂ ਦੇ ਪੂਰਨ 
ਗਯਾਨਵਾਨ ਹੋਣ ਦੀ ਸੰਭਾਵਨਾ ਤੋਂ ਛੁੱਟ ਉਨ੍ਹਾਂ ਦੇ ਅੰਤਰਯਾਮੀ ਹੋਣ ਵਲ ਇਸ਼ਾਰਾ ਹੈ; 
ਫਿਰ ਉਨ੍ਹਾਂ ਦੇ ਮਨ ਵਿਚ ਦੂਸਰੇ ਦੀ ਪੀੜਾ ਦਾ ਦਰਦ ਹੋਣ ਕਰਕੇ ਸੁਜਾਨ ਦੇ ਨਾਲ 
“ਸੁਜਾਨ ਮਨ” ਆਖਿਆ ਹੈ। ਜੇ ਕਿਸੇ ਪੁੱਤ ਮਰਨ ਤੇ ਮਾਈ ਨੇ ਬਿਰਹਾ ਕੀਤਾ ਹੈ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 43 





ਤਦ “ਪਰ ਪੀੜਾ ਦਾ ਜਾਣੂ ਮਨ” ਆਪਦਾ ਐਸਾ ਦੂਵਿਆ ਕਿ ਵਰ ਦੇ ਦਿੱਤਾ ਕੇ ਸਾਡੇ 
ਬੈਠੇ ਗੋਇੰਦਵਾਲ ਵਿੱਚ ਕਦੇ ਪੁਤ ਮਾਪਿਆਂ ਤੋ ਪਹਿਲੇ ਨਾ ਮਰੇ। ਇਸ ਪ੍ਰਕਾਰ ਦੇ 
ਆਪਦੇ “ਪਰ ਮਨ ਪੀੜਾ” ਨੂੰ ਸਮਝਕੇ ਉਸ ਪਰ ਦੂਵੀਭੂਤ ਹੋਣ ਦੀ ਦਇਆਲਤਾ 
ਆਦਿ ਗੁਣਾਂ ਵਲ ਕਵਿ ਜੀ ਦਾ ਕਟਾਖਯ ਹੈ। ਫਿਰ ਜਿਵੇਂ ਉਨ੍ਹਾਂ ਦਾ ਮਨ “ਪਰ ਪੀੜਾ 
ਪ੍ਰਤੀਤ ਕਰਨ ਵਿੱਚ” ਸੁਜਾਨ ਹੈ ਤਿਵੇ' ਓਹ ਸਮਰੱਥਾ ਬੀ ਰੱਖੇ, ਤਾਂਹੀ ਜਾਣਨੇ ਦੀ 
ਸਫਲਤਾ ਹੈ। ਭਾਵ ਇਹ ਕਿ ਪਰ ਪੀੜਾ ਹਰਨ ਵਿਚ ਸਰਬ ਸਮਰੱਥਾ ਦੀ ਵੀ ਲੋੜ 
ਹੈ, ਸਰਬ ਸਮਰੱਥ ਹੋਵੇ ਤਾਂ ਹੀ ਪੀੜਾ ਹਰੇ, ਇਸ ਕਰਕੇ “ਕਾਰਣ ਕਰਣ” ਆਖਿਆ 
ਕਿ ਓਹ ਐਡੇ ਸਮਰੱਥ ਹਨ ਕਿ ਕਾਰਣਾਂ ਪਰ ਭੀ “ਕਰਤਾਰ” ਸ਼ਕਤੀ ਰਖਦੇ ਹਨ। 
ਜਿਵੇਂ ਇਕ ਮਾਈ ਦਾ ਪੁੱਤੁ ਮਰ ਗਿਆ, ਕਾਰਣ ਮਾਤਾ ਤੇ ਪੁੱਤਰ ਦੇ ਮਿਲਵੇਂ' ਕੋਈ 
ਖੋਟੇ ਕਰਮ, ਕੋਈ ਪਾਪ। ਸ੍ਰੀ ਗੁਰੂ ਅਮਰ ਦੇਵ ਜੀ ਉਸ ਖੋਟੇ ਕਰਮ ਯਾ ਪਾਪ ਰੂਪੀ 
ਕਾਰਣ ਨੂੰ ਮੇਟ ਦੇਂਦੇ ਹਨ, ਕਿ ਜਾਓ “ਕਾਰਣ ਅਸਾਂ ਅਕਾਰਣ ਕਰ ਦਿੱਤਾ”, ਉਧਰ 
ਬੱਚਾ ਜੀਉ ਉਠਿਆ। 
ਕਬਿੱਤ: ਰਜਨੀ ਅਵਿਦਯਾ ਸਰ ਭੂਮ ਸੋ ਤਿਮਰ ਹਰਿ 
ਕੋਕ ਸੇ ਕਿੰਕਰ ਬਰ ਕੀਨੇ ਬ੍ਰਿਹੁ ਛੀਨ ਹੈ। 
ਮਾਲ ਉਡ ਕਲਮਲ ਕੰਦਲ ਦੁਰਾਇ ਦਲ 
ਪਲ ਪਲ ਗਯਾਨ ਸੋ ਪੁਕਾਸ਼ ਭਵ ਕੀਨ ਹੈ। 
ਬੇਮੁਖ ਕੁਮੁਦ ਦੁਖ ਸਨਮੁਖ ਕੰਜ ਸੁਖ 
ਗਤਿ ਸੋ ਭਗਤ ਨਿਤ ਜਾਨੀਏ ਅਧੀਨ ਹੈ। 
ਅਮਰ ਦਰਸ ਭਾਨੁ ਲੌਛਨ ਸਮਾਨ ਸਭਿ 
ਏਕ ਗੁਨ ਅਧਿਕ ਪੈ ਤਪਤ ਬਿਹੀਨ ਹੈ ॥੧੦॥ 
ਪਦਾਂ ਦੇ ਅਰਥ: ਰਜਨੀ=ਰਾਤ। ਸਰ=ਬੁਰਾਬਰ, ਤੁੱਲ। ਤਿਮਰ=ਹਨੇਰਾ। ਹਰਿ=ਹਰਦਾ ਹੈ, ਦੂਰ 
ਕਰਦਾ ਹੈ। ਕੋਕ=ਚਕਵਾ ਨਾਮੇ ਪੰਛੀ। ਚਕ੍ਰਵਾਕ ਬੀ ਇਸੇ ਦਾ ਨਾਮ ਹੈ, ਫਾਰਸੀ ਵਿਚ 
ਸੁਰਖ਼ਾਬ ਇਸ ਨੂੰ ਕਹਿੰਦੇ ਹਨ। ਸੇ=ਸਮਾਨ। ਕੋਕ ਸੇ=ਚਕਵੇ ਵਾਂਡੂ। ਕਿੰਕਰ=ਦਾਸ, 
ਸੇਵਕ, ਸਿੱਖ। [ਸੰਸ. ਕਿਨ੍ਹਰ]। ਬਰ=ਸੁਸ਼ਠ, ਦੇਖੋ ਪਿਛਲੇ ਦੋਹੇ ਦੇ ਪਦਾਰਥਾਂ ਵਿਚ 
ਦੂਸਰਾ ਪਦ। ਬ੍ਰਿਹੁ ਛੀਨ=ਬਿਰਹੋਂ ਤੋ ਵਿਹੂਣੇ। ਬਿਰਹੋਂ ਤੋਂ ਵਿਹੂਣੇ ਕੀਤੇ ਹਨ। ਭਾਵ 
ਬਿਰਹੋ' ਨੂੰ ਦੂਰ ਕਰਦਾ ਹੈ। ਅਰਥ ਪ੍ਰਸੰਗਲੀ ਲਈ ਸਾਰਿਆਂ ਕ੍ਰਿਆ ਦਾ ਅਰਥ 
ਵਰਤਮਾਨ ਕਾਲ ਵਿਚ ਕੀਤਾ ਗਿਆ ਹੈ। ਮਾਲ=ਪੰਕਤੀ, ਝੁੰਡ। ਉਡ=ਤਾਰੇ, ਨਛੱਤੁ। 
ਕਲਮਲ=ਪਾਪ। [ਸੰਸ. ਕਲਮਲ]। ਕੰਦਲ=ਝਿੜਕੇ ਦੇ ਕੇ। [ਸੰਸ. ਕਨ੍ਲ:]। ਪਦ 
ਐਉ' ਲਗਦੇ ਹਨ:- 
ਕਲਮਲ ਦਲ ਕੰਦਲ ਦੁਰਾਇ=ਪਾਪਾਂ ਦੇ ਝੁੰਡ ਨੂੰ ਝਿੜਕ ਕੇ ਛਿਪਾ ਦੇਂਦੇ ਹਨ। (ਅ) ਕੰਦਲ 
ਦਾ ਅਰਥ ਕੰਦਲੀ ਬੀ ਕਰਦੇ ਹਨ, ਜੋ ਇਕ ਬ੍ਰਿਛ ਦਾ ਨਾਮ ਹੈ, ਜੋ ਜਲ ਕਿਨਾਰੇ ਹੁੰਦਾ ਹੈ, 
ਜਿਸਦੇ ਦਿਨ ਨੂੰ ਪੱਤੇ ਮੁਰਝਾ ਜਾਂਦੇ ਹਨ, ਚਿੱਟੇ ਫੁਲ ਬਰਸਾਤ ਵਿਚ ਪੈਂਦੇ ਹਨ। ਤੁਕ- 
'ਕੰਦਲ ਦੁਰਾਇ ਦਲ'-ਦਾ ਅਰਥ ਫਿਰ ਐਉੱ ਲੌਗੇਗਾ:-(ਸੂਰਜ ਦਰਸ਼ਨ) ਕੰਦਲੀ ਨੂੰ 
(ਮੁਰਝਾਉਂਦਾ ਹੈ, ਗੁਰੂ ਦਰਸ਼ਨ) ਦੁਰਾਵਾਂ (=ਛਲਾਂ) ਦੇ ਦਲਾਂ (ਨੂੰ ਛਿਪਾ ਲੈਂਦਾ ਹੈ)। 
ਦੁਰਾਇ=ਛਿਪਾਉਣਾ, ਲੁਕਾਉਣਾ। (ਅ) ਦੁਰਾਵ=ਛਲ, ਕਪਟ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 44 





ਦਲ=ਸਮੂਹ, ਝੁੰਡ। (ਅ) ਪੱਤੇ। ਸੋੱ=ਵਾਂਡੂ, ਸਮ। ਭਵ=ਜਗਤ, ਸੰਸਾਰ। 

ਕੁਮੁਦ=ਕਵੀਆਂ, ਕੰਮੀਆਂ, ਚਿੱਟੇ ਕਮਲ ਜੋ ਰਾਤ ਨੂੰ ਖਿੜਦੇ ਹਨ ਤੇ ਦਿਨੇ ਨਹੀਂ 
ਖਿੜਦੇ। ਇਸ ਨੂੰ ਕਵਿ ਚੰਦੂਮਾ ਦਾ ਪ੍ਰੇਮੀ ਬੰਨ੍ਹਦੇ ਹਨ, ਇਸੇ ਕਰਕੇ ਕੁਮੁਦ ਬੰਧੂ, ਕੁਮੁ 
ਪ੍ਰਿਯ, ਕੁਮੁਦ ਬਾਂਧਵ ਚੰਦੂਮਾ ਦੇ ਨਾਮ ਬਣੇ ਹਨ। 

ਕੰਜ=ਕਮਲ। [ਸੰਸ. ਕਣ। ਕੰ=ਪਾਣੀ। ਜ=ਜੋ ਜੰਮੇ, ਪਾਣੀ ਤੋਂ ਜੋ ਜੰਮੇ] 

ਗਤਿ=ਚਾਲ। ਗਤਿ ਤੋਂ' ਮੁਰਾਦ, ਧੁਰੋ' ਬੱਧੀ ਚਾਲ ਹੈ, ਜਿਸ ਦੇ ਅਧੀਨ ਸੂਰਜ ਨਿੰਤ 
ਟੁਰਦਾ ਹੈ, ਕਦੇ ਵੱਧ ਘੱਟ ਨਹੀਂ ਚੱਲ ਸਕਦਾ। ਇਸ ਤਰ੍ਹਾਂ ਸਤਿਗੁਰਾਂ ਦੀ ਗਤੀ-ਚਾਲ- 
ਨਿਯਮਤ ਹੈ ਕਿ ਓਹ ਭਗਤਾਂ ਨੂੰ ਪਾਲਦੇ ਹਨ, ਉਨ੍ਹਾਂ ਦੇ ਅਧੀਨ ਟੁਰਦੇ ਹਨ, ਇਹ ਉਨ੍ਹਾਂ ਦਾ 
ਬਿਰਦ ਹੈ। 

ਭਗਤ=ਭਗਤੀ ਕਰਨ ਵਾਲੇ। ਪ੍ਰੇਮੀ। [ਸੰਸ. ਭਗ੍ਰਿ:] 

ਅਧੀਨ=ਆਗਿਆ ਵਿਚ, ਐਉ ਨਹੀਂ ਜਿਵੇ' ਨੌਕਰ ਮਾਲਕ ਦੀ ਆਗਿਆ ਵਿਚ ਟੁਰਦਾ 
ਹੈ, ਪਰ ਪ੍ਰੇਮ ਦੇ ਬੱਧੇ ਭਗਤਾਂ ਨੂੰ ਪਿਆਰ ਕਰਨ ਦੇ ਕਾਰਣ ਅਪਣਾ ਬਿਰਦ “ਭਗਤ ਵੱਛਲ` 
ਬਣਾਉਂਦੇ ਹਨ, ਫਿਰ ਇਸਦਾ ਉਲੌਘਨ ਨਹੀਂ ਕਰਦੇ। ਅਧੀਨ ਦਾ ਭਾਵ ਇਹ ਹੈ। 

ਭਾਨੁ=ਸੂਰਜ। [ਸੰਸ. ਭਾਨੁ]। ਸਮਾਨ=ਤੁੱਲ, ਬੁੱਬਰ। ਅਧਿਕ=ਵਧੀਕ। 

ਤਪਤ ਬਿਹੀਨ=ਤਪਤ ਵਿਹੀਨ=ਤਪਤ ਤੋ” ਖਾਲੀ, ਮੁਰਾਦ ਸੀਤਲ ਤੋ ਹੈ। ਸੀਤਲਤਾ 
ਸੁਭਾਵ ਦੀ, ਵਰਤੋ ਦੀ, ਮੇਹਰ ਕਰਨ ਦੀ। 

ਅਰਥ: (ਗੁਰੂ ਅਮਰ ਦੇਵ ਜੀ ਦੇ ਦਰਸ਼ਨ ਤੇ ਸੂਰਜ ਦੀ ਸਦਰਸ਼ਤਾ ਦੱਸ ਕੇ ਅਧਿਕਤਾ 
ਦਿਖਾਲਦੇ ਹਨ):- (ਸੂਰਜ ਦਰਸ਼ਨ) ਰਾਤ੍ਹੀ (ਨੂੰ ਹਰਦਾ ਹੈ), (ਗੁਰੂ ਅਮਰ ਦਰਸ਼ਨ 
ਰਾਤ) ਸਮਾਨ ਅਵਿਦਯਾ (ਨੂੰ ਹਰਦਾ ਹੈ), (ਸੂਰਜ ਦਰਸ਼ਨ) ਹਨੇਰੇ (ਨੂੰ ਹਰਦਾ ਹੈ 
ਪਰ ਗਰੁ ਦਰਸ਼ਨ ਹਨੇਰੇ) ਸਮਾਨ ਭਰਮ ਨੂੰ ਹਰਦਾ ਹੈ। 

(ਸੂਰਜ ਦਾ ਦਰਸ਼ਨ ਚਕੂਵਾਕ ਦਾ ਬਿਰਹਾ ਦੂਰ ਕਰਦਾ ਹੈ ਤਿਵੇਂ ਗੁਰੂ ਜੀ ਦਾ ਦਰਸ਼ਨ) 
ਚਕ੍ਰਵਾਕ ਸਮਾਨ (ਵਾਹਿਗੁਰੂ ਤੋਂ ਵਿੱਛੁੜੇ) ਸ੍ਰੇਸ਼ਟ ਦਾਸਾਂ (ਜਗਯਾਸੂਆਂ ਦੇ ਬਿਰਹੇ ਨੂੰ 
ਦੂਰ ਕਰਦਾ ਹੈ। 

(ਜਿਵੇ' ਸੂਰਜ ਦੇ ਦਰਸ਼ਨ) ਤਾਰਿਆਂ ਦੇ ਝੁੱਡ ਨੂੰ (ਛਿਪਾਉਂਦੇ ਹਨ, ਤਿਵੇਂ ਸਤਿਗੁਰ ਅਮਰ 
ਦੇਵ ਦੇ ਦਰਸ਼ਨ) ਪਾਪਾਂ ਦੇ ਝੁੰਡਾਂ ਨੂੰ ਝਿੜਕਕੇ ਛਿਪਾ ਦੇਂਦੇ ਹਨ। (ਜਿਵੇਂ ਉਦਯ ਹੋਕੇ 
ਸੂਰਜ ਦਾ ਚਾਨਣ) ਪਲ ਪਲ (ਵਧਦਾ ਹੈ) ਤਿਵੇ' ਸਤਿਗੁਰ ਅਮਰ ਦੇਵ ਦਾ) ਗਿਆਨ 
ਸੰਸਾਰ ਵਿਚ (ਹਰ ਛਿਨ ਵੱਧ) ਪ੍ਰਕਾਸ਼ ਕਰ (ਰਿਹਾ) ਹੈ। (ਜਿਵੇ ਸੂਰਜ ਦਰਸ਼ਨ 
ਨਾਲ) ਕੰਮੀਆਂ (ਨੂੰ ਦੁਖ ਹੁੰਦਾ ਹੈ ਤਿਵੇਂ ਗੁਰੂ ਦਰਸ਼ਨ ਨਾਲ) ਬੇਮੁਖਾਂ ਨੂੰ ਦੁਖ ਤੇ 
(ਜਿਵੇਂ) ਕਮਲਾਂ ਨੂੰ ਸੁਖ (ਤਿਵੇਂ) ਸਨਮੁਖਾਂ (ਨੂੰ ਸੁਖ ਪ੍ਰਾਪਤ ਹੁੰਦਾ ਹੈ)। 

(ਜਿਵੇ ਸੂਰਜ ਨਿਯਮਤ ਗਤੀ ਅਰਥਾਤ ਬੱਧੀ ਹੋਈ) ਚਾਲ (ਵਿਚ ਨਿਤ ਟੁਰਦਾ ਹੈ) ਤਿਵੇ' 
(ਗੁਰੂ ਅਮਰ ਦੇਵ ਜੀ ਅਪਣੇ ਨਿਯਮਤ ਬਿਰਦ) ਭਗਤਾਂ ਦੇ ਸਦਾ ਅਧੀਨ ਹਨ, 
(ਇਹ) ਜਾਣ ਲਵੋ, (ਕਿ ਸ੍ਰੀ ਗੁਰੂ) ਅਮਰ ਦੇਵ ਜੀ ਦੇ ਦਰਸ਼ਨ (ਤੇ) ਸੂਰਜ (ਦੇ 
ਦਰਸ਼ਨਾਂ ਦੇ) ਲੌਛਣ (ਹੋਰ)ਸਾਰੇ ਇਕੋ ਜੇਹੇ (ਹਨ) ਪਰ ਇਕ ਗੁਣ (ਸਤਿਗੁਰਾਂ ਦੇ 
ਦਰਸ਼ਨ ਵਿਚ) ਵਧੀਕ ਹੈ (ਕਿ ਓਹ) ਸੀਤਲ ਹੈ ਤੇ ਸੂਰਜ ਦਰਸ਼ਨ ਤਪਤ ਹੈ। 

: ਅੰਕ ੫ ਵਿਚ ਜੀਕੂੰ ਵਾਧਾ ਦਿਖਾਇਆ ਸੀ ਤਿਵੇਂ ਇੱਥੇ ਸੂਰਜ-ਨਾਲੋ' ਵਾਧਾ 
ਦਿਖਾਇਆ ਹੈ, ਮੁਰਾਦ ਉਹੋ ਹੈ ਕਿ ਸੂਰਜ ਦੇ ਗੁਣ ਸਹਿਜ ਸੁਭਾ ਦੇ ਹਨ ਉਸ ਦੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 45 





ਕੋਈ ਖੂਬੀ ਯਾ ਪ੍ਰਬੀਨਤਾ ਦੇ ਨਹੀਂ, ਤੇ ਸਤਿਗੁਰ ਦੇ ਗੁਣ ਆਤਮ ਮੰਡਲ ਦੇ ਕਮਾਲ 
ਹਨ, ਅਰ ਏਹ ਗੁਣ “ਜੀਵਤ ਗੁਣ” ਹਨ। ਫੇਰ ਜੋ ਸੀਤਲਤਾ ਸਤਿਗੁਰ ਦਾ ਵਾਧਾ 
ਹੈ। 
(ਖ) ਇਸ ਗੁਰੂ-ਸੂੀ ਗੁਰੂ ਰਾਮਦਾਸ ਜੀ-ਮੰਗਲ। 
ਦੋਹਰਾ: ਰਾਮਦਾਸ ਸੁਖਰਾਸ ਪੁਭੁ ਸੇਵਕ ਤੁਾਸ ਬਿਦਾਰ। 
ਪਗ ਪਰ ਮੁਰ ਪਰਣਾਮ ਹੈ ਪਰਨਾ ਸ਼ਰਨ ਵਿਚਾਰ ॥੧੧॥ 
ਪਦਾਂ ਦੇ ਅਰਥ: ਸੁਖਰਾਸ=ਸੁਖਾਂ ਦੀ ਪੂੰਜੀ, ਸੁਖਾਂ ਦਾ ਭੰਡਾਰ। ਤੁਾਸ=ਭੈ, ਸਹਿਮ, ਡਰ। 
ਬਿਦਾਰ=ਨਾਸ਼ ਕਰਨ ਵਾਲੇ, ਦੂਰ ਕਰਨ ਵਾਲੇ। ਪਗ=ਚਰਨ। ਮੁਰ=ਮੇਰੀ। 
ਪਰਣਾਮ=ਬੰਦਨਾ, ਨਮਸਕਾਰ। ਪਰਨਾ=ਪਰਠਾ, ਆਸਰਾ। 
ਅਰਥ: ਹੇ ਪ੍ਰਭੂ (ਸ਼ੀ ਗੁਰੂ) ਰਾਮਦਾਸ (ਜੀ ਤੁਸੀਂ) ਸੁੱਖਾਂ ਦੇ ਭੰਡਾਰ (ਹੋ ਅਤੇ ਸੇਵਕਾਂ ਦੇ ਭੈ 
ਨੂੰ ਦੂਰ ਕਰਨ ਵਾਲੇ (ਹੋ), (ਆਪ ਦੀ) ਸ਼ਰਣ ਦਾ ਆਸਰਾ ਵਿਚਾਰ (ਕੇ ਆਪ ਦੇ) 
ਚਰਠਾਂ ਪਰ ਮੇਰੀ ਨਮਸਕਾਰ ਹੈ। 
ਕਬਿੱਤ:ਪੁਖ਼ਕਰ` ਭਰੇ ਪੁਖ਼ਕਰ ਪੁਖ਼ਕਰ ਜਯੋ 
ਪੇਖ ਕਰਿ ਸਸੀਕਰ ਕਰੈ ਦੁਤਿ ਹੀਨ ਹੈ। 
ਪੁਖਕਰ ਹੀਨ ਦਿਨਕਰ ਕਰੇ ਛੀਨ ਤਿਸ 
ਖਰ ਧਾਰੀ ਦੇਹਿ ਪਰ ਯਾਂ ਤੇ ਸੋ ਮਲੀਨ ਹੈ। 
ਸੁਖਮਾ ਨਿਹਾਰ ਭੋਰ ਦਾਹਿਤਿ ਅਪਾਰ ਆਨ 
ਜਾਰਤਿ ਤੁਖਾਰ, ਏਤੇ' ਔਗੁਨ ਅਧੀਨ ਹੈ। 
ਸਤਿਗੁਰੁ ਰਾਮਦਾਸ ਚਰਣ ਮੁਕਤਿ ਦੇਤਿ 
ਉਪਮਾ ਕਮਲ ਕੀ ਨ ਬਨੈ ਬਿਧਿ ਹੀਨ ਹੈ ॥੧੨॥ 
ਪਦਾਂ ਦੇ ਅਰਥ: ਪੁਖਕਰ ਭਰੇ=ਪਾਣੀ ਨਾਲ ਭਰੇ। ਪੁਖਕਰ=ਤਲਾ, ਸਰ। 
ਪੁਖਕਰ=ਕਮਲ। (ਅ) ਪੁਖਕਰ ਪਦ ਦਾ ਅਰਥ ਸੂਰਜ ਬੀ ਹੈ, ਤੁਕ ਦਾ 
ਅਰਥ ਐਉਂ ਬੀ ਬਣਦਾ ਹੈ, ਕਮਲ ਭਰੇ ਤਲਾ ਵਿਚ, ਸੂਰਜ (ਦੀ ਨਿੰਘ 
ਅੱਪੜਨ ਨਾਲ) ਉਗਦਾ ਹੈ। 





'ਪੁਖ਼ਕਰ (ਪੁਖ਼ੂ੍ਰ) ਪਦ ਦੇ ਅਰਥ ਐਤਨੇ ਕੁ ਹੈਨਛ-ਆਕਾਸ਼, ਵਾਯੂ ਮੰਡਲ, ਵਾਯੂ, ਪਾਣੀ, ਕਮਲ, ਹਾਥੀ 
ਦੀ ਸੁੱਡ ਦਾ ਸਿਰਾ, ਢੋਲ ਦਾ ਪੁੜਾ, ਤਲਵਾਰ ਦਾ ਫਲ, ਤਲਵਾਰ ਦੀ ਮਿਆਨ, ਇਕ ਦ੍ਰੀਪ ਦਾ ਨਾਮ, 
ਰਾਜਪੂਤਾਨੇ ਵਿਚ ਇਕ ਤੀਰਥ ਝੀਲ ਤੇ ਨਗਰੀ, ਤੀਰ, ਨ੍ਰਿਤਕਾਰੀ, ਜੰਗ, ਨਸ਼ਾ, ਪਿੰਜਰਾ, ਮੇਲ, ਹਿੱਸਾ। 
(ਪੁਖ਼੍ਰਛ) ਤਲਾ, ਝੀਲ, ਸੱਪ, ਸਾਰਸ, ਪੰਛੀ, ਇਕ ਬੀਮਾਰੀ, ਨਲ ਰਾਜੇ ਦਾ ਭਰਾ, ਸੂਰਜ, ਵਰਣ ਦਾ 
ਪੁੱਤੁ, ਢੋਲ, ਇਕ ਮਾੜਾ ਜੋਗ ਜਯੋਤਸ਼ ਵਿਚ, ਇਕ ਕਾਲ ਪਾਣ ਵਾਲਾ ਬੱਦਲ, ਕ੍ਰਿਸ਼ਨ ਦਾ ਨਾਮ, ਸ਼ਿਵ ਦਾ 
ਇਕ ਨਾਮ, ਪੁਸ਼ਕਰ ਦੀਪ ਵਿਚ ਇਕ ਪਹਾੜ ਦਾ ਨਾਮ। ਅਲੌਕਾਰ ਦੁਆਰਾ ਦਿਲ। ਬੁੱਧ ਦਾ ਇਕ ਨਾਮ, 
ਇਕ ਰਾਖਸ਼ ਦਾ ਨਾਮ, ਭਗਤ ਦਾ ਪੁੱਤਰ, ਸ਼ੂਨਕਸ਼ਤਰ ਵ੍ਰਿਦ ਤੇ ਦੂਰਣ ਕਸ਼ਨੀ ਦੇ ਪੁੱਤਰ ਦਾ ਨਾਮ, ਕੁਸਦੀਪ 
ਦੇ ਬ੍ਰਾਹਮਣਾਂ ਦਾ ਨਾਮ, ਸ਼ਿਵ ਦੀ ਇਕ ਵਹੁਟੀ ਦਾ ਨਾਮ, ਜੈਨੀਆਂ ਵਿਚ ਇਕ ਭਗਤ ਦਾ ਨਾਮ। ਆਮ 
ਪੰਜਾਬੀ ਵਿਚ ਪੋਖਰ-ਛੱਪੜ-ਨੂੰ ਕਹਿੰਦੇ ਹਨ। 

"ਪਾਠਾਂਤੂ-ਐਸੇ-ਬੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 46 





ਜਯੋ-ਜੰਮਦਾ ਹੈ, ਉੱਗਦਾ ਹੈ। ਪੇਖਕਰਿ=ਦੇਖਕੇ। 
ਸਸੀਕਰ=[ਸਸੀ=ਚੰਦੁਮਾ। ਕਰ=ਕਰਣ।] ਚੰਦੂਮਾ ਦੀ ਕਿਰਣ। 
ਦੁਤਿਹੀਨ=ਸੁੰਦਰਤਾ ਨੂੰ ਛੀਨ, ਮੁਰਾਦ ਹੈ ਕਿ ਚੰਦ ਚੜ੍ਹੇ ਕਮਲ ਮੁੰਦ ਜਾਂਦੇ 
ਹਨ, ਸੁੰਦਰਤਾ ਫਿਰ ਨਜ਼ਰ ਨਹੀਂ ਪੈਂਦੀ। 
ਪੁਖਕਰ=ਪਾਣੀ। (ਅ) ਪੌਣ ਬੀ ਅਰਥ ਕਰਦੇ ਹਨ, ਕਿ ਸਰਦ ਹਵਾ ਯਾ 
ਕਰੜੀ ਲੂ ਨਾਲ ਕਮਲ ਮਰ ਜਾਂਦਾ ਹੈ। 
ਹੀਨ=ਖਾਲੀ। ਦਿਨਕਰ=ਸੂਰਜ। 
ਤਿਸ=ਉਸੇ ਨੂੰ, ਭਾਵ ਕਮਲ ਤੋਂ ਹੈ। 
ਖਰ=ਛਾਰ, ਮਿੱਟੀ, ਖੇਹ। ਖਰ=ਦਾ ਅਰਥ ਕੰਡਾ ਬੀ ਹੈ, ਕਮਲ ਦੀ ਨਾਲ ਖੁਰਦਰੀ ਬੀ 
ਹੁੰਦੀ ਹੈ ਤੇ ਮੈਲੀ ਬੀ। ਅਗੇ ਪਦ 'ਯਾਂ ਤੇ` ਪਿਆ ਹੈ, ਇਸ ਕਰਕੇ ਖਰ ਦਾ ਅਰਥ “ਛਾਰ` 
ਠੀਕ ਹੈ। [ਸੰਸ. ਕਯਾਰ)। 
ਦੇਹਿ=ਦੇਹ ਤੋ ਮੁਰਾਦ ਕਮਲ ਦੀ ਨਾਲੀ ਹੈ, ਜੋ ਫੱਲ ਤੋ ਲੈ ਹੇਠਾਂ ਤਕ ਜਾਂਦੀ ਹੈ। ਦੇਹ 
ਉਤੇ ਛਾਰ ਧਾਰੀ ਹੋਈ ਹੈ। 
ਸੁਖਮਾ=ਸ਼ੋਭਾ। (ਅ) ਸੁਖਮਯ=ਸੁਖਵਾਲਾ ਥਾਂ। 
ਨਿਹਾਰ=ਦੇਖ ਕੇ, ਲਖਕੇ। ਸੁਖਮਾ ਨਿਹਾਰ=ਸ਼ੋਭਾ ਦੇਖਕੇ। 
(ਅ) ਸੁਖਮਯ ਨਿਹਾਰ=ਸੁਖ ਵਾਲਾ ਥਾਉ” ਲਖਕੇ। 
ਦਾਹਿਤਿ=ਸਾੜਦੇ ਹਨ। ਅਪਾਰ=ਅਨੇਕ, ਬਹੁਤ। 
ਜਾਰਤਿ=ਸਾੜਦੀ ਹੈ (ਬਰਫ), ਪਾਲੇ ਨਾਲ ਮੁਰਝਾ ਕੇ ਮਰ ਜਾਣ ਨੂੰ ਬੀ ਜਰਨਾ, ਜਾਰਨਾ, 
ਜਲਨਾ,-ਜਾਲਨਾ-ਆਖਦੇ ਹਨ। 
ਤੁਖਾਰ=ਹਿਮ, ਬਰਫ, ਕੱਕਰ, ਪਾਲਾ। 
ਬਿਧਿਹੀਨ=ਯੁਕਤੀ ਹੀਨ। ਨਯਾਯ ਦੇ ਨੁਕਤੇ ਤੋ, ਯੂਕਤੀਹੀਨ। ਮਰਯਾਦਾ ਹੀਨ। ਕਾਵਯ 
ਦੇ ਤਰੀਕੇ ਤੋਂ, ਮਰਯਾਦਾ ਹੀਨ। 
ਅਰਥ: ਜਲ ਨਾਲ ਭਰੇ ਤਲਾ (ਵਿਚ) ਕਮਲ ਜੰਮਦਾ (ਉਗਦਾ) ਹੈ, ਤੇ ਚੰਦੂਮਾ ਦੀ ਕਿਰਨ ਨੂੰ 
ਵੇਖ ਕੇ (ਅਪਣੀ) ਸੁੰਦਰਤਾ ਛੀਨ ਕਰ ਲੈਦਾ ਹੈ (ਪਰ ਜੇ ਤਲਾ) ਜਲ ਹੀਨ (ਹੋ 
ਜਾਏ ਤਾਂ) ਉਸੇ (ਕਮਲ) ਨੂੰ (ਉਹੀ) ਸੂਰਜ (ਜੋ ਖਿੜਾਉਂਦਾ ਹੈ) ਛੀਨ ਕਰ ਦੇਂਦਾ 
ਹੈ। (ਫਿਰ ਕਮਲ ਦੀ) ਦੇਹ (ਨਾਲੀ) ਮਿੱਟੀ ਨਾਲ ਲਿਬੜੀ ਰਹਿੰਦੀ ਹੈ, ਇਸੇ ਕਰਕੇ 
ਸੋ (ਕਮਲ ਦੀ ਦੇਹ) ਮਲੀਨ ਹੈ। (ਫਿਰ ਕਮਲ ਦੀ) ਸ਼ੋਭਾ ਦੇਖਕੇ ਅਨੇਕਾਂ ਹੀ ਭੌਰੇ 
ਆਕੇ (ਇਸਦਾ ਰਸ ਚੂਸਦੇ ਤੇ ਪਰਾਗ ਉਡਾਕੇ ਮਾਨੋ ਇਸਨੂੰ) ਸਾੜਦੇ ਹਨ, (ਫਿਰ 
ਜਦ ਸਿਆਲ ਆਵੇ ਤਾਂ) ਤੁਖਾਰ (ਇਸਨੂੰ) ਸਾੜਦੀ ਹੈ, (ਸੋ ਕਮਲ ਤਾਂ) ਐਤਨੇ 
ਅਵਗੂਣਾਂ ਦੇ ਅਧੀਨ ਹੈ, (ਉਧਰ) ਸਤਿਗੁਰੂ ਰਾਮਦਾਸ ਜੀ ਦੇ ਚਰਣ (ਨਾ ਕੇਵਲ 
ਸਭ ਤਰ੍ਹਾਂ ਦੀ ਅਧੀਨਤਾ ਤੋ ਆਪ ਸੁਤੰਤਰ ਹਨ, ਸਗੋ ਔਗੁਣਾਂ ਵਿਚ ਬੱਧਿਆਂ ਨੂੰ) 
ਮੁਕਤੀ ਦੇਦੇ ਹਨ, (ਇਸ ਲਈ) ਕਮਲ ਦੀ ਉਪਮਾ (ਚਰਨਾਂ ਨਾਲ) ਨਹੀਂ ਬਣਦੀ 
(ਕਿਉਕਿ ਅਵਗੁਣਾਂ ਦੇ ਅਧੀਨ ਨੂੰ ਅਵਗੁਣਾਂ ਤੋ ਸੁਤੰਤਰਤਾ ਦੇਣ ਵਾਲੇ ਨਾਲ ਉਪਮਾ 
ਦੇਣੀ) ਯੁਕਤੀ ਹੀਨ (ਬਾਤ) ਹੈ। 
: ਕਵਿ ਜੀ ਨੇ ਇਸ ਕਬਿੱਤ ਵਿਚ ਕਮਲ ਨੂੰ ਕਈ ਔਗੁਣਾਂ ਯਾ ਥੁੜਾਂ ਤੇ ਮੁਥਾਜੀਆਂ ਦੇ 
ਅਧੀਨ ਹੋਇਆ ਦੱਸਿਆ ਹੈ, ਤਲਾ ਤੇ ਪਾਣੀ ਦੇ ਅਧੀਨ ਹੈ, ਫੇਰ ਚੰਦੂਮਾ ਚੜ੍ਹੇ ਤਾਂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 47 





ਮੁੰਦ ਜਾਂਦਾ ਹੈ, ਸੂਰਜ ਦੇ ਚੜ੍ਹੇ ਰਿਹਾਂ ਖਿੜਦਾ ਹੈ, ਤਾਂ ਤੇ ਸੂਰਜ ਦੇ ਅਧੀਨ ਹੈ। 

ਫਿਰ ਓਹੀ ਸੂਰਜ, ਜੋ ਉਸਦਾ ਆਸਰਾ ਹੈ, ਜੇ ਪਾਣੀ ਤਲਾ ਵਿਚੋਂ' ਸੁੱਕੇ ਤਾਂ ਉਸਨੂੰ 

ਸਾੜ ਦੇਂਦਾ ਹੈ, ਤਾਂ ਤੇ ਤਲਾ ਦੇ ਪਾਣੀ ਦੀ ਅਧੀਨਤਾਈ ਨਾ ਕੇਵਲ ਜੰਮਣ ਉਗਣ ਤੇ 

ਮੌਲਣ ਖਿੜਣ ਲਈ ਹੈ, ਪਰ ਸੂਰਜ ਤੋ” ਜੋ ਸੁਖ ਲੈਂਦਾ ਹੈ, ਉਸ ਲਈ ਬੀ ਪਾਣੀ ਦੇ 

ਅਧੀਨ ਹੈ। ਪਾਣੀ ਦਾ ਚਿਕੜ ਤੇ ਸਿਵਾਲ (ਮੈਲ) ਉਸਦੀ ਨਾਲਿ ਨੂੰ ਲੌਗੀ ਰਹਿੰਦੀ 

ਹੈ, ਇਸ ਤਰ੍ਹਾਂ ਉਸਦੀ ਦੇਹ ਮਹੀਨ ਹੈ। ਭੌਰੇ ਆਕੇ ਉਸਦਾ ਮਕਰੰਦ ਰਸ ਚੂਸਦੇ 

ਹਨ, ਪਰਾਗ ਨੂੰ ਉਡਾਉਂਦੇ ਹਨ। ਐਉ ਉਸਨੂੰ ਖੇਦ ਪੁਜਦਾ ਹੈ ਇਹ ਬੀ 

ਪਲੀਜਵਤੀ ਜਤੀ ਵੈਦ ਕਦ ਜਹੀ ਤੀ ਹਨ ਜਲ ਅੜ ਨ ਚੀ ਭੂ ਭ 

ਔਗੁਣਾਂ, ਲੋੜਾਂ ਜਾਂ ਥੁੜਾਂ ਤੇ ਖੇਦਾਂ ਵਾਲੇ ਕਮਲ ਦੀ ਚਰਣਾਂ ਨਾਲ ਸ਼ੋਭਾ ਨਹੀਂ ਬਣਦੀ, 

ਕਿਉਂਕ ਚਰਣ ਗੁਰੂ ਰਾਮਦਾਸ ਜੀ ਦੇ ਨਾਂ ਕੇਵਲ ਥੁੜਾਂ ਤੇ ਲੋੜਾਂ ਤੋਂ ਸ੍ਰਾਧੀਨ ਹਨ, 

ਬੰਦਖਲਾਸ ਕਰਦੇ ਤੇ ਮੁਕਤੀ ਦੇਦੇ ਹਨ। 

: ਇਸ ਕਬਿੱਤ ਵਿਚ ਕਵਿ ਜੀ ਨੇ ਜੋ ਪਦਾਰਥ ਕਮਲ ਦੇ ਅਵਗੁਣਾਂ ਵਿਚ ਗਿਣੇ ਹਨ ਸੋ 

ਇਕ ਧੂਨੀ ਲਈ ਬੈਠੇ ਹਨ ਕਿ ਉਨ੍ਹਾਂ ਦੇ ਸਦਰਸ਼ ਜੋ ਅਵਗੁਣ ਹਨ ਉਨ੍ਹਾਂ ਤੋ 

ਸਤਿਗੁਰ ਦੇ ਚਰਣ ਨਾ ਕੇਵਲ ਸੁਤੰਤ੍ਰ ਹਨ, ਸਗੋਂ ਫਾਥਿਆਂ ਨੂੰ ਸੁਤੰਤਰਤਾ ਦੇ ਦਾਤੇ 

ਹਨ। ਜਿਵੇ 

ਤਾਲ ਵਾਂਡੂ ਇਹ ਸੰਸਾਰ ਹੈ'। 

ਜਲ ਵਾਂਡੂ ਸੰਸਾਰ ਦੇ ਪਦਾਰਥ ਹਨ। 

ਸੂਰਜ ਵਾਂੜੂ ਸੰਸਾਰ ਦੇ ਅਨਕੂਲ ਪੁਰਖ ਹਨ। 

ਚੰਦ ਵਾਂਡੂ ਸੰਸਾਰ ਦੇ ਪ੍ਰਤਿਕੂਲ ਪੁਰਖ ਹਨ। 

ਖਰ ਵਾਂਡੂ ਸੰਸਾਰ ਦੇ “ਸੁਤ ਬਿਤ ਲੋਕ '-ਅਰਥਾਤ ਕੁਟੰਬ, ਇੱਜ਼ਤ ਦੀ ਪਕੜ-ਮੈਲ 

ਯਾ ਕੌੜਾਵਾਕ-ਖਰ-ਕੰਡਾ ਹੈ। 

ਭੌਰੇ ਵਾਂਡੂ ਸੰਸਾਰ ਦੇ ਆਰਤ ਤੇ ਸਵਾਲੀ ਲੋਕ ਹਨ। ਤੁਖਾਰ ਵਾਂਡੂ ਸੰਸਾਰ ਤੇ ਜ਼ਮਾਨੇ 
ਦੇ ਵਿਘਨਕਾਰੀ ਹਨ। 

ਸੰਸਾਰ ਤੇ ਇਸਦੇ ਪਦਾਰਥਾਂ ਦੇ ਚਰਣ ਮੁਥਾਜ ਨਹੀਂ, ਜੋ ਸਗੋਂ ਪਦਾਰਥ ਚਰਣੀ 
ਲਗਦੇ ਹਨ ਓਹ ਸ਼ੁਭ ਕੰਮਾਂ ਤੇ ਦੁੱਖਾਂ ਤੋ ਖਲਾਸੀ ਦੇਣ ਦੇ ਕੰਮਾਂ ਪਰ ਖਰਚ ਹੁੰਦੇ ਹਨ। 
ਅਨਕੂਲ ਪ੍ਰਤਿਕੂਲ ਪੁਰਖ, ਸੱਜਣ, ਤੇ ਕੁਸੱਜਣ, ਚਰਨਾਂ ਨੂੰ ਬਿਕਾਸ ਤੋ ਮੁੰਦਣ ਨਹੀਂ ਦੇਂਦੇ, 
ਅਨਕੂਲ ਚਰਨ ਪਰਸ ਕੇ ਹੋਰ ਉੱਚੇ ਤੇ ਪ੍ਰਤਿਕੂਲ ਚਰਣ ਪਰਸਕੇ ਈਰਖੇ ਤੇ ਦ੍ਰੈਖ ਤੋਂ 
ਛੁਟਕਾਰਾ ਪਾਉਂਦੇ ਹਨ। ਸਤਿਗੁਰੂ ਜੀ ਕੁਟੰਬ ਵਿਚ ਬੈਠੇ ਹਨ, ਪਰ ਕੁਟੰਬ ਦੀ ਕਿ ਪਦਾਰਥਾਂ 
ਦੀ ਕਿ ਇਜ਼ਤ ਮਾਨ ਦੀ, ਕਿਸੇ ਦੀ ਬੀ ਕੋਈ ਪਕੜ ਨਹੀਂ, ਸਗੋਂ ਇਨ੍ਹਾਂ ਪਕੜਾਂ ਵਾਲੇ ਲੋਕੀ 
ਜੋ ਬੀ ਚਰਨ ਪਰਸਦੇ ਹਨ, ਪਕੜਾਂ ਤੋ” ਛੁੱਟ ਕੇ ਉੱਚ ਸੁਰਤੇ ਹੋ ਜਾਂਦੇ ਹਨ। ਆਰਤ ਤੇ 
ਲੋੜਵੰਦ ਚਰਣਾਂ ਦੀ ਦੁਤੀ ਨੂੰ ਨਹੀਂ ਹਰਦੇ; ਸਗੋਂ ਚਰਣ ਪਰਸਕੇ ਸੁਖੀ ਤੇ ਦੁੱਖਾਂ ਤੋਂ ਆਜ਼ਾਦੀ 
ਪ੍ਰਾਪਤ ਕਰਦੇ ਹਨ, ਜ਼ਮਾਨੇ ਦੇ ਵਿਘਨਕਾਰੀ ਆਕੇ ਖੋਭ ਨਹੀਂ ਦੇਂਦੇ, ਵਿਘਨਕਾਰੀ ਚਰਣ 
ਪਰਸਕੇ ਆਪ ਵਿਘਨਾਂ ਦੀ ਬਾਣ ਤੋ ਛੁੱਟਕੇ ਉੱਚੇ ਹੋ ਜਾਂਦੇ ਹਨ। 





`ਇਸਦੀ ਵਿਸ਼ੇਸ਼ ਵਿਚਾਰ ਲਈ ਦੇਖੋ ਇਸੇ ਅਧਯਾਯ ਦਾ ੨੪ਵਾਂ ਛੰਦ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 48 





(ਗ) ਇਸ਼ੂ ਗੁਰੂ-ਸੂੀ ਗੁਰੂ ਅਰਜਨ ਦੇਵ ਜੀ-ਮੰਗਲ। 
ਦੋਹਰਾ: ਸ਼ੀ ਅਰਜਨ ਸ਼੍ਰੋਤਾ ਅਰਜ, ਸਿਰਜਨ ਆਰਜਤਾਯ। 

ਲਰਜਤਿ ਜਮ ਜਿਨ ਨਾਮ ਤੇ, ਬੰਦੋ” ਤਿਨ ਜੁਗ ਪਾਯ ॥੧੩॥ 

ਸ਼ਰੋਤਾ=ਸੁਣਨ ਵਾਲੇ। ਅਰਜ਼=ਬੇਨਤੀ; ਪੁਾਰਥਨਾ। ਅਰਬੀ, ਅਰਜ਼] 

ਸਿਰਜਨ=ਰਚਨਹਾਰ। 

ਆਰਜ=ਸਤਿਕਾਰ ਯੋਗ ਤੇ ਵਡਿਆਈ ਯੋਗ। [ਸੰਸ. ਆਰਯ] 

ਆਰਜਤਾਯ=ਆਰਯਤ੍ਹ=ਵਡਿਆਈ। 

ਲਰਜਤਿ=ਕੰਬਦਾ ਹੈ। [ਫਾਰਸੀ. ਲਰਜ਼ੀਦਨ=ਕੰਬਣਾ। ਲਰਜਤ, ਹਿੰਦੀ] 

ਜਮ=ਯਮ, ਧਰਮਰਾਜ। ਬੰਦੋਂ=ਨਮਸਕਾਰ ਕਰਦਾ ਹਾਂ। ਜੁਗ=ਦੋਹਾਂ। 

ਅਰਥ: ਸ਼੍ਰੀ (ਗੁਰੂ) ਅਰਜਨ (ਦੇਵ ਜੀ) ਬੇਨਤੀਆਂ ਦੇ ਸੁਣਨ ਵਾਲੇ (ਤੇ) ਵਡਿਆਈਆਂ ਦੇ 

ਰਚਣਹਾਰ ਹਨ, ਜਿਨ੍ਹਾਂ ਦੇ ਨਾਮ ਤੋ' ਯਮ ਕੰਬਦਾ ਹੈ, (ਮੈ) ਉਨ੍ਹਾਂ ਦੇ ਦੋਹਾਂ ਚਰਨਾਂ ਤੇ 
ਨਮਸਕਾਰ ਕਰਦਾ ਹਾਂ। 

ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੀਆਂ ਬੇਨਤੀਆਂ ਦੇ ਸੁਣਨ ਵਾਲੇ ਹਨ। ਆਪਣੇ 
ਸਿੱਖਾਂ ਤੇ ਕ੍ਰਿਪਾਲੂ ਤੇ ਉਨ੍ਹਾਂ ਦੀ ਬ੍ਰਿਥਾ ਨੂੰ ਸੁਣਦੇ ਹਨ। ਸਾਰੀਆਂ ਬੇਨਤੀਆਂ ਲੋੜਾਂ ਤੇ 
ਨਿਰਭਰ ਰਖਦੀਆਂ ਹਨ। ਸਾਰੀਆਂ ਲੋੜਾਂ ਦੋ ਕਿਸਮਾਂ ਹੇਠ ਆ ਜਾਂਦੀਆਂ ਹਨ, ਇਕ 
ਲੌਕਿਕ ਤੇ ਦੂਜੀਆਂ ਪਾਰਲੌਕਿਕ। ਸੋ ਕਵਿ ਜੀ ਕਹਿੰਦੇ ਹਨ ਕਿ ਸ਼੍ਰੀ ਗੁਰੂ ਅਰਜਨ 
ਦੇਵ ਜੀ ਦੀਆਂ ਦੋ ਮਹਾਨ ਤਾਕਤਾਂ ਹਨ, ਇਕ ਤਾਂ ਇਹ ਕਿ ਵਡਿਆਈਆਂ ਦੇ 
ਰਚਣਹਾਰ ਹਨ, ਜਗਤ ਵਿਚ ਜਿਤਨੀਆਂ ਕੁ ਉਚਜਾਈਆਂ, ਵਡਿਆਈਆਂ ਅਰਥਾਤ 
ਉਨ੍ਹਾਂ ਦਾ ਨਾਮ ਸੁਣ ਕੇ ਹੀ ਕੰਬਦਾ ਹੈ, ਇਤਨੀ ਸਮਰੱਥਾ ਉਨ੍ਹਾਂ ਦੀ ਓਥੇ ਹੈ। ਇਸ 
ਕਿਉਂਕਿ ਲੋਕ ਤੇ ਪਰਲੋਕ ਦੋਹੀਂ ਥਾਈਂ ਓਹ ਸਮਰੱਥ ਹਨ। ਐਸੇ ਸਰਬ ਸਮਰੱਥ 
ਸਤਿਗੁਰ ਦੇ ਚਰਨਾਂ ਪਰ ਮੇਰੀ ਬੰਦਨਾ ਹੈ। 
:ਲੋਚਨ ਬਿਲੋਕਤਿ ਨ ਚਾਹੈ' ਚਿਤ ਆਨ ਦੁਤਿ 
ਬਿਸ਼ੇ ਕੇ ਬਿਲਾਸ ਆਸ ਪਾਸਨ ਨ ਜਾਵਈ। 
ਕਾਨ ਆਨ ਗਾਨ ਤਾਨ ਸੁਨੈ ਨ ਅਯਾਨ ਜਿਵ' 
ਬਿਸਰਾ ਅਪਾਨ ਤਨਮਾਨ ਸੋ ਨ ਆਵਈ। 
ਭਈ ਉਨਮੱਤਿ ਗਤਿ ਆਨੌਦ ਉਦਧਿ ਵਤਿ 
ਚਿੱਤ ਮੈ' ਬਿਓਗ ਤਿਸ ਕਬਹੂੰ ਨ ਭਾਵਈ। 
ਜਾਨ” ਅਰਜਨ ਪਦ ਪਦਮ ਕੋ ਦੇਖਿ ਕਰਿ 
ਸਿੱਖ ਮਨ ਭੌਰ ਭਯੋ ਭੁਮਤਿ ਲੁਭਾਵਈ ॥੧੪॥ 





'ਪਾਠਾਂਤਹ -ਬੰਦੇ-ਬੀ ਹੈ। 
'ਪਾਠਾਂਤੂ-ਇਵ-ਬੀ ਹੈ। 
"ਪਾਠਾਂਤੂ-ਗੁਰ-ਬੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 49 





ਪਦਾਂ ਦੇ ਅਰਥ: __ਲੋਚਨ=ਨੈਣ, ਅੱਖਾਂ। ਬਿਲੋਕਤਿ=ਦੇਖਕੇ। 

ਚਿਤ=ਦਿਲ, (ਅ) ਦੇਖਣਾ। ਦੁਤਿ=ਸੁੰਦਰਤਾ। ਬਿਲਾਸ-ਕਉਤਕ। 

ਪਾਸਨ=ਆਸ ਪਾਸ, ਨੇੜੇ ਤੇੜੇ। ਕਿਤੇ ਪਾਠ “ਆਸ ਪਾਸ ਨਹਿ” ਬੀ ਹੈ। 

ਕਾਨ=ਕੰਨ। ਆਨ=ਹੋਰ। ਗਾਨ=ਗਾਉਣਾ। 

ਤਾਨ=ਤਾਨਾਂ। ਰਾਗ ਦਾ ਫੈਲਾਵ ਯਾ ਪੁਸਤਾਵ। 

ਅਯਾਨ ਜਿਵ=ਅਯਾਣੇ ਵਾਂਡੂ। ਬਿਸਰਾ=ਵਿਸਰ ਗਿਆ। 

ਅਪਾਨ-ਆਪਾ। ਤਨਮਾਨ ਸੋ=ਦੇਹ ਅਭਿਮਾਨ ਦੀ ਸੋ (ਕਨਸੋ), ਭਾਵ ਦੇਹ ਅਭਿਮਾਨ ਦੀ 
ਕਨਸੋ ਕੰਨੀ ਨਹੀਂ ਪੈੱਦੀ। 

ਉਨਮੱਤਿ=ਮਸਤ। ਚੜ੍ਹੀ ਸੁਰਤ ਵਾਲੀ ਦਸ਼ਾ। 

ਗਤਿ=ਹਾਲਤ। ਉਦਧਿ=ਸਮੁੰਦਰ। 

ਵਤਿ=ਸਮਾਨ, ਵਾਂਡੂ। ਬਿਓਗ=ਵਿਛੋੜਾ, ਵਿਛੁੜਨਾ। 

ਜਾਨ=ਯਾਨ=ਤਾਰਨਹਾਰ। ਕੋਈ ਤਾਰਨਹਾਰ ਸੈ। [ਸੰਸ. ਯਾਨ] 

(ਅ) ਜਾਨਕੇ, ਜਾਣਕੇ। ਅਰਜਨ=ਸ੍ਹੀ ਗੁਰੂ ਅਰਜਨ ਦੇਵ ਜੀ। 

ਪਦ=ਚਰਣ। ਪਦਮ=ਕਮਲ। 

ਭੂਮਤਿ=ਭਉੱਦਾ, ਦੁਆਲੇ ਫਿਰਦਾ, ਦੂਰ ਨਹੀਂ ਜਾਂਦਾ। 

ਲੁਭਾਵਈ=ਲੋਭਦਾ ਹੈ, ਪਿਆਰ ਕਰਦਾ ਹੈ। 

ਅਰਥ: (ਗੁਰ ਸਿੱਖ ਦੀਆਂ) ਅੱਖਾਂ (ਸੀ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ) ਵੇਖਕੇ ਦਿਲ 
ਵਿਚ ਹੋਰ ਸੁੰਦਰਤਾ ਨੂੰ (ਵੇਖਣਾ) ਨਹੀਂ ਚਾਹੁੰਦੀਆਂ, (ਭਾਵੇਂ) ਆਸੇ ਪਾਸਿਆਂ ਵਲ 
ਵਿਸ਼ਿਆਂ ਦੇ ਕੌਤਕ (ਪਏ ਹੋਣ, ਅੱਖਾਂ ਉਧਰ ਬੀ) ਨਹੀਂ ਜਾਂਦੀਆਂ। (ਗੁਰ ਸਿਖ ਦੇ) 
ਕੰਨ (ਉਨ੍ਹਾਂ ਦਾ ਬਚਨ ਸੁਣਕੇ) ਹੋਰ ਤਾਨਾਂ ਤੇ ਗਾਉਣਾਂ ਨੂੰ ਬਾਲਕਾਂ ਵਾਂਡੂ ਨਹੀਂ 
ਸੁਣਦੇ, (ਉਨ੍ਹਾਂ ਨੂੰ) ਆਪਾ ਭੁੱਲ ਗਿਆ ਹੈ, ਤੇ ਦੇਹ ਅਭਿਮਾਨ ਦੀ ਸੋ (ਭੀ ਉਨ੍ਹਾਂ 
ਨੂੰ) ਨਹੀਂ ਆਉਂਦੀ। 

(ਗੁਰ ਸਿੱਖਾਂ ਦੇ ਮਨ ਦੀ) ਗਤੀ ਮਸਤੀ ਵਾਲੀ ਹੋ ਗਈ ਹੈ ਅਰ ਸਮੁੰਦਰ ਵਾਂਡੂ (ਅਪਾਰ) 
ਆਨੰਦ (ਉਨ੍ਹਾਂ ਦੇ ਅੰਦਰ ਉਛਾਲੇ ਲੈਂਦਾ ਹੈ); (ਐਸਾ ਕਿ) ਉਸ (ਅਵਸਥਾ) ਤੋ 
ਵਿਛੜਨਾ (ਉਨ੍ਹਾਂ ਦੇ) ਚਿਤ ਨੂੰ ਕਦੇ ਨਹੀਂ ਭਾਉਂਦਾ। 

ਸਿੱਖ ਦਾ ਮਨ ਤਾਰਨਹਾਰ (ਗੁਰੂ) ਅਰਜਨ (ਦੇਵ ਜੀ ਦੇ) ਚਰਣਾਂ ਕਮਲਾਂ ਨੂੰ ਦੇਖਕੇ ਭੌਰੇ 
(ਵਤ) ਪ੍ਰੇਮੀ ਹੋਕੇ (ਉਨ੍ਹਾਂ ਦੇ) ਦੁਆਲੇ ਘੁੰਮਦਾ ਹੈ । 

(ਘ) ਇਸ਼ੂ ਗੁਰੂ-ਸੂੀ ਗੁਰੂ ਹਰਿਗੋਵਿੰਦ ਜੀ-ਮੰਗਲ। 

ਦੋਹਰਾ: ਸ਼ੀ ਗੁਰੁ ਹਰਿਗੋਵਿੰਦ ਬਰ, ਸਨਧਬੱਧ ਧਰਿ ਧਜਾਨ। 
ਬੰਦ ਦੋਊ ਕਰ ਬੰਦਨਾ, ਸੁੰਦਰ ਦੁਤਿ ਮਦਨਾਨ ॥੧੫॥ 

ਬਰ=ਸ੍ਰੇਸ਼ਟ। (ਦੇਖੋ ਪਿੱਛੇ, ਪੰਨਾ ੨੧ ਦੇ ਚਿੰਨ੍ਹ ਦੀ ਟੂਕ)। 


`ਇਉੱ ਬੀ ਅਰਥ ਲਗਦਾ ਹੈ, ਕਿ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਕਮਲਾਂ ਨੂੰ ਦੇਖ ਕੇ ਸਿੱਖ ਦਾ ਮਨ ਭੌਰੇ 
ਵਤ ਦੁਆਲੇ ਭੌਦਾ ਹੈ, (ਤੇ) ਕਲਪ ਬ੍ਰਿੱਛ (ਵਾਕਰ) ਜਾਣਕੇ (ਉਸ ਤੇ) ਲੁਭਾਇਮਾਨ ਹੋ ਰਿਹਾ ਹੈ। ਇੱਥੇ 
“ਅਰਜਨ? ਦੇਹੁਰੀ ਦੀਪਕ ਤੇ ਸ਼ਲੇਖ ਹੈ। 

"ਐਉੱ ਬੀ ਅਰਥ ਕਰਦੇ ਹਨ: ਸਿੱਖ ਮਨ ਗੁਰੂ ਜੀ ਦੇ ਚਰਣਾਂ ਨੂੰ ਕਮਲ (ਜਾਨ) ਸਮਝਕੇ ਦੇਖਦਾ ਹੈ, 
(ਦੇਖਦੇ ਸਾਰ) ਭੌਰਾ ਹੋ ਕੇ ਉਨ੍ਹਾਂ ਦੇ ਹੀ ਦੁਆਲੇ ਘੁੰਮਦਾ ਹੈ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 50 





ਸਨਧਬੱਧ=ਤਯਾਰਬਰਤਯਾਰ, ਸ਼ਸਤ੍ਰ ਬਸਤ੍ਰ ਸਜੇ ਸਜਾਏ ਹੋਏ। [ਸੰਸ. ਸਨਦ੍ੁ] 
ਦੋਊ ਕਰ=ਦੋਵੇ' ਹਥ। ਦੁਤਿ=ਕ੍ਹਾਂਤੀ, ਸੁਹਣੱਪ, ਆਭਾ। 
ਮਦਨਾਨ=ਮਦ-ਨਾਨ=ਮਦ ਨਹੀਂ ਰਹਿੰਦਾ। (ਅੰ) ਮਦਨਾ-ਨ=ਕਾਮਦੇਵ ਦੀ ਦੁਤਿ ਓਹਨਾਂ 
ਦੀ ਸੁੰਦਰਤਾ ਨੂੰ ਨਹੀਂ ਪੁੱਜ ਸਕਦੀ। ਕਿਉਕਿ ਉਸ ਦੀ ਸੁੰਦਰਤਾ ਸ਼ਰੀਰਕ ਹੈ, ਗੁਰੂ ਜੀ ਦੀ 
ਸਤੋਗੁਣੀ ਤੇ ਰੂਹਾਨੀ ਹੈ। 
ਅਰਥ: ਸ੍ਰੀ ਗੁਰੂ ਹਰਗੋਵਿੰਦ (ਜੀ ਨੂੰ ਜੋ ਹਰ ਪਹਿਲੂ ਤੋਂ) ਸ੍ਰੇਸ਼ਟ (ਹਨ) (ਉਨ੍ਹਾਂ ਦੀ) 
ਸਨੰਧਬੱਧ (ਮੂਰਤੀ ਦਾ) ਧਿਆਨ ਧਰਕੇ (ਜਿਸ ਮੂਰਤੀ ਦੇ ਸਾਹਮਣੇ ਕਿ) ਸੁੰਦਰਤਾ 
ਦੀ ਆਭਾ ਦਾ ਬੀ ਮਦ ਨਹੀਂ ਰਹਿੰਦਾ (ਮੈਂ) ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ ਹਾਂ। 
ਕਬਿੱਤ: ਅਮਲ ਕਮਲ ਜੈਸੇ ਕੈਸੇ ਕਹੌ ਪਦ ਜੁਗ 
ਰਜਨੀ ਮੈ ਆਨ ਗਤਿ ਹੋਤਿ ਜਿਨ ਬਾਨ ਹੈ। 
ਜਾਨਿਯੇ ਸੰਤਾਨ ਕੇ ਸਮਾਨ ਬਨੈ ਅਨਬਨ 
ਦਾਨੀ ਮਨ ਕਾਮਨਾ ਨ ਦਾਨੀ ਮੋਖ ਗਯਾਨ ਹੈ। 
ਚਿੰਤਾਮਣਿ ਜੈਸੇ ਨਖ ਭਾਖੇ ਨ ਪਰਤਿ ਮੁਖ 
ਮੋਹ ਨ ਮਿਟਾਵੈ ਦੁਖ ਜਾਨਤਿ ਜਹਾਨ ਹੈ। 
ਸ਼ੀ ਹਰਿਗੋਵਿੰਦ ਪਦ ਆਨੰਦ ਕੇ ਕੰਦ ਜੋਊ 
ਉਪਮੇਯ' ਆਪ ਪੁਨ ਆਪੇ ਉਪਮਾਨ ਹੈ` ॥੧੬॥ 
ਅਮਲ=ਨਿਰਮਲ, ਮੈਲ ਤੋ ਰਹਿਤ। ਪਦ ਜੁਗ=ਦੋਵੇਂ ਚਰਣ। 
ਰਜਨੀ=ਰਾਤ। ਆਨ ਗਤਿ-ਉਲਟ ਗਤਿ, ਦਿਨ ਵੇਲੇ ਖਿੜਦਾ ਹੈ ਰਾਤਿ ਨੂੰ ਇਸ ਤੋ 
ਉਲਟਗਤਿ ਭਾਵ ਬੰਦ ਹੋ (ਮੁੰਦਿਆ) ਜਾਂਦਾ ਹੈ। 
ਸੰਤਾਨ=ਕਲਪ ਬ੍ਰਿੱਛ। 
ਕਾਮਨਾ=ਮਨ ਦੀ ਕਾਮਨਾ, ਇੱਛਾ, ਸੰਸਾਰਕ ਲੋੜਾਂ ਦੀ ਮੰਗ। 
ਚਿੰਤਾਮਣਿ=ਇਕ ਪੁਕਾਰ ਦਾ ਰਤਨ, ਜੋ ਜਿਸਦੇ ਪਾਸ ਹੋਵੇ ਉਸਦੇ ਚਿੰਤਨ ਕੀਤੇ 
ਸੰਸਾਰਕ ਪਦਾਰਥ ਦੇ ਦਿੰਦਾ ਹੈ। ਨਖ=ਨਹੁਂ। 
ਭਾਖੇ-ਕਹੇ, ਆਖੇ। ਭਾਖੇ ਨ ਪਰਤਿ ਮੁਖ=ਮੂੰਹੋ' ਨਹੀਂ ਆਖੇ ਜਾਂਦੇ। 
ਕੰਦ=ਫਲ। ਧਰਤੀ ਵਿਚੋ” ਨਿਕਲਣ ਵਾਲੇ ਖਾਣੇ ਯੋਗ ਫਲ। (ਅ) ਬੱਦਲ।ਕੰ=ਪਾਣੀ, 
ਦ=ਦਾਤਾ]। ਆਨੰਦ ਕੰਦ=ਮੁਰਾਦ ਹੈ ਆਨੰਦ ਦੇ ਦਾਤਾ। 
ਉਪਮੇਯ=ਜਿਸਨੂੰ ਉਪਮਾ ਦੇਵੀਏ। 
ਉਪਮਾਨ=ਜਿਸਦੀ ਉਪਮਾ ਦੇਵੀਏ, ਜੀਕੂੰ ਕਮਲ ਉਪਮਾਨ ਤੇ ਚਰਨ ਉਪਮੇਯ ਹਨ। 
ਅਰਥ: (ਸੂਹੀ ਹਰਿਗੋਵਿੰਦ ਜੀ ਦੇ) ਦੋਹਾਂ ਨਿਰਮਲ ਚਰਨਾਂ ਨੂੰ ਕਮਲਾਂ ਵਰਗੇ ਕਿਸ ਤਰ੍ਹਾਂ 
ਆਖਾਂ, ਜਿਨ੍ਹਾਂ (ਕਮਲਾਂ) ਨੂੰ ਰਾਤ ਵੇਲੇ ਉਲਟ ਗਤੀ ਵਾਲਾ ਹੋ ਜਾਣੇ ਦੀ ਬਾਣ ਹੈ। 
(ਜੇ ਚਰਨਾਂ ਨੂੰ) ਕਲਪ ਬ੍ਰਿਛ ਦੇ ਤੁੱਲ ਜਾਣੀਏ ਤਾਂ (ਇਹ ਗਲ ਬੀ) ਨਹੀਂ ਬਣਦੀ 
(ਕਿਉਕਿ ਕਲਪ ਬ੍ਰਿੱਛ) ਮਨ ਦੀਆਂ ਕਾਮਨਾ ਦਾ ਦੇਣਹਾਰਾ ਹੈ, ਗਯਾਨ (ਤੇ) ਮੁਕਤੀ 





'ਪਾਠਾਂਤੂ-ਉਪਮਾਈ-ਬੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 51 





ਦਾ ਦਾਤਾ ਨਹੀਂ ਹੈ। (ਗੁਰੂ ਜੀ ਦੇ ਚਰਨਾਂ ਦੇ) ਨਹੁੰ ਚਿੰਤਾਮਣਿ ਵਰਗੇ (ਬੀ) ਮੂੰਹੋਂ 
ਆਖੇ ਨਹੀਂ ਜਾਂਦੇ, (ਕਿਉਕਿ ਚਿੰਤਾਮਣਿ) ਮੋਹ ਦਾ ਦੁਖ ਨਹੀਂ ਮਿਟਾਉੱਦੀ, (ਇਹ 
ਗਲ) ਜਗਤ ਜਾਣਦਾ ਹੈ। ਸ੍ਰੀ (ਗੁਰੂ) ਹਰਗੋਬਿੰਦ ਜੀ ਦੇ ਚਰਣ ਜੋ ਆਨੰਦ ਦੇ ਦਾਤਾ 
ਹਨ (ਓਹ) ਆਪੇ ਹੀ ਉਪਮੇਯ ਹਨ (ਤੇ) ਫਿਰ ਆਪੇ ਹੀ ਉਪਮਾਨ ਹਨ, (ਅਰਥਾਤ 
ਅਪਣੇ ਵਰਗੇ ਆਪ ਹੀ ਹਨ)। 

: ਇਸ ਕਬਿੱਤ ਵਿਚ ਕਵਿ ਜੀ ਸ਼੍ਰੀ ਗੁਰੂ ਹਰਗੋਵਿੰਦ ਜੀ ਦੇ ਪਵਿੱਤਰ ਚਰਣਾਂ ਨੂੰ ਕਮਲ, 
ਕਲਪ ਬ੍ਰਿੱਛ ਤੇ ਚਿੰਤਾਮਣਿ ਨਾਲ ਉਪਮਾ ਦੇਕੇ ਉਨ੍ਹਾਂ ਨੂੰ ਨੀਵਾਂ ਦੱਸਦੇ ਹੈਨ। ਕਮਲ 
ਦਿਨ ਨੂੰ ਖਿੜਦਾ ਤੇ ਰਾਤ ਨੂੰ ਖੇੜੇ ਦੇ ਉਲਟ ਗਤੀ ਵਾਲਾ (ਬੰਦ) ਹੋ ਜਾਂਦਾ ਹੈ। ਪਰ 
ਸ਼ੀ ਗੁਰੂ ਹਰਗੋਵਿੰਦ ਜੀ ਦੇ ਚਰਣਾਂ ਦਾ ਧਿਆਨ ਚਾਹੇ ਦਿਨੇ ਕਰੋ ਚਾਹੇ ਰਾਤੀ, ਚਾਹੇ 
ਸਵੇਰੇ ਕਰੋ ਚਾਹੇ ਸੰਝਾਂ ਸਮੇਂ, ਓਹ ਸਦਾ ਖੇੜਾ ਹੀ ਦਾਨ ਕਰਦੇ ਹਨ। ਇਸੀ ਤਰ੍ਹਾਂ 
ਕਲਪ ਬ੍ਰਿੱਛ ਮਨ ਦੇ ਵਾਂਛਤ ਪਦਾਰਥ, ਜੋ ਸੰਸਾਰਕ ਹੁੰਦੇ ਹਨ, ਉਹ ਤਾਂ ਦੇਂਦਾ 
ਆਖਦੇ ਹਨ, ਪਰ ਮੋਖ ਤੇ ਗਿਆਨ-ਇਨ੍ਹਾਂ ਦੋ ਪਦਾਰਥਾਂ ਦਾ ਦਾਤਾ ਉਸਨੂੰ ਕੋਈ 
ਨਹੀਂ ਆਖਦਾ, ਇਹੀ ਦੋ ਪਦਾਰਥ ਸਭ ਤੋ ਕੀਮਤੀ ਹਨ, ਤੇ ਗੁਰੂ ਜੀ ਦੇ ਚਰਣ 
ਅਪਣੇ ਧਿਆਨੀ ਨੂੰ ਉਸਦੇ ਨਿਜ ਸਰੂਪ ਦਾ ਗਿਆਨ ਤੇ ਮੁਕਤੀ ਦੇਂਦੇ ਹਨ। ਇਸੀ 
ਤਰ੍ਹਾਂ ਚਰਣਾਂ ਨੂੰ ਤਾਂ ਕੀ ਚਰਣਾਂ ਦੇ ਨੌੱਹਾਂ ਨੂੰ ਚਿੰਤਾਮਣਿ ਦੀ ਉਪਮਾ ਦੇਣੀ ਨਹੀਂ 
ਬਣਦੀ, ਕਿਉਕਿ ਮਨ ਦੇ ਚਿੰਦੜੇ ਸੰਸਾਰਕ ਪਦਾਰਥ ਤਾਂ ਓਹ ਭਾਵੇ' ਦੇ ਸਕੇ, ਪਰ 
ਉਨ੍ਹਾਂ ਪਦਾਰਥਾਂ ਵਿਚ ਜੋ ਮੋਹ ਹੈ ਓਹ ਜਿਉ ਕਾ ਤਿਉ' ਬਣਿਆ ਰਹਿੰਦਾ ਹੈ। ਤੇ 
ਗੁਰੂ ਜੀ ਦੇ ਚਰਣ ਯਾ ਚਰਣਾਂ ਦੇ ਨੌਹ-ਮੁਰਾਦ ਧਯਾਨ ਤੋਂ ਹੈ ਕਿ-ਧਯਾਨੀ ਨੂੰ ਮੋਹ ਦੇ 
ਤਪ ਤੋ ਠੰਢਕ ਪਾਉਂਦੇ ਹਨ। ਇਸ ਵਾਸਤੇ ਚਿੰਤਾਮਣਿ ਬੀ ਨੀਵੀਂ ਸ਼ੈ ਹੈ, ਉਪਮਾ 
ਦਿੱਤੇ ਜਾਣ ਦੇ ਲਾਇਕ ਨਹੀਂ ਹੈ। ਤਾਂ ਤੇ ਕਵਿ ਸੰਪੂਦਾ ਦੇ ਗਿਣੇ ਤੇ ਬੱਧੇ ਤਿੰਨੇ 
ਉਪਮਾਨ ਕਮਲ, ਕਲਪ, ਬ੍ਰਿੱਛ, ਚਿੰਤਾਮਣਿ, ਸ੍ਰੀ ਗੁਰੂ ਜੀ ਦੇ ਚਰਣਾਂ ਰੂਪੀ ਉਪਮੇਯ 
ਤੋਂ ਨੀਵੇਂ ਹਨ ਅਰ ਉਪਮਾ ਦਿੱਤੇ ਜਾਣ ਦੇ ਲਾਯਕ ਨਹੀਂ। ਇਸ ਲਈ ਗੁਰੂ ਕੇ ਚਰਣ 
ਆਪੇ ਉਪਮੇਯ ਹਨ ਤੇ ਆਪੇ ਉਪਮਾਨ ਹਨ। 

(੩) ਇਸ ਗੁਰੂ-ਸੂੀ ਗੁਰੂ ਹਰਿਰਾਇ ਜੀ-ਮੰਗਲ। 
ਦੋਹਰਾ: ਸੀ ਸਤਿਗੁਰ ਹਰਿਰਾਇ ਕੇ, ਨਾਇ ਧਜਾਇ ਅਘ ਜਾਇਂ। 
ਕਰਿ ਪਦ ਪਰ ਪਰਣਾਮ ਕੋ, ਜਿਹ ਤੇ ਨਿਧਿ ਸਿਧਿ ਆਇ ॥੧੭॥ 
ਨਾਇ=ਨਾਮ। ਅਘ=ਪਾਪ। ਪਦ=ਚਰਣ। 

ਪਰ=ਪਰ੍ਹੇ , ਸੇਸ਼ਟ। ਚਰਣ-ਦਾ ਵਿਸ਼ੇਖ਼ਣ ਹੈ। 

(ਅ) ਉਪਰ, ਭਾਵ ਹੈ ਚਰਣਾਂ ਉੱਪਰ। 

ਪਰਣਾਮ=ਮੱਥਾ ਟੇਕਣਾ, ਨਮਸਕਾਰ। ਕੋ=ਨੂੰ 

ਨਿਧਿ ਸਿਧਿ=ਨੌ” ਨਿਧੀਆਂ ਤੇ ਅਠਾਰਾਂ ਸਿਧੀਆਂ, ਮੁਰਾਦ ਹੈ ਸਾਰੇ ਸੁੱਖ ਤੇ ਸਾਰੀਆਂ 

ਤਾਕਤਾਂ। 

ਨਿਧਾਂ ਦੇ ਨਾਮ=ਪਦਮ, ਮਹਾ ਪਦਮ, ਸੰਖ, ਮਕਰ, ਕਛਪ, ਮੁਕੰਦ, ਕੁੰਦ, ਨੀਲ, ਵਰਚ। 

ਅਠਾਰਾਂ ਸਿੱਧੀਆਂ ਏਹ ਹਨ:- ੧. ਅਣਿਮਾਂ। ੨. ਮਹਿਮਾਂ ੩. ਲਘਮਾਂ। ੪. ਪ੍ਰਾਪਤੀ। ੫. 

ਪਰਕਾਮਯ। ੬. ਸਤਾ ਸਿੱਧੀ। ੭. ਬਸਿਤਾ। ੮. ਗਰਮਾ। ੯. ਅਨੂਪੀ। ੧੦. ਦੂਰ ਸੁਵਣ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 52 





੧੧. ਦੂਰ ਦਰਸ਼ਨ। ੧੨. ਮਨੋ ਬੇਗ। ੧੩. ਕਾਮ ਰੂਪ। ੧੪. ਪਰਕਾਯ ਪ੍ਰਵੇਸ਼। ੧੫. ਸੂਛੰਦ 
ਮਿਰਿਤਯੁ। ੧੬. ਸੁਰ ਕੀੜਾ ਦਰਸ਼ਨ। ੧੭. ਸੰਕਲਪ। ੧੮. ਅਪੁਹਤ ਗਤਿ। 
ਅਰਥ: ਸ਼੍ਰੀ ਸਤਿਗੁਰੂ ਹਰਿਰਾਇ ਜੀ ਦੇ ਨਾਮ ਧਿਆਇਆਂ ਪਾਪ (ਨੌਸ) ਜਾਂਦੇ ਹਨ, (ਤਾਂ ਤੇ 
ਹੇ ਮੇਰੇ ਮਨ ਉਨ੍ਹਾਂ ਦੇ) ਸ੍ਰੇਸ਼ਟ ਚਰਣਾਂ ਨੂੰ ਪਰਣਾਮ ਕਰ, ਜਿਸ ਤੋਂ (ਕਿ ਤੂੰ) ਨਿੰਧਿ 
ਤੇ ਸਿਧਿ ਪ੍ਰਾਪਤ ਕਰੇ] 
ਸ੍ਰੈਯਾ: ਪੰਕ ਬਿਖੈ ਬਸਤਾ ਰਸ ਮੈ, ਰਸ ਊਰਧ ਕੋ ਨਿਸਰਾ ਸਰ ਸੇਰੋ। 
ਗੂੀਵ ਲੌ ਨੀਰ ਮੈ ਧੀਰ ਧਰੇ, ਇਕ ਪੈਰ ਖਰੋ ਬਿਰ' ਹੂੈ ਰਵਿ ਹੇਰੋ। 
ਆਤਪ ਸੀਤ ਸਹੈ ਬਰਖਾ, ਤਪ ਸਾਧਤਿ ਯਾ ਬਿਧਿ ਕੂਰ ਘਨੇਰੋ। 
ਸੀ ਹਰਿਰਾਇ ਕੇ ਪਾਇ ਸਮਾਨਤਾ, ਪਾਇ ਨ ਕੰਜ ਉਪਾਇ ਬਤੇਰੋ 
॥੧੮॥ 

ਪੰਕ=ਚਿੱਕੜ। ਰਸ=ਜਲ। ਉਰਧ ਕੋ=ਉਪਰ ਨੂੰ। 

ਨਿਸਰਾ=ਨਿਸਰਿਆ ਹੈ। ਸਰਸੇਰੋ=ਕਮਲ। [ਸੰ. =ਸਰਸੀ ਰੂਹ=ਜੋ ਤਲਾ ਵਿਚੋਂ ਉੱਗੇ- 

ਕਮਲ। ਸਰਸ=ਤਲਾ, ਰੂਹ=ਜੋ ਉੱਗੇ]। 

ਗੂੀਵ=ਗਿੱਚੀ, ਗਲ। ਥ੍ਰਿ ਹੂ =ਟਿਕ ਕੇ। 

(ਅ) ਪਾਠਾਂਤੂ-ਖਿਰ ਹੈ-ਹੈ, ਭਾਵ-ਖਿੜ ਰਿਹਾ ਹੈ ਸੂਰਜ ਨੂੰ ਵੇਖ ਕੇ। ਰਵਿ-ਸੂਰਜ। 

ਹੇਰੋ-ਦੇਖਦਾ ਹੈ। ਭਾਵ ਤਾੜੀ ਲਾਈ ਹੈ। 

ਆਤਪ-ਧੁੱਪ, ਗਰਮੀ। ਸੀਤ-ਪਾਲਾ। ਕੂ ਰ=ਕਰੜਾ। 

ਘਨੇਰੋ=ਬਹੁਤ। ਪਾਇ=ਚਰਣ। ਪਾਇ ਨ=ਨਹੀਂ ਪਾ ਸਕਦਾ। 

ਕੰਜ=ਕਮਲ। ਉਪਾਇ=ਉਪਾਉ, ਯਤਨ। 

ਅਰਥ: ਕਮਲ ਚਿੱਕੜ ਵਿਚ (ਉੱਗਿਆ ਤੇ) ਪਾਣੀ ਵਿਚ ਵਸਦਾ, ਪਾਣੀ ਤੋਂ ਉੱਪਰ ਨੂੰ 
ਨਿੰਸਰਿਆ (ਹੈ), ਗਿੱਚੀ ਤੋੜੀ ਪਾਣੀ ਵਿਚ ਧੀਰਜ ਧਾਰ ਕੇ ਇਕ ਪੈਰ (ਦੇ ਭਾਰ) 
ਖੜੋਤਾ ਹੋਇਆ ਬਿਰ ਹੋ ਕੇ (ਟਕ ਬੰਨ੍ਹ ਕੇ ਯਾ ਖਿੜਕੇ) ਸੂਰਜ ਨੂੰ ਤੱਕ ਰਿਹਾ ਹੈ। 
ਧੁੱਪ ਪਾਲਾ, ਬਰਖਾ (ਸੱਭੋ ਕੁਛ ਸਿਰ ਤੇ) ਸਹਿੰਦਾ ਹੈ, ਇਸ ਤਰ੍ਹਾਂ ਬਹੁਤ ਕਰੜਾ ਤਪ 
ਸਾਧਦਾ ਹੈ, (ਪਰ ਚਾਹੋ ਉਸ ਨੇ ਐਸੇ) ਬਤੇਰੇ ਉਪਾਇ (ਕੀਤੇ ਤਦ ਬੀ ਉਹ) ਕਵਲ 
ਸੀ (ਗੁਰੂ) ਹਰਰਾਇ ਜੀ ਦੇ ਚਰਣਾਂ ਦੀ ਬਰਾਬਰੀ ਨਹੀਂ ਪਾ ਸਕਿਆ। 

: ਇਸ ਵਿਚ ਕਵਿ ਜੀ ਦੀ ਚਤੁਰ ਬੁੱਧੀ, ਕਮਲ ਨੂੰ ਇਕ ਹਨ ਯੋਗੀ ਦੇ ਰੂਪਕ ਵਿਚ 
ਵਰਣਨ ਕਰਦੀ ਹੈ ਜੋ ਸਰੀ ਗਰੂ ਹਰਿਰਾਇ ਜੀ ਦੇ ਚਰਣਾਂ ਦੀ ਬਰਾਬਰੀ ਪ੍ਰਾਪਤ ਕਰਨ 
ਲਈ ਤਪੱਸਯਾ ਕਰ ਰਿਹਾ ਹੈ। ਤਪੱਸਯਾ ਦਾ ਵੇਰਵਾ ਜੋ ਦੱਸਦੇ ਹਨ, ਓਹੀ ਉਪਾਉ 
ਹਨ ਜੋ ਉਸ ਨੇ ਕੀਤੇ ਹਨ ਆਪਣੀ ਮਨੋ ਕਾਮਨਾ ਦੀ ਪ੍ਰਾਪਤੀ ਵਾਸਤੇ, ਪਰ ਉਹ 
ਪ੍ਰਾਪਤੀ ਉਸ ਨੂੰ ਹੋਈ ਨਹੀਂ। ਉਹ ਤਪੱਸਯਾ ਦਾ ਰੂਪਕ ਇਹ ਹੈ-ਤਲਾ ਦੇ ਚਿੱਕੜ 
ਵਿਚ ਇਕ ਪੈਰ ਦੇ ਭਾਰ, ਗਿੱਚੀ ਤਾਂਈ ਪਾਣੀ ਵਿਚ ਖੜੋਨਾ ਤੇ ਸਿਰ ਨੂੰ ਕੇਵਲ ਪਾਣੀ 
ਤੋਂ ਬਾਹਰ ਰਖਣਾ ਇਹ ਉਨ੍ਹਾਂ ਤਪੱਸਵੀਆਂ ਵਾਂਡੂ ਹੈ ਜੋ ਪਾਣੀ ਵਿਚ ਖੜੋਕੇ ਤਪ 
ਕਰਦੇ ਹਨ। ਫਿਰ ਐਸਾ ਖੜਾ ਹੈ ਕਿ ਧੁੱਪ ਪਾਲਾ ਬਰਖਾ ਸਭ ਉਥੇ ਹੀ ਖੜਾ 
ਸਹਾਰਦਾ ਹੈ, ਏਹ ਬੀ ਤਪ ਹੈ। ਫਿਰ ਐਸਾ ਟਿਕਕੇ ਖੜਾ ਹੈ ਕਿ ਸੂਰਜ ਵੱਲੇ ਤਾੜੀ 





'ਪਾਠਾਂਤ੍ ਖਿਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 53 





ਲਾਈ ਰਖਦਾ ਹੈ; ਸੂਰਜ ਵੱਲ ਤਾੜੀ ਬੰਨ੍ਹਣੀ ਵੀ ਇਕ ਕਠਨ ਤਪ ਹੈ। ਮਾਨੋ ਇਹ 
ਸਾਰਾ ਉਸਦਾ ਤਪ ਚਰਣਾਂ ਦੀ ਤੁੱਲਤਾ ਪ੍ਰਾਪਤੀ ਵਾਸਤੇ ਹੈ, ਜਿਸ ਵਿਚ ਉਸਨੂੰ 
ਸਫਲਤਾ ਨਹੀਂ ਹੋਈ। ਕਾਰਣ ਪਿੱਛੇ ਕਈ ਵੇਰ ਦੱਸ ਆਏ ਹਨ ਕਿ ਉਸਦੀ ਸੁੰਦਰਤਾ 
ਸਫਲ ਸੁੰਦਰਤਾ, ਵਰ ਦਾਤੀ, ਮੁਕਤੀ ਦਾਤੀ ਨਹੀਂ ਹੋ ਸਕੀ। ਗੁਰੂ ਹਰਿਰਾਇ ਜੀ ਨੇ 
ਮੁਕਤੀ ਦਾਨ ਕੀਤੀ ਅਨੇਕਾਂ ਨੂੰ, ਰਾਜ ਤੇ ਸਰਦਾਰੀਆਂ ਦੇ ਵਰ ਬਖ਼ਸ਼ੇ ਅਨੇਕਾਂ ਨੂੰ। 
(ਚ) ਇਸ੍ਹ ਗੁਰੂ-ਸੂੀ ਗੁਰੂ ਹਰਿ ਕ੍ਰਿਸ਼ਨ ਜੀ-ਮੰਗਲ। 
ਦੋਹਰਾ: ਦਰਸ਼ਨ ਸ੍ਰੀ ਹਰਿ ਕ੍ਰਿਸ਼ਨ ਕੋ, ਨਿਪੁਨ ਹਰਨ ਜੁਰ ਤੀਨ। 
ਚਰਨ ਮਨੋਹਰ ਬੰਦਨਾ, ਜਿਨ ਸਿੱਖਨ ਸੁਖਿ ਕੀਨ ॥੧੯॥ 
ਨਿਪੁਨ=ਪੁਬੀਨ। ਕੰਮ ਕਰਨ ਵਿਚ ਲਾਇਕ। 

ਹਰਨ=ਹਰਲੈਣ ਵਾਲੇ; ਦੂਰ ਕਰਨ ਵਾਲੇ। 

ਜੁਰ=ਤਾਪ, ਤੀਨ=ਤਿੰਨੇ। (ਦੇਖੋ ੧੧ ਪੰਨੇ ਤੇ-ਤੀਨੋ ਤਾਪ-ਦਾ ਅਰਥ) 

ਮਨੋਹਰ=ਮਨ ਨੂੰ ਮੋਹ ਲੈਣ ਵਾਲੇ। 

ਅਰਥ: ਸ੍ਰੀ (ਗੁਰੂ) ਹਰਿ ਕ੍ਰਿਸ਼ਨ ਜੀ ਦਾ ਦਰਸ਼ਨ ਤਿੰਨਾਂ ਤਾਪਾਂ ਦੇ ਦੂਰ ਕਰਨ ਨੂੰ ਪ੍ਰਬੀਨ ਹੈ, 
(ਮੇਰੀ ਉਸ ਗੁਰੂ ਹਰਿ ਕ੍ਰਿਸ਼ਨ ਜੀ ਦੇ) ਮਨ ਹਰ ਲੈਣ ਵਾਲੇ ਚਰਨਾਂ ਨੂੰ ਨਮਸਕਾਰ 
ਹੈ, (ਕਿ) ਜਿਨ੍ਹਾਂ (ਚਰਣਾਂ ਨੇ) ਸਿੱਖਾਂ ਨੂੰ ਸੁਖੀ ਕੀਤਾ ਹੈ। 

: ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਦਰਸ਼ਨ ਨਾਲ ਰੋਗੀ ਰਾਜ਼ੀ ਹੁੰਦੇ ਸਨ। ਇਕੇਰਾਂ ਉਨ੍ਹਾਂ 
ਦੇ ਦਰਸ਼ਨ, ਚਰਣਾਂਮ੍ਰਿਤ ਅਤੇ ਚਰਣਾਂ ਦੀ ਛੁਹ ਬੇਗਿਣਤਾਂ ਨੂੰ ਅਰੋਗ ਕਰ ਗਈ ਸੀ, 
ਉਸ ਸ਼ਕਤੀ ਵੱਲ ਕਵਿ ਜੀ ਧਿਆਨ ਕਰਕੇ ਮੰਗਲ ਕਰ ਰਹੇ ਹਨ। ਸ੍ਰੀ ਦਸਮ ਗੁਰੂ 
ਜੀ ਨੇ ਵੀ ਆਪ ਦੀ ਬਾਬਤ ਉਚਾਰਣ ਕੀਤਾ ਹੈ:- “ਸੀ ਹਰਿ ਕ੍ਰਿਸ਼ਨ ਧਿਆਈਐ 
ਜਿਸ ਡਿਠਿਆਂ ਸਭ ਦੁਖਿ ਜਾਇ। ? 

ਕਬਿੱਤ: ਅਮਲ ਕਮਲ ਜੁਗ ਅਰੁਨ ਲਲਿਤ ਭਲ 
ਤਾਂਕੇ ਦਲ ਅਵਲੀ ਸੁ ਹੀਰਨ ਕੀ ਜਟੀ ਸੀ। 
ਕਿਧੋਂ' ਉਡ ਪਾਂਤ ਹਿਤ ਆਪਚਿਤ ਲੋਕ ਮਾਤ 
ਤਜੀ ਨਭ ਗਤਿ ਬਿਤ ਐਸੀ ਬਿਧਿ ਠਟੀ ਸੀ। 
ਕਿਧੋ' ਬਿਸ਼ੂਕਰਮਾਂ ਨੈ ਸ਼ੇਖ ਤੇ ਮਨਿਨ ਲੇਯ 
ਕਾਂਤਿ ਹਿਤ ਖਚੀ ਬਸੈ ਰਮਾ ਸਾਜ ਕੁਟੀ ਸੀ। 
ਚਰਨ ਕਮਲ ਹਰਿਕ੍ਰਿਸ਼ਨ ਅਨੂਪ ਬਨੇ 
ਨਖ ਸ਼ਸ਼ਿ ਸਕਲ ਸੇ ਉਪਮਾ ਨ ਲਟੀ ਸੀ ॥੨੦॥ 

ਅਮਲ=ਨਿਰਮਲ। ਜੁਗ=ਦੋਵੇਂ। ਅਰੁਨ-ਲਾਲ। 

ਲਲਿਤ=ਸੁੱਦਰ। ਭਲ=ਭਲੇ, ਬਹੁਤੇ, ਡਾਢੇ। 

ਦਲ=ਪੱਤੇ। ਕਿਸੇ ਇਕ ਸ਼ੈ ਦੇ ਜੁੜੇ ਤੇ ਫੇਰ ਨਿਖੜਵੇ' ਹਿੱਸੇ, ਭਾਵ-ਉੱਗਲੀਆਂ। 

ਅਵਲੀ=ਪੰਗਤੀ। ਕਿਧੋਂ-ਕਿਧਰੋ। ਮੁਰਾਦ ਹੈ-ਮਾਨੋ, ਅਥਵਾ, ਜਾਂ। 

ਉਡ-ਤਾਰਿਆਂ ਦੀ। ਪਾਂਤ=ਪੰਗਤੀ। 

ਆਪਚਿਤ=ਆਪਣਾ ਭਲਾ ਚਿਤਵਕੇ। (ਅ) ਪੂਜਾ। [ਸੰਸ. ਅਪਚਿਤ]। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 54 





ਲੋਕ ਮਾਤ=ਮਾਤਲੋਕ। 
ਨਭ=ਆਕਾਸ਼। ਗਤਿ=ਫਿਰਨ। (ਅ) ਐਉ' ਵੀ ਅਰਥ ਲਾਉਂਦੇ ਹਨ:- 
ਤਜੀ ਨ ਭਗਤ=ਤਾਰਿਆਂ ਨੇ ਭਗਤੀ ਨਹੀਂ ਛੱਡੀ। ਅਸਮਾਨ ਵਿਚ ਭੀ ਸਰਬ ਕੇਂਦ੍ਹਾਂ ਦੇ 
ਕੇੱਦੂ ਵਾਹਿਗੁਰੂ ਦੀ ਪ੍ਰਕਰਮਾਂ ਕਰਦੇ ਸਨ, ਏਥੇ ਚਰਣਾਂ ਵਿਚ ਆ ਕੇ ਹੁਣ ਭਗਤੀ ਭਾਵ ਵਿਚ 
ਇਸਥਿਤ ਹੋ ਗਏ ਹਨ। 
ਥਿਤ=ਇਸਥਿਤੀ, ਭਾਵ ਚਰਣਠਾਂ ਉਤੇ ਨਹੁੰ ਬਣ ਕੇ ਆ ਟਿਕੇ ਹਨ। 
ਬਿਸ਼ੂਕਰਮਾਂ=ਕਾਰੀਗਰੀ ਦਾ ਦੇਵਤਾ। 
ਸ਼ੇਖ=ਸ਼ੇਸ਼ਨਾਗ, ਜਿਸ ਦੇ ਪਾਸ ਕਵਿ ਲੋਕ ਰਤਨ ਯਾਂ ਮਣੀਆਂ ਦਾ ਖਜ਼ਾਨਾ ਵਰਣਨ ਕਰਦੇ 
ਹਨ। 
ਮਨਿਨ=ਮਣੀਆਂ, ਰਤਨ। ਲੇਯ=ਲੈਕੇ। ਕਾਂਤਿ=ਸੂੰ ਦਰਤਾ। 
ਹਿਤ=ਵਾਸਤੇ। (ਅ) ਸ਼ੌਕ, ਚਾਉ, ਚਾਉ ਨਾਲ। 
ਖਚੀ-ਜੜੀ ਹੈ, ਜੜਤ ਕੀਤੀ ਹੈ। 
ਰਮਾ-ਲੌਛਮੀ। ਭਾਵ, ਪ੍ਰਤਾਪ, ਐਸ਼ੂਰਜ। ਇਸ ਵਿਚ ਧੂਨੀ ਐਉੱ ਬੀ ਕਹੀਦੀ ਹੈ, ਚਰਨ 
ਵਿਸ਼ਨੂੰ ਸਮਾਨ ਹਨ ਤੇ ਲੌਂਛਮੀ ਦਾ ਓਥੇ ਨਿਵਾਸ ਹੈ। ਅੱਨ੍ਹੈ ਐਉਂ ਹੈ... ਮਨਿਨ ਲੇਯ ਖਚੀ, 
ਕਾਂਤਿ ਸਾਜ ਕੁਟੀ ਸੀ, (ਤਾਂ ਮੈ) ਬਸੈ ਰਮਾ ਹਿਤ (ਸਿਉ)। 
ਅਨੁਪ=ਅਨ-ਉਪਮ। ਇਸ ਤੋਂ” ਹਿੰਦੀ ਰੂਪ ਹੈ ਅਨੂਪ=ਕਿਸੇ ਉਪਯਾ ਯਾ ਸਦਰਸ਼ਤਾ ਤੋੱ 
ਜੋ ਉੱਚਾ ਹੋਵੇ। 
ਨਖ=ਨਹੁਂ। ਸ਼ਸ਼ਿ-ਚੰਦੂਮਾ। [ਸੰਸ. ਸ਼ਸ਼ਿਨ] 
ਨਖ ਸ਼ਸ਼ਿ ਸਕਲ ਸੇ=ਨਖ-ਸ਼ਸ਼ਿ-ਸ਼ਕਲ-ਸੇ= 
ਨਖ=ਨਹੁੰ। ਸ਼ਸ਼ਿ=ਚੰਦੂਮਾ। ਸ਼ਕਲ=ਟੁਕੜੀ। [[ਸੰਸ. ਸ਼ਕਲ=ਟੁਕੜਾ] 
ਸੇ=ਵਰਗੇ। ਨਹੁੰ ਹਨ ਚੰਦੂਮਾ ਦੀਆਂ ਟੁਕੜੀਆਂ ਵਰਗੇ। 
(ਅ) ਸ਼ਕਲ=ਸੂਰਤ।ਫਾ: ਸ਼ਕਲ] ਨਹੁੰ ਹਨ ਚੰਦ ਦੀ ਸੂਰਤ ਦੇ। 
(ਏ) ਸਕਲ=ਸਗਲ, ਸਾਰੇ। ਸਾਰੇ ਨਹੁੰ ਚੰਦ ਜੇਹੇ ਹਨ। 
(ਸ) ਸਕਲ=ਸਹਤ ਕਲਾ ਦੇ। ਨਹੁੰ ਹਨ ਸਹਤ ਕਲਾ ਦੇ ਚੰਦ ਜੇਹੇ। 
ਉਪਮਾਨ=ਉਪਮਾ-ਨ। ਨਹੀਂ ਹੈ ਉਪਮਾ, ਜਿਸਦੀ ਉਪਮਾ ਦੇਵੀਏ। 
ਲਟੀ=ਨਿੰਕੀ, ਨਜੂਨ, ਥੋੜੀ। [ਸੰਸ. ਧਾਤੂ ਲਟ੍=ਬੱਚੇ ਵਾਂਡੂ ਬੋਲਨਾ, ਅਟਪਟੀ ਬਾਤ 
ਕਰਨੀ] ਮੁਰਾਦ ਹੈ ਨਯੂਨ ਜੇਹੀ, ਨੀਵੀਂ ਜੇਹੀ। 
(ਅੰ) ਕਥਨ ਕਰਨਾ। ਨ ਲਟੀ=ਕਹਿਣਾ ਨਹੀਂ ਬਣਦਾ। 
ਉਪਮਾ ਨ ਲਟੀ ਸੀ=ਏਹ ਉਪਮਾ ਦੇਣੀ ਬੱਚਿਆਂ ਵਰਗੀ ਗਲ ਕਰਨੀ ਵੀ ਨਹੀਂ ਹੈ। ਭਾਵ 
ਮੂਲੋ' ਅਣਬਣ ਹੈ, ਭਾਵ ਇਹ ਉਪਮਾ ਵੀ ਨਯੂਨ ਗੱਲ ਹੈ। 
ਅਰਥ: ਲਾਲ ਰੰਗ ਦੇ ਨਿਰਮਲ ਕਮਲ (ਵਾਂਡੂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ) ਦੋਵੇਂ (ਚਰਣ) 
ਬੜੇ ਸੁੰਦਰ ਹਨ; ਉਨ੍ਹਾਂ (ਚਰਣਾਂ) ਦੀਆਂ ਉੱਗਲੀਆਂ ਉਤੇ (ਮਾਨੋ) ਹੀਰਿਆਂ ਦੀ 
ਜੜਤ ਵਰਗੀ (ਨੌਹਾਂ ਦੀ) ਪੰਕਤੀ ਹੈ। ਜਾਂ, ਤਾਰਿਆਂ ਦੀ ਪੰਕਤੀ ਨੇ ਆਪਣਾ ਭਲਾ 
ਚਿਤਵਕੇ ਆਕਾਸ਼ ਦਾ ਫਿਰਨਾ ਛੱਡ ਦਿੱਤਾ ਹੈ ਤੇ ਐਸੀ ਬਿਧਿ ਠਟੀ ਹੈ ਕਿ ਮਾਤ 
ਲੋਕ ਵਿਚ (ਸਤਿਗੁਰ ਜੀ ਦੇ ਚਰਣਾਂ ਉਤੇ ਮਾਨੋ” ਨਹੁੰ ਬਣ ਕੇ) ਥਿਤ (ਭਾਵ ਆ 
ਟਿਕੇ) ਹਨ। ਜਾਂ ਵਿਸ਼ਹੂਕਰਮਾਂ ਨੇ ਸ਼ੇਸ਼ਨਾਗ ਪਾਸੋਂ ਮਣੀਆਂ ਲੈ ਕੇ (ਉਨ੍ਹਾਂ ਚਰਣਾਂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 55 





ਉੱਤੇ) ਜੜਤ ਕੀਤੀ ਹੈ, (ਕਿ ਉਥੇ ਮਾਨੋ) ਸੁੰਦਰਤਾ (ਦੀ) ਕੁਟੀਆ ਬਣ (ਗਈ ਹੈ, 
ਜਿਸ ਵਿਚ ਕਿ ਹੁਣ) ਲੱਛਮੀ ਚਾਉ (ਨਾਲ) ਵਸਦੀ ਹੈ। (ਪ੍ਰੰਤੂ ਅਸਲ ਗੱਲ ਤਾਂ ਇਹ 
ਹੈ ਕਿ ਸ੍ਰੀ ਗੁਰੂ) ਹਰਿਕ੍ਰਿਸ਼ਨ ਜੀ ਦੇ ਚਰਨ ਕਮਲ (ਐਸੇ) ਅਨੂਪਮ ਬਣੇ ਹਨ (ਕਿ 
ਜਿਨ੍ਹਾਂ ਦੀ ਉਪਮਾਂ ਦੀ ਹੋਰ ਕੋਈ ਸ਼ੈ ਨਹੀਂ, ਹਾਂ ਉਨ੍ਹਾਂ ਦੇ) ਨਹੁੰ ਚੰਦੂਮਾ ਦੀਆਂ 
ਟੁਕੜੀਆਂ ਵਰਗੇ ਹਨ (ਪ੍ਰੰਤੂ ਇਹ) ਉਪਮਾ ਦੇਣੀ ਬੀ ਨਯੂਨ ਗਲ ਹੈ। 

: ਇਸ ਵਿਚ ਕਵਿ ਜੀ ਚਰਨਾਂ ਨੂੰ ਕੰਵਲਾਂ ਦੀ ਲਾਲੀ ਨਾਲ ਸ਼ੋਭਾ ਦੇ ਕੇ ਸੁੰਦਰ ਤੇ 
ਮਨੋਹਰ ਦੱਸਦੇ ਹਨ ਤੇ ਲੱਛਮੀ ਦਾ ਨਿਵਾਸ ਉਨ੍ਹਾਂ ਵਿਚ ਦੱਸਦੇ ਹਨ, ਤੇ ਨੌਹਾਂ ਨੂੰ 
ਹੀਰਿਆਂ ਦੀ ਜੜਤ, ਤਾਰਿਆਂ ਦਾ ਉਥੇ ਆ ਕੇ ਨਿਵਾਸ ਕਰਨਾ, ਮਣੀਆਂ ਦੀ ਜੜਤ, 
ਆਦਿ ਉਪਮਾ ਝਿਜਕ ਕੇ ਦੇਂਦਿਆਂ ਹੋਇਆਂ ਸਿੱਟਾ ਇਹ ਕੱਢਿਆ ਹੈ ਕਿ ਉਨ੍ਹਾਂ ਦੇ 
ਚਰਣਾਂ ਨਾਲ ਉਪਮਾ ਕਿਸੇ ਸ਼ੈ ਦੀ ਦਿੱਤੀ ਨਹੀਂ ਜਾ ਸਕਦੀ, ਹਾਂ, ਨੌਹਾਂ ਦੀ ਸ਼ਕਲ 
ਚੰਦੂਮਾ ਦੀ ਟੁਕੜੀ ਨਾਲ ਮਿਲਦੀ ਹੈ, ਪਰ ਇਹ ਉਪਮਾਨ ਵੀ ਬਰਾਬਰੀ ਦਾ ਨਹੀਂ 
ਹੈ, ਨਹੂੰ ਦੀ ਸ਼ਕਲ () ਇਸ ਪ੍ਰਕਾਰ ਦੀ ਹੁੰਦੀ ਹੈ ਤੇ ਚੰਦ ਦੀ ਭੀ () ਇਸੇ ਤਰ੍ਹਾਂ 
ਦੀ। 

ਸਾਰੇ ਕਬਿੱਤ ਦਾ ਆਸ਼ਯ ਇਹ ਹੈ ਕਿ ਲੌਛਮੀ-ਸੰਸਾਰਕ ਐਸ਼ੂਰਜ ਤੇ ਪ੍ਰਤਾਪ ਤੇ ਸਾਮਾਨਾਂ ਦੀ 
ਦਾਤ-ਇਨ੍ਹਾਂ ਚਰਣਾਂ ਦੇ ਧਿਆਨੀਆਂ ਨੂੰ ਮਿਲ ਸਕਦੀ ਹੈ, ਇਕ ਇਹ ਤੇ ਦੂਸਰੀ 
ਤਾਕਤ ਚਰਣਾਂ ਦੀ ਇਹ ਹੈ ਕਿ ਸੰਸਾਰਕ ਪਦਾਰਥਾਂ, ਮਣੀਆਂ ਹੀਰਿਆਂ, ਕਮਲਾਂ ਦੀ 
ਲਾਲੀ ਤੇ ਤਾਰਿਆਂ ਦੀ ਜੜਤ ਤੋ ਉੱਚੀ ਕਿਸੇ ਹੋਰ ਸ਼ੈ ਦਾ ਬੀ ਇਨ੍ਹਾਂ ਵਿਚ ਨਿਵਾਸ 
ਹੈ, ਉਹ ਸ਼ੈ ਆਤਮ ਸਤਯਾ ਰੂਹਾਨੀ ਤਾਕਤ ਹੈ; ਜੋ ਹੋਰ ਕਿਸੇ ਉਪਮਾਨ ਵਿਚ ਹੈ ਹੀ 
ਨਹੀਂ ਅਤੇ ਓਹ ਸਤਯਾ ਇਨ੍ਹਾਂ ਚਰਣਾਂ ਦੇ ਪ੍ਰੇਮੀਆਂ ਨੂੰ ਉਥੋਂ ਸਪਰਸ਼, ਦਰਸ਼ਨ ਯਾ 
ਧਯਾਨ ਨਾਲ ਐਸੀ ਮਿਲਦੀ ਹੈ ਕਿ ਸਰਬ ਤੋ ਸੁੰਦਰ ਆਤਮ ਰੰਗ ਦੀ ਵੰਨੀ ਚੜ੍ਹਾ 

ਦੇਂਦੀ ਹੈ, ਜਿਸ ਰੰਗ ਦੇ ਚੜ੍ਹਿਆਂ ਅੰਦਰ ਐਉਂ ਪ੍ਰਤੀਤੀ ਹੁੰਦੀ ਹੈ ਕਿ 

ਮੈਲਾ ਮੋਤੀ ਮੈਲਾ ਹੀਰੁ ॥ ਮੈਲਾ ਪਵਨੁ ਪਾਵਕੁ ਅਰੁ ਨੀਰੁ ॥ 
ਭੈਰਉ ਕਬੀਰ ਜੀਉ] 

ਸੂਚਨਾ: ਅਖੀਰਲੀ ਤੁਕ ਦੇ ਹੋਰ ਅਰਥ ਵੀ ਬਣਦੇ ਹਨ। 

੧. ਨਖ਼ ਸ਼ਸ਼ਿਸ ਕਲ ਸੇ=ਨਹੂੰ ਹਨ ਚੰਦੂਮਾਂ ਦੀਆਂ ਕਲਾ ਵਰਗੇ। ਕਲਾ ਚੰਦ ਦੀਆਂ ੧੬ 

੨. ਨਖ ਸ਼ਸ਼ਿ ਸਕਲ ਸੇ=ਨਹੁਂ ਹਨ ਸਾਰੀਆਂ ਕਲਾਂ ਸਹਿਤ ਚੰਦੂਮਾਂ ਵਰਗੇ। 

[ਸ=ਸਾਰੀਆਂ, ਕਲ=ਕਲਾਂ] 

੩. ਨਖ ਸ਼ਸ਼ਿ ਸਕਲ ਸੇ=ਨਹੁਂ ਹਨ ਸੰਪੂਰਣ ਚੰਦੂਮਾਂ ਵਰਗੇ।ਸਕਲ=ਸਾਰਾ] 

੪. ਨਖ ਸ਼ਸ਼ਿ ਸ਼ਕਲ ਸੇ=ਨਹੁੰ ਹਨ ਚੰਦੂਮਾਂ ਦੀ ਸੂਰਤ ਦੇ।ਸ਼ਕਲ=ਸੂਰਤ] 

੫. ਇਕ ਛਾਪੇ ਦੇ ਮੂਲ ਵਿਚ ਪਾਠ ਹੈ-ਨਖ਼ ਸਿਸ ਸਕਲ ਸੇ-ਏਸ ਪਾਠ ਨਾਲ ਅਰਥ 

ਐਉਂ ਲਗੇਗਾ ਕਿ-ਤ੍ਰ ਦੀ ਰੀਤੀ ਗੀ ਹੀ ਰੀਤੀ 


ਪੁੱਛੋ ਤਾਂ-ਨਹੁੰ ਤੋ ਲੈ ਕੇ ਸਿਸ (= =ਸੀਸ) ਤਕ ਸਾਰੇ ਦੀ ਤਾਂ ਉਪਮਾਂ ਰੰਚਕ ਮਾਤ ਵੀ ਨਹੀਂ 
ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 56 





੬. ਉਪਮਾਨ ਲਟੀ ਸੀ=ਚੰਦੂਮਾਂ ਨੂੰ ਚਰਣਾਂ ਦਾ ਉਪਮਾਨ ਕਹਿਣਾ ਵੀ ਨਿਕੰਮੀ ਗੱਲ ਹੈ, 
ਪਰ ਇਸ ਵਿਚ ਇਕ ਸੰਸਾ ਬੀ ਹੈ, “ਉਪਮਾਨ” ਪੁਲਿੰਗ ਹੈ ਤੇ “ਲਟੀ ਸੀ” ਇਸਤ੍ਰੀ ਲਿੰਗ 
ਹੈ। 

੭. ਐਉ ਵੀ ਪਾਠ ਹੈ “ਨਖ ਸਸਿ ਸਕਲ ਤੇ ਉਪਮਾ ਨ ਲੁਟੀ ਸੀ? ਨਹੂੰ ਹਨ ਤਾਂ ਚੰਦੂਮਾਂ 
ਦੀ ਸ਼ਕਲ ਦੇ, ਭਾਵ-ਚੰਦੂਮਾਂ ਨੇ ਇਹ ਰੀਸ ਤਾਂ ਕਰ ਲਈ, ਸ਼ਕਲ ਤਾਂ ਚੁਰਾ ਲਈ ਪਰ ਚਰਣਾਂ 
ਦੀ ਉਪਮਾਂ (ਭਾਵ ਖ਼ੂਬਸੂਰਤੀ) ਉਹ ਨਹੀਂ ਸੀ ਲੁਟ ਸਕਿਆ, ਅਥਵਾ ਪ੍ਰਾਪਤ ਕਰ ਸਕਿਆ। 
ਸਾਦੇ ਪਦਾਂ ਵਿਚ ਐਉ' ਕਿਹਾ ਜਾ ਸਕਦਾ ਹੈ ਕਿ ਚੰਦੂਮਾਂ ਚਰਣਾਂ ਦੀ ਸੁੰਦਰਤਾਈ ਦੀ ਬਰਾਬਰੀ 
ਦੇ ਜਤਨ ਵਿਚ ਪੂਰਾ ਨਹੀਂ ਢੁੱਕ ਸਕਿਆ। 

(ਛ) ਇਸ ਗੁਰੂ-ਸ਼ਹੀ ਗੁਰੂ ਤੇਗ ਬਹਾਦਰ ਜੀ-ਮੰਗਲ। 
ਦੋਹਰਾ: ਤੇਗ਼ ਬਹਾਦਰ ਧਰਮ ਧੁਜ, ਹਰਤਾ ਤੁਰਕਨ ਮੂਲ। 
ਚਰਨ ਸ਼ਰਨਿ ਤਾਰਨ ਤਰਨ, ਨਮੋ ਹੋਇ ਅਨਕੂਲ ॥੨੧॥ 

ਧਰਮ=ਧਰਮ। ਧੂਜ=ਝੰਡਾ। ਧਰਮ-ਧੂਜ=ਜੋ ਧਰਮ ਦਾ ਝੰਡੇ ਸਰੀਖਾ ਮੂਲ ਤੇ ਅਤਿ 
ਜੁਰੂਰੀ ਆਸਰਾ ਹੋਵੇ। ਜਿਵੇਂ ਜੰਗ ਵਿਚ ਝੰਡਾ ਹੀ ਸਭ ਤੋ ਵੱਡਾ ਆਸਰਾ ਹੁੰਦਾ ਹੈ, ਝੰਡਾ 
ਗਿਰੇ ਤਾਂ ਹਾਰ ਮੰਨੀ ਜਾਂਦੀ ਹੈ। ਝੰਡੇ ਦੇ ਦੁਆਲੇ ਸੂਰਮੇ ਟੁੱਟ ਟੁੱਟ ਮਰਦੇ ਹਨ, ਭਾਵ ਹੈ 
ਧਰਮ ਦਾ ਮੂਲ ਆਸਰਾ, ਜੋ ਧਰਮ ਦੀ ਰਖਯਾ ਕਰੇ, ਬਚਾਵੇ। 

ਹਰਤਾ=ਹਰਨ ਵਾਲੇ, ਉਖੇੜਨ ਵਾਲੇ। ਮੂਲ=ਤੜ੍ਹਾਂ 

ਤਾਰਨ=ਤਾਰਨ ਨੂੰ। ਤਰਨ=ਜਹਾਜ਼। 

ਨਮੋ=ਮੇਰੀ ਨਮਸਕਾਰ ਹੈ। 

ਅਨਕੂਲ-ਹੋਕੇ, ਉਨ੍ਹਾਂ ਦੀ ਆਗਯਾ ਦੇ ਮੁਆਫਕ ਹੋਕੇ। ਉਨ੍ਹਾਂ ਦੀ ਸ਼ਰਨ ਦੇ ਅਨੁਸਾਰ ਹੋ 
ਕੇ। (ਅ) ਕ੍ਰਿਪਾਲੂ, ਭਾਵ ਓਹ ਮੇਰੇ ਤੇ ਕ੍ਰਿਪਾਲੂ ਹੋਣ। 
ਅਰਥ: (ਸਹੀ ਗੁਰੂ) ਤੇਗ਼ ਬਹਾਦਰ ਜੀ ਧਰਮ ਦੀ ਧੁਜਾ (ਹਨ), (ਅਤੇ) ਤੁਰਕਾਂ ਦੀਆਂ ਜੜ੍ਹਾਂ 

ਦੇ ਉਖੇੜਨ ਵਾਲੇ (ਹਨ), (ਉਨ੍ਹਾਂ ਦੇ) ਚਰਣਾਂ ਦੀ ਸ਼ਰਣ (ਭਵ ਸਾਗਰ ਤੋ) ਤਾਰਣ 
ਲਈ ਜਹਾਜ (ਰੂਪ ਹੈ), ਮੈਂ ਸ਼ਰਣਾਗਤ ਹੋਕੇ (ਉਨ੍ਹਾਂ ਪਤਿ) ਨਮਸਕਾਰ ਕਰਦਾ ਹਾਂ। 

: ਕਵਿ ਜੀ ਨੌਵੇਂ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ, ਅਰ ਉਨ੍ਹਾਂ ਦੀ 

ਸ਼ਰਨਾਗਤ ਹੁੰਦੇ ਹਨ। ਉਨ੍ਹਾਂ ਦੀ ਸ਼ਰਨ ਨੂੰ ਤਾਰਨੇ ਵਾਲਾ ਜਹਾਜ਼ ਆਖਦੇ ਹਨ, ਜਿਸ 
ਦਾ ਭਾਵ ਇਹ ਹੈ ਕਿ ਓਹ ਸਭ ਤੋ ਉੱਚੀ ਸ਼ੈ-ਮੁਕਤੀ-ਦੇ ਦਾਤਾ ਹਨ। ਦੂਸਰੀ 
ਸਿਫਤ ਉਨ੍ਹਾਂ ਦੀ ਧਰਮ ਧੁਜਾ ਦੱਸਦੇ ਹਨ, ਇਸ ਵਿਚ ਆਸ਼ਯ ਦੇਸ਼ ਤੇ ਧਰਮ ਦੇ 
ਉਸ ਕਸ਼ਟ ਵਲ ਹੈ ਜੋ ਹਿੰਦ ਦੀਆਂ ਸਾਰੀਆਂ ਜਾਤੀਆਂ ਨੂੰ, ਜੋ ਮੁਸਲਮਾਨ ਨਹੀਂ 
ਸਨ, ਵਾਪਰ ਰਿਹਾ ਸੀ। ਔਰੰਗਜ਼ੇਬ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ 
ਸੀ, ਤੀਰਥ ਢਾਹ ਰਿਹਾ ਸੀ, ਉਸ ਵੇਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਧਰਮ ਦੀ 
ਦ੍ਰਿੜਤਾ ਦਾ ਮਾਨੋ ਧੂਜ ਖੜੇ ਸਨ, ਸਭ ਦੇ ਈਮਾਨ ਦੀ ਟੇਕ ਉਸ ਵੇਲੇ ਇਨ੍ਹਾਂ ਦੀ 
ਦ੍ਰਿੜਤਾ ਸੀ। ਫੇਰ ਸੀਸ ਦਿੱਤਾ ਤਾਂ ਹੋਰ ਦ੍ਰਿੜਤਾ ਹੋ ਗਈ ਕਿ “ਧਰ ਪਈਏ ਧਰਮ 
ਨਾ ਛੋੜੀਏ” ਇਹ ਅਟੱਲ ਝੰਡਾ ਖੜਾ ਕਰ ਗਏ। ਤੀਸਰੀ ਗਲ-ਹਰਤਾ ਤੁਰਕਨ 
ਮੂਲ-ਕਹੀ ਹੈ। ਤੁਰਕਾਂ ਦੇ ਜ਼ੁਲਮ ਦੀ ਅਵਧੀ ਉਨ੍ਹਾਂ ਦੀ ਇਲਾਹੀ ਸ਼ਹਾਦਤ ਸੀ। ਬੱਸ 
ਇਸ ਤੋ ਬਾਦ ਤੁਰਕਾਂ ਦੇ ਤੇਜ ਦਾ ਸੂਰਜ ਦੁਪਹਿਰਾਂ ਦਾ ਸ਼ਿਖਰਾ ਲੈਘ ਕੇ ਢਲ 
ਗਿਆ, ਤੇ ਫੇਰ ਢਹਿੰਦਾ ਹੀ ਚਲਾ ਗਿਆ, ਅੰਤ ਡੁਬ ਗਿਆ। ਮਾਨੋ ਉਨ੍ਹਾਂ ਦੇ ਰਾਜ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 57 





ਰੂਪੀ ਬ੍ਰਿੱਛ ਦੀ ਜੜ੍ਹ ਹੇਠੋਂ ਖੋਖਲੀ ਕਰ ਦਿੱਤੀ। ਹਰ ਲਈ=ਬ੍ਰਿੱਛ ਕੁਛ ਕਾਲ ਖੜਾ 
ਦਿੱਸਦਾ ਰਿਹਾ, ਪਰ _ਕੁਮਲਾਂਦਾ, ਮੁਰਝਾਂਦਾ, ਪੱਤ ਸਿੱਟਦਾ, ਢਿਲਕਦਾ ਅੰਤ ਢੈ 
ਗਿਆ। -ਤੁਰਕਾਂ ਦੇ ਜੜ੍ਹ ਕੱਟਣ ਵਾਲੇ-ਇਹ ਗਲ ਕਵਿ ਨੇ ਸ਼ੋਭਾ ਦੀ ਇਸ ਲਈ 
ਕਹੀ ਹੈ ਕਿ ਤੁਰਕਾਂ ਦਾ ਰਾਜ ਉਸ ਵੇਲੇ ਹਿੰਦ ਲਈ ਬਿਆਧੀ, ਕਸ਼ਟ ਤੇ ਅਤਿ ਦੁੱਖਾਂ 
ਦਾ ਦਾਤਾ ਹੋ ਰਿਹਾ ਸੀ, ਸੁਖਦਾਤੇ ਦਾ 'ਸ੍ਰਿਸ਼ਟੀ ਦੇ ਵੈਰੀ ਦੀ ਜੜ੍ਹ ਨੂੰ ਕੱਟ ਦੇਣਾ” 
ਗਰੀਬਾਂ, ਤ੍ਰੀਮਤਾਂ, ਸਾਧੁਆਂ, ਨੇਕਾਂ ਤੇ ਦਇਆ ਕਰਨਾ ਹੈ। ਉਸ ਵੇਲੇ ਨਾ ਕੇਵਲ 
ਹਿੰਦੂ ਦੁਖੀ ਸਨ, ਸਗੋਂ ਸੂਫੀ ਮੁਸਲਮਾਨ ਤੇ ਬੇਨਵਾ ਆਦਿ ਹੋਰ ਫਿਰਕੇ ਬੀ; ਇੱਥੋਂ 
ਤਾਂਈ ਕਿ ਸਰਮੱਦ ਵਰਗੇ ਮੁਸਲਮਾਨ ਫਕੀਰ ਵੀ ਕਤਲ ਹੋ ਚੁਕੇ ਸਨ। 

: ਬਰ ਕੀਰਤਿ ਜੌਨ੍ਹ ਅਮੀਗਤਿ ਭੌਨ, 
ਸੁਸੀਤਲਤਾ ਸੁਖ ਤੌਨ ਸੁਭਾਈ। 
ਗਤਿ ਸਾਧਨ ਕੈਰਵ ਕੋ ਬਿਗਸਾਵਤਿ, 
ਦਾਸ ਰਿਦਾ ਨਭ ਬੀਚ ਸੁਹਾਈ। 
ਤਪਤੰ ਦੁਖ ਤੀਰ ਨ ਆਵਤ ਹੈ, 
ਚਿਤੁ ਚਾਰੁ ਚਕੋਰੁ ਰਹੈ ਲਿਵ ਲਾਈ। 
ਗੁਰ ਤੇਗ਼ ਬਹਾਦਰ ਸੋਹਤਿ ਚੰਦ ਸੇ, 
ਹੀਨ ਕਲੈਕ ਇਹੀ ਅਧਿਕਾਈ ॥੨੨॥ 

ਬਰ=ਸੇੇਸ਼ਟ। ਕੀਰਤਿ=ਜਸ, ਮਹਿਮਾ, ਵਡਿਆਈ। ਜੋਨ੍ਹ-ਚਾਂਦਨੀ। 


ਅਮੀ=ਅੰਮ੍ਰਿਤ। ਵੈਦਯ ਅਤੇ ਕਵੀ ਦੱਸਦੇ ਹਨ ਕਿ ਫਲਾਂ ਤੇ ਥਖਧੀ ਬੂਟੀਆਂ ਵਿਚ 
ਰਸਯਾ ਅੰਮ੍ਰਿਤ ਚਾਨਣੇ ਪੱਖ ਵਿਚ ਵਾਧਾ ਕਰਦਾ ਹੈ। 
ਗਤਿ=ਗਤੀ, ਮੁਕਤੀ। (ਅੰ) ਗਤਿ ਦਾ ਅਰਥ-ਪਹੁੰਚਕੇ-ਬੀ ਲਾਉਣ ਦਾ ਯਤਨ ਕਰਦੇ 


ਹਨ। 

ਭੌਨ=ਘਰ। ਤੌਨ=ਉਨ੍ਹਾਂ, ਮੁਰਾਦ-ਸਤਿਗੁਰ ਜੀ-ਤੋਂ' ਹੈ। 

ਸੁਭਾਈ=ਸ਼ੋਭਾ ਦੇ ਰਹੀ। (ਅ) ਸ਼ੁਭਾਵ ਹੈ-ਬੀ ਇਥੇ ਸੁਭਾਈ ਦਾ ਅਰਥ ਲਗਦਾ ਹੈ। ਕਿ 
ਗੁਰੂ ਜੀ ਵਿਚ ਸੀਤਲਤਾ ਇਕ ਉਨ੍ਹਾਂ ਦਾ ਸੁਤੇ ਸੁਭਾਵ ਹੈ। 

ਗਤਿ ਸਾਧਨ=ਮੁਕਤੀ ਦੀ ਸਾਧਨਾ ਕਰਨ ਵਾਲੇ। ਇੱਥੇ “ਸਾਧਨ” ਪਦ “ਸਾਧੂ ` ਪਦ ਦਾ 
ਬਹੁ ਵਚਨ ਹੈ, ਜਿਵੇਂ ਸੂਰੀ ਗੁਰੂ ਗੁੰਥ ਸਾਹਿਬ ਜੀ ਵਿਚ ਆਯਾ ਹੈ:- 'ਸਾਧਨ ਕਾ ਸੰਗੁ ਸਾਧ 
ਸਿਉਂ ਗੋਸਟਿ ਹਰਿ ਸਾਧਨ ਸਿਉ ਲਿਵਲਾਉ ॥ ` (ਅੰ) ਗਤਿ ਸਾਧਨ-ਦਾ ਅਰਥ ਇਹ ਬੀ 
ਲਗਦਾ ਹੈ-ਮੁਕਤੀ ਦੇ ਸਾਧਨ, ਭਾਵ ਦੈਵੀ ਗੁਣ, ਕਿ ਜਿਵੇਂ, ਚੰਦ ਕਮੀਆਂ ਨੂੰ ਤਿਵੇਂ ਸਤਿਗੁਰ 
ਜੀ ਦੈਵੀ ਗੁਣਾਂ ਨੂੰ ਖਿੜਾਉਂਦੇ ਹਨ। 

ਕੈਰਵ=ਕਮੀਆਂ ਜੋ ਰਾਤ ਵੇਲੇ ਖਿੜਦੀਆਂ ਹਨ। ਚਿੱਟੇ ਕਮਲ। 

ਦਾਸ ਰਿਦਾ=ਦਾਸਾਂ ਦਾ ਹ੍ਰਿਦਾ=ਸ੍ਹੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰੇਮੀਆਂ ਦਾ ਦਿਲ। 

ਨਭ=ਅਕਾਸ਼। ਤਪਤੰ=ਤਪਸ਼, ਗਰਮੀ। ਕਵੀਆਂ ਵਿਚ ਚੰਦੂਮਾਂ ਨੂੰ ਠੰਢਾ ਮੰਨਿਆਂ ਜਾਂਦਾ 
ਹੈ। ਤੀਰ=ਨੇੜੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 58 





ਚਿਤ ਚਾਰ=ਦਾਸਾਂ ਦਾ ਚਿਤ=ਗੁਰੂ ਜੀ ਦੇ ਧਿਆਨੀਆਂ ਦੇ “ਧਿਆਨ ਚਿਤ” ਤੋ ਮੁਰਾਦ 
ਹੈ। (ਅ) ਚਾਰ ਦਾ ਅਰਥ-ਚਾਰੂ-ਸੁੰਦਰ ਬੀ ਕਰ ਲੈਂਦੇ ਹਨ। ਸੁੰਦਰ ਚਿਤ ਵਾਲੇ, ਭਾਵ 
ਵਿਚਾਰ ਸ਼ੀਲ ਪੁਰਖ। 
ਹੀਨ ਕਲੰਕ=ਕਲੈਕ ਰਹਿਤ, ਅਕਲੌਕਤਾਈ। 
ਅਧਿਕਾਈ=ਵਾਧਾ, ਅਧਿਕਤਾ। 
ਅਰਥ: (ਇਸ ਸ੍ੈਯੇ ਵਿਚ ਕਵੀ ਜੀ ਗੁਰੂ ਜੀ ਨੂੰ ਚੰਦੂਮਾ ਦੀ ਉਪਮਾ ਦੇ ਕੇ ਉਨ੍ਹਾਂ ਦਾ ਵਾਧਾ 
ਦਰਸਾਉਣਗੇ)। 
(ਚੰਦੂਮਾ ਵਿਚ ਜਿਵੇ) ਚਾਂਦਨੀ (ਹੈ ਤਿਵੇਂ ਸਤਿਗੁਰ ਵਿਚ) ਉੱਤਮ ਕੀਰਤੀ 
(ਚੰਦੂਮਾ ਜਿਵੇ) ਅੰਮ੍ਰਿਤ (ਦਾ ਨਿਵਾਸ ਹੋਕੇ ਤਿਵੇ' ਸਤਿਗੁਰ ਜੀ) 
ਮੁਕਤੀ ਦਾ ਘਰ (ਹੋਕੇ) ਸ਼ੋਭਾ ਦੇ ਰਹੇ ਹਨ। 
(ਚੰਦੂਮਾ ਵਿਚ ਜਿਵੇਂ) ਸੀਤਲਤਾ (ਹੈ ਤਿਵੇਂ) ਉਨ੍ਹਾਂ ਵਿਚ ਸੁਖ 
(ਚੰਦੂਮਾ ਜਿਵੇ) ਕਮੀਆਂ ਨੂੰ, (ਸਤਿਗੁਰ ਜੀ ਤਿਵੇ) ਮੁਕਤੀ ਦੇ ਸਾਧਕਾਂ ਨੂੰ ਖਿੜਾਉਂਦੇ ਹਨ। 
(ਚੰਦੂਮਾ ਜਿਵੇਂ) ਅਕਾਸ਼ ਵਿਚ ਸੁਹਾਉਂਦਾ ਹੈ (ਤਿਵੇਂ ਸਤਿਗੁਰ) ਦਾਸਾਂ ਦੇ ਰਿਦੇ (ਵਿਚ 
ਸੁਹਾਉਂਦੇ ਹਨ)। 
(ਚੰਦੂਮਾ ਦੇ) ਨੇੜੇ (ਜਿਵੇਂ) ਤਪਤ ਨਹੀਂ ਆਉਂਦੀ (ਤਿਵੇ' ਸਤਿਗੁਰ ਜੀ ਦੇ ਨੇੜੇ) ਦੁਖ (ਨਹੀਂ 
ਆਉਂਦਾ)। 
(ਚੰਦੂਮਾ ਵਲ ਜਿਵੇ,) ਚਕੋਰ ਲਿਵ ਲਾਈ ਰੱਖਦਾ ਹੈ (ਤਿਵੇ' ਸਤਿਗੁਰ ਜੀ ਵਲ) ਸੇਵਕ ਹ੍ਰਿਦੇ 
(ਨੇ ਲਿਵ ਲਾਈ ਹੈ)। 
ਗੁਰੂ ਤੇਗ਼ ਬਹਾਦਰ ਜੀ ਚੰਦ ਵਾਂਡੂ ਸੁਹਾ ਰਹੇ ਹਨ, (ਪਰ ਚੰਦੂਮਾ ਵਿਚ ਕਲੈਕ ਲਗਾ ਖੜਾ ਹੈ 
ਤੇ ਸਤਿਗੁਰ ਜੀ ਕਲੌਕ ਤੋ ਰਹਿਤ ਹਨ) ਇਹੋ ਅਕਲੌਕਤਾ (ਹੀ) ਵਾਧਾ ਹੈ। 
ਭਾਵ: ਮੁਕਾਬਲੇ ਵਿਚ ਸਤਿਗੁਰ ਦੇ ਗੁਣ ਚੰਦੂਮਾਂ ਦੇ ਗੁਣਾਂ ਦੇ ਤੁੱਲ ਦੱਸਦਿਆਂ ਬੀ ਉਨ੍ਹਾਂ ਦੀ 
ਸਫਲਤਾ ਅਰ ਜੀਵੱਤ ਗੁਣਾਂ ਦੇ ਘਰ ਹੋਣ ਦਾ ਵਾਧਾ ਦਿੱਸ ਰਿਹਾ ਹੈ, ਪਰ ਸਫੁਟ 
ਵਾਧਾ ਚੰਦੂਮਾਂ ਵਿਚ ਦਾਗ਼ਾਂ ਦਾ ਤੇ ਗੁਰੂ ਜੀ ਦੇ ਜੀਵਨ ਨਿਰਦੋਖਤਾ ਦਾ ਕਵਿ ਜੀ 
ਦੱਸਕੇ ਚੰਦੂਮਾਂ ਦੀ ਉਸ ਪੌਰਾਣਕ ਕਥਾ ਵਲ ਬੀ ਧੂਨੀ ਸੱਟਦੇ ਹਨ ਕਿ ਜਿਸ ਵਿਚ 
ਚੰਦ ਦੇ ਆਚਰਣ ਤੇ ਬੀ ਕਲੰਕ ਹੈ। 
(ਜ) ਇਸ ਗੁਰੂ-ਸ਼ੂੀ ਗੁਰੂ ਗੋਵਿੰਦ ਸਿੰਘ ਜੀ-ਮੰਗਲ। 
- ਹਰਿਗੋਬਿੰਦ ਨੰਦਨ ਨੰਦਨ ਕੋ, 
ਅਭਿਬੰਦਨ ਕੈ ਪਦ ਜੇ ਅਰਬਿੰਦੂ। 
ਦੁਖ ਦੁੰਦ ਨਿਕੰਦਨ ਆਨੰਦ ਕੰਦ, 
ਮੁਕੰਦ ਬਿਲੈਦ ਕਰੇ ਜਿਨ ਹਿੰਦੂ। 
ਤੁਰਕਿੰਦ ਉਡਿੰਦ ਦਿਨਿੰਦ ਤਿਨੇ, 
ਗੁਰ ਗੋਬਿੰਦ ਸਿੰਘ ਸੰਭੈ ਜਗ ਬਿੰਦੂ। 
ਸਰਪਿੰਦ ਗਿਰਿੰਦ ਖਗਿੰਦ ਤੁਲੋ, 
ਬਲਵੰਡ ਅਖੰਡ ਸੁਰਿੰਦਹਿ ਇੰਦੂ ॥੨੩॥ 
ਹਰਿ ਗੋਵਿੰਦ=ਛੀਵੇਂ ਸਤਿਗੁਰੂ ਸ਼੍ਰੀ ਗੁਰੂ ਹਰਗੋਵਿੰਦ ਜੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 59 





ਨੰਦਨ=ਪੁੱਤ੍। ਨੈਦਨ ਨੰਦਨ=ਪੁੱਤੁ ਦਾ ਪੁੱਤ, ਅਰਥਾਤ ਪੋਤ੍ਹਾ। 

ਅਭਿਬੰਦਨ ਕੈ=ਨਮਸਕਾਰ ਕਰਦਾ ਹਾਂ। ਸਤਿਕਾਰ ਨਾਲ ਮੱਥਾ ਟੇਕਦਾ ਹਾਂ। 

[ਸੰਸ: ਅਭਿਵਨ੍ਹਨਾਂ] 

ਪਦ ਜੇ ਅਰਬਿੰਦੂ=ਚਰਨ ਜੋ ਕਮਲਾਂ (ਵਾਂਡੂ ਕੂਲੇ ਤੇ ਸੁੰਦਰ ਹਨ)। 

ਦੁੰਦ=ਦ੍ਰੰਦੂ। ਦੁਖ। ਉਪੱਦੂਵ। ਵਡੇ ਦੁਖ। 

ਨਿਕੰਦਨ=ਨਿ-ਕੰਦਨ=ਵਿਨਾਸ਼। ਵਿਨਾਸ਼ ਕਰਨ ਵਾਲਾ। ਫਾਰਸੀ: ਕੰਦਨ=ਪੁੱਟਣਾ, 
ਉਖੇੜਨਾ। ਨਿਕੰਦਨ=ਚੰਗੀ ਤਰ੍ਹਾਂ ਪੁੱਟ ਸੁੱਟਣ ਵਾਲਾ। 

ਕੰਦ=ਫਲ। (ਅ) ਮੇਘ, ਬੱਦਲ। ਆਨੰਦ ਕੰਦ=ਆਨੰਦ ਦਾਤਾ। 

ਮੁਕੰਦ=ਮੁਕਤੀ ਦਾਤਾ। ਬੁਲੈਦ=ਉੱਚੇ। ਢੱਠੇ ਨੂੰ ਉੱਚਾ ਕਰਨਾ, ਮੁਰਾਦ ਹੈ ਗ਼ੁਲਾਮੀ ਤੋ 
ਆਜ਼ਾਦ ਕਰਨਾ। 

ਤੁਰਕਿੰਦ=ਤੁਰਕ-ਇੰਦ=ਤੁਰਕਾਂ ਦਾ ਇੰਦੁ ਭਾਵ ਰਾਜਾ। ਮੁਰਾਦ-ਥਰੰਗਜ਼ੇਬ-ਤੋ' ਹੈ, ਜੋ 
ਤਦੋਂ” ਤੁਰਕਾਂ ਦਾ ਪਾਤਸ਼ਾਹ ਸੀ। 

ਉਡਿੰਦ=ਉਡ-ਇੰਦ-ਤਾਰਿਆਂ ਦਾ ਰਾਜਾ, ਚੰਦੂਮਾ। 

ਦਿਨਿੰਦ=ਦਿਨ“ਇੰਦ-ਦਿਨ ਦਾ ਰਾਜਾ, ਸੂਰਜ। ਬਿੰਦੂ=ਜਾਣਦਾ ਹੈ। 

ਸਰਪਿੰਦ=ਸਰਪ-ਇੰਦ-ਸੱਪਾਂ ਦਾ ਰਾਜਾ, ਸ਼ੇਸ਼ਨਾਗ। 

ਗਿਰਿੰਦ=ਗਿਰ-ਇੰਦ-ਪਹਾੜੀ ਰਾਜੇ। 

ਖਗਿੰਦ=ਖਗ-ਇੰਦ-ਪੰਛੀਆਂ ਦਾ ਰਾਜਾ, ਗਰੁੜ। 

ਤੁਲੌ=ਬਰਾਬਰ। ਬਲਵੰਡ ਅਖੰਡ=ਅਟੁੱਟ ਬਲ ਵਾਲੇ। 

ਸੁਰਿੰਦਹਿ ਇੰਦੂ=ਸੁਰਇੰਦਹਮਇੰਦੂ- ਦੇਵਤਿਆਂ ਦੇ ਇੰਦੂ ਦੇ ਵੀ ਇੰਦ੍। 

ਅਰਥ: (ਸ੍ਰੀ ਗੁਰੂ) ਹਰਿਗੋਵਿੰਦ (ਜੀ ਦੇ) ਪੋਤ੍ਰੇ ਤੇ (ਸੀ ਗੁਰੂ ਗੋਬਿੰਦ ਸਿੰਘ ਜੀ ਦੇ) ਚਰਣਾਂ 
(ਪਰ) ਜੋ ਕਮਲ (ਵਰਗੇ ਕੋਮਲ ਤੇ ਸੁੰਦਰ ਹਨ, ਮੈਂ) ਸਤਿਕਾਰ ਨਾਲ ਨਮਸਕਾਰ 
ਕਰਦਾ ਹਾਂ। 

(ਜੋ) ਦੁੱਖਾਂ (ਤੇ) ਉਪੱਦੂਵਾਂ ਦੇ ਕੱਟਣ ਵਾਲੇ (ਹਨ), ਆਨੰਦ ਦੇ ਦਾਤਾ (ਹਨ), ਮੁਕਤੀ ਦੇ 
ਦਾਤਾ (ਹਨ), ਜਿਨ੍ਹਾਂ ਨੇ ਹਿੰਦੂ ਉੱਚੇ ਕਰ ਦਿੱਤੇ, (ਅਤੇ) ਤੁਰਕਾਂ ਦਾ ਰਾਜਾ 
(ਔਰੰਗਜ਼ੇਬ ਜੋ) ਚੰਦੂਮਾ (ਦੀ ਨਿਆਈਂ ਜ਼ੁਲਮ ਦੀ ਰਾਤ ਵਿਚ ਚਮਕ ਰਿਹਾ ਸੀ) 
ਉਸ ਨੂੰ ਸੂਰਜ (ਹੋਕੇ ਢੁੱਕੇ, ਉਸ ਸ਼੍ਰੀ) ਗੁਰੂ ਗੋਬਿੰਦ ਸਿੰਘ (ਜੀ ਨੂੰ ਸਾਰਾ ਜਗਤ 
ਜਾਣਦਾ ਹੈ। 

ਸ਼ੇਸ਼ਨਾਗ (ਵਰਗੇ) ਪਹਾੜੀ ਰਾਜਿਆਂ (ਨੂੰ ਆਪ) ਗਰੁੜ ਤੁੱਲ (ਹੋ ਕੇ ਢੁੱਕੇ), ਅਖੰਡ (ਆਪ 
ਦਾ) ਬਲ ਹੈ (ਤੇ ਪਰਤਾਪ ਵਿਚ) ਦੇਵਤਿਆਂ ਦੇ ਇੰਦੂ ਦੇ ਵੀ ਇੰਦੁ ਹਨ। 

ਭਾਵ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾਂ ਪਰ ਸਤਿਕਾਰ ਭਰੀ ਨਮਸਕਾਰ ਕਰਕੇ ਮੰਗਲ 
ਜਤ ਉਨ੍ਹਾਂ ਨੂੰ ਤੇਗ ਧਾਰੀ ਹੋਣ ਕਰਕੇ ਪਹਿਲਾਂ “ਖੜਗਧਾਰੀ ਸ਼੍ਰੀ ਗੁਰੂ 
ਹਰਿਗੋਵਿੰਦ” ਜੀ ਦਾ ਪੋਤਾ ਕਹਿ ਕੇ ਯਾਦ ਕਰਦੇ ਹਨ। ਹਿੰਦੂ ਪੰਜ ਛੇ ਸੌ ਬਰਸ ਦੇ 
ਪਠਾਣਾਂ ਤੇ ਮੁਗ਼ਲਾਂ ਦੇ ਜ਼ੁਲਮ ਹੇਠ ਦਬ ਗਏ ਸਨ, ਗੁਰੂ ਜੀ ਨੇ ਤੁਰਕਾਂ ਦੇ ਪ੍ਰਤਾਪ ਨੂੰ 
ਮਾਤ ਕਰਕੇ ਹਿੰਦੂਆਂ ਨੂੰ ਗ਼ੁਲਾਮੀ ਤੋਂ ਛੁਡਾ ਕੇ ਖੁੱਲ੍ਹੀ ਇਨਸਾਨੀਅਤ ਦੇ ਦਰਜੇ ਦੀ 
ਸਤੰਤੁਤਾ ਦਿੱਤੀ ਤੇ ਤੇ ਉੱਚਾ ਕੀਤਾ। ਐਸ ਤਰ੍ਹਾਂ ਪਰਜਾ ਦੇ ਦੁਖ ਦੂਰ ਕੀਤੇ। 
ਔਰੰਗਜ਼ੇਬ ਵਰਗੇ ਜ਼ਾਲਮ ਤੁਰਕ ਸ਼ਾਹ ਨੂੰ, ਜਿਸ ਨੂੰ ਚੰਦ ਦੀ ਉਪਮਾ ਦਿੱਤੀ ਹੈ ਸੂਰਜ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 60 





ਹੋਕੇ ਲਗੇ। ਸੂਰਜ ਜਦ ਸਵੇਰੇ ਚੜ੍ਹਦਾ ਹੈ ਤਾਂ ਚੰਦ ਮਾਤ ਹੋ ਜਾਂਦਾ ਹੈ, ਐਉੱ ਉਸ ਦਾ 
ਤੇਜ ਮਾਤ ਕੀਤਾ। ਚੰਦ ਹਨੇਰੇ ਵਿਚ ਚਮਕਦਾ ਹੈ, ਐਉ” ਉਹ ਜ਼ੁਲਮ ਦੇ ਹਨੇਰੇ ਵਿਚ 
ਚਮਕ ਰਿਹਾ ਸੀ। ਪਹਾੜੀ ਰਾਜੇ ਉਸ ਦੀ ਗ਼ੁਲਾਮੀ ਵਿਚ ਆਪਣੀ ਕੌਮ ਲਈ ਸਰਪ 
ਸਮਾਨ ਜ਼ਹਿਰੀਲੇ ਹੋ ਰਹੇ ਸਨ, ਜੋ ਆਪ ਧੀਆਂ ਮੁਗ਼ਲਾਂ ਨੂੰ ਦੇਂਦੇ, ਸ੍ਰੈ ਸਤਿਕਾਰ ਤੋ 
ਵਾਂਜੇ ਗਏ ਸੇ ਤੇ ਪਰਜਾ ਦੀ ਰਾਖੀ ਕਰਨ ਦੀ ਥਾਂ ਤੁਰਕਾਂ ਦੇ ਮਨੋਰਥ ਪੂਰੇ ਕਰਦੇ ਸੇ, 
ਉਨ੍ਹਾਂ ਨੂੰ ਗਰੂੜ ਹੋ ਕੇ ਲੌਗੇ, ਭਾਵ ਉਨ੍ਹਾਂ ਦੀ ਵਿਸ ਝਾੜੀ ਤੇ ਦੰਡ ਦਿੱਤੇ। 
ਕਬਿੱਤ:ਕਾਂਤਿ ਕਲਿ` ਤਾਲ ਮੈ' ਪੁਫੁੱਲਤਿ ਬਿਸਾਲ ਦਲ 
ਮ੍ਰਿਦੁਲ ਮ੍ਰਿਦੁਲ ਤੁਲ ਲਾਲ ਲਾਲ ਮਾਨੀਯੇ। 
ਰਾਜਤਿ ਮਰਾਲ ਰਾਜ ਸੰਤਨ ਸਮਾਜ ਪਾਸ 
ਪਾਸੁ ਹੈ ਪਰਾਗ ਦਿਨ ਰੈਨ ਮੈ' ਸੁਹਾਨੀਯੇ। 
ਸ਼ਿਲੀਮੁਖ ਸਿੱਖ ਮਨ ਸੋਰਭ ਅਨੰਦ ਹੇਤੁ 
ਛੋਰਤਿ ਨ ਆਸ ਪਾਸ ਸਦਾ ਸੋ ਭੁਮਾਨੀਯੇ। 
ਉਦਿਕ ਕਰਮ ਛੁਇ ਸਕੈ ਨ ਭਰਮ ਮਲ 
ਐਸੋ ਸੁ ਗੋਬਿੰਦ ਸਿੰਘ ਪਦ ਕੰਜ ਜਾਨੀਯੇ ॥੨੪॥ 
ਕਾਂਤਿ=ਸੁੰਦਰਤਾ। ਕਲਿ=ਕਲਜੁਗ। ਇਹ ਜ਼ਮਾਨਾ, ਭਾਵ ਸੰਸਾਰ। 
ਕਾਂਤਿ ਕਲਿ ਤਾਲ=ਸੰਸਾਰ ਦੇ ਸੁੰਦਰਤਾ ਰੂਪੀ ਤਾਲ ਵਿਚ। 
(ਅ) ਪਾਠਾਂਤੂ-ਕਲ=ਹੈ। ਕਲ-ਸੁਹਣਾ। ਕਾਂਤਿ ਕਲ ਤਾਲ=ਸੁੰਦਰਤਾ ਰੂਪੀ ਸੁਹਣੇ ਤਲਾ 
ਵਿਚ। 
ਤਾਲ=ਤਲਾ, ਸਰੋਵਰ। ਬਿਸਾਲ=ਵੱਡੇ। 
ਦਲ=ਪੱਤੇ। (ਅ) ਦਲ=ਫੌਜ। ਦੋਵੇਂ ਅਰਥ ਸ਼ਲੇਖ ਨਾਲ ਲਗਦੇ ਹਨ। 
“ਬਿਸਾਲ ਦਲ” ਨੂੰ ਨਿਰਾ ਕਮਲਾਂ ਨਾਲ ਹੀ ਲਾਉਂਦੇ ਹਨ ਤੇ ਉਪਮੇਯ ਨਾਲ ਨਹੀਂ ਲਾਉਂਦੇ। 
ਐਉੱ' ਬੀ ਅਰਥ ਕਰ ਲੈਂਦੇ ਹਨ:-ਕਿ ਜਿੱਕੂੰ ਤਾਲ ਵਿਚ ਚੌੜੇ ਪੱਤਾਂ ਵਾਲਾ ਕਮਲ ਪ੍ਰਫੁੱਲਤ 
ਹੈ, ਤਿਵੇ' ਸੁੰਦਰਤਾ ਦੇ ਤਲਾ ਵਿਚ ਚਰਣ ਸ਼ੋਭਾ ਦੇ ਰਹੇ ਹਨ। 
ਮ੍ਰਿਦੁਲ=ਕੋਮਲਤਾ। ਤੁਲ=ਬਰੱਬਰ, ਵਰਗੇ। 
ਮਾਨੀਯੇ=ਮਾਨ ਹੈ, ਸਮਾਨ ਹੈ, ਮੁਰਾਦ ਹੈ-ਵਰਗੀ, ਤੁੱਲ। (ਅ) ਮੰਨੀ ਜਾਂਦੀ ਹੈ। 
ਰਾਜਤਿ=ਬਿਰਾਜ ਰਹੇ ਹਨ। ਸੁਭਾਇਮਾਨ ਹਨ। 
ਮਰਾਲਰਾਜ=[ਮਰਾਲ=ਹੰੌਸ। ਰਾਜ=ਰਾਜਾ, ਵਡਾ] ਰਾਜਹੰਸ। ਪਾਸੁ=ਧੂੜੀ। 
ਪਰਾਗ=ਫੁੱਲਾਂ ਦੀਆਂ ਨਰ ਤੁਰੀਆਂ ਉਤੇ ਜੋ ਧੂੜਾ ਹੁੰਦਾ ਹੈ। 
ਸ਼ਿਲੀਮੁਖ=ਭੌਰਾ। ਸਿੱਖ ਮਨ=ਸਿੱਖਾਂ ਦੇ ਮਨ। ਸੋਰਭ=ਸੁਗੰਧੀ। 
ਹੇਤੁ=ਵਾਸਤੇ। ਆਸ ਪਾਸ=ਸਮੀਪਤਾ। 
ਉਦਿਕ=ਪਾਣੀ। ਮਲ=ਮੈਲ, ਚਿੱਕੜ। ਕੰਜ=ਕਵਲ। 





`ਚਾਰ ਨੁਸਖਿਆਂ ਵਿਚ ਪਾਠ-ਕਲਿ-ਹੈ, ਇਕ ਵਿਚ-ਕਲ-ਹੈ। “ਕਲਿ” ਵਧੇਰੇ ਸ਼ੁੱਧ ਜਾਪਦਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 61 





ਅਰਥ: (ਗੁਰੂ ਜੀ ਦੇ ਚਰਣਾਂ ਨੂੰ ਕਮਲਾਂ ਨਾਲ ਉਪਮਾ ਦੇਦੇ ਹਨ ਕਿ ਜਿਸ ਤਰ੍ਹਾਂ ਕਿਸੇ) 
ਤਲਾਉ ਵਿਚ ਵਡਿਆਂ ਪੱਤਿਆਂ (ਸਹਿਤ ਕਮਲ) ਪੁਫੁੱਲਤ ਹੋ ਰਿਹਾ ਹੈ (ਤਿਵੇ' 
ਵਡੀਆਂ ਫੌਜਾਂ ਸਹਿਤ, ਗੁਰੂ ਜੀ ਦੇ ਚਰਣ ਕਮਲ) ਸੁਹਣੇ ਸੁੰਦਰਤਾ (ਰੂਪੀ ਤਾਲ 
ਵਿਚ ਪ੍ਰਫੁੱਲਤ ਹੋ ਰਹੇ ਹਨ), (ਕਮਲਾਂ ਦੀ) ਕੋਮਲਤਾਈ ਵਰਗੀ (ਚਰਣਾਂ ਦੀ) 
ਕੋਮਲਤਾਈ (ਹੈ, ਅਤੇ ਕਮਲਾਂ ਦੀ) ਲਾਲੀ (ਵਰਗੀ) (ਚਰਣਾਂ ਦੀ) ਲਾਲੀ ਹੈ। 

(ਕਮਲ ਵਾਲੇ ਤਾਲ ਉਤੇ) ਰਾਜ ਹੰਸ ਸ਼ੋਭ ਰਹੇ ਹਨ (ਗੁਰੂ ਜੀ) ਪਾਸ ਸੰਤਾਂ ਦਾ ਸਮਾਜ (ਸ਼ੋਭ 
ਰਿਹਾ ਹੈ), (ਕਮਲ ਉਤੇ) ਪਰਾਗ ਹੈ (ਸਤਿਗੁਰ ਜੀ ਦੇ ਭਗਤ ਵੱਛਲਤਾ ਦੇ ਬਿਰਦ 
ਪਾਲਣਾ ਕਰਨ ਲਈ ਭਗਤਾਂ ਦੀ ਸਹਾਯਤਾ ਵਿਚ ਧਾਇ ਧਾਇ ਅੱਪੜਨ ਵਾਲੇ ਚ਼ਰਣਾਂ 
ਉੱਤੇ) ਧੂੜੀ (ਸ਼ੋਭ ਰਹੀ) ਹੈ। (ਕਮਲ ਦਿਨੇ' ਸ਼ੋਭਦੇ ਤੇ ਰਾਤੀ ਨਹੀਂ ਸ਼ੋਭਦੇ ਪਰ 
ਚਰਣ) ਰਾਤ ਦਿਨੇ ਸੁਹਾ ਰਹੇ ਹਨ। 

(ਕਮਲ ਦੁਆਲੇ) ਭੌਰੇ ਸੁਗੰਧੀ ਲਈ (ਤਿਵੇ” ਗੁਰੂ ਚਰਣਾਂ ਦੇ ਉਦਾਲੇ) ਸਿਖ-ਮਨ ਆਨੰਦ 
ਲਈ (ਚਰਣਾਂ ਦੀ) ਸਮੀਪਤਾ ਨਹੀਂ ਛੱਡਦੇ, ਸਦਾ ਦੁਆਲੇ ਘੁੰਮਦੇ ਹਨ। 

(ਜਿਵੇ ਕਮਲ ਨੂੰ) ਜਲ (ਨਹੀਂ ਪੋਹ ਸਕਦਾ ਤਿਵੇਂ ਗੁਰੂ ਚਰਣਾਂ ਉਤੇ) ਕਰਮ ਆਪਣਾ ਅਸਰ 
ਨਹੀਂ ਪਾ ਸਕਦਾ, (ਜਿਵੇਂ) ਚਿੱਕੜ (ਕਮਲ ਨੂੰ ਛੋਹ) ਨਹੀਂ (ਸਕਦਾ, ਤਿਵੇਂ) ਭਰਮ 
(ਸਤਿਗੁਰ ਦੇ ਚਰਣਾਂ ਨੂੰ ਪੋਹ ਨਹੀਂ ਸਕਦਾ), ਸ੍ਰੀ ਗੁਰੂ ਗੋਬਿੰਦ ਸਿੰਘ (ਜੀ ਦੇ) 
ਚਰਣਾਂ (ਨੂੰ) ਐਹੋ ਜੇਹਾ ਕਮਲ ਜਾਣੀਦਾ ਹੈ। 

: ਕਮਲ ਦਾ ਰੂਪਕ ਬੰਨ੍ਹ ਕੇ ਸਤਿਗੁਰ ਦੇ ਚਰਣਾਂ ਨੂੰ ਸਦਰਸ਼ਤਾ ਦੇਂਦੇ ਹਨ, ਪਰ ਉਧਰ 
ਰੂਪਕ ਆਤਮ ਗੁਣਾਂ ਯਾ ਰੂਹਾਨੀ ਸਿਫਤਾਂ ਦਾ ਬੱਝਦਾ ਜਾਂਦਾ ਹੈ, ਸੋ ਕਵੀ ਜੀ ਕਹਿੰਦੇ 
ਹਨ ਕਿ ਐਹੋ ਜੇਹੇ ਕਵਲ ਹਨ ਉਨ੍ਹਾਂ ਦੇ ਚਰਣ। ਪਾਣੀ ਵਿਚ ਖੜੇ ਕਵਲ ਨਹੀਂ, 
ਜਿਸਦੀ ਨਜੂਨਤਾ ਪਿੱਛੇ ਕਈ ਥਾਂ ਦੱਸਦੇ ਆਏ ਹਨ ਪਰ ਐਸੇ ਕਵਲ ਹਨ ਜੋ ਸੰਸਾਰ 
ਸਰੋਵਰ ਵਿਚ ਖੜੇ ਆਨੰਦ ਦਾਤੇ, ਕੋਮਲਤਾ ਦੇ ਦਾਤੇ, ਲਾਲ (ਪ੍ਰੇਮ) ਦੇ ਦਾਤੇ, ਕ੍ਰਾਂਤਿ 
(ਸੁੰਦਰਤਾ) ਦੇ ਦਾਤੇ, ਕਰਮ ਭਰਮ ਸਾਰੇ ਅਸਰਾਂ ਆਵੇਸ਼ਾਂ ਤੋਂ ਸਦਾ ਨਿਰਲੇਪ, ਸੰਤਾਂ 
ਦੇ ਸਮਾਜ ਦੇ ਭੂਸ਼ਣ, ਇਨ੍ਹਾਂ ਗੁਣਾਂ ਦਾ ਸਮੁਦਾਇ: ਇਕ ਰੂਹਾਨੀ-ਆਤਮਕ-ਕਮਲ 
ਮਾਨੋ ਉਨ੍ਹਾਂ ਦੇ ਚਰਣ ਕਮਲ ਹਨ। 

: ਗੋਬਿੰਦ ਸਿੰਘ ਗੁਰੂ ਗਤਿਦਾਯਕ, ਆਨ ਕੀ ਆਸ ਨਹੀ ਮਨ ਰਾਈ। 
ਚਾਤ੍ਰਿਕ ਚੀਤ ਮੁਹੂਰਮੁਹੂ ਰਟ, ਸ੍ਰਾਂਤਿ ਦਿਦਾਰ ਕਬੈ ਇਹ ਪਾਈ। 
ਜੀਉ ਪਤੰਗ ਸਨੇਹ ਕੀ ਡੋਰ, ਬੰਧਾ ਡਗਡੋਲ ਸੁ ਲੇਹੁ ਮਿਲਾਈ। 
ਸਿੰਧ ਹੁਤਾਸਨ ਹੈ ਭਵ ਕੀ ਗਤਿ, ਮੋਹਿ ਮਯਾ ਕਰਿ ਲੇਹੁ ਬਚਾਈ 
॥੨੫ ॥ 

ਗਤਿਦਾਯਕ=ਮੁਕਤੀ ਦਾਤਾ। ਆਨ=ਦੂਸਰੇ ਦੀ, ਹੋਰ ਦੀ। 

ਰਾਈ=ਰਾਈ ਜਿੰਨੀ ਵੀ, ਥੋੜੀ ਜੇਹੀ ਵੀ। 

ਚਾਤ੍ਰਿਕ=ਬੰਬੀਹਾ, ਪਪੀਹਾ ਜੋ ਸ੍ਰਾਂਤੀ ਨਛੱਤੂ ਵਿਚ ਅਕਾਸ਼ਾਂ ਤੋਂ ਵਰਸਣ ਵਾਲੀ ਬੂੰਦ ਨੂੰ 

ਤਰਸਦਾ ਤੇ “ਪੀਹੂ ` “ਪੀਹੂ ' ਰਟ ਲਾਈ ਰਖਦਾ ਹੈ। 

ਮੁਰਾਦ-ਅਤਿ ਬਿਹਬਿਲਤਾ ਦੇ ਪਯਾਰ-ਤੋਂ' ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 62 





ਅਕਾਸ਼ ਵਿਚ ਉਡਾਈਦੀ ਹੈ, ਬਹੁਤੀ ਹਵਾ ਨਾਲ ਡੋਲਦੀ ਹੈ। 
ਡਗ ਤੋਲ-ਡਾਵਾਂ ਡੋਲ। 
ਸਿੰਧ ਹੁਤਾਸਨ=[ਸਿੰਧ=ਸਮੁੰਦਰ। ਹੁਤਾਸਨ=ਅੱਗ] ਬੜਵਾਨਲ, ਸਮੁੰਦਰ ਦੀ ਅੱਗ। 
(ਅੰ) ਅਗਨ ਸਾਗਰ। 
ਯਥਾ- `ਅਗਨਿਸਾਗਰ ਤੇ ਕਾਢਿਆ'। 
ਭਵ=ਸੰਸਾਰ। ਗਤਿ=ਹਾਲਤ, ਦਸ਼ਾ। ਮਯਾ=ਕ੍ਰਿਪਾ, ਦਇਆ। 
ਅਰਥ: (ਕਵੀ ਜੀ ਆਪਣੇ ਇਸ਼ਟ ਗੁਰੂ ਦਾ ਪਤਾ ਦੱਸ ਕੇ ਉਨ੍ਹਾਂ ਅੱਗੇ ਅਰਦਾਸ ਕਰਦੇ ਹਨ: 
(ਮੇਰੇ) ਮਨ (ਵਿਚ) ਮੁਕਤੀ ਦਾਤਾ ਗੁਰੂ ਗੋਬਿੰਦ ਸਿੰਘ (ਤੋਂ ਬਿਨਾਂ) ਹੋਰ ਕਿਸੇ ਦੀ 
ਰਾਈ (ਮਾਤ) ਆਸਾ ਨਹੀਂ ਹੈ। 
(ਮੇਰਾ) ਚਾਤ੍ਰਿਕ (ਰੂਪੀ) ਚਿੱਤ ਵਾਰੰਵਾਰ ਪੁਕਾਰ ਕਰ (ਰਿਹਾ ਹੈ ਕਿ:- ਹੇ ਦਾਤੇ) ਇਹ 
(ਤਰਸੇਂਦਾ ਮਨ) (ਆਪ ਦਾ) ਸ਼ਾਂਤੀ (ਬੂੰਦ ਰੂਪੀ) ਦੀਦਾਰ ਕਦੋ ਪਾਵੇਗਾ? 
(ਮੇਰਾ) ਪਤੰਗ (ਰੂਪੀ) ਜੀਉੜਾ, ਪ੍ਰੇਮ ਦੀ ਡੋਰ (ਨਾਲ) ਬੱਧਾ ਹੋਇਆ ਡਾਵਾਂ ਡੋਲ (ਹੋ ਰਿਹਾ 
ਹੈ,) ਇਸਨੂੰ (ਨਿਜ ਸ਼ਰਨ ਵਿਚ) ਮਿਲਾ ਲਓ। 
ਸੰਸਾਰ ਦੀ ਗਤੀ ਸਾਗਰ ਦੀ ਅਗਨਿ (ਬੜਵਾਨਲ) (ਵਾਂ) ਹੈ, ਮੈਨੂੰ ਦਇਆ ਕਰਕੇ (ਇਸ 
ਤੋਂ) ਬਚਾ ਲਓ। 
ਭਾਵ: ਪਿੱਛੇ ਕਵੀ ਜੀ ਇਸ਼ਟ ਦੇਵ ਨੂੰ ਨਮਸਕਾਰ ਤੇ ਇਸਟ ਦੇਵ ਦੇ ਚਰਣਾਂ ਦਾ ਆਰਾਧਨ 
ਅਤੇ ਚਰਣਾਂ ਦੀ ਮਹਿਮਾ ਕਥਨ ਕਰਦੇ ਆਏ ਹਨ, ਇੱਥੇ ਇਹ ਦੱਸ ਕੇ ਕਿ ਮੇਰਾ 
ਗੁਰੂ ਹੀ ਕੇਵਲ ਮੁਕਤੀ ਦਾਤਾ ਹੈ ਹੁਣ ਮੈਨੂੰ ਹੋਰ ਕਿਸੇ ਦੀ ਰਾਈ ਜਿੰਨੀ ਬੀ ਆਸ 
ਨਹੀਂ ਰਹੀ, ਆਪ ਅਪਣੇ ਅੰਤਰਆਤਮੇ ਰਚ ਰਹੇ ਪਰੇਮ ਦੇ ਤਰੰਗ ਵਿਚ ਇਸ਼ਟ ਅੱਗੇ 
ਅਰਦਾਸ ਕਰਦੇ ਹਨ ਕਿ ਹੇ ਦਾਤੇ ਅਪਣੇ ਦੀਦਾਰ ਦੀ ਦਾਤ ਬਖਸ਼ੋ। ਅਪਣੇ ਚਿਤ ਦੀ 
ਸੁਭਾਵਕ ਡੋਲਨੀ ਗਤੀ ਤੇ ਬਾਹਰ ਵਰਤ ਰਹੇ ਸੰਸਾਰ ਦੀ ਅੱਗ ਤੋਂ ਤ੍ਰਾਸ ਖਾਂਦੇ ਤੇ 
ਨਾਲ ਟਿਕਾਉ ਬਖਸ਼ੋ। ਡੋਲਣ ਦਾ ਇਲਾਜ ਉਨ੍ਹਾਂ ਦੀ ਸ਼ਰਨ ਦੀ ਪ੍ਰਾਪਤੀ ਹੈ, ਇਸੇ 
ਕਰਕੇ ਦੁਹਾਈ ਦੇਦੇ ਹਨ ਕਿ ਹੇ ਦਾਤੇ ਸ਼ਰਣ ਵਿਚ ਮਿਲਾ ਲਓ। 
ਇਸ ਸ੍ੈਯੇ ਵਿਚ ਕਵੀ ਜੀ ਦੇ ਨਿਜ ਇਸ਼ਟ ਦਾ ਪੂਰਾ ਪੂਰਾ ਪਤਾ ਖੁੱਲ੍ਹ ਜਾਂਦਾ ਹੈ ਕਿ ਆਪ 
ਕਿਸੇ ਹੋਰ ਮਜ਼ਹਬ ਦੇ ਪੈਰੋਕਾਰ ਨਹੀਂ ਹਨ, ਕਿਸੇ ਹੋਰ ਅਵਤਾਰ, ਦੇਵੀ, ਦੇਵਤਾ, 
ਪੀਰ, ਪੈਕੰਬਰ, ਫਕੀਰ ਦੇ ਸੇਵਕ ਨਹੀਂ ਹਨ; ਜਦ ਕਿ ਆਪ ਉਚਾਰਦੇ ਹਨ ਕਿ ਮੇਰੇ 
ਮਨ ਵਿਚ ਰਾਈ ਜਿਤਨੀ ਬੀ ਆਸ ਕਿਸੇ ਹੋਰਸ ਦੀ ਨਹੀਂ ਹੈ, ਮੇਰੇ ਮੁਕਤੀ ਦਾਤੇ 
ਕੇਵਲ ਗੁਰੂ ਗੋਬਿੰਦ ਸਿੰਘ ਜੀ ਹੀ ਹਨ। 
ਇਸ ਖਿਆਲ ਦੇ ਪ੍ਰਗਟ ਹੋਣ ਤੋਂ ਅਰ ਉਸ ਪ੍ਰੇਮ ਵਿਚ ਭਿੱਜੀ ਅਰਦਾਸ ਤੋਂ ਜੋ ਇਸ ਸ੍ਰੈਯੇ 
ਵਿਚ ਹੈ, ਉਨ੍ਹਾਂ ਦੇ ਇਸ਼ਟ ਦੇਵ ਦਾ ਨਿਰਸੰਸੇ ਪਤਾ ਲਗ ਜਾਂਦਾ ਹੈ। 
ਦੇਤਿ ਹੈ' ਅਨੰਦ, ਸੁਖਕੰਦ; ਅਘ ਮੰਦ ਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 63 


ਸਯਾਲ ਤੇ ਮ੍ਰਿਗਿੰਦ, ਪਟਬੀਜਨੇ ਦਿਨਿੰਦ ਕਰੇ 
ਕੀਟ ਤੇ ਗਜਿੰਦ, ਪੰਥ ਦਯੋ ਗਤਿਵੰਦ ਹੀ। 
ਮਸ਼ਕਾ ਖਗਿੰਦ, ਜਿਨ ਕਾਕ ਤੇ ਮਰਾਲ ਬ੍ਰਿੰਦ 
ਰੰਕ ਜੇ ਨਰਿੰਦ ਕਰੇ, ਬੰਦਤਿ ਮੁਕੰਦ ਹੀ। 
ਸੁੰਦਰ ਮੁਖਾਰਬਿੰਦ ਸੋਹਤਿ ਸੰਤੋਖ ਸਿੰਘ 
ਹੀਨ ਜੇ ਕਲੌਕ ਤੌ ਸਮਾਨ ਹੋਤਿ ਚੰਦ ਹੀ ॥੨੬॥ 
ਕਰ=ਹੱਥ। ਬੰਦ ਕਰਿ=ਜੋੜਕੇ। ਬੰਦਤਿ=ਮੱਥਾ ਟੇਕਦਾ ਹਾਂ। 
ਅਘ=ਪਾਪ। ਕੰਦ=ਫਲ। ਬੱਦਲ। 
ਮੰਦ=ਮੰਦ ਕਰਨਾ, ਮਾਤ ਪਾ ਦੇਣਾ, ਨਾਸ਼ ਕਰਨਾ। 
ਸਯਾਲ=ਗਿੱਦੜ। [ਸੰਸ. ਸ੍ਰਿੰਗਾਲ। ਪੁਕ੍ਰਿਤ, ਸਯਾਲ] 
ਮ੍ਰਿਗਿੰਦ=ਮਿ੍‌ਗਾਂ ਦਾ ਇੰਦੂ, ਸ਼ੇਰ। 
ਪਟਬੀਜਨੇ=ਟਟੈਣੇ, ਜੁਗਨੂ। ਦਿਨਿੰਦ=ਦਿਨ ਦਾ ਰਾਜਾ, ਸੂਰਜ। 
ਕੀਟ=ਕੀੜੀ। ਗਜਿੰਦ=ਹਾਥੀ, ਵਡਾ ਹਾਥੀ, ਐਰਾਵਤ ਹਾਥੀ। 
ਪੰਥ=ਰਸਤਾ, ਪੰਥ, ਧਰਮ। 
ਗਤਿਵੰਦ ਪੰਥ=ਮੁਕਤੀ ਵਾਲਾ ਰਸਤਾ, ਯਾ ਮੁਕਤੀ ਵਾਲਾ ਪੰਥ, ਓਹ ਪੰਥ ਜੋ ਮੁਕਤੀ ਨੂੰ 
ਪ੍ਰਾਪਤ ਹੈ, ਭਾਵ ਖਾਲਸਾ ਪੰਥ। 
ਮਸ਼ਕਾ=ਮੱਛਰ। ਖਗਿੰਦ=ਗਰੁੜ। 
ਕਾਕ=ਕਾਂ। ਪਾਠਾਂਤੁ-ਕਾਭ-ਵੀ ਕਿਸੇ ਕਿਸੇ ਨੁਸਖੇ ਵਿਚ ਮਿਲਿਆ ਹੈ, ਕਾਭ ਦਾ ਅਰਥ 
ਹੈ-ਬਗਲਾ। 
ਮਰਾਲ=ਹੰਸ। ਬ੍ਰਿੰਦ=ਸਮੂਹ, ਸਾਰੇ। ਰੰਕ=ਕੰਗਾਲ। ਤੇ=ਤੋ' (ਅ) ਓਹ, ਸੋ। 
ਨਰਿੰਦ=ਰਾਜੇ। 
ਬੰਦਤਿ ਮੁਕੰਦ=ਜੋ ਬੰਦੀ ਸਨ ਸੋ ਮੁਕਤ ਕੀਤੇ ਅਰਥਾਤ ਜੋ ਗ਼ੁਲਾਮ ਸਨ ਸੋ ਆਜ਼ਾਦ 
ਕੀਤੇ। ਬੰਦਤਿ=ਬੰਦੀ ਵਿਚ ਜੋ ਹੋਣ, ਗ਼ੁਲਾਮ। 
ਮੁਕੰਦ=ਮੁਕਤ, ਖੁੱਲ੍ਹੇ, ਆਜ਼ਾਦ, ਆਜ਼ਾਦ ਕੀਤੇ। 
ਮੁਖਾਰਬਿੰਦ=ਮੁਖ#ਅਰਬਿੰਦ-ਮੁਖ ਕਮਲ। ਕਮਲ ਵਾਂਡੂੰ ਸੁਹਣਾ ਮੁਖੜਾ। 
ਅਰਥ: ਦੋਵੇ' ਹੱਥ ਜੋੜਕੇ (ਸੈ' ਸੀ ਗੁਰੂ) ਗੋਬਿੰਦ ਸਿੰਘ (ਜੀ ਨੂੰ) ਬੰਦਨਾ ਕਰਦਾ ਹਾਂ, (ਜੋ 
ਆਤਮ) ਅਨੰਦ (ਅਤੇ) ਸੁਖ (ਰੂਪੀ) ਫਲ (ਸੰਸਾਰਕ ਸੁਖ) ਦੇਂਦੇ ਹਨ, (ਅਤੇ) 
ਪਾਪਾਂ ਦਾ ਨਾਸ਼ ਕਰਦੇ ਹਨ। 
(ਨਿਸ਼ਚੇ ਜਿਨ੍ਹਾਂ ਨੇ) ਗਿੱਦੜਾਂ ਤੋਂ ਸ਼ੇਰ, (ਅਤੇ) ਟਟੈਣਿਆਂ (ਨੂੰ) ਸੂਰਜ, ਕੀੜੀਆਂ ਤੋ ਹਾਥੀ 
ਬਣਾ ਦਿੱਤਾ (ਅਤੇ) ਮੁਕਤੀ ਵਾਲਾ ਪੰਥ (ਜਗਤ ਨੂੰ) ਦਿੱਤਾ। 
ਜਿਨ੍ਹਾਂ ਨੇ ਮੱਛਰਾਂ (ਨੂੰ) ਗਰੁੜ (ਬਨਾਇਆ) (ਅਤੇ) ਕਾਵਾਂ ਤੋ ਹੰਸਾਂ ਦੇ ਸਮੂਹ (ਕਰ ਦਿੱਤੇ) 
(ਅਤੇ) ਜਿਹੜੇ ਕੰਗਾਲ (ਸਨ) (ਸੋ) ਰਾਜੇ ਬਣਾ ਦਿੱਤੇ, (ਜਿਹੜੇ) ਗ਼ੁਲਾਮ (ਸਨ ਸੋ) 
ਆਜ਼ਾਦ ਕਰ ਦਿੱਤੇ। (ਐਸੇ ਪੁਤਾਪਸ਼ੀਲ ਸਤਿਗੁਰ ਗੋਬਿੰਦ ਸਿੰਘ ਜੀ ਦਾ) ਸੁਹਣਾ 
ਮੁਖਾਰਬਿੰਦ (ਐਸੀ ਨਿਰਮਲ ਤੇ ਅਖੰਡ) ਸ਼ੋਭਾ ਦੇ ਰਿਹਾ ਹੈ (ਕਿ) ਜੇ ਚੰਦੂਮਾਂ 
ਅਕਲੌਕ (ਹੁੰਦਾ) ਤਾਂ (ਮੁਖੜੇ) ਵਰਗਾ (ਸੁੰਦਰ ਕਹਿਲਾਉਣ ਜੋਗਾ) ਹੋ ਜਾਂਦਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 64 
ਭਾਵ: ਸਤਿਗੁਰੂ ਜੀ ਦੇ ਕਰਨੀਆਂ ਦੇ ਇਸ਼ਾਰੇ ਦੇਕੇ ਉਨ੍ਹਾਂ ਦੇ ਐਸੇ ਉਪਕਾਰੀ ਮੁਖੜੇ ਨੂੰ 
ਚੰਦ ਦੀ ਸੁੰਦਰਤਾ ਦੀ ਸ਼ੋਭਾ ਦੇਣੋ ਨਾਂਹ ਕਰ ਰਹੇ ਹਨ। ਉਨ੍ਹਾਂ ਦਾ ਇੱਡਾ ਸੁਹਣਾ 
ਰੂਪਕ ਬੰਨ੍ਹ ਕੇ ਅਗਲੇ ਕਥਿੱਤ ਵਿਚ ਫੇਰ ਅਪਣੀ ਪ੍ਰੇਮ ਭਰੀ ਅਰਦਾਸ ਕਰਦੇ ਹਨ। 





ਮੋ ਸੋ ਨ ਅਨਾਥ, ਨਾਥ ਤੋਂ ਸੋ ਨ ਬਤਾਈਏ। 
ਔਗੁਨੀ ਨ ਮੋ ਸੋ ਕੋਊ, ਗੁਨਵਾਨ ਤੋ ਸੋ ਨਹੀਂ 
ਜਪ ਤਪ ਬੂਤ ਮੋ ਮੈ ਏਕ ਨਹਿਂ ਪਾਈਏ। 
ਕਵਿ ਆਯੋ ਹੈ ਸ਼ਰਨ, ਗਹੇ ਧਾਇਕੈ ਚਰਨ 
ਗੁਰੂ ਤਾਰਨ ਤਰਨ, ਨਿਜ ਹਾਥ ਦੈ ਬਚਾਈਏ ॥੨੭॥ 
ਅਲਾਈਏ=ਕਹੀਦਾ। ਦੱਸੀਦਾ। ਕ੍ਰਿਤਘਨ=ਜੋ ਕੀਤਾ ਨਾ ਜਾਣੇ। 
ਅਨਾਥ=ਨਿਖ਼ਸਮਾ, ਬੇ ਆਸਰਾ। ਨਾਥ=ਮਾਲਕ, ਸੁਆਮੀ। 
ਨਿਜ=ਆਪਣਾ। ਤਾਰਨ=ਤਾਰਨਹਾਰ। ਤਰਨ=ਜਹਾਜ਼। 
ਅਰਥ: (ਕਵਿ ਜੀ ਸਤਿਗੁਰ ਜੀ ਦੇ ਚਰਣਾਂ ਵਿਚ ਪ੍ਰਾਰਥਨਾ ਕਰਦੇ ਹਨ) (ਹੇ ਗੁਰੂ ਗੋਵਿੰਦ 
ਸਿੰਘ ਜੀਓ) ਤੇਰੇ ਵਰਗਾ (ਵਡਾ) ਕੋਈ (ਹੋਰ) ਸਖੀ ਨਹੀਂ, (ਤੇ) ਮੇਰੇ ਵਰਗਾ 
(ਕੋਈ) ਗਰੀਬ ਮੰਗਤਾ ਨਹੀਂ, ਤੇਰੇ ਵਰਗਾ ਦਿਆਲੂ ਨਹੀਂ (ਤੇ) ਮੇਰੇ ਵਰਗਾ ਦੁਖੀ 
ਕੋਈ ਨਹੀਂ ਦੱਸੀਦਾ। 
ਮੇਰੇ ਵਰਗਾ (ਹੋਰ ਕੋਈ) ਕ੍ਰਿਤਘਨ ਨਹੀਂ (ਤੇ) ਤੇਰੇ ਵਰਗਾ (ਹੋਰ ਕੋਈ) ਉਪਕਾਰੀ ਨਹੀਂ, 
ਮੇਰੇ ਵਰਗਾ (ਹੋਰ) ਅਨਾਥ (ਕੋਈ) ਨਹੀਂ (ਤੇ) ਤੇਰੇ ਵਰਗਾ (ਹੋਰ ਕੋਈ) ਨਾਥ 
ਨਹੀਂ ਦੱਸੀਦਾ ਹੈ। 
(ਹੇ ਦਾਤਾ !) ਤੇਰੇ ਵਰਗਾ ਗੁਣਵਾਨ (ਹੋਰ ਹੈ) ਨਹੀਂ (ਤੇ) ਮੇਰੇ ਵਰਗਾ ਗੁਣਹੀਨ (ਹੋਰ) ਕੋਈ 
ਨਹੀਂ; ਜਪ, ਤਪ, ਬੁਤ (ਆਦਿ ਦੈਵੀ ਗੁਣ) ਮੇਰੇ ਵਿਚ ਇਕ (ਬੀ) ਨਹੀਂ ਲੌਭਦਾ। 
(ਤਾਂ ਤੇ ਮੈਂ) ਕਵਿ (ਆਰਤ ਤੇ ਆਤੁਰ ਹੋ ਕੇ ਹੇ ਸੂਰੇ) ਗੁਰੂ ! (ਤੇਰੀ) ਸ਼ਰਨ ਆਯਾ 
ਹਾਂ, (ਤੇ) ਦੌੜਕੇ (ਤੇਰੇ) ਚਰਣ ਆ ਫੜੇ ਹਨ, ਹੇ ਤਾਰਨਹਾਰ ਜਹਾਜ਼ (ਰੂਪ ਗੁਰੂ ! 
ਆਪਣਾ ਹੱਥ ਦੇਕੇ (ਮੈਨੂੰ) ਬਚਾ ਲਓ। 
ਕਬਿੱਤ: ਅੰਤਕ ਕੀ ਪਾਸਿਨ ਬਚਾਇ ਨਿਜ ਦਾਸਨ ਕੋ 
ਹਾਥ ਮੈ ਸਰਾਸਨ ਅਰੂਢਤਿ ਤੁਰੰਗ ਕੇ। 
ਕਮਲ ਬਿਸਾਲ ਦਲ ਲੋਚਨ ਦਯਾਲੂ ਕਲਿ 
ਲੋਕਨ ਬਿਲੋਕ ਕੈ ਅਸ਼ੋਕ ਕਰੇ ਸੰਗ ਕੇ। 
ਸੋਚਨ ਬਿਮੋਚਨ ਕੋ ਪੋਚਨ ਸੰਕੋਚੇ ਜਗ 
ਨਯੋ ਪੰਥ ਧਾਰੀ, ਬਲਿਹਾਰੀ ਅੰਗ ਅੰਗ ਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 65 


ਵਾਰੌ' ਮੈ' ਉਮੰਗ ਮਨ ਕਲਗ਼ੀ ਉਤੰਗ ਕੇ ॥੨੮॥ 

ਅੰਤਕ=ਯਮ। ਪਾਸਿਨ=ਫਾਹੀ, ਫਾਹੀਆਂ। [ਸੰਸ: ਪਾਂਸੁ। ਹਿੰਦੀ, ਫਾਂਸ, ਪਾਂਸ] 

ਬਚਾਇ=ਬਚਾ ਲੈਂਦੇ ਹਨ। ਸਰਾਸਨ=ਕਮਾਨ, ਧਨੁਖ (ਅ) ਚਲਾਏ ਜਾਣ ਵਾਲੇ ਤੀਰ। 
(ਏ) ਧਨੁਖਬਾਨ। 

ਅਰੂਢਤ-ਚੜੇ ਹੋਏ, (ਘੋੜੇ) ਚੜੇ ਹੋਏ। ਤੁਰੰਗ=ਘੋੜਾ। 

ਕੇ=ਉਤੇ। ਬਿਸਾਲ=ਵਡੇ। ਦਲ=ਪੰਖੜੀ। 

ਲੋਚਨ=ਨੈਣ, ਅੱਖਾਂ। 

ਕਲਿ=ਕਲਜੁਗ। ਕਲਿਲੋਕਨ=ਕਲਿਜੁਗ ਦੇ ਲੋਕਾਂ ਨੂੰ। 

ਵਿਲੋਕਕੇ=ਤੱਕ ਕੇ, ਵੇਖ ਕੇ। (ਅ) ਨਜ਼ਰ ਨਾਲ। 

ਅਸ਼ੋਕ=ਸ਼ੋਕ ਤੋ ਰਹਿਤ, ਸੁਖੀ ਕਰ ਦੇਣਾ। 

ਸੰਗ=ਰੁਕ, ਰੋਕ। ਸੰਗ:ਵਿਲੋਕ-ਕੈ=ਸ਼ੰਕਾਂ ਨਾਲ ਤੱਕ ਕੇ। 

(ਅ) ਸ਼ੰਕਾਂ ਵਾਲੀ ਨਜ਼ਰ ਨਾਲ। ਭਾਵ, ਕਨਾਯਾ ਮਾਤੂ ਨਾਲ, ਮਟੱਕੇ ਮਾਤ ਨਾਲ। 

ਸੋਚਨ=ਸੋਚਾਂ, ਫਿਕਰ, ਗ਼ਮ। ਚਿੰਤਾ ਵਾਲੇ ਤੋ ਮੁਰਾਦ ਹਿੰਦੂਆਂ ਤੋ ਹੈ ਜੋ ਰਾਜ ਦੇ ਜ਼ੁਲਮ 
ਕਰਕੇ ਚਿੰਤਾ ਵਿਚ ਸਨ। 

ਬਿਮੋਚਨ ਕੋ=ਦੂਰ ਕਰਨ ਵਾਲੇ ਨੂੰ। 

ਪੋਚਨ=ਫਾਰਸੀ ਪੂਚ, ਹਿੰਦੀ ਪੋਚ-ਭੈੜੇ ਲੋਕ, ਦੁਸ਼ਟਤਾ ਵਾਲੇ, ਨੀਚ, ਬੁਰੇ=ਲੋਕ, 
ਇਸ਼ਾਰਾ ਤੁਰਕਾਂ ਵਲ ਹੈ। ਇਸ ਤੁਕ ਦੇ ਇਹ ਅਰਥ ਬੀ ਲਾਉਂਦੇ ਹਨ:-੧. ਜਗਤ ਵਿਚ ਜੋ 
(ਜਾਤੀ ਕਰਕੇ) ਨੀਵੇ' ਸਨ, ਉਨ੍ਹਾਂ ਤੋ ਜਿਨ੍ਹਾਂ ਨੂੰ ਸੰਕੋਚ ਨਹੀਂ ਸੀ, ਐਸੇ ਗੁਰੂ ਗੋਬਿੰਦ ਸਿੰਘ 
ਜੀ। ੨. ਜਗਤ ਵਿਚ ਜੋ (ਜਾਤੀ) ਕਰਕੇ ਨੀਵੇਂ ਸਨ ਉਹ ਸੰਕੋਚ ਦਿੱਤੇ, ਅਰਥਾਤ ਘਟਾ 
ਦਿੱਤੇ। 

ਪੁਸ਼ਨ-ਕਿਵੇ' ਘਟਾਏ? ਕਿ ਅੰਮ੍ਰਿਤ ਛਕਾ ਉੱਚੇ ਕਰ ਲਏ, ਐਉ' ਓਹ ਘਟ ਗਏ। ੩. 
ਨੀਚ (ਬੁਰੇ ਲੋਕ) ਗੁਰੂ ਜੀ ਨੂੰ ਵੇਖਕੇ ਸੰਕੋਚੇ ਭਾਵ ਸ਼ਰਮਿੰਦੇ ਹੋ ਗਏ। 

ਜਿਗ੍ਰਾ=ਦਸਤਾਰ ਉਤੇ ਪਹਿਨਣ ਦਾ ਇਕ ਰਾਜਸੀ ਗਹਿਣਾ। 

ਖਚੇ=ਜੜੇ ਹੋਏ। ਉਤੰਗ=ਉੱਚੀ। 
ਅਰਥ: (ਕਵਿ ਜੀ ਸ਼੍ਰੀ ਗੁਰੂ ਜੀ ਦੇ ਘੋੜੇ ਤੇ “ਅਸਵਾਰ ਦਰਸ਼ਨ” ਦੀ ਮਾਨੋ, ਤਸਵੀਰ ਖਿੱਚਦੇ 





ਹਨ:- 

ਸੀ ਗੁਰੂ ਗੋਬਿੰਦ ਸਿੰਘ ਜੀ ਜੋ) ਯਮ ਦੀ ਫਾਹੀ (ਤੋ) ਆਪਣੇ ਦਾਸਾਂ ਨੂੰ ਬਚਾ ਲੈਂਦੇ ਹਨ, 
(ਐਸ ਵੇਲੇ) ਹੱਥ ਵਿਚ ਧਨੁਖ ਬਾਨ (ਲਈ) ਘੋੜੇ ਉਤੇ ਚੜ੍ਹੇ (ਸੁਭਾਇਮਾਨ ਹੋ) ਰਹੇ 
ਹਨ। 

ਵਡੇ ਕਮਲ ਦੀ ਪੰਖੜੀ (ਵਰਗੇ ਆਪ ਦੇ ਸੁੰਦਰ) ਨੈਣ (ਐਤਨੇ) ਦਯਾਲੂ (ਹਨ ਕਿ) 
ਕਲਿਜੁਗ ਦੇ ਲੋਕਾਂ ਨੂੰ ਮਟੱਕੇ ਮਾਤ (ਨਾਲ) ਤੱਕਕੇ (ਹੀ) ਸੁਖੀ ਕਰ ਦੇਂਦੇ ਹਨ'। 





`ਐਉੱ' ਬੀ ਅਰਥ ਲਾਉਂਦੇ ਹਨ:-(ਸਤਿ) ਸੰਗ ਦੇ ਲੋਕਾਂ ਨੂੰ (ਕ੍ਰਿਪਾ ਨਾਲ) ਤੱਕ ਕੇ (ਅਸ਼ੋਕ) ਨਿਹਾਲ ਕਰ 
ਦੇਂਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 66 





ਦੁਖੀ ਦਰਦਵੰਦਾਂ ਦੀਆਂ) ਸੋਚਾਂ ਨੂੰ ਦੂਰ ਕਰਨ ਵਾਲੇ (ਸਹੀ ਗੁਰੂ ਜੀ ਦਾ ਐਸਾ ਦਰਸ਼ਨ ਦੇਖਕੇ) 
ਜਗਤ ਦੇ ਬੁਰੇ ਲੋਕ (ਭੈ ਨਾਲ) ਸੰਕੋਚ (ਖਾ ਗਏ), (ਪਰ ਹੇ) ਨਵੇਂ ਪੰਥ ਦੇ 
ਰਚਨਹਾਰ ! (ਤੇਰੇ ਇਸ ਦਰਸ਼ਨ ਨੂੰ ਦੇਖਕੇ ਮੈ) ਅੰਗ ਅੰਗ ਤੋ" ਸਦਕੇ (ਹਾਂ)। 
(ਸਦਕੇ ਤੇਰੀ) ਦਸਤਾਰ (ਤੋਂ, ਜਿਸ ਉਤੇ ਸੁਹਣੇ ਤੇ) ਰੰਗ ਰੰਗ ਦੇ ਰਤਨਾਂ ਨਾਲ ਜੜੀ ਹੋਈ 
ਜਿਗ੍ਹਾ (ਫਬ ਰਹੀ ਹੈ, ਹਾਂ ਜਿਸ ਵਿਚ) ਉੱਚੀ ਕਲਗੀ (ਸ਼ੋਭਾ ਦੇ ਰਹੀ ਹੈ, ਉਸ) 
ਉਤੋਂ, ਮੇਰੀ ਉਮੰਗ ਹੈ (ਕਿ ਆਪਣਾ ਇਹ ਵਿਮੋਹਿਤ) ਮਨ ਵਾਰ ਦਿਆਂ। 
ਸੈਯਾ: ਛਬਿ ਛਾਪ ਛਲਾਯਨ ਚਾਰੁ ਛਕੀ ਕਟ ਤੇ, 
ਤਟ ਕਾਛ ਕਛੀ ਬਿਧਿ ਆਛੀ। 
ਚੰਚਲ ਲੋਚਨ ਜਿਉ ਜਲ ਮਾਛੀ। 
ਗਰ ਪ੍ਰਾਬ੍ਰਿਤ ਨੀਵ ਮਨੋਗ ਬਨ੍ਯੋ, 
ਬਰ ਚੀਰਨ ਕੀ ਕਰਿ ਪੋਸ਼ਿਸ਼ ਕਾਛੀ। 
ਖਰ ਤੀਰ ਧਰੇ ਕਰ ਫੇਰਤਿ ਹੇਰਤਿ, 
ਦੇਹਿ ਧਰੇ ਨਰ ਪੂਰਨ ਸਾਛੀ ॥੨੯॥ 
ਛਬਿ=ਛਬੀ, ਸੁੰਦਰਤਾ। ਛਾਪ=ਛਾਪਾਂ, ਮੁੰਦਰੀਆਂ, ਜਿਨ੍ਹਾਂ ਵਿਚ ਨਗ ਜੜੇ ਹੁੰਦੇ ਹਨ। ਪਰ 
ਵਿਸ਼ੇਸ਼ ਕਰਕੇ ਛਾਪ ਉਹ ਹੈ ਜਿਸ ਦੇ ਥੇਵੇ ਵਿੱਚ ਅੱਖਰ ਉੱਕਰੇ ਹੋਣ, ਮੋਹਰ। 
ਛਲਾਯਨ=ਛੱਲੇ, ਜਿਹੜੇ ਸਾਦੇ ਹੋਣ ਤੇ ਜੋ ਅਕਸਰ ਗੋਲ ਹੁੰਦੇ ਹਨ। 
ਚਾਰੁ=ਸੁੰਦਰਤਾ। ਛਕੀ-ਛਕਨਾ` ਦਾ ਅਰਥ ਅਸਚਰਜ” ਕਰਨਾ ਹੈ।-ਛਕੀ-ਦਾ ਭਾਵ ਹੈ, 
ਵਿਸਮਾਦ ਦੇ ਨੇੜੇ ਲੈ ਜਾਂਦੀ ਹੈ। 
ਕਟ=ਲੌਕ। ਤਟ=ਪਾਸ। ਕਾਛ=ਕੱਛ, ਕਛਹਿਰਾ। 
ਕਛੀ=ਕੱਸੀ ਹੋਈ, ਪਹਿਨੀ ਹੋਈ।ਕਾਛਨਾ=ਪਹਿਨਣਾ|]। 
ਆਛੀ=ਅਛੀ ਬਿਧਿ ਨਾਲ, ਚੰਗੀ ਤਰ੍ਹਾਂ। ਕਰ-ਹੱਥ। 
ਕੰਕਨ=ਕੜੇ। ਕੰਚਨ=ਸੋਨਾ। ਹੀਰ=ਹੀਰੇ। ਗਚੇ=ਜੜੇ ਹੋਏ। 
ਚੰਚਲ=ਅਟਿਕਵੇਂ। ਨਾ ਟਿਕਣ ਵਾਲੇ ਹੋ ਰਹੇ ਹਨ ਨੈਣ। ਭਾਵ ਨਜ਼ਰ ਨਹੀਂ 
ਲੋਚਨ=ਅੱਖਾਂ, ਨੈਣ। ਟਿਕਦੀ। 
ਮਾਛੀ=ਮੱਛੀ। ਗਰ=ਗਲ, ਗਲੇ ਵਿਚ। ਪ੍ਰਾਬ੍ਰਿਤ=ਚੋਗਾ, ਉਪਰਲਾ ਜਾਮਾ। [ਸੰਸ. 
ਪਾਵ੍ਰਿਤ]। ਨੀਵ=ਨੀਵਾਂ। 
ਮਨੋਗ=ਮਨ ਹਰਨ ਵਾਲਾ, ਮਨ ਨੂੰ ਪ੍ਰਸੰਨ ਕਰਨ ਵਾਲਾ। 
ਬਰ=ਚੰਗੇ, ਵਧੀਆ, ਕੀਮਤੀ। ਚੀਰਨ=ਕਪੜਿਆਂ। 
ਕਾਛੀ=ਪਹਿਨਿਆਂ ਹੋਇਆ ਹੈ। 
ਖਰ=ਤ੍ਰਿੱਖਾ। ਪਰ ਜੇ ਇੱਥੇ ਅਸਲ ਪਾਠ- 'ਧਨੁ `-ਹੋਵੇ, ਐਉੱ- 'ਧਨੁ ਤੀਰ ਧਰੇ ਕਰ 
ਫੇਰਤਿ ਹੇਰਤਿ”। ਫੇਰ ਅਰਥ ਇਹ ਬਣੇਗਾ- 'ਧਨੁਖ ਬਾਣ ਉਤੇ ਹੱਥ ਰੱਖੇ ਚਾਰ ਚੁਫੇਰੇ ਇਸ 





`ਛਕਣਾ? ਦੇ ਹੋਰ ਅਰਥਛ-ਨਸ਼ੇ ਵਿਚ ਮਸਤ ਹੋਣਾ, ਰੱਜਣਾ। 
"ਜਿਸ ਨੂੰ ਹੁਣ ਪੱਛਮੀ ਲੋਕ 4੦6002026 ਆਖਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 67 





ਨੂੰ ਫੇਰਦੇ ਤੇ ਆਪ ਬੀਰਾਸਨ ਹੋਏ ਨਿਸ਼ਾਨਾ ਫੁੰਡਣ ਲਈ ਤੱਕ ਰਹੇ ਹਨ”। ਕਿਉਂਕਿ ਜੇ 
ਸਤਿਗੁਰ ਜੀ ਚੌਕੜਾ ਮਾਰ ਕੇ ਬੈਠੇ ਸਨ ਤਾਂ ਨੀਵੇਂ ਪ੍ਰਾਵ੍ਰਿਤ ਹੇਠੋ` ਕਛਹਿਰਾ ਨਹੀਂ ਦਿੱਸ 
ਸਕਦਾ। ਜੇ ਬੀਰਾਸਨ ਹਨ ਤਾਂ ਪ੍ਾਵਿਤ ਇਧਰ ਉਧਰ ਫੈਲ ਕੇ ਕਛਹਿਰਾ ਕੱਸਿਆ ਹੋਇਆ 
ਬੀ ਦਿੱਸ ਸਕਦਾ ਹੈ, ਤੇ ਤੀਰ ਉਤੇ ਹਥ ਧਰੇ ਫੇਰਨ ਤੇ ਹੇਰਨ ਵਿਚ ਲਾਵੰਨਤਾ ਬੀ ਵਧਦੀ ਹੈ, 
ਜਦ ਕਵੀ ਜੀ ਨੂੰ ਗੁਰੂ ਸਾਹਿਬ ਬੀਰਾਸਨ ਹੋਏ ਧਨੁਖ ਤੀਰ ਧਾਰੇ ਹੋਏ ਨਿਸ਼ਾਨਾ ਫੁੰਡਣ ਵਾਲੇ 
ਰੰਗ ਵਿਚ ਚੰਚਲਤਾ ਨਾਲ ਧਨੁਖ ਬਾਣ ਫੇਰਦੇ ਦਿੱਸ ਰਹੇ ਹੋਣ। 
ਹੇਰਤਿ=ਦੇਖ ਰਹੇ ਹਨ। 
ਸਾਛੀ=ਦ੍ਰਿਸ਼ਟਾ। ਦੇਖਣ ਵਾਲਾ। ਪਾਰਬ੍ੂਹਮ ਪਰਮੇਸ਼ੁਰ। [ਸੰਸ. ਸਾਕਸ਼ੀ] 
ਅਰਥ: (ਹੁਣ ਕਵੀ ਜੀ ਸਤਿਗੁਰ ਜੀ ਦੇ-ਬੀਰਾਸਨ-ਦਰਸ਼ਨ ਦੀ ਮੂਰਤੀ ਬੰਨ੍ਹਦੇ ਹਨ) ਛਾਪਾਂ 
ਦੀ ਛਬੀ ਤੇ ਛੱਲਿਆਂ ਦੀ ਸੁੰਦਰਤਾ (ਦਰਸ਼ਨ ਕਰਨ ਵਾਲੇ ਨੂੰ) ਵਿਸਮਾਦ (ਰਸਦਾਨ) 
ਕਰ ਰਹੀ ਹੈ, ਲੌਕ ਉਤੇ ਚੰਗੀ ਬਿਧਿ ਨਾਲ ਕੱਛ ਕੱਸੀ ਹੋਈ ਹੈ। 
ਹੀਰਿਆਂ (ਨਾਲ) ਜੜੇ ਹੋਏ ਸੋਨੇ ਦੇ ਕੜੇ ਹੱਥਾਂ (ਵਿਚ ਪਾਏ ਹੋਏ ਹਨ) (ਦੇਖਣ ਵਾਲਿਆਂ 
ਦੇ) ਨੈਣ (ਉਨ੍ਹਾਂ ਹੀਰਿਆਂ ਦੀ ਚਮਕ ਵਿਚ ਐਉਂ) ਚੰਚਲ ਹਨ, ਜਿਉ ਜਲ (ਵਿਚ) 
ਮੱਛੀ (ਭਾਵ ਹੀਰਿਆਂ ਦੀ ਦਮਕ ਵਿਚ ਨਜ਼ਰ ਨਹੀਂ ਟਿਕਦੀ)। 
ਗਲ (ਵਿਚ) ਨੀਵਾਂ ਜਾਮਾਂ ਮਨ ਨੂੰ ਪੁਸੰਨ ਕਰਨ ਵਾਲਾ (ਪਿਆ) ਫਬ ਰਿਹਾ ਹੈ, (ਨਾਲ) ਚੰਗੇ 
(ਵਧੀਆ) ਕਪੜਿਆਂ ਦੀ ਬਣੀ ਹੋਈ (ਹੋਰ ਸਾਰੀ) ਪੁਸ਼ਾਕ ਪਹਿਨੀ ਹੋਈ ਹੈ। 
ਤ੍ਰਿਖਾ ਤੀਰ ਹਥ (ਵਿਚ) ਲੈਕੇ (ਉਸਨੂੰ) ਘੁਮਾਉਂਦੇ ਹੋਏ ਦੇਖ ਰਹੇ ਹਨ, (ਹਾਂ, ਪਰੀ) ਪੂਰਨ 
ਦ੍ਰਿਸ਼ਟਾ (ਜੀ ਨੇ ਆਪ) ਮਾਨੁਖ ਦੇਹ ਧਾਰਨ ਕੀਤੀ ਹੋਈ ਹੈ। 
ਭਾਵ: ਗੁਰੂ ਜੀ ਦੀ “ਬੀਰਾਸਨ ਮੂਰਤੀ” ਦੇ ਦਰਸ਼ਨ>- ਹੱਥ ਵਿਚ ਧਨੁਖ ਤੇ ਤੀਰ ਰੱਖੀ 
ਚੰਚਲਤਾ ਨਾਲ ਫੇਰਦੇ ਨਿਸ਼ਾਨੇ ਫੁੰਡਣ ਦੀ ਤੱਕ ਵਿਚ ਹਨ। ਇਹ ਤਾਂ ਬੀਰਾਸਨ ਹੈ, 
ਪਰ ਜੋ ਇਹ ਕਿਹਾ ਹੈ ਕਿ ਪੂਰਨ ਸਾਕਸ਼ੀ ਨੇ ਮਨੁਖਾ ਦੇਹ ਧਾਰਨ ਕੀਤੀ ਹੈ, ਇਹ 
ਇਸ਼ਾਰਾ ਉਨ੍ਹਾਂ ਦੀ ਅਲੂਹੀਅਤ ਵੱਲ ਹੈ ਕਿ ਇਕ ਪਾਸੇ ਤਾਂ ਬੀਰਾਸਨ ਹੋਏ ਨਿਸ਼ਾਨੇ 
ਦੀ ਤੱਕ ਵਿਚ ਹਨ, ਦੂਜੇ ਪਾਸੇ ਆਪ ਪੂਰਨਸਾਖੀ ਅਵਸਥਾ ਵਿਚ ਹਨ ਤੇ 
ਦ੍ਰਿਸ਼ਟਮਾਨ ਵਿਚ ਤੱਕ ਰਹੇ ਹਨ ਕਿ ਕਿਸ ਅਧਿਕਾਰੀ ਮਨ ਤੇ ਦ੍ਰਿਸ਼ਟੀ ਪਾਉਣ ਜੋ 
ਉਹ ਦ੍ਰਿਸ਼ਟਮਾਨ ਤੋ ਮਰ ਕੇ ਦ੍ਰਿਸ਼ਟਾ ਪਦ ਵਿਚ ਜੀਉ ਉਠੇ। ਓਹ ਨਿੰਕੇ ਤਮੋਗੁਣੀ 
ਅਹੰਕਾਰੀ ਜੋਧੇ ਨਹੀਂ, ਪਰ ਨਿਰਹੰਕਾਰ ਨਿਰਵਿਕਾਰ ਕੇਵਲ ਸਾਖੀ ਰੂਪ ਹਨ, ਸਾਖੀ 
ਹੋ ਕੇ ਜਗਤ ਦਾ ਉਧਾਰ ਕਰ ਰਹੇ ਹਨ, ਨਾਲ ਦ੍ਰਿਸ਼ਟਾ ਪਦ ਦੇ ਕਟਾਖਸ਼ਾਂ ਨਾਲ 
ਅਹੰਤਾ ਦੀ ਮੌਤ ਤੇ ਆਤਮ ਜਾਗਤ ਦੇ ਰਹੇ ਹਨ, ਤੇ ਤੀਰ ਚਲਾਕੇ ਦੰਡ ਯੋਗ 
ਦੋਖੀਆਂ ਤੇ ਖਲਾਂ ਨੂੰ ਪਾਪ ਕਰਨ ਤੋ' ਅਸਮਰੱਥ ਕਰ ਰਹੇ ਹਨ। 
ਪਹਿਲੀਆਂ ਤੁਕਾਂ ਵਿਚ ਜੋ ਛੱਲਿਆਂ ਛਾਪਾਂ ਦੀ ਖੂਬਸੂਰਤੀ, ਹੀਰਿਆਂ ਜੜਤ ਕੰਕਨਾਂ ਦੀ 
ਸੁੰਦਰਤਾਈ ਦਰਸਾਈ ਹੈ, ਇਹ ਰਾਜਸ਼ੋਭਾ ਵਰਣਨ ਕੀਤੀ ਹੈ, ਭਾਵ ਹੈ ਕਿ ਸਿਪਾਹੀ 
ਪਦ ਦੇ ਬੀਰਾਸਨੀ ਜੋਧਾ ਨਹੀਂ, ਪਰ ਰਾਜ ਪਦ ਦੇ ਬੀਰਾਸਨੀ ਜੋਧਾ ਹਨ। 
: ਕਟ ਸੋ ਪਟ ਤੇਗ਼ ਨਿਖੰਗ ਕਸੇ, ਮੁਖ ਮੰਦ ਹਸੇ ਦਮਕੈ ਕਿ ਛਟਾ ਹੀ। 
ਮੁਕਤਾ ਗਰ ਮਾਲ ਬਿਸਾਲ ਬਨੀ, ਸ਼ਮਸ਼ਾਨਨ ਸ਼ਾਮ ਭਲੀ ਉਪਮਾਹੀ। 
ਹਿਤ ਸੋ ਤਮ ਸੋਮ ਕਿ ਪਾਸ ਬਸਯੋ, 'ਮੁਖ ਪੰਕਜ ਪੈ ਮਧੁ ਪੁੰਜ ਸੁਹਾਹੀਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 68 


ਅਬ ਆਨ ਕੀ ਆਸ ਨਿਰਾਸ ਭਈ, 
ਕਲਗ਼ੀਧਰ ਬਾਸ ਕੀਯੋ ਮਨ ਮਾਹੀ ॥੩੦॥ 
ਕਟ=ਲੌਕ। 
ਪਟ=ਕਪੜਾ ਜੋ ਲੌਕ ਨਾਲ ਬੰਨ੍ਹਦੇ ਹੁੰਦੇ ਸਨ। ਪਟਕਾ, ਕਮਰ ਕੱਸੇ ਦਾ ਕਪੜਾ। 
ਤੇਗ਼=ਤਲਵਾਰ। ਨਿਖੰਗ=ਤੀਰਾਂ ਦਾ ਭੱਥਾ। 
ਕਸੇ=ਕੱਸੇ ਹੋਏ ਹਨ। 
ਮੁਖ ਮੰਦ ਹਸੇ=ਮੂੰਹੋਂ ਥੋੜਾ ਹਸਦੇ ਹਨ, ਭਾਵ ਮੁਸਕਰਾਹਟ ਤੋਂ' ਹੈ। 
ਕਿ=ਮਾਨੋਂ। ਛਟਾ=ਬਿਜਲੀ। ਮੁਕਤਾ=ਮੋਤੀਆਂ ਦੀ। 
ਗਰ-ਗਲੇ ਵਿਚ। ਮਾਲ=ਮਾਲਾ। 
ਬਿਸਾਲ=ਵਡੀ, ਮੋਤੀਆਂ ਦੀ ਵਡੀ ਮਾਲਾ। 
ਬਨੀ=ਬਨ ਬਨ ਪੈ ਰਹੀ ਹੈ, ਫਬ ਰਹੀ ਹੈ। 
ਸ਼ਮਸ਼ਨਨ=ਸ਼ਮਸ਼ੂ=ਦਾੜ੍ਹਾ“ਆਨਨ=ਮੁਖ, ਚਿਹਰਾ। [ਸੰਸ. ਸ਼ਮਸ਼ੁ=ਦਾੜ੍ਹਾ।] 
ਸ਼ਜਾਮ=ਕਾਲੀ। ਤਮ=ਹਨੇਰਾ, ਸ਼ਯਾਮਤਾ। 
ਸੋਮ=ਚੰਦੂਮਾ। ਮੁਖਪੰਕਜ=ਮੁਖਾਰਬਿੰਦ, ਮੁਖ ਕਮਲ। 
ਮਧੁ-ਪੁੰਜ=ਮਧੁਪ ਪੁੰਜ-ਭੌਰਿਆਂ ਦਾ ਝੁੰਡ। ਸੁਹਾਹੀ=ਸੁਹਾ ਰਿਹਾ ਹੈ। 
ਨਿਰਾਸ=ਆਸ ਤੋ ਰਹਿਤ। (ਅ) ਨਿਰਾਸ ਦਾ ਅਰਥ ਏਥੇ ਨਿਰੱਸ ਬੀ ਕਰਦੇ ਹਨ। 
ਅਰਥ: (ਕਵਿ ਜੀ ਅਪਣੇ ਧਯਾਨ ਬਸੀ ਗੁਰੂ ਮੂਰਤੀ ਦਾ “ਮਨਮੋਹਨ ਦਰਸ਼ਨ ਵਰਣਨ ਕਰਦੇ 
ਹਨ:-) ਲੌਕ ਨਾਲ ਪਟਕਾ (ਤੇ ਉਸ ਵਿਚ) ਤਲਵਾਰ (ਤੇ) ਭੱਥਾ ਕੱਸੇ (ਹੋਏ ਹਨ,) 
ਮੁਖੜੇ ਤੋਂ ਮੁਸਕਰਾ ਰਹੇ ਹਨ, ਮਾਨੋ, ਬਿਜਲੀ ਚਮਕ ਰਹੀ ਹੈ। 
ਗਲੇ (ਵਿਚ) ਮੋਤੀਆਂ ਦੀ ਵਡੀ ਮਾਲਾ ਫਬ ਰਹੀ ਹੈ, ਚਿਹਰੇ ਪਰ ਕਾਲੀ ਦਾੜ੍ਹੀ ਸੁਹਾ ਰਹੀ 
ਹੈ, (ਜਿਸਦੀ ਚੰਗੀ) ਉਪਮਾ (ਐਉੱ ਬਣਦੀ) ਹੈ 
(ਕਿ) ਪਯਾਰ ਨਾਲ ਹਨੇਰਾ ਚੰਦੂਮਾ ਦੇ ਪਾਸ ਜਾ ਬਸਿਆ ਹੈ, (ਅਥਵਾ) ਮੁਖ (ਰੂਪੀ) ਕਮਲ 
ਉਤੇ (ਮਾਨੋ) ਭੌਰਿਆਂ ਦੇ ਝੁੰਡ ਸੁਹਾ ਰਹੇ ਹਨ। 
(ਐਸੀ ਮਨੋਹਰ ਮੂਰਤੀ (ਸਹੀ) ਕਲਗੀਧਰ ਜੀ ਨੇ (ਮੇਰੇ) ਹਿਰਦੇ ਵਿਚ ਵਾਸਾ ਕਰ ਲਿਆ ਹੈ, 
ਹੁਣ ਹੋਰ (ਸਭ) ਕਿਸੇ ਦੀ ਆਸਾ (ਦਿਲੋ) ਦੂਰ ਹੋ ਗਈ ਹੈ। 
ਭਾਵ: _੨੫ਵੇ' ਸ੍ਰੈਯੇ ਦਾ ਆਰੰਭ ਜਿਸ ਭਾਵ ਤੋ ਕੀਤਾ ਸਾਨੇ, ਉਸੇ ਭਾਵ ਤੇ ਕਵੀ ਜੀ ਤੀਸਵੇਂ 
ਸ੍ਰੈਯੇ ਦਾ ਅੰਤ ਕਰਦੇ ਹਨ 
੨੫ਵੇਂ' ਸ੍ਰੈਯੇ ਦੀ ਆਰੰਭਕ ਤੁਕ- “ਗੋਬਿੰਦ ਸਿੰਘ ਗੁਰੂ ਗਤਿ ਦਾਯਕ ਆਨ ਕੀ ਆਸ ਨਹੀਂ 
ਮਨ ਰਾਈ': 
੩੦ਵੇਂ ਸ਼ਰੈਯੇ ਦੀ ਅੰਤਲੀ ਤੁਕ- “ਅਬ ਆਨ ਕੀ ਆਸ ਨਿਰਾਸ ਭਈ ਕਲਗੀਧਰ ਬਾਸ ਕੀਯੋ 
ਮਨ ਮਾਹੀ'; ਵਿਚਕਾਰ, -ਅਪਣੀ ਪ੍ਰੇਮ ਬਿਹਬਲਤਾਂ , ਗੁਰੂ ਜੀ ਦਾ ਯਸ਼", ਅਪਣੀ 
ਅਵਗੁਣੀ ਭਰਪੂਰ ਦਸ਼ਾ ਤੇ ਸਤਿਗੁਰ ਜੀ ਦਾ ਗੁਣ ਨਿਧਾਨ ਰੂਪ ਤੇ ਗੁਣਕਾਰੀ 
ਜਰਦਾ ਦੀ ਕੀਰਤੀ ਕਰਦ ਹਾ ਧਯਾਨ ਤੇ ਆਉਂਦੇ ਹਨ, ਪਹਿਲਾਂ ਸਤਿਗੁਰ ਜੀ ਦਾ 








`੨੫ਵਾਂ ਸ੍ੈਯਾ। 
"੨੬ਵਾਂ ਕਬਿੱਤ। 
`੨੭ਵਾਂ ਕਬਿੱਤ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 69 





ਘੋੜੇ ਚੜਿਆ ਦਰਸ਼ਨ”, ਫੇਰ ਬੀਰਾਸਨੀ ਦਰਸ਼ਨ"' ਅਤੇ ਉਨ੍ਹਾਂ ਦੇ ਦ੍ਰਿਸ਼ਟਾ ਪਦ ਦੇ 
ਦਰਸਾਯਾ ਹੈ। ਬੀਰਰਸ ਦਾ ਰੂਪਕ ਯੋਗ ਮਾਰਗ ਦੇ 'ਦ੍ਰਿਸ਼ਟਾ ਪਦ” ਵਾਂਡੂ ਦੱਸਦੇ ਹੋਏ 
ਆਪਣੇ ਧਯਾਨਿਸ਼ਟ” ਜੀ ਦਾ ਭਗਵੰਤ ਰੂਪ ਹੋਣਾ ਸੂਚਤ ਕਰਾਇਆ ਹੈ। ਫੇਰ ਸਹਿਜ 
ਸੁਭਾ ਦਾ ਭਗਤਾਂ ਦੇ ਮਨ ਨੂੰ ਹਰਨ ਵਾਲਾ ਦਰਸ਼ਨ, ਜਿਸ ਵਿਚ ਗਲੇ ਵਿਚ ਮਾਲਾ 
ਦੱਸੀ ਹੈ, ਭਾਵ-ਸਿਮਰਣ ਦੇ ਧਨੀ ਤੇ ਦਾਤੇ ਹੋਣ ਦੀ ਸਮਰੱਥਾ ਤੋ” ਹੈ, ਇਸ ਤੋੱ 
ਪਹਿਲੇ ਬੀਰਰਸੀ ਧਾਰਨਾਂ ਵਰਣਨ ਕੀਤੀ ਹੈ, ਇਹ ਤੀਸਵੇਂ' ਸ੍ਰੈਯੇ ਵਿਚ ਦੋਏ ਰੰਗ 
ਦਰਸਾਏ ਹਨ। ਜਿਸਦੀ ਅੰਤਲੀ ਤੁਕ ਵਿਚ ਕਲਗੀਧਰ ਜੀ ਦੇ ਅਪਣੇ ਹਿਰਦੇ ਵਿਚ 
ਨਿਵਾਸ ਕਰ ਲੈਣ ਦੀ, ਅਰਥਾਤ ਅਪਣੇ ਮਨ ਦੀ “ਧਯਾਨ ਸਿੱਧ” ਅਵਸਥਾ 
ਪ੍ਰਤਿਪਾਦਨ ਕੀਤੀ ਹੈ। ਅੱਗੋਂ ਹੁਣ ਉਸ ਮਨੋਹਰ ਮੂਰਤਿ ਵਾਲੇ ਪਿਆਰੇ ਜੀ ਅੱਗੇ 
ਅਰਦਾਸ ਆਰੰਭ ਕਰਦੇ ਹਨ:- 

: ਭੂਲ ਜੋ ਚੂਕ ਭਈ ਹਮ ਤੇ ਗੁਰ! ਕਿੰਕਰ ਸੋ ਤੁਮ ਤੇ ਬਖ਼ਸ਼ਾਵਤਿ। 
ਲਾਜ ਰਖੋ ਨਿਜ ਨਾਮਹਿ ਕੀ, ਸਿਖ ਮੈ' ਤੁਮਰੋ ਜਗ ਮਾਂਹਿ ਕਹਾਵਤਿ। 
ਤੂੰ ਬਖਸ਼ੰਦ ਸਦਾ ਸੁਖਦਾਇਕ, ਮੋ ਮਨ ਨਾਂਹਿ ਬਿਸ਼ੈ ਛੁਟਕਾਵਤਿ। 
ਲੋਹ ਤੇ ਹੇਮ ਇਰੰਡ ਤੇ ਚੰਦਨ, ਮਾਨੁਖ ਤੇ ਸੁਰ ਤੂੰ ਹੀ ਬਨਾਵਤਿ 

॥੨੧॥ 

ਭੂਲ ਜੋ ਚੂਕ=ਜੋ ਭੁੱਲ ਚੁੱਕ। ਭੁੱਲ=ਭੁੱਲਾਂ। ਚੁੱਕ-ਉਕਾਈਆਂ। 

ਹਮਤੇ=ਸਾਥੋਂ, ਮੁਰਾਦ ਹੈ-ਮੈਥੋਂ। ਕਿੰਕਰ=ਦਾਸ। ਹੇਮ=ਸੋਨਾ। 

ਇਰੰਡ=ਹਿਰੰਡ। ਹਰਨੋਲੀ। ਇਕ ਨੀਵਾਂ ਪੇੜ ਹੈ, ਬਾਂਸ ਤੇ ਇਸ ਪਰ ਚੰਦਨ ਦੀ ਖੁਸ਼ਬੋ 

ਵੀ ਨਹੀਂ ਚੜ੍ਹਦੀ ਇਸ ਕਰਕੇ ਬੀ ਇਸਨੂੰ ਨੀਵਾਂ ਕਹਿੰਦੇ ਹਨ, ਭਾਵ ਆਪਣੇ ਨੀਵੇਂ ਹੋਣ ਤੋਂ 

ਹੈ। ਇਹੋ ਭਾਵ ਲੋਹੇ ਤੋਂ ਹੈ। ਕਵਿ ਸੰਕੇਤ ਵਿਚ ਅਕਸਰ ਤਾਂਬੇ ਨੂੰ ਪਾਰਸ ਸੋਨਾ ਬਨਾਉਂਦਾ 

ਦਸਦੇ ਹਨ, ਪਰ ਕਵਿ ਜੀ ਦੱਸਦੇ ਹਨ ਕਿ ਤੁਸੀਂ ਲੋਹੇ ਨੂੰ ਸੋਨਾ ਤੇ ਅਰਿੰਡ ਨੂੰ ਚੰਦਨ ਬਨਾ 

ਲੈਂਦੇ ਹੋ। ਭਾਵ ਅਸੰਭਵ ਨੂੰ ਸੰਭਵ ਕਰ ਲੈਦੇ ਹੋ। 

ਅਰਥ: ਜੋ ਭੁੱਲ ਚੁੱਕ ਮੈਥੋ' ਹੋਈ ਹੈ (ਹੇ) ਗੁਰੂ ! (ਇਹ) ਦਾਸ ਤੁਹਾਬੋ' ਉਹ (ਸਭ) 
ਬਖਸ਼੍ਹਾਉਂਦਾ ਹੈ। (ਕਿਉਂਕਿ) ਮੈਂ ਜਗਤ ਵਿਚ ਆਪਦਾ ਸਿੱਖ ਅਖਵਾਉਂਦਾ ਹਾਂ (ਇਸ 
ਲਈ ਆਪ) ਆਪਣੇ ਨਾਮ ਦੀ ਲਾਜ ਰਖੋ। ਮੇਰਾ ਮਨ ਵਿਸ਼ਿਆਂ ਤੋ” ਛੁਟਦਾ ਨਹੀਂ, 
(ਹੇ) ਸੁਖਦਾਤੇ ! ਤੂੰ ਸਦਾ ਬਖਸ਼ਿੰਦ ਹੈਂ। (ਆਪਣੀ ਬਖਸ਼ਿਸ਼ ਨਾਲ) ਲੋਹੇ ਤੋ ਸੋਨਾ, 
ਅਰਿੰਡ ਤੋ ਚੰਦਨ ਅਤੇ ਮਾਨੁਖ ਤੋ” ਦੇਵਤਾ ਤੂੰ ਹੀ ਬਨਾਉਂਦਾ ਹੈ'। 

: ਪ੍ਰੇਮ ਮਾਰਗ ਦੇ ਜਾਣੂ ਕਵਿ ਜੀ ਇਸ ਸ੍ਰੈਯੇ ਵਿਚ ਸਤਿਗੁਰੂ-ਅਪਣੇ ਇਸ਼ਟ ਤੇ 
ਸ਼ਿਰਮੌਰ ਤੇ ਪਸਾਰ ਦੇ ਅਵਿਲੈਭ-ਸੀ ਕਲਗੀਧਰ ਜੀ ਅੱਗੇ ਅਪਣੇ ਬਖਸ਼ੇ ਜਾਣ ਦੀ 
ਅਰਦਾਸ ਕਰਦੇ ਹਨ। ਪਹਿਲੇ ਤਾਂ ਅਪਣੀਆਂ ਜੀਵਨ ਦੀਆਂ ਭੁੱਲਾਂ ਚੁੱਕਾਂ ਦਾ 
ਇਕਰਾਰ ਕਰਦੇ ਹਨ, ਜੋ ਮਾਨੁਖ ਹੋਣ ਕਰਕੇ ਉੱਚ ਜੀਵਨ ਦੇ ਅੱਪੜਨ ਦੇ ਹੀਲੇ 
ਕਰਨ ਵਾਲਿਆਂ ਤੋ ਹੁੰਦੀਆਂ ਰਹਿੰਦੀਆਂ ਹਨ, ਉਨ੍ਹਾਂ ਦਾ ਵੇਰਵਾ ਨਹੀਂ ਕਰਦੇ, 


2 ਦ 'ਚ 





“੨੮ਵਾਂ ਕਬਿੱਤ। 
"੨੯ਵਾਂ ਸ੍ਰੈਯਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 70 





ਕਹਿੰਦੇ ਹਨ ਜੋ ਭੁੱਲ ਤੇ ਚੁੱਕ ਹੋਈ ਹੈ ਸਭ ਬਖਸ਼ੋ। ਜੋ ਕਰਨਾ ਚਾਹੀਦਾ ਸੀ ਤੇ ਨਹੀਂ 
ਹੋ ਸਕਿਆ ਉਹ “ਚੂਕ” ਹੈ, ਜੋ ਕਰਨਾ ਨਹੀਂ ਚਾਹੀਦਾ ਸੀ ਤੇ ਹੋ ਗਿਆ ਹੈ ਉਹ 
“ਭੁੱਲ” ਹੈ। ਇਨ੍ਹਾਂ ਦੋ ਹੀ ਕਿਸਮਾਂ ਵਿਚ ਸਾਰੇ ਦੋਸ਼ ਵੰਡੇ ਜਾ ਸਕਦੇ ਹਨ, ਸੋ ਕਵਿ 
ਜੀ ਨੇ ਦੋਹਾਂ ਦਾ ਨਾਉ! ਲੈ ਕੇ ਸਾਰੇ ਦੋਸ਼ਾਂ ਦਾ ਇਕਰਾਰ ਕੀਤਾ ਹੈ, ਫਿਰ ਇਕ ਹੋਰ 
ਦੋਸ਼ ਦਾ ਵੱਖਰਾ ਇਕਰਾਰ ਕਰਦੇ ਹਨ-ਕਿ ਮੇਰੇ ਪਾਸੋਂ ਵਿਸ਼ੇ ਨਹੀਂ ਛੁੱਟਦੇ। ਇਹ ਦੋ 
ਹੋਰ ਵੰਡਾਂ ਦੋਸ਼ਾਂ ਦੀਆਂ ਹਨ, ਉਹ ਇਹ ਹਨ: ਇਕ ਤਾਂ ਬਦੀਆਂ ਹਨ ਜੋ ਦੁੱਖ ਤੇ 
ਕਸ਼ਟ ਜਗਤ ਵਿਚ ਦੇਂਦੀਆਂ ਹਨ ਯਾ ਵਧਾਉੱਦੀਆਂ ਹਨ, ਜਿਹਾਕੁ: ਧੱਕਾ, ਚੋਰੀ, 
ਮਾਰ ਕੁਟਾਈ, ਕਤਲ। ਦੂਸਰੇ ਸਰੀਰ ਦੀਆਂ ਸੁਭਾਵਕ ਭੁੱਖਾਂ ਜੋ ਹੱਦ ਬੰਨੇ ਯਾ 
ਮਰਯਾਦਾ ਰੱਖ ਕੇ ਦੋਸ਼ ਬਣ ਜਾਂਦੀਆਂ ਹਨ ਅਤੇ ਅਪਣੇ ਫਲ ਵਿਚ ਮਨ ਨੂੰ ਸਰੀਰੀ 
ਸੁੱਖਾਂ ਵਿਚ ਬੰਨ੍ਹਦੀਆਂ ਹਨ ਤੇ ਉੱਚੇ ਰਸ-ਆਤਮ ਰਸ-ਵਿਚ ਉਠਣ ਨਹੀਂ ਦੇਂਦੀਆਂ, 
ਇਸ ਵਿਚ ਸਾਰੇ ਇੰਦਰੀਆਂ ਦੇ ਰਸ ਆ ਜਾਂਦੇ ਹਨ। ਇਸਨੂੰ ਕਵੀ ਜੀ ਨੇ “ਵਿਖੇ” 
ਕਹਿਕੇ ਦੱਸਿਆ ਹੈ। ਸੋ ਸਾਰੇ ਦੋਸ਼ ਆ ਗਏ। 

“ਭੂਲ, ਚੂਕ, ਵਿਸ਼ੇ ਤੋ ਨਾ ਛੁਟਕਾਰਾ” ਕਵਿ ਨੇ ਇਸ ਤਰ੍ਹਾਂ ਨਹੀਂ ਕਹੇ ਜਿਵੇ' ਕੋਈ ਨਿਵਰ ਤੇ 
ਨਿਸੰਗ ਪਾਪੀ ਹੁੰਦਾ ਹੈ; ਪਰ ਇੰਵ ਜਿਵੇਂ ਕੋਈ “ਉੱਚ ਜੀਵਨ” ਵਿਚ ਉਡਦਾ 
ਰਾਮਰਸ ਦੇ ਯਤਨਾਂ ਵਿਚ ਹੱਥ ਪੈਰ ਮਾਰਦਾ, ਉੱਕ ਉੱਕ, ਭੁੱਲ ਭੁੱਲ ਤੇ ਆਪੇ ਤੇ 
ਕਾਬੂ ਰੱਖਣੋ' ਕਿਸੇ ਵੇਲੇ ਬੇਵਸ ਹੋ ਤਿਲਕਦਾ ਹੈ। ਜਿਵੇ, ਤਰਨ ਵਾਲੇ ਤਾਰੂ ਤੋ” ਕਦੇ 
ਗ਼ਲਤ ਹਥ ਪੈਰ ਵੱਜ ਕੇ ਗ਼ੋਤੇ ਆ ਜਾਂਦੇ ਹਨ। 

ਫਿਰ ਆਪ ਅਪਣੇ ਸੁਭਾਵ ਦੇ ਅਸਲੇ ਦਾ ਇਕਰਾਰ ਕਰਦੇ ਹਨ ਕਿ ਮੇਰਾ ਅਸਲਾ ਹੀ- 


“ਦੇਵ” ਬਣਨ ਵਾਲਾ- “ਉਚੇ ਜੀਵਨ” ਵਿਚ ਜਾਣ ਵਾਲਾ ਨਹੀਂ ਹੈ, ਮੁਰਾਦ ਹੈ ਕਿ 
ਇਨਸਾਨ ਅਪਣੇ ਸਰੀਰਕ ਸੁਭਾਵ ਵਿਚ ਤਾਂ ਪਸ਼ੂ ਹੈ, ਸੋ ਇਸਦੇ “ਮਾਨੁਖ ਸੁਭਾਵ” 
ਦੇ ਕੰਮਾਂ ਵਿਚ ਤੇ “ਦੇਵਤਾ ਸੁਭਾਵ” ਦੇ ਕੰਮਾਂ ਵਿਚ “ਪਸ਼ੂ ਸੁਭਾਵ” ਪ੍ਰਬਲ ਹੋ`ਹੋ 
ਪੈਂਦਾ ਹੈ, ਇਸ ਗੱਲ ਨੂੰ ਦੱਸਣ ਲਈ ਆਪ ਇਰੰਡ ਤੇ ਲੋਹੇ ਦਾ ਦ੍ਰਿਸ਼ਟਾਂਤ ਵਰਤਦੇ 
ਹਨ। 


ਹੁਣ ਅਪਣੇ ਬਚਣ ਦੀ ਟੇਕ ਅਪਣੇ ਆਪ ਤੋ ਉਠ ਗਈ। ਉਹ ਕਿਸ ਪਰ ਗਈ? ਓਹ ਦੱਸਦੇ 
ਹਨ, ਕਿ ਹੇ ਸਤਿਗੁਰੂ ਤੂੰ ਸਮਰੱਥ ਹੈ' ਨੀਚਾਂ ਨੂੰ ਉਚ ਜੀਵਨ ਦਾਨ ਕਰਨ ਵਿਚ, ਕਿ 
ਇਰੰਡ ਵਰਗੇ ਨੀਵੇ' ਨਖਿੱਧ ਪੋਲੇ ਤੇ ਲੋਹੇ ਵਰਗੇ ਕਠੋਰ ਤੇ ਕਾਲਿਆਂ ਨੂੰ ਚੰਦਨ 
ਵਾਂਡੂ ਖੁਸ਼ਬੂਦਾਰ ਤੇ ਸੋਨੇ ਵਾਂਡੂ ਨਿਰਮਲ ਚਮਕਦਾ ਤੇ ਕੀਮਤੀ ਬਨਾਉਣ ਵਾਲਾ ਹੈ', 
ਭਾਵ ਮਾਨੁੱਖ ਦੇ ਪਸ਼ੂ ਤੇ ਮਾਨੁੱਖੀ ਸੁਭਾਵ ਨੂੰ ਦੇਵਤਾ ਬਣਾ ਦੇਣ ਵਾਲਾ ਤੂੰ ਹੀ ਸਰਬ 
ਸਮਰੱਥ ਹੈਂ। ਫਿਰ ਤੇਰੀ ਇਕ ਹੋਰ ਸੱਤਯਾ ਹੈ ਕਿ ਜਿਨ੍ਹਾਂ ਤੇ ਤੂੰ ਮੇਹਰ ਕੀਤੀ, ਓਹ 
ਤੇਰੇ ਰਾਹ ਟੁਰ ਪਏ, ਪਰ ਫੇਰ ਓਹ ਭੁੱਲਦੇ ਡਿਗਦੇ ਢਹਿੰਦੇ ਹਨ, ਤੂੰ ਬਖਸ਼ੰਦ ਤੇ 
ਸਦਾ ਸੁਖਦਾਈ ਸੁਭਾਵ ਵਾਲਾ ਉਨ੍ਹਾਂ ਦੀ ਸਹਾਯਤਾ ਕਰਦਾ ਹੈ, ਔਗੁਣ ਚਿਤਾਰਕੇ 
ਤਹ ਨਹੀਂ ਦੇੱਦਾ। ਤੀਸਰੀ ਦੁਹਾਈ ਹੈ ਜੋ ਉਨ੍ਹਾਂ ਦੇ ਨਾਮ ਦੀ ਦੇਂਦੇ ਹਨ, ਕਿ ਜਗਤ 
ਲੌਜ ਨਹੀਂ ਆਉਂਦੀ, ਪਰ ਆਪ ਨੂੰ ਅਪਣੇ ਨਾਮ ਦੀ ਲਾਜ ਹੈ ਕਿ “ਮੇਰਾ ਸਿੱਖ ਕਦੇ 
ਨੀਵਾਂ ਨਹੀਂ, ਸਿੱਖ ਸਦਾ ਉੱਚ ਜੀਵਨ ਵਾਲਾ ਜੀਵ ਹੈ”, ਸੋ ਇਸ ਅਪਣੇ ਬਿਰਦ 
ਕਰਕੇ ਆਪ ਮੈਨੂੰ ਬਖ਼ਸ਼ ਲਓ। ਇਹ ਭਗਤੀ ਭਾਵ ਦੀ ਪੂਰੀ ਤਸਵੀਰ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 71 


ਇਹ ਪਤਾ ਰਹੇ ਕਿ ਜੋ ਆਪਣੇ ਤੋ ਟੇਕ ਚਾ ਕੇ ਸਤਿਗੁਰ ਤੇ ਧਰਦੇ ਹਨ ਓਹ ਨਿਰਬਲ 
ਨਿਤਾਣੇ ਹੋ ਜਾਂਦੇ, ਭੇਤ ਇਹ ਹੈ ਕਿ ਜੋ ਅਪਣੇ ਤੋ” ਟੇਕ ਚੁੱਕ ਕੇ ਸਤਿਗੁਰ ਨਾਲ 
ਪਰੇਮ ਵਿਚ ਜੁੜਦੇ ਹਨ ਉਨ੍ਹਾਂ ਵਿਚ ਸਤਿਗੁਰ ਦੀ ਸੱਤਯਾ ਕੰਮ ਕਰਦੀ ਹੈ, ਓਹ ਸਗੋ' 
ਜਗਤ ਦੇ ਹੰਕਾਰੀ ਟੇਕਾਂ ਵਾਲਿਆਂ ਤੋ ਵਧੇਰੇ ਤਾਕਤ ਵਾਲੇ ਤੇ ਮਜ਼ਬੂਤ ਚਿੱਤ ਵਾਲੇ 
ਹੁੰਦੇ ਹਨ। 
ਕਬਿੱਤ: ਸੁੱਦਰਤਾ ਸਾਲ ਕਰ ਕਰਭ ਬਿਸਾਲ ਕਰ 
ਕਰਿ ਮੱਤ ਚਾਲ ਤਰੁ ਤੁਰਕਨ ਤੋਰੀਆ। 
ਦੁਸ਼ਟਨ ਦੰਡ, ਹਰਿ ਰੂਪ ਗੁਰ ਮੋਰੀਆ। 
ਕਿੰਕਰ ਉਤਾਰਿ ਪਾਰ ਦੀਜੀਏ ਦਿਦਾਰ ਨਿਜ 
ਲਾਗੀ ਤੇਰੇ ਨਾਮ ਤਾਰ ਛੋਰੀ ਆਸ ਹੋਰੀਆ। 
ਪਰਜਯੋ ਦਰਬਾਰ ਸਭੈ ਥਾਂਵ ਨਿਰਧਾਰ ਕਰਿ 
ਮੋਖ ਕੇ ਉਦਾਰ ਤੁਮ ਨਮੋ ਕਰ ਜੋਰੀਆ ॥ ੩੨ ॥ 
ਸੁੰਦਰਤਾ ਸਾਲ=ਸੁੰਦਰਤਾ ਦਾ ਘਰ। ਅਤਿ ਸੁੱਦਰ। ਕਰ=ਹੱਥ, ਬਾਹਵਾਂ। 
ਕਰਭ=ਹਾਥੀ ਦਾ ਬੱਚਾ, ਕੁਮਾਰ ਹਾਥੀ। ਕਰ=ਸੁੰਡ। 
ਕਰਿ=ਕਰੀ-ਹਾਥੀ। ਮੱਤ=ਮਸਤ। ਤਰੁ=ਬ੍ਰਿੱਛ। 
ਤੁਰਕਨ ਤਰੁ=ਤੁਰਕ ਰੂਪੀ ਬ੍ਰਿੱਛ। ਤੋਰੀਆ=ਤੋੜੇ, ਭੰਨ ਘੱਤੇ। 
ਅਵਿਲੈਬ=ਅਸ਼ੂ , ਆਸ਼ੇ ਆਏ, ਆਸ਼੍ਹਿਤ ਆਏ। ਅਥਵਾ ਹਿੰਦੂਆਂ ਨੂੰ ਆਪਣਾ ਆਸਰਾ 
ਦੇ ਕੇ ਤਾਰਿਆ। 
ਭਵਨਿਧਿ=ਸੰਸਾਰ ਰੂਪੀ ਸਮੁੰਦਰ, ਭਵ ਸਾਗਰ। 
ਅੰਬੁ=ਜਲ, ਪਾਣੀ। 
ਦੰਡ=ਸਜ਼ਾ। ਕਈ ਜਗ੍ਹਾ ਪਾਠ ਦੰਭ-ਹੈ, ਜੇ “ਦੰਭ” ਪਾਠ ਹੋਵੇ ਤਾਂ “ਹਰ” ਦੇਹੁਰੀ ਦੀਪਕ 
ਲਗੇਗਾ-ਦੁਸ਼ਟਾਂ ਦਾ ਦੰਭ ਹਰ ਕੇ ਹੇ ਹਰੀ ਰੂਪ !-ਪਰੰਤੂ “ਦੰਭ” ਪਾਠ ਅਸ਼ੁਧ ਜਾਪਦਾ ਹੈ। 
ਕਿੰਕਰ=ਦਾਸ। ਤਾਰ=ਲਿਵ। 
ਨਿਰਧਾਰ=ਨਿਰਣੇ ਕਰਕੇ, ਪਰਖਕੇ। ਭਾਵ ਸਾਰੇ ਆਸਰੇ ਨਿਕੰਮੇ ਪਰਖਕੇ। 
ਉਦਾਰ=ਸਖੀ। ਦਾਤਾ। ਕਰ=ਹੱਥ। ਜੋਰੀਆ=ਜੋੜਕੇ। 
ਅਰਥ: (ਹੇ ਹਰੀ ਰੂਪ ਮੇਰੇ ਗੁਰੂ ! ਦੁਸ਼ਟਾਂ ਨੂੰ ਦੰਡ ਦੇਣ ਵਾਲੇ ! ਤੂੰ) ਮਸਤ ਹਾਥੀ (ਵਾਂਡੂ 
ਗੰਭੀਰ) ਚਾਲੇ (ਟੁਰਦਿਆਂ) (ਅਪਣੀਆਂ) ਕੁਮਾਰ ਹਾਥੀ ਦੀ ਸੁੰਡ ਵਰਗੀਆਂ ਲੰਮੀਆਂ 
(ਅਤੇ) ਅਤਿ ਸੁੰਦਰ (ਸੁਡੌਲ) ਬਾਹਵਾਂ (ਨਾਲ) ਤੁਰਕਾਂ (ਰੂਪੀ) ਬੂਟੇ (ਨੂੰ) ਤੋੜ 
ਸਿੱਟਿਆ ਹੈ। (ਐਉਂ' ਸਾਰੇ) ਦੁਸ਼ਟਾਂ ਨੂੰ ਦੰਡ (ਦੇ ਕੇ) (ਹੇ) ਹਰੀ ਰੂਪ ਮੇਰੇ ਗੁਰੂ ! 
(ਤੂੰ) ਆਸ਼੍ਹਿਤ ਆਏ ਹਿੰਦੂ ਸੰਸਾਰ (ਰੂਪੀ) ਸਮੁੰਦਰ (ਦੇ) ਪਾਣੀਆਂ ਤੋ ਸਾਰੇ ਤਾਰ 
ਦਿੱਤੇ। (ਹੁਣ) ਦਾਸ ਨੂੰ ਪਾਰ ਉਤਾਰੀਏ (ਅਤੇ) ਅਪਣਾ ਦੀਦਾਰ ਬਖਸ਼ੀਏ, (ਇਸ 
ਨੂੰ) ਹੋਰ (ਸਾਰੀਆਂ) ਆਸਾਂ ਛੱਡ ਕੇ (ਇਕ) ਤੇਰੇ ਨਾਮ ਦੀ ਲਿਵ ਲੌਗ ਰਹੀ ਹੈ। 
(ਇਹ ਦਾਸ ਹੋਰ) ਸਾਰੀਆਂ ਥਾਵਾਂ ਪਰਖ ਕੇ (ਤੇਰੇ) ਦਰਬਾਰ ਆ ਪਿਆ ਹੈ, (ਅਤੇ 
ਹੇ) ਮੋਖ ਦੇ ਦਾਤੇ ! ਹੱਥ ਜੋੜ ਕੇ ਤੈਨੂੰ ਨਮਸਕਾਰ ਕਰਦਾ ਹੈ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 72 





ਭਾਵ: ਸਤਿਗੁਰੂ ਜੀ ਤੁਰਕ ਦਮਨ ਦੇ ਉਪਕਾਰੀ ਕੰਮ ਨੂੰ ਮਸਤ ਹਾਥੀ ਦੀ ਬੇਪਰਵਾਹ ਚਾਲ 
ਵਰਣਨ ਕਰਕੇ, ਹਾਥੀ ਦੇ ਬ੍ਿਛਾਂ ਨੂੰ ਸੁੰਡ ਨਾਲ ਤੋੜ ਦੇਣ ਨਾਲ ਉਪਮਾਂ ਦੇ ਕੇ, ਉਨ੍ਹਾਂ 
ਦੀ ਗੰਭੀਰਤਾ, ਬੀਰ ਰਸੀ ਸਮਰੱਥਾ ਤੇ ਅਹਿੱਲ ਆਤਮ ਸੁਭਾਵ ਵਿਚ ਰਹਿ ਕੇ ਐਸੇ 
ਕਠਨ ਕੰਮਾਂ ਦੇ ਕਰਨ ਦੀ ਸੱਤਯਾ ਦਾ ਦਰਸ਼ਨ ਕਰਾਯਾ ਹੈ; ਫੇਰ ਹਿੰਦੂਆਂ ਨੂੰ ਰਾਜਸੀ 
ਦੁੱਖਾਂ ਤੋਂ ਤਾਰਨ ਦੇ ਉਪਕਾਰ ਦਾ ਕਥਨ ਕਰਦੇ ਹੋਏ ਉਨ੍ਹਾਂ ਨੂੰ ਭਵਸਾਗਰ ਤੋ" ਤਾਰ 
ਦੇਣ ਦਾ ਆਤਮਕ ਲਾਭ ਵੀ ਨਾਲ ਹੀ ਦੱਸਦੇ ਹਨ, ਫਿਰ ਅਰਦਾਸ ਕਰਦੇ ਹਨ ਕਿ ਹੇ 
ਐਡੇ ਵੱਡੇ ਕੰਮ ਕਰਨ ਵਾਲੇ ਉਦਾਰ ਤੇ ਸਮਰੱਥ, ਮੈ' ਇਕ ਦਾਸ ਨੂੰ ਵੀ-ਜਿਸਨੇ 
ਸਾਰੀਆਂ ਹੋਰ ਆਸਾਂ ਛੱਡ ਕੇ ਇਕ ਤੇਰੇ ਨਾਮ ਦੀ ਲਿਵ ਦੀ ਡੋਰ ਲਾਈ ਹੈ, ਹਾਂ, ਹੋਰ 
ਆਸਰੇ ਕੱਚੇ ਨਿਰਣੇ ਕਰਕੇ ਤੇਰੇ ਦਰਬਾਰ ਦੀ ਦਰ-ਢੱਠਣੀ ਫੜੀ ਹੈ, ਹਾਂ ਹੇ ਮੁਕਤੀ 
ਦਾਤੇ ! ਮੈਨੂੰ ਬੀ ਪਾਰ ਕਰੋ, ਬਾਰੰਬਾਰ ਨਮਸਕਾਰ ਤੇ ਜੋਦੜੀ ਹੈ ਕਿ ਇਸ ਦਾਸ ਨੂੰ 
ਬੀ ਪਾਰ ਕਰੋ। ਹਾਂ, ਹਰ ਸਿੱਖ ਕਵੀ ਜੀ ਨਾਲ ਇਹੋ ਅਰਦਾਸ ਕਰਦਾ ਹੈ: ਤਾਰੋ, ਹੇ 
ਦਾਤਾ ! ਤਾਰੋ। 
(ਝ) ਗੁਰਮੁਖ-ਵਿਦਯਾ ਤੇ ਨਾਮ ਦਾਤੇ ਦਾ-ਮੰਗਲ। 
ਕਬਿੱਤ: ਨਿਤ ਹੀ ਭਗਤਿ ਰਤ, ਨਾਮ ਕੀਨੋ ਬ੍ਰਿਤਿ ਚਿਤ 
ਸੰਤਨ ਸੋ ਹਿਤ ਅਤਿ, “ਸੰਤ ਸਿੰਘ” ਨਾਮ ਹੈ। 
ਜਾਸ ਬੈਸ ਬਾਲ ਹੂੰ ਤੇ ਭਜਨ ਸੋਂ ਕਾਮ ਹੈ। 
ਜਾਂ ਕੇ ਚਰਨੋਦਕ ਕੀ ਬੂੰਦ ਮੈ ਬਦਨ ਪਾਇ 
ਸੁਮਤਿ ਸਦਨ ਭਯੋ, ਕਦਨ ਬਿਰਾਮ ਹੈ। 
ਤਾਂਕੇ ਅਰਬਿੰਦ ਪਦ ਸੁੰਦਰ ਮੁਕੰਦ ਦੁੰਦ 
ਬੰਦ ਕਰ ਬੰਦਨਾਂ ਸਦਾ ਮੈ” ਸੁਖ ਧਾਮ ਹੈ ॥੩੩॥ 
ਭਗਤਿ=ਭਗਤੀ, ਪਰਮੇਸ਼ੁਰ ਨਾਲ ਪਿਆਰ, ਸੇਵਾ, ਕੀਰਤਨ, ਨਾਮ ਸਿਮਰਣ, ਲਿਵ 
ਆਦਿ। [ਸੰਸ. ਭਕ੍ਹੀ। ਰਤ=ਪ੍ੇਮ। 
ਬ੍ਰਿਤਿ ਚਿਤ=ਚਿੱਤ ਦੀ ਬ੍ਰਿਤੀ। ਬ੍ਰਿਤੀਆਂ ਪੰਜ ਪੁਕਾਰ" ਦੀਆਂ ਹਨ। ਸਾਰੀਆਂ ਚਿੱਤ ਤੋ 
ਉਨਦੀਆਂ ਹਨ। ਅਥਵਾ “ਨਿਰੋਧ” ਤੋ ਉਥਾਨ ਹੋਕੇ ਆਤਮਾ ਚਿੱਤ ਬ੍ਰਿਤੀਆਂ ਨਾਲ ਇਕ ਰੂਪ 
ਹੁੰਦਾ ਹੈ। ਇਹ ਸਾਰੀਆਂ ਬ੍ਰਿਤੀਆਂ ਜੀਵ ਨੂੰ ਸੰਸਾਰਾਕਾਰ ਕਰਦੀਆਂ ਹਨ। ਕਵੀ ਸੰਤੋਖ ਸਿੰਘ 
ਜੀ ਆਪਣੇ ਵਿੱਦਯਾ ਦਾਤੇ ਜੀ ਬਾਬਤ ਦਸਦੇ ਹਨ ਕਿ ਉਨ੍ਹਾਂ ਨੇ ਚਿੱਤ ਦੀ ਬ੍ਰਿਤੀ ਹੀ ਨਾਮ ਕਰ 
ਰੱਖੀ ਹੈ। ਕਟਾਖਸ ਇਹ ਹੈ ਕਿ ਭਗਤੀ ਮਾਰਗ ਦੀ “ਚਿੱਤ ਦੀ ਸਮਾਹਿਤ ਅਵਸਥਾ” ਵਿਚ 
ਰਹਿੰਦੇ ਹਨ। ਉਨ੍ਹਾਂ ਦੀ ਬ੍ਰਿਤੀ ਹੀ ਨਾਮ ਹੋ ਗਈ ਹੈ; ਭਾਵ ਹੈ, ਸਦਾ ਸਹਿਜ ਸਮਾਧੀ ਵਿਚ 
ਰਹਿੰਦੇ ਹਨ, ਜੇ ਉਸ ਤੋ ਉਠਦੇ ਹਨ ਤਦ ਵੀ ਸਾਈਂ ਨਾਲ ਜੁੜਵੇ' ਰੁਖ ਵਾਲੀ ਬ੍ਰਿਤੀ ਵਿਚ 
ਰਹਿੰਦੇ ਹਨ। ਉਹ ਜੀਵਨ ਮੁਕਤ ਹਨ ਪਰ ਸਿੱਖੀ ਆਦਰਸ਼ ਦੇ। 





'ਪਾਠਾਂਤੂ-ਮੇ, ਅਤੇ-ਸੁ-ਬੀ ਹੈ। 

"ਬ੍ਰਿਤੀਆਂ ਅਨੇਕ ਹਨ, ਪਰ ਪੰਜਾਂ ਵਿਚ ਵੰਡੀਆਂ ਜਾਂਦੀਆਂ ਹਨ:-ਪੁਮਾਣ, ਵਿਪਰਯਜਯ, ਵਿਕਲਪ, ਨਿਦ੍ਰਾ, 
ਸਿਮੁਤੀ। ਫੇਰ ਪੁਭਾਵ ਕਰਕੇ ਦੋ ਪ੍ਰਕਾਰ ਦੀਆਂ ਹਨ:-ਕਲਿਸ਼ਟ, ਅਕਲਿਸ਼ਟ। ਤਿੰਨਾਂ ਗੁਣਾਂ ਕਰਕੇ ਬ੍ਰਿਤੀਆਂ 
ਦੇ ਤ੍ਰੈ ਹੋਰ ਰੂਪ ਹਨ:-ਸ਼ਾਂਤ, ਘੋਰ, ਮੂਢ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 73 





ਸੁਜਨ=ਭਲੇ ਪੁਰਖ। ਹਰ ਇਕ ਨਾਲ ਸੱਜਣਤਾਈ ਕਰਨ ਵਾਲੇ, ਸ੍ਰੇਸ਼ਟ, ਨੇਕ, ਸੱਜਣ। 

ਧੀਰ=ਧੀਰਜੀ। ਧੀਰਜ ਵਾਲੇ। 

ਧਰਮ ਬਿਸਾਲ ਧਰਿ=ਵਡੇ ਧਰਮ ਦੇ ਧਾਰਨ ਵਾਲੇ ਹਨ (ਅ) ਵਿ-ਵਿਸ਼ੇਸ਼ ਕਰਕੇ। 
ਸਾਲ=ਸੁਰੇਸ਼ਟ। ਵਡੇ ਸ੍ਰੇਸ਼ਟ ਧਰਮ ਦੇ ਧਾਰਨ ਵਾਲੇ ਹਨ। (ਏ) ਪਰੰਤੂ ਬਿਸਾਲ ਤੋ ਕਵੀ ਦਾ 
ਇਸ਼ਾਰਾ ਸਿੱਖੀ ਮਾਰਗ ਵੱਲ ਹੈ, ਤੇ ਇਹ-ਧਰਿ-ਦਾ ਕ੍ਰਿਯਾ-ਵਿਸ਼ੇਸ਼ਨ ਹੈ ਕਿ-ਧਰਮ ਦੀ 
(ਧਾਰਨਾ ਨੂੰ) (ਬਿਸਾਲ=) ਪੱਕੀ ਤਰ੍ਹਾਂ ਧਾਰਨ ਵਾਲੇ ਹਨ। 

ਬੈਸ=ਉਮਰਾ। ਚਰਨੋਦਕ=ਚਰਨ-ਉਦਕ=ਚਰਨਾਂ ਦਾ ਪਾਣੀ। 

ਬਦਨ=ਮੂੰਹ। ਅਕਸਰ ਅਰਥ ਐਉ' ਕਰਦੇ ਹਨ:-ਜਿਨ੍ਹਾਂ ਦੇ ਚਰਣਾਂਮ੍ਰਿਤ ਦੀ ਬੂੰਦ ਮੂੰਹ 
ਵਿਚ ਪਾ ਕੇ। ਪਰੰਤੂ ਪਾਠ ਹੈ, “ਬੂੰਦ ਮੈ' ਬਦਨ ਪਾਇ'।ਕਵਿ ਜੀ ਦਾ ਕਟਾਖਯ ਇਹ ਜਾਪਦਾ 
ਹੈ ਕਿ ਚਰਣਾਂ ਦੇ ਪਾਣੀ ਦੀ ਬੂੰਦ ਪੀਣੀ ਤਾਂ ਕਿਤੇ ਰਹੀ, ਉਸ ਵਿਚ ਆਪਣਾ ਮੂੰਹ ਦੇਖ ਕੇ। 
ਜਲ ਦੀ ਬੂੰਦ ਸ਼ੀਸ਼ੇ ਵਾਂਡੂ ਸ਼ਫਾਫ ਹੁੰਦੀ ਹੈ, ਉਸ ਵਿਚ ਮੂੰਹ ਦੇਖਣਾ ਮਾਤ੍ਰ ਹੀ ਕਾਫੀ ਹੈ। 
ਮੁਰਾਦ ਇਹ ਹੈ ਕਿ ਉਨ੍ਹਾਂ ਦੇ ਦਰਸ਼ਨ ਮਾਤ੍ਹ ਨਾਲ ਗਯਾਨਵਾਨ ਹੋ ਜਾਈਦਾ ਹੈ। 

ਸੁਮਤਿਸਦਨ=[ਸੁਮਤਿ=ਸ੍ਸ਼ਟ ਬੁਧੀ। ਸਦਨ=ਘਰ] ਵਿਦ੍ਰਾਨ। ਚਤੁਰ। ਪ੍ਰਬੀਨ। 

ਕਦਨ ਬਿਰਾਮ=[ਕਦਨ=ਕੱਟਣ ਵਾਲਾ। ਬਿਰਾਮ=ਟਿਕਾਉ। ਅਰਾਮ] ਅਰਾਮ ਦੇ ਕੱਟਣ 
ਵਾਲਾਂ । 

ਭਾਵ, ਨਾ ਕੇਵਲ ਕਵੀ ਵਿਦਵਾਨ ਹੋ ਗਿਆ ਹੈ, ਸਗੋ ਵਿਦਯਾ ਸਬੰਧੀ ਕੰਮ ਕਰਨ ਵਿਚ 
ਅਰਾਮ ਦੇ ਕੱਟਣ ਵਾਲਾ, ਭਾਵ ਅਥੱਕ ਮਿਹਨਤੀ-ਅਥੱਕ ਕੰਮ ਕਰਨ ਵਾਲਾ-ਹੋ ਗਿਆ ਹੈ। 
(ਅ)।ਕਦਨ=ਦੁਖ, ਪਾਪ, ਕਲੇਸ਼। ਬਿਰਾਮ=ਸਮਾਪਤੀ, ਅੰਤ] ਦੁਖਾਂ ਦੀ ਸਮਾਪਤੀ ਹੋ ਗਈ 
ਹੈ। 

ਅਰਬਿੰਦ=ਕਮਲ। ਅਰਬਿੰਦ ਪਦ=ਕਮਲਾਂ ਵਰਗੇ ਪੈਰ। 

ਚਰਣਾਰਬਿੰਦ। ਮੁਕੰਦ=ਮੁਕਤੀ ਦਾਤਾ। 

ਦੁੰਦ=ਦੋ। ਜੇ “ਕਰ” ਨਾਲ ਇਹ ਪਦ ਲਗੇ ਤਾਂ, “ਦੁੰਦ ਕਰ `=ਦੋਵੇਂ ਹੱਥ। (ਅ) ਜੇ ਦੁੰਦ 
ਨੂੰ ਪਿੱਛੇ ਲਾਈਏ ਤਾਂ, 'ਦੁੰਦ ਪਦ`=ਦੋਹਾਂ ਚਰਨਾਂ ਉਤੇ। (ਏ) ਜੇ ਦੁੰਦ ਨੂੰ ਦੂੰਦ ਪੜ੍ਹੀਏ 
ਤਾਂ=ਦੋ ਪਰਸਪਰ ਵਿਰੋਧੀ ਸੈਆਂ ਦਾ ਜੋੜਾ, ਜੈਸੇ ਕਾਲਾ ਚਿੱਟਾ, ਸਰਦੀ ਗਰਮੀ, ਸੁਖ ਦੁਖ, 
ਪਾਪ ਪੁੰਨ। ਭਾਵ ਮਾਯਕ ਜੀਵ ਦ੍ਰੰਦਾਂ ਵਿਚ ਫਸੇ ਹੀ ਮਰ ਜੰਮ ਰਹੇ ਹਨ। ਇਹ ਅਰਥ 
ਲਾਉਣਾ ਹੋਵੇ ਤਾਂ “ਮੁਕੰਦ ਦੁੰਦ” ਪਾਠ ਹੋਊ, ਅਰਥਾਤ, ਦ੍ਰੰਦਾਂ ਤੋਂ ਮੁਕਤੀ ਦਾਤਾ ਹਨ। 

ਸੁਖ ਧਾਮ ਹੈ=ਮੇਰੇ (ਵਿਦਯਾ ਉਸਤਾਦ) ਸੁਖ ਦਾ ਧਾਮ (ਘਰ) ਹੈਨ। (ਅ) ਮੈ (ਨਿਤ 
ਬੰਦਨਾ ਕਰਕੇ) ਸੁਖ ਦਾ ਧਾਮ ਹੋਇਆ ਹਾਂ। (ਏ) ਅਸ਼ੀਰਬਾਦ ਮੰਗਦੇ ਹਨ ਕਿ ਮੈ ਅਪਣੇ 
ਉਸਤਾਦ ਨੂੰ ਬੰਦਨਾਂ ਕਰਕੇ ਸੁਖ ਦਾ ਧਾਮ ਹੋਵਾਂ। “ਹੈ” ਨੂੰ ਫੇਰ 'ਹੂੰ ` ਪੜ੍ਹਨਾ ਪਵੇਗਾ। 
ਅਰਥ: (ਮੇਰੇ ਵਿਦਯਾ ਦਾਤੇ ਜਿਨ੍ਹਾਂ ਦਾ) ਨਾਮ “ਸੰਤ ਸਿੰਘ” ਹੈ, (ਜਿਨ੍ਹਾਂ ਦਾ) ਗੁਰਮੁਖਾਂ ਨਾਲ 

ਅਤਿ ਹਿਤ ਹੈ, (ਜਿਨ੍ਹਾਂ ਦਾ) ਸਦਾ ਭਗਤੀ (ਵਿਚ) ਪ੍ਰੇਮ ਹੈ, ਨਾਮ (ਸਿਮਰਣ) ਨੂੰ 
(ਜਿਨ੍ਹਾਂ) ਚਿਤ ਦੀ ਬ੍ਰਿਤੀ ਹੀ ਬਣਾ ਲਿਆ ਹੈ। 





ਅਥਵਾ ਜੜ੍ਹਤਾ ਦੇ ਨਾਸ਼ ਕਰਨ ਵਾਲਾ, ਯਾ ਚੰਚਲਤਾਈ ਦੂਰ ਕਰਨ ਵਾਲਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 74 





(ਸੁਭਾਵ ਦੇ) ਦਿਆਲੂ, (ਲੋਕਾਂ ਨਾਲ) ਸੱਜਣਤਾਈ ਕਰਨ ਵਾਲੇ, (ਹੌਂਸਲੇ ਦੇ) ਧੀਰਜੀ, 


(ਸਿੱਖੀ) ਧਰਮ (ਦੀ ਧਾਰਨਾ) ਪੱਕੀ ਤਰ੍ਹਾਂ ਨਾਲ ਧਾਰਨ ਵਾਲੇ, ਜਿਨ੍ਹਾਂ ਨੂੰ ਬਾਲਕ 
ਅਵਸਥਾ ਤੋ" ਹੀ ਭਜਨ ਨਾਲ ਕੰਮ ਹੈ। 


ਜਿਨ੍ਹਾਂ ਦੇ ਚਰਣਾਂ ਦੀ ਬੂੰਦ ਵਿਚ ਮੂੰਹ ਪਾਕੇ (ਭਾਵ ਵੇਖਕੇ, ਕਵਿ) ਸ੍ਰੇਸ਼ਟ ਬੁੱਧੀ ਦਾ ਘਰ 


(ਵਿਦਹਾਨ) ਹੋ ਗਿਆ ਹੈ, ਅਰ ਅਥੱਕ ਕੰਮ ਕਰਨ ਵਾਲਾ ਹੋ ਗਿਆ ਹੈ (ਅਥਵਾ) 
ਉਸਦੇ ਕਲੇਸ਼ਾਂ ਦਾ ਅੰਤ ਹੋ ਗਿਆ ਹੈ)। 


ਉਨ੍ਹਾਂ ਦੇ ਸੁੰਦਰ ਚਰਣਾਰਬਿੰਦ (ਉਤੇ ਜੋ) ਮੁਕਤੀ ਦੇ ਦਾਤਾ (ਤੇ) ਸੁੱਖਾਂ ਦਾ ਘਰ ਹਨ ਦੋਵੇ' 


ਭਾਵ . 


ਹੱਥ (ਜੋੜਕੇ) ਮੈ ਸਦਾ ਬੰਦਨਾ ਕਰਦਾ ਹਾਂ। 
ਹੁਣ ਕਵਿ ਜੀ ਆਪਣੇ ਵਿੱਦਯਾ ਦਾਤੇ ਭਾਈ ਸੰਤ ਸਿੰਘ ਜੀ ਦਾ ਮੰਗਲ ਕਰਦੇ ਹਨ, 
ਨਾਮ ਦੱਸਦੇ ਹਨ “ਸੰਤ ਸਿੱਘ।” ਉਨ੍ਹਾਂ ਦੇ ਗੁਣ ਦੱਸਦੇ ਹਨ ਕਿ ਸੰਤਾਂ ਦੇ ਪ੍ਰੇਮੀ, 
ਭਗਤੀ ਉਨ੍ਹਾਂ ਦਾ ਮਾਰਗ ਸੀ, ਜੋ ਸਿੱਖੀ ਦਾ ਇਕ ਮੁੱਖ ਅਸੂਲ ਹੈ ਤੇ ਨਿਰੇ ਨਾਮ 
ਧੁੀਕ ਸਿੱਖ ਨਹੀਂ, ਪਰ ਨਾਮ ਦੇ ਰੰਗ ਵਾਲੇ, ਸੁਭਾਵ ਦੇ ਦਿਆਲੂ, ਜਗਤ ਦੇ ਸੱਜਣ, 
ਧੀਰਜੀ ਤੇ ਪੱਕੇ ਸਿੰਘ। ਉਨ੍ਹਾਂ ਦੀ ਸੁਹਬਤ, ਸੇਵਾ ਤੇ ਸ਼ਾਗਿਰਦੀ ਵਿੱਚ ਮੈ “ਵਿਦਯਾ” 
ਅਰ “ਆਚਰਣ” ਤੇ “ਨਾਮ” ਸਿਖਿਆ ਹੈ, ਉਨ੍ਹਾਂ ਪ੍ਰਤੀ ਮੇਰੀ ਬੰਦਨਾ ਹੈ। “ਬੂੰਦ ਸੈ' 
ਬਦਨ ਪਾਇ” ਤੋ ਵਿ 
ਅਗਲੇ ਸਮੇ ਲੋਕ ਅਪਣੇ ਉਸਤਾਦਾਂ ਦੀ ਬੜੀ ਇੱਜ਼ਤ ਤੇ ਸਤਿਕਾਰ ਕਰਦੇ ਸਨ, ਤੇ 
ਫੇਰ ਨਾਮ ਵਾਲੇ, ਉੱਚੇ ਜੀਵਨ ਵਾਲੇ ਗੁਰਮੁਖਾਂ ਦੇ, ਜਿਨ੍ਹਾਂ ਤੋ ਨਾਮ ਦਾ ਰਸ ਪ੍ਰਾਪਤ 
ਬਹੁਤ ਪ੍ਰੇਮ ਵਿਚ ਰਹਿੰਦੇ ਸਨ। ਅੱਜ ਕਲ ਮਦਰੱਸਿਆਂ ਦੇ ਉਸਤਾਦ ਨੌਕਰ 
ਹੁੰਦੇ ਹਨ, ਘਰਾਂ ਵਿਚ ਬੀ ਉਸਤਾਦ “ਨੌਕਰ” ਰੱਖੀਦੇ ਹਨ, ਇਸ ਕਰਕੇ (ਤੇ ਪੱਛੋ' 
ਵਿਚ ਜੋ ਸਤਿਕਾਰ ਉਸਤਾਦਾਂ ਦਾ ਹੈ ਉਸ ਤੋ' ਬੀ ਨਾਵਾਕਫ ਹੋਣ ਕਰਕੇ) ਲੋਕਾਂ ਵਿੱਚ 
ਉਸਤਾਦ ਲਈ ਬੇਸਤਿਕਾਰੀ ਦਾ ਮਾਦਾ ਵਧ ਗਿਆ ਹੈ। “ਮਨ ਵਿਚ ਅਪਣੇ ਹੁਨਰ ਦੇ 
ਕਮਾਲ” ਉਪਰ “ਨਿਰਸੰਸ਼ੇ ਵਿਸ਼ਵਾਸ” ਲਈ “ਉਸਤਾਦ” ਦੀ ਮੇਹਰ ਤੇ “ਸਫਲ 
ਦਾਨ” ਦਾ ਕੋਈ ਐਸਾ ਅਸਰ ਹੈ ਜੋ ਯਕੀਨੀ ਵਸਤੂ ਹੈ। ਉਸਤਾਦਾਂ ਦੀ ਘਾਲ ਨੂੰ 
ਵਿਸਾਰਨਾ, ਜਿਨ੍ਹਾਂ ਤੋਂ ਸਿੱਖਣਾ ਉਨ੍ਹਾਂ ਦੇ ਦਿਲ ਨੂੰ ਠੁਹਕਰ ਦੇਣੀ ਕ੍ਰਿਤਘਣਤਾ ਹੈ। 
ਹੁਣ ਪੱਛਮ ਵਾਲੇ ਬੀ “ਉਸਤਾਦਾਂ ਦੀ ਛੁਹ (ਸੁਹਬਤ) ਨਾਲ ਵਿਦਯਾ ਪ੍ਰਾਪਤੀ” ਦੇ 
ਸੱਚ ਨੂੰ ਅਨੁਭਵ ਕਰਨ ਲੌਂਗ ਪਏ ਹਨ। 


ਅਪਣੇ ਹੁਨਰ ਦੇ ਕਮਾਲ ਨੂੰ ਕਵਿ ਜੀ ਉਸਤਾਦ ਦੀ ਮਿਹਰ ਦੱਸਦੇ ਹਨ, ਫੇਰ ਗੁਰ ਪ੍ਰਤਾਪ 


ਸੂਰਜ, ਸ਼ੀ ਗੁਰੂ ਨਾਨਕ ਪੁਕਾਸ਼ ਵਰਗੇ ਵਿਸ਼ਾਲ ਗੁੰਥ ਉੱਚੀ ਕਵਿਤਾ ਵਿਚ ਲਿਖਣ 
ਦੇ ਸਿਵਾ ਹੋਰ ਕਿਤਨੇ ਗ੍ਰੰਥ: ਜਪੁਜੀ ਸਾਹਿਬ ਦੀ ਟੀਕਾ, ਨਾਮ ਕੋਸ਼, ਵਾਲਮੀਕੀ 
ਰਾਮਾਯਣ ਦਾ ਅਨੁਵਾਦ, ਤੇ ਆਤਮ ਪੁਰਾਣ ਦਾ ਟੀਕਾ ਆਦਿ ਗ੍ਰੰਥ ਲਿਖ ਸੱਟਣੇ ਇਹ 
ਉਨ੍ਹਾਂ ਦੀ ਅਥੱਕ ਮਿਹਨਤ “ਕਦਨ ਵਿਰਾਮ ਦਾ ਪਰਤੱਖ ਨਮੂਨਾ ਹੈ। ਫਿਰ ਉਸਤਾਦ 
ਦੇ ਚਰਣਾਂ ਨੂੰ ਮੁਕੰਦ-ਮੁਕਤੀ ਦਾਤਾ-ਕਹਿੰਦੇ ਹਨ, ਜਿਸਦਾ ਭਾਵ ਹੈ ਕਿ-ਨਾਮ ਰਸ 
ਦੀ ਪ੍ਰਾਪਤੀ-ਬੀ ਉਨ੍ਹਾਂ ਤੋ' ਹੋਈ ਹੈ। ਸੋ ਭਾਈ ਸਾਹਿਬ ਸੰਤ ਸਿੰਘ ਜੀ ਉਨ੍ਹਾਂ ਦੇ ਨਾ 





`ਭਾਈ ਸੰਤ ਸਿੰਘ ਜੀ ਦੇ ਸੰਖੇਪ ਹਾਲ ਲਈ ਪੜ੍ਹੋ ਇਸੇ ਗੁੰਥਾਵਾਲੀ ਦੀ ਪਹਿਲੀ ਜਿਲਦ “ਪੁਸਤਾਵਨਾ” ਦਾ 
ਸਿਰਨਾਮਾ “ਵਿੱਦਯਾਦਾਤਾ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ ਸੀ 





ਕੇਵਲ ਵਿਦਯਾ ਦਾਤੇ ਸਨ, ਪਰ ਨਾਮ ਅਭਯਾਸ ਤੇ ਆਤਮ ਰਸਤੇ ਦੇ ਉਸਤਾਦ 
(ਗੁਰਮੁਖ) ਬੀ ਉਹੀ ਸਨ । 
(ਵ) ਨਾਮ-ਗੁਰ ਮੰਤ ਤੇ ਨਾਮ ਮਹਾਤਮ-ਮੰਗਲ। 
ਦੋਹਰਾ: ਵਾਹਿਗੁਰੂ ਸਤਿਨਾਮ ਕੋ ਬੰਦਨ ਬਾਰੰਬਾਰ। 
ਬੰਧ ਨਿਕੰਦਨ, ਸੁਖ ਸਦਨ, ਦੁਖ ਮਰਦਨ ਨਿਰਧਾਰ ॥ ੩੪ ॥ 
ਵਾਹਿਗੁਰੂ=ਅਕਾਲ ਪੁਰਖ ਦਾ ਓਹ ਨਾਮ ਹੈ ਜਿਸ ਨੂੰ ਸਿੱਖ ਮੰਤ੍ਰ ਕਰਕੇ ਜਪਦੇ ਹਨ। 
ਸਤਿਨਾਮ=ਸੱਚਾ ਨਾਮ, ਵਿਸ਼ੇਸ਼ਣ ਹੈ ਏਥੇ “ਵਾਹਿਗੁਰੂ ` ਦਾ। ਉੱਵ “ਸਤਿਨਾਮ” ਆਪ ਵੀ 
ਵਾਹਿਗੁਰੂ ਜੀ ਦਾ ਸਰੂਪ ਲਖਾਯਕ ਨਾਮ ਹੈ ਤੇ ਰਬ ਜੀ ਦੇ ਨਾਂਵਾਂ ਵਿੱਚੋਂ ਇੱਕ ਨਾਮ ਗਿਣਿਆ 
ਗਿਆ ਹੈ। ਇਸ ਸੂਰਤ ਵਿਚ “ਸਤਿਨਾਮ ਵਾਹਿਗੁਰੂ ` ਸਾਰਾ ਇਕ ਪਦ ਵਾਂਡੂ ਬੀ ਹੋਵੇਗਾ, 
ਪਰੰਤੂ ਅਗੇ ਚੱਲਕੇ ਪਤਾ ਲਗਦਾ ਹੈ ਕਿ ਕਵਿ ਜੀ ਏਥੇ ਨਿਰਾ “ਵਾਹਿਗੁਰੂ” ਨਾਮ ਨੂੰ 
ਨਮਸਕਾਰ ਕਰ ਰਹੇ ਹਨ। 
ਨਿਕੰਦਨ=ਕੱਟਣ ਵਾਲਾ, ਨਾਸ਼ ਕਰਨ ਵਾਲਾ। ਸਦਨ=ਘਰ। 
ਮਰਦਨ=ਮਲ ਸਿੱਟਣ ਵਾਲਾ। 
ਨਿਰਧਾਰ=ਨਿਸ਼ਚੇ। (ਅ) ਮਨ ਵਿਚ ਧਾਰਨ ਕੀਤਾ ਹੈ। ਨਿਸ਼ਚੇ ਕੀਤਾ ਹੈ। 
ਅਰਥ: (ਅਕਾਲ ਪੁਰਖ ਜੀ ਦੇ) ਸੱਚੇ ਨਾਮ-ਵਾਹਿਗੁਰੂ-ਨੂੰ ਵਾਰ ਵਾਰ (ਮੇਰੀ) ਨਮਸਕਾਰ 
(ਹੋਵੇ, ਜੋ ਨਿਸ਼ਚੇ (ਲੋਕ ਪੁਲੋਕ ਦੀਆਂ) ਬੰਦਸ਼ਾਂ ਦੇ ਕੱਟਣ ਵਾਲਾ ਹੈ, (ਦੋਹੀਂ ਲੋਕੀਂ) 
ਸੁਖ ਦਾ ਘਰ ਹੈ, (ਤੇ ਸਭ ਕਿਸਮ ਦੇ) ਦੁੱਖਾਂ ਨੂੰ ਮਲ ਸਿੱਟਣੇ ਵਾਲਾ ਹੈ। 
ਨਾਮ ਨੂੰ ਪ੍ਰੇਮ ਰੂਪ ਜਾਣਕੇ ਇਸਦੇ ਪ੍ਰਵਾਹ ਵਿਚ ਪਏ ਪ੍ਰੇਮੀ ਕਵੀ ਜੀ ਨਾਮ ਨੂੰ ਇਕ 
ਹਨ। ਫਿਰ ਉਸ ਨਾਮ ਦੀ ਤਾਸੀਰ ਦੱਸਦੇ ਹਨ, ਦੁਖ ਨਾਸ਼ ਕਰਨ ਵਾਲਾ, ਬੰਧਨ 
ਕੱਟਣ ਵਾਲਾ ਤੇ ਸੁਖਦਾਤਾ। ਆਪ ਇਹ ਸੁਣੀ ਸੁਣਾਈ ਗੱਲ ਨਹੀਂ ਦੱਸਦੇ, ਆਪ 
ਇਸਨੂੰ ਧਾਰਨ ਕਰਕੇ-ਪਰਖ, ਪਰਤਾ, ਪ੍ਰਾਪਤੀ ਕਰਕੇ-ਦੱਸਦੇ ਹਨ। 
ਅਗਲੇ ਛੰਦਾਂ ਵਿਚ ਹੁਣ ਕਵਿ ਜੀ ਨਾਮ ਦੇ ਜੋ ਵਿਸ਼ੇਸ਼ਨ ਏਥੇ ਕਥੇ ਅਤੇ ਹੋਰ ਮਹਾਤਮਾਂ ਨੇ 
ਹੋਰਥੇ ਕਥੇ ਹਨ ਉਨ੍ਹਾਂ ਦਾ ਵਿਸਥਾਰ ਪੂਰਵਕ ਕਥਨ ਕਰਨਗੇ। 
ਚੌਪਈ: ਵਾਹਿਗੁਰੂ ਬਰ ਸੁੰਦਰ ਨਾਮੂ। 
ਸਦਾ ਸਵਾਰੇ ਹਮਰੇ ਕਾਮੂ। 
ਇਕ ਅਵਿਲੈਬ ਨਾਮ ਕੋ ਜਾਨਾ। 
ਕਲੀ ਕਾਲ ਸਮਰੱਥ ਨ ਆਨਾ ॥੩੫॥ 





ਦੇਖੋ ਇਸੇ ਗੁੰਥਾਵਲੀ ਦੀ ਪਹਿਲੀ ਪੋਥੀ “ਪੁਸਤਾਵਨਾ” ਦਾ ਅੰਕ ੨ “ਵਿਦਯਾ-ਅੰਮ੍ਿਤਸਰ ਨਿਵਾਸ” ਵਾਲਾ 
ਲੇਖ। 

`'੧ਉਂ `ਸਤਿਨਾਮੁ...... “ਸਾਰੇ ਮੂਲ ਮੰਤ੍ਰ ਵਿਚ ਜਿਸ “ਸਦਾ ਸਥਿਰ” ਵਜੂਦ ਯਾ ਹਸਤੀ ਦਾ ਪਤਾ ਦਿੱਤਾ ਹੈ 

ਉਸ ਦੀ ਪ੍ਰਾਪਤੀ ਲਈ 'ਵਾਹਿਗੁਰੂ ` ਗੁਰਮੰਤਰ ਹੈ। ਯਥਾ “ਵਾਹਿਗੁਰੂ ਗੁਰ ਮੰਤ੍ਰ ਹੈ ਜਪ ਹਉਮੈ' ਖੋਈ'। ਭਾ: 
ਗੁ: ਵਾ: ੧੩-੨] ਤੇ ਇਹ ਗੁਰ ਮੰਤੁ ਗੁਰ ਨਾਨਕ ਦੇਵ ਜੀ ਦਿੱਤਾ ਸੀ:-'ਵਾਹਿਗੁਰੂ ਗੁਰ ਸ਼ਬਦ ਸੁਣਾਯਾ'[ਭਾ: 
ਗੁ: ਵਾ: ੨੪-੧] 

"ਪਾਠਾਂਤੂ-ਸਵਾਰ ਹਮਾਰੇ-ਬੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 76 





ਬਰ=ਸ੍ੇਸ਼ਟ। ਕਾਮੂ=ਕੰਮ। ਅਵਿਲੈਬ=ਆਸਰਾ। 
ਕਲੀ ਕਾਲ=ਕਲਜੁਗ ਦੇ ਸਮੇਂ। ਆਨਾ=ਹੋਰ। 
ਅਰਥ: ਵਾਹਿਗੁਰੂ ਸ੍ਰੇਸ਼ਟ (ਤੇ) ਸੁੰਦਰ ਨਾਮ ਹੈ (ਅਕਾਲ ਪੁਰਖ ਦਾ, ਜੋ) ਸਾਡੇ ਕੰਮ ਸਦਾ 
ਸਵਾਰਦਾ ਹੈ। ਕਲਿਜੁਗ (ਵਿਚ) ਹੋਰ (ਕੋਈ ਸਾਧਨ) ਸਮਰੱਥਵਾਨ ਨਹੀਂ ਹੈ, (ਇਸ 
ਕਰਕੇ ਅਸਾਂ) ਇਕ (ਪਰਮੇਸ਼ੁਰ ਦੇ) ਨਾਮ ਨੂੰ ਹੀ (ਆਪਣਾ) ਆਸਰਾ ਜਾਣਿਆ ਹੈ। 
ਸਦਾ ਲੋਕ ਪਰਲੋਕ ਸਹਾਈ। 
ਨਾਮ ਲੈਤਿ ਹੀ ਬਿਘਨ ਪਰਾਈ। 
ਹਰਹਿ ਕਾਲਕਲਿ ਕਲੁਖ ਸਦੂਖਨ। 
ਨਾਮ ਕਰਯੋ ਜਿਨ ਗੂੀਵਾ ਭੂਖਨ ॥੩੬॥ 
ਲੋਕ=ਇਸ ਜਗਤ ਵਿਚ। 
ਪਰਲੋਕ=ਆਉਣ ਵਾਲੇ ਜਗਤ ਵਿਚ। 
ਸਹਾਈ=ਜੋ ਸਹਾਯਤਾ ਕਰੇ। ਮਦਦਗਾਰ, ਵੇਲੇ ਸਿਰ ਕੰਮ ਆਉਣ ਵਾਲਾ। 
ਬਿਘਨ=ਰੋਕ, ਮੁਸ਼ਕਲ, ਤਕਲੀਫ, ਥਕੜ। 
ਪਰਾਈ=ਨੌਸ ਜਾਂਦੇ ਹਨ।ਪਲਾਯਨ=ਨੌਸ ਜਾਣਾ] 
ਹਰਹਿ=ਹਰ ਲੈਦਾ ਹੈ, ਚੁਰਾ ਲੈਂਦਾ ਹੈ। ਦੂਰ ਕਰ ਦੇੱਦਾ ਹੈ। 
ਕਲਿ=ਪਿਛਲੀ ਚੌਪਈ ਵਿਚ ਕਹੇ-ਕਲੀ ਕਾਲ ਦਾ-ਹੀ ਉਲਟਵਾਂ ਰੂਪ ਹੈ “ਕਾਲ ਕਲਿ”। 
ਮੁਰਾਦ ਹੈ-ਇਸ ਜੁਗ ਤੋਂ, ਜੋ ਜੁਗ ਹੀ ਪਾਪਮਯ ਕਹੀਦਾ ਹੈ। ਇਸ ਪਦ ਦਾ ਅਰਥ-ਕਾਲ ਤੇ 
ਕਲਿਜੁਗ ਦੇ ਪਾਪ-ਵੀ ਲਾਈਦੇ ਹਨ। 
ਕਲੁਖ=ਮੈਲ, ਮਲੀਨਤਾਈ, ਪਾਪ। 
ਸਦੂਖਨ=[ਸ-ਦੂਖਣ] ਦੂਖਣ ਉਹੀ ਪਦ ਹੈ ਜਿਸ ਨੂੰ ਪੰਜਾਬੀ ਵਿਚ-ਦੂਸ਼ਣਾਂ ਲਗ ਗਈ- 
ਕਹਿੰਦੇ ਹਨ। ਜਿਵੇ, ਚੰਦ ਨੇ ਕੋਈ ਪਾਪ ਕੀਤਾ ਉਸਦੀ ਦੂਸ਼ਣਾ ਲੌਗੀ। ਸੋ ਦੂਖਨ ਦਾ ਅਰਥ 
ਹੈ ਪਾਪ ਤੇ ਉਨ੍ਹਾਂ ਦੀ ਕਲੈਕਤਾਈ। ਤੁਕ ਦਾ ਭਾਵ ਹੈ, ਕਲਿਜੁਗ ਦੇ ਪਾਪ ਤੇ ਪਾਪਾਂ ਦੀ 
ਦੂਸ਼ਣਾਂ ਨੂੰ ਦੂਰ ਕਰਦਾ ਹੈ। 
“ਸ” ਜੋ ਦੂਖਨ ਦੇ ਪਹਿਲੇ ਹੈ ਇਹ ਇਸਦੇ ਨਾਲ ਦਾ ਨਹੀਂ, ਇਹ-ਹਰਹਿ-ਦੇ ਨਾਲ ਹੈ:- 
ਸਹਰਹਿ=ਭਲੀ ਪੁਕਾਰ ਹਰਦਾ ਹੈ। ਛੰਦ ਦੇ ਵਜ਼ਨ ਲਈ-ਸ-ਅੱਗੇ ਜਾ ਲੌਗਾ ਹੈ। 
(ਅ) ਸਹਿਤ ਦੂਸ਼ਣਾਂ ਦੇ। 
ਗੂੀਵਾ ਭੂਖਨ=ਗਲੇ ਦਾ ਗਹਿਣਾ, ਗਲੇ ਦਾ ਹਾਰ, ਮੁਹਾਵਰਾ ਹੈ-ਨਿਤ ਪਤਿ ਨਾਲ 
ਰਹਿਣਾ। ਤੁਕ ਦਾ ਅਰਥ ਹੈ, ਜਿਸਨੇ ਨਾਮ ਨੂੰ ਨਿਰੰਤਰ ਧਾਰਨ ਕੀਤਾ ਹੈ। ਦੂਸਰਾ ਕਟਾਖ੍ਯ 
ਗਲੀ ਦੀ ਨਾਨ ਰਿ ਦਿ ਹੈ ਕਿ ਦਹੀ ਗਲਾ ਕਿਉਕਿ ਵਿਜੇ ਗਲ ਦੇ ਜਾਤ 
ਰਹਿਣ ਨੂੰ” ਕੰਠ ਹੋ ਜਾਣਾ ਵੀ ਕਹਿੰਦੇ ਹਨ। 
ਅਰਥ: (ਨਾਮ) ਲੋਕ ਤੇ ਪੁਲੋਕ ਦਾ ਸਦਾ ਸਹਾਈ ਹੈ। ਨਾਮ ਦੇ ਲੈਂਦਿਆਂ ਹੀ (ਸਾਰੇ) ਵਿਘਨ 
ਨੌਸ ਜਾਂਦੇ ਹਨ। ਜਿਨ੍ਹਾਂ ਨੇ ਨਾਮ ਨੂੰ ਗਲੇ ਦਾ ਗਹਿਣਾ ਬਣਾਇਆ ਹੈ (ਉਨ੍ਹਾਂ ਦੇ) 
ਕਲੀ ਕਾਲ ਦੇ ਪਾਪਾਂ (ਤੇ ਪਾਪਾਂ ਦੀਆੰ) ਦੂਸ਼ਣਾਂ ਨੂੰ (ਨਾਮ) ਦੂਰ ਕਰ ਦੇੱਦਾ ਹੈ। 
ਦੋਹਰਾ: ਮੰਗਲ ਸੁਖ ਕਲਿਆਨਦਾ, ਕਰਹਿ ਅਮੰਗਲ ਹਾਨ। 
ਜਪਤਿ ਜਪਤਿ ਸੀ ਨਾਮ ਕੋ, ਪੁਗਟੈ ਉਰ ਮੈ ਗਜਾਨ ॥੩੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 77 





ਮੰਗਲ=ਭਲਿਆਈ, ਮਨ ਦੀ ਮੁਰਾਦ ਦੀ ਪੂਰਨਤਾਈ। 
ਸੁਖ=ਮਨ, ਸਰੀਰ ਤੇ ਆਤਮਾ ਦੇ ਆਰਾਮ। 
ਕਲਿਆਨ=ਸ਼ੁਭ ਹਾਲਤ। ਦਾ=ਦੇਣ ਵਾਲਾ। 
ਅਮੰਗਲ=ਵਿਘਨ, ਨਾ ਖੁਸ਼ੀ, ਬੁਰਿਆਈ, ਮੰਦਾ। 
ਅਰਥ: (ਨਾਮ) ਮੁਰਾਦਾਂ ਦੀ ਪੂਰਨਤਾਈ, ਸੁਖ ਅਤੇ ਸ਼ੁਭ ਅਵਸਥਾ ਦਾ ਦਾਤਾ ਹੈ, ਤੇ (ਇਨ੍ਹਾਂ 
ਦੀ ਪਾਪਤੀ ਵਿਚ ਅਟਕ ਪਾਉਣ ਵਾਲੇ ਸਾਰੇ) ਅਮੰਗਲਾਂ ਦੀ ਹਾਨੀ ਕਰਦਾ ਹੈ। (ਇਹ 
ਫਲ ਕਾਮਨਾ ਧਾਰ ਕੇ ਜਪਣ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ)। (ਨਿਸ਼ਕਾਮ ਅਰਾਧਨਾਂ 
ਵਾਲਿਆਂ ਦੇ) ਹਿਰਦੇ ਵਿਚ ਸ਼੍ਰੀ ਨਾਮ ਨੂੰ ਜਪਦਿਆਂ ਜਪਦਿਆਂ ਗਯਾਨ ਪ੍ਰਗਟ ਹੋ 
ਆਉਂਦਾ ਹੈ। 
ਕਾਮਨਾ ਰੱਖ ਕੇ ਨਾਮ ਜਪਦੇ ਹਨ ਉਨ੍ਹਾਂ ਦੇ ਵਿਘਨਾਂ ਦਾ ਨਾਸ਼ ਹੁੰਦਾ ਹੈ, ਸੁਖ ਤੇ ਸ਼ੁਭ 
ਹਾਲਤ ਹੁੰਦੀ ਹੈ ਤੇ ਕਾਮਨਾ ਪੂਰਨ ਹੁੰਦੀ ਹੈ, ਪਰ ਜੋ ਨਿਸ਼ਕਾਮ ਹੋਕੇ ਜਪਦੇ ਹਨ 
ਉਨ੍ਹਾਂ ਦੇ ਹਿਰਦੇ ਗਜਾਨ ਉਪਜਦਾ ਹੈ। ਨਾਮ ਸਿਮਰਣ ਨਾਲ ਮਨ ਹੋਰ ਫੁਰਨਿਆਂ ਤੋਂ 
ਹਟਦਾ ਹਟਦਾ ਇਕ ਨਾਮ ਦੇ ਫੁਰਨ ਤੇ ਆ ਟਿਕਦਾ ਹੈ, ਐਉ ਏਕਾਗੂਤਾ ਹੋ ਜਾਂਦੀ 
ਹੈ। ਫਿਰ ਜਪਣ ਵਾਲਾ ਪ੍ਰੇਮੀ ਧੂਵਾ ਰੱਬ ਦਾ ਰੱਖਦਾ ਹੈ ਕਿ ਜਿਸਦਾ ਨਾਮ ਜਪਦਾ ਹੈ, 
ਉਸਨੂੰ ਅਪਣੀ ਯਾਦ ਦਾ ਅਮਸ਼੍ਹਾ ਬਨਾਉਂਦਾ ਹੈ। ਯਾਦ ਪ੍ਰੇਮ ਦਾ ਸਰੂਪ ਹੈ, ਸੋ “ਸਾਈਂ 
ਪਰੋਮ ਰੂਪ ਨਾਮ” ਉਸਨੂੰ ਸਾਈਂ ਦੇ ਨੇੜੇ ਲੈ ਜਾਂਦਾ ਹੈ, ਸਾਈਂ ਪ੍ਰਕਾਸ਼ ਸਰੂਪ ਹੈ, ਉਹ 
ਗਯਾਨ ਸਰੂਪ ਹੈ, ਸੋ ਧਜਾਉਣ ਵਾਲਾ ਉਸੇ ਦੇ ਪ੍ਰਕਾਸ਼ ਸਰੂਪ ਤੋ" ਗਯਾਨ ਦਾ ਪ੍ਰਕਾਸ਼ 
ਪ੍ਰਾਪਤ ਕਰ ਲੈਂਦਾ ਹੈ। ਐਉੱ' ਗਯਾਨ ਅੰਦਰ ਪ੍ਰਗਟਦਾ ਹੈ। 
ਅੱਗੇ ਹੁਣ ਨਾਮਹੀਨ ਦਸ਼ਾ ਦੇ ਔਗੁਣ ਦੱਸਦੇ ਹਨ: 
ਚੌਪਈ: ਬਰਤ ਨੇਮ ਜਪ ਤਪ ਜਗ ਕਰਮੂ। 
ਨਾਮ ਬਿਨਾ ਬਿਰਥੇ ਸਭਿ ਧਰਮੂ। 
ਨਾਮ ਹੀਨ ਭਵ ਸਾਗਰ ਬੀਚੂ। 


ਜਨਮ ਧਰਹਿਂ ਊਚੂ ਕਬ ਨੀਜੂ ॥੩੮॥ 
ਬਰਤ=ਤਪੱਸਯਾ ਦੇ ਤ੍ਰੀਕੇ ਵਿਚ ਕਿਸੇ ਗਲ ਦੇ ਕਰਨ ਯਾ ਨਾ ਕਰਨ ਦਾ ਪੁਣ ਧਾਰਣ 
ਕਰਨਾ। (ਅ) ਭੁੱਖੇ ਰਹਿਣ ਦੀ ਤਪੱਸਯਾ। [ਸੰਸ. ਵੁਤ] 
ਨੇਮ=ਰੀਤਿ, ਤਰੀਕਾ, ਬੱਝੀ ਹੋਈ ਗਲ। [ਸੰਸ. ਨਿਯਮ]। 
ਜਗ=ਯੱਗਯ। (ਅ) ਜਗਤ ਵਿਚ। 
ਧਰਮੂ=ਜੋ ਧਾਰਣ ਕੀਤਾ ਜਾਏ ਸੋ ਧਰਮ। 
ਬਰਤ ਤੇ ਨੇਮ ਦੋ ਧਰਮ ਹਨ। 
ਜਪ ਤਪ ਜੱਗਜ ਏਹ ਕਰਮ ਹਨ। ਕਵਿ ਜੀ ਦੀ ਸਮੁੱਚੀ ਮੁਰਾਦ ਇਹ ਹੈ ਕਿ ਕਰਮ ਅਰ 
ਧਰਮ ਤਾਂ ਹੀ ਸਫਲ ਹਨ ਜੇ ਨਾਮ ਹੋਵੇ, ਨਹੀਂ ਤਾਂ ਨਹੀਂ ਤੇ ਵੰਨਗੀ ਮਾਤ੍ਹ ਦੋ ਚਾਰ ਗਿਣੇ 
ਹਨ। ਸਾਰੇ ਨਿਖੇੜ ਕੇ ਵੱਖ ਵੱਖ ਨਹੀਂ ਕੀਤੇ। 
ਭਵ ਸਾਗਰ=ਸੰਸਾਰ ਸਾਗਰ। 
ਅਰਥ: ਜਗਤ ਵਿਚ ਪੁਚਲਤ) ਕਰਮ (ਜੈਸੇ ਕਿ) ਜਪ ਤਪ ਯੱਗਯ, ਅਤੇ ਧਰਮ (ਜੈਸੇ ਕਿ) 
ਬੁਤ ਤੇ ਨੇਮ (ਏਹ) ਸਾਰੇ ਨਾਮ ਬਿਨਾਂ ਬਿਰਥਾ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 78 





(ਜੋ ਪ੍ਰਾਣੀ) ਸੰਸਾਰ ਸਾਗਰ ਵਿਚ ਨਾਮ ਹੀਨ ਹਨ, (ਕਦੇ) ਉੱਚਾ ਕਦੇ ਨੀਵਾਂ (ਮੁੜ ਮੁੜ) 
ਜਨਮ ਧਾਰਦੇ ਹਨ'। 
ਨਾਮ ਬਿਨਾ ਧਿਗ ਰਾਜ ਸਮਾਜੂ। 
ਨਾਮ ਹੀਨ ਜਗ ਜੀਵਨ ਲਾਜੂ। 
ਅਭੈ' ਭਵਿਤ ਭੋਗਹਿ ਭਵ ਭੋਗੂ। 
ਨਾਮ ਬਿਨਾ ਜਾਵਹਿ ਜਮ ਲੋਗੂ ॥੩੯॥ 
ਧਿਗ=ਧਿਰਿਕਾਰ ਹੈ। [ਸੰਸ. ਧਿਕ੍] 
ਸਮਾਜੂ=ਸਭਾ। ਇਕੱਠ, ਭੀੜ ਭੜੱਕਾ। (ਅ) ਸਾਮਾਨ। ਰਾਜ ਵਿਚ ਸਾਰੇ “ਸਾਮਾਨ ਤੇ 
ਲੋਕ” ਜੋ ਸੁਖ ਦਾ ਕਾਰਣ ਹੁੰਦੇ ਹਨ। [ਸੰਸ: ਸਮਾਜ] 
ਲਾਜੂ=ਲਾਜ=ਸ਼ਰਮ। ਇਸ ਤੁਕ ਦਾ ਐਉੱ' ਵੀ ਅਰਥ ਲਗਦਾ ਹੈ:- 
ਨਾਮ ਵਿਹੂਣੇ ਦਾ ਜਗਤ ਵਿਚ ਜੀਵਨ ਸ਼ਰਮਨਾਕ ਜੀਵਨ ਹੈ। 
ਅਭੈ=ਅ4ਭੈ=ਨਿਡਰ। ਭਵਿਤ=ਹੋਕੇ। 
ਭਵ=ਸੰਸਾਰ ਵਿਚ ਯਾ ਸੰਸਾਰ ਦੇ। 
ਭੋਗੂ=ਭੋਗ, ਰਸ ਮਾਣਨ ਵਾਲੇ ਕੰਮ। 
ਜਮ ਲੋਗੂ=ਯਮ ਲੋਕ। ਧਰਮ ਰਾਜ ਲੋਕ ਯਾ ਦੇਸ਼। ਮਰ ਕੇ ਪ੍ਰਾਣੀ ਪਹਿਲੇ ਏਥੇ ਜਾਂਦਾ ਤੇ 
ਉਸਦੇ ਕਰਮਾਂ ਦੀ ਜੋਖ ਹੁੰਦੀ ਹੈ। 
ਭਾਵ ਨਾਮ ਵਿਹੂਣੇ ਲੇਖੇ ਦੇ ਅੰਦਰ ਹਨ। 
ਅਰਥ: ਨਾਮ ਤੋਂ ਬਿਨਾਂ ਧ੍ਰਿਕਾਰ ਹੈ ਰਾਜ (ਨੂੰ ਅਤੇ ਰਾਜ ਦੇ) ਸਮਾਜ ਨੂੰ, ਨਾਮ ਤੋ ਬਿਨਾ 
ਜਗਤ ਦਾ ਜੀਵਣਾ (ਨਿਰੀ) ਸ਼ਰਮ ਹੈ। 
(ਜੋ ਲੋਕ) ਨਿਡਰ ਹੋਕੇ ਸੰਸਾਰ (ਵਿਚ) ਭੋਗਾਂ ਨੂੰ ਭੋਗ ਰਹੇ ਹਨ (ਓਹ) ਨਾਮ ਵਿਹੂਣੇ ਜਮ 
ਲੋਕ ਨੂੰ ਜਾਣਗੇ। 
ਭਾਵ: ਨਾਮ ਵਿਹੂਣੇ ਸਾਈਂ ਤੋਂ' ਟੁੱਟੇ ਹੋਏ; ਜੋ ਨਾਮ ਨਾਲ ਜੁੜੇ ਹੋਏ ਹਨ, ਮਰਕੇ ਓਥੇ 
ਜਾਣਗੇ ਜਿਸ ਨਾਲ ਜੁੜੇ ਹਨ ਭਾਵ ਪਰਮੇਸ਼ਰ ਪਾਸ। ਜੋ ਟੁੱਟੇ ਹਨ ਓਹ ਕੱਟੀ ਹੋਈ 
ਗੁੱਡੀ ਵਾਂਡੂ ਰੁਲਣਗੇ। 
ਚੌਪਈ: ਸੁੰਦਰ ਮੰਦਰ ਆੰਗਨਾਂ` ਸੇਜਾ। 
ਅੰਤ ਸਮੇ ਜਮ ਗਹਿ ਕਰਿ ਲੇ ਜਾ। 
ਚਤੁਰੰਗਨ ਧੁਜਨੀ ਬਲ ਧਰਨੀ। 
ਤਿਹ ਛਿਨ ਕਾਹੁ ਨ ਤੇ ਹੁਇ ਕਰਨੀ ॥੪੦॥ 
ਅੰਗਨਾ=ਅੰਗਨਾ=ਇਸਤ੍ਰੀਆਂ। ਗਹਿ=ਫੜ ਕੇ ਲੈ ਜਾਏਗਾ। 
ਚਤੁਰੰਗਨ ਧੁਜਨੀ=ਚਾਰ ਤਰ੍ਹਾਂ ਦੀ ਫੌਜ-ਪੈਦਲ, ਘੋੜ ਸਵਾਰ, ਹਾਥੀ ਤੇ ਰਥਾਂ ਵਾਲੀ। 
ਧੁਜਨੀ=ਸੈਨਾਂ, ਫੌਜ। 





` ਕਿਉਕਿ ਕਰਮ ਜਾਲ ਨਾਮ ਨਾਲ ਹੀ ਟੁੱਟਦਾ ਹੈ। 
"ਪਾਠਾਂਤੂ-ਅਭਹਿ-ਬੀ ਹੈ। 
'ਪਾਠਾਂਤੂ-ਅੰਗਨ-ਬੀ ਹੈ। ਪਰ ਅੰਗਨ ਦਾ ਅਰਥ ਵਿਹੜਾ ਹੈ, ਜੋ ਏਥੇ ਢੁਕਦਾ ਨਹੀਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 79 





ਬਲ ਧਰਨੀ=ਬਲ ਦੇ ਧਾਰਨ ਕਰਨ ਵਾਲੀ। ਬਲਵਾਨ। 
ਕਰਨੀ=ਮੁਹਾਵਰਾ ਹੈ-ਕਿਸੇ ਤੋ ਕਰਨੀ ਨਹੀਂ ਹੋ ਆਉਣੀ; ਜਿਵੇ' ਪੰਜਾਬੀ ਵਿਚ ਕਹੀਦਾ 
ਹੈ,-ਕਿਸੇ ਤੋਂ ਕੁਛ ਨਹੀਂ ਸਰਨਾ-ਭਾਵ ਕਿਸੇ ਦੀ ਪੇਸ਼ ਨਹੀਂ ਜਾਣੀ। 
ਅਰਥ: ਸੁਹਣੇ ਮੰਦਰਾਂ, (ਸੁਹਣੀਆਂ) ਛੇਜਾਂ, ਤੇ (ਸੁਹਣੀਆਂ) ਇਸਤ੍ਰੀਆਂ (ਵਿਚੋਂ) ਅੰਤ ਸਮੇ” 
ਜਮ ਫੜਕੇ ਲੈ ਜਾਵੇਗਾ। (ਹਾਂ) ਉਸ ਛਿਨ (ਵਿੱਚ) ਬਲਵਾਨ ਚਤੁਰੰਗਨੀ ਸੈਨਾਂ (ਤਾਂ 
ਕੀਹ) ਕਿਸੇ ਤੋਂ (ਵੀ ਐਸੀ) ਕਰਨੀ ਨਹੀਂ ਹੋ ਸਕਣੀ (ਕਿ ਜਮ ਤੋ ਛੁਡਾ ਲਵੇ)। 
: ਨਾ ਸੱਚ ਹੈ, ਤੇ ਭੋਗ ਛਿਨ ਭੰਗਰ। ਭੋਗਾਂ ਵਿਚੋ” ਮੌਤ ਝੋਪ ਲਏਗੀ ਤੇ ਭੋਗ ਧਰੇ ਰਹਿ 
ਜਾਣਗੇ। ਉਸ ਵੇਲੇ ਕੋਈ ਤਾਕਤ ਵੀ ਮੌਤ ਤੋ ਨਹੀਂ ਛੁਡਾ ਸਕੇਗੀ। 
ਗਜ, ਬਾਜੀ, ਸਯੰਦਨ, ਬਹੁ ਰੰਗੇ। 
ਹੋਤਿ ਕੋਸ਼, ਗਮਨੇ ਪਗ ਨੰਗੇ। 
ਸਿਵਕਾ, ਡੋਰੇ ਤਜਿ ਕਰਿ ਨਾਨਾ। 
ਨਾਮ ਬਿਨਾ ਜਮ ਪੁਰੀ ਪਯਾਨਾ ॥੪੧॥ 
ਗਜ=ਹਾਥੀ। ਬਾਜੀ=ਘੋੜੇ। ਸਜੰਦਨ=ਰਥ। 
ਬਹੁਰੰਗੇ=ਨਾਨਾ ਪੁਕਾਰ ਦੇ ਹੋਰ ਸਮਾਨਾਂ ਤੋ ਭਾਵ ਹੈ। ਅਥਵਾ ਰਥ ਨਾਨਾ ਪੁਕਾਰ ਦੇ ਯਾ 
ਕਈ ਰੰਗਾਂ ਵਾਲੇ ਰੰਗੀਨ ਰਥ। 
ਕੋਸ਼=ਖਜ਼ਾਨਾ। ਗਮਨੇ=ਚਲੇ ਗਏ। ਸਿਵਕਾ=ਪਾਲਕੀ। 
ਡੋਰੇ=ਡੋਲੇ। ਤਜਿਕਰਿ=ਛੱਡਕੇ। ਨਾਨਾ=ਕਈ ਤਰ੍ਹਾਂ ਦੇ। 
ਪਯਾਨਾ=ਜਾਣਾ। ਤੁਕ ਦਾ ਅਰਥ=ਨਾਮ ਤੋਂ” ਬਿਨਾਂ ਜਮ ਪੁਰੀ ਨੂੰ ਚਲਾਣਾ ਹੋ ਗਿਆ (ਲੋਕਾਂ 
ਦਾ)। 
ਅਰਥ: ਹਾਥੀਆਂ, ਘੋੜਿਆਂ, ਰਥਾਂ, ਨਾਨਾ ਪੁਕਾਰ ਦੇ (ਹੋਰ ਸਾਮਾਨਾਂ ਅਤੇ) ਖਜ਼ਾਨਿਆਂ ਦੇ 
ਹੁੰਦਿਆਂ, (ਲੋਕੀ) ਨੰਗੇ ਪੈਰੀਂ ਚਲੇ ਗਏ। ਪਾਲਕੀਆਂ, ਤੇ ਨਾਨਾ (ਤਰ੍ਹਾਂ ਦੇ) ਡੋਲੇ 
ਛੱਡ ਕੇ ਨਾਮ ਤੋ ਵਿਹੂਣੇ (ਲੋਕਾਂ ਦਾ) ਜਮ ਪੁਰੀ ਨੂੰ ਚਲਾਣਾ ਹੋ ਗਿਆ। 
ਨਾਮ ਹੀਨ ਅਸ ਸ੍ਰਾਸ ਸਹਤਿ ਹੈ। 
ਜਿਹ ਬਿਧਿ ਭਸਰਾ ਫੂਕ ਬਹਤਿ ਹੈ। 
ਨਾਮ ਜਪਤਿ ਸੇ ਵਡੇ ਵਡੇਰੇ। 
ਤਿਨ ਜਮਦੂਤ ਨ ਆਵਤਿ ਨੇਰੇ`_ ॥੪੨॥ 
ਅਸ=ਐਉਂ। ਸਰਾਸ=ਸਾਹ। 
ਸਹਤਿ ਹੈ=ਸਮੇਤ ਹੈ, ਸ੍ਹਾਸਾਂ ਸਮੇਤ ਹੈ, ਇਸਦਾ ਮਤਲਬ ਹੈ:- 
ਐਉਂ ਸ੍ਹਾਸ ਲੈਂਦਾ ਹੈ। 
ਭਸਰਾ=ਖੱਲਾਂ, ਉਹ ਖੱਲਾਂ ਜਿਨ੍ਹਾਂ ਨਾਲ ਲੁਹਾਰ ਭੱਠੀ ਨੂੰ ਹਵਾ ਦੇਂਦਾ ਹੈ।ਉਸ ਵਿਚ ਬੀ 
ਹਵਾ ਭਰਦੀ ਤੇ ਨਿਕਲਦੀ ਹੈ; ਮਾਨੋ ਸਾਹ ਆਉਂਦਾ ਜਾਂਦਾ ਹੈ। 
ਅਰਥ: ਨਾਮ ਤੋ' ਹੀਨ (ਸਰੀਰ) ਐਉ' ਸੁਆਸ ਲੈਂਦਾ ਹੈ, ਜਿਵੇਂ ਖੱਲਾਂ (ਵਿਚੋਂ) ਫੂਕ ਵਹਿੰਦੀ 
ਹੈ। 





`ਨਾਮ ਨਾਲ ਕਰਮ ਕਟ ਜਾਂਦਾ ਹੈ, ਕਰਮ ਸੁਤੰਤ੍ਰਾਂ ਤੇ ਜਮ ਦਾ ਵੱਸ ਨਹੀਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 80 


(ਜੋ) ਨਾਮ ਜਪਦੇ (ਹਨ) ਓਹ ਵਡੇ (ਤੇ ਵਡਿਆਂ ਤੋ' ਵੀ) ਵਡੇਰੇ ਹਨ, ਜਮ ਦਾ ਦੂਤ ਉਨ੍ਹਾਂ ਦੇ 
ਨੇੜੇ ਨਹੀਂ ਆਉਂਦਾ। 
ਦੋਹਰਾ: ਨਾਮ ਨ ਜਪਹਿੰ ਅਕ੍ਰਿੱਤਘਣ, ਜੋ ਅਭਿਮਤ ਦਾਤਾਰ। 
ਜਗ ਵਡਿਆਈ ਬਾਦ ਮਹਿਂ, ਉਰਝੇ ਮੰਦ ਗਵਾਰ ॥੪੨॥ 
ਅਕ੍ਰਿੱਤਘਣ=ਕੀਤਾ ਨਾ ਜਾਣਨ ਵਾਲੇ। ਨਾ ਸ਼ੁਕਰ ਗੁਜ਼ਾਰ। 
ਅਭਿਮਤ=ਜੋ ਮਨ ਨੂੰ ਭਾਵੇ, ਮਨ ਜੋ ਮੰਗੇ, ਮਨ ਵਾਂਛਤ। 
ਬਾਦ=ਫਜ਼ੂਲ, ਨਿਕੰਮੀ। (ਅ) ਬਾਦ=ਝਗੜਾ। ਭਾਵ ਹੈ, ਵਡਿਆਈਆਂ ਅਤੇ ਝਗੜਿਆਂ 
ਵਿਚ ਫਸੇ ਹਨ। 
ਅਰਥ: (ਜੋ) ਨਾਮ ਨਹੀਂ ਜਪਦੇ (ਓਹ) ਕ੍ਰਿੱਤਘਨ ਹਨ (ਉਸਦੇ ਕਿ) ਜੋ ਮਨ ਵਾਂਛਤ 
(ਪਦਾਰਥਾਂ) ਦਾ ਦਾਤਾ ਹੈ, (ਕਿਉਕਿ ਓਹ ਦਾਤੇ ਦਾ ਕੀਤਾ ਨਹੀਂ ਜਾਣ ਰਹੇ)। (ਹਾਂ 
ਓਹ) ਜਗਤ ਦੀ ਫਜ਼ੂਲ ਵਡਿਆਈ ਵਿਚ ਫਸੇ ਹੋਏ ਮੰਦੇ ਮੂਰਖ ਹਨ (ਜੋ ਨਹੀਂ 
ਸਮਝਦੇ ਕਿ ਇਸਨੇ ਨਾਲ ਨਹੀਂ ਜਾਣਾ ਤੇ ਅੱਗੇ ਕੰਮ ਨਹੀਂ ਆਉਣਾ)। 
ਚੌਪਈ: ਜਾਨਤਿ ਸੰਤ ਨਾਮ ਪਰਤਾਪੂ। 
ਜਿਹ ਕਿਹ ਪਾਯੋ ਜਾਪ ਅਜਾਪੂ। 
ਨਹਿ ਜਾਨਹਿ ਸਾਕਤ ਪਰਤਾਪਾ। 





ਧਨ ਵਿਸ਼ਵਾਸ਼ੀ ਅਹਿਮਤ ਆਪਾ ॥੪੪॥ 


ਪਰਤਾਪੂ=(ਨਾਮ ਦਾ) ਪ੍ਰਤਾਪ, ਉਸਦੀ ਮਹੱਤਤਾ। ਅਰਥਾਤ ਨਾਮ ਜਪ ਕੇ ਕਿੱਡੀ ਵੱਡੀ 


ਪ੍ਰਾਪਤੀ ਹੁੰਦੀ ਹੈ। 

ਅਜਾਪੂ=ਜਾਪ ਤੋ ਜੋ ਪਰੇ ਹੈ।ਅਮਜਾਪ“ਊ =ਪ੍ਰਤੇ]। ਇਸ-ਅਜਾਪ-ਪਦ ਦਾ ਭਾਵ 
ਅਜਪਾ ਜਾਪ ਤੋ ਨਹੀਂ ਹੈ। ਇਸ ਅਜਾਪ ਦਾ ਉਹੀ ਅਰਥ ਹੈ ਜੋ ਦਸਮ ਗੁਰ ਜੀ ਦੀ ਬਾਣੀ 
ਵਿਚ-ਅਜਾਪ ਨਾਥ-ਪਦ ਦਾ ਅਰਥ ਹੈ। ਭਾਵ ਇਹ ਹੈ ਕਿ ਅਸੀਂ ਜਪ ਨਾਲ ਅਪਣੇ ਤੇ 
ਉਸਦੇ ਵਿਚਲੀ ਵਿੱਥ ਮੇਟਦੇ ਹਾਂ, ਪਰ ਉਹ ਕਿਸੇ ਜਾਪ ਦੀ ਹੱਦ ਅੰਦਰ ਨਹੀਂ ਆ ਸਕਦਾ। 

ਸਾਕਤ=ਡਿੱਗਾ ਹੋਇਆ। ਵਾਹਿਗੁਰੂ ਤੋ ਜੁਦਾ ਹੋਇਆ। ਜਿਹਦੀ ਸੂਰਤ “ਕਰਤਾ” ਨਾਲ 
ਨਾ ਜੁੜੀ ਹੋਵੇ, ਪਰ 'ਕ੍ਰਿੱਤ” ਵਿੱਚ ਡਿੱਗੀ ਹੋਵੇ। ਲਿਵ ਦੇ ਵਿਰੁੱਧ ਅਵਸਥਾ-ਸਾਕਤ 
ਅਵਸਥਾ-ਹੈ।ਫਾ: ਸਾਕਤ ] 

ਵਿਸ਼ਵਾਸ਼ੀ=ਵਿਸ਼ਵਾਸ਼ ਕਰਨ ਵਾਲੇ, ਭਰੋਸਾ ਰੱਖਣ ਵਾਲੇ। [ਸੰਸ. ਵਿਸ਼੍ਹਾਸ਼ਿਨ੍‌ ] 

ਅਹਿਮਤ= [ਅਹਿ=ਸੱਪ। ਮਤ=ਬੁੱਧੀ] ਸੱਪ ਵਰਗੀ ਬੁੱਧੀ। ਧਨ ਉਤੇ ਬੈਠਣਾ, ਨਾ ਆਪ 
ਵਰਤ ਸਕਣਾ ਨਾ ਦੇ ਸਕਣਾ, ਕੋਈ ਲੋੜ ਵੰਦ ਲੈਣ ਆਵੇ ਤਾਂ ਉਸਨੂੰ ਡੰਗ ਮਾਰਨਾ, ਇਹ 
ਸੱਪ ਬੁੱਧੀ ਹੈ। 

ਆਪਾ=ਅਪਣਾ ਆਪ। ਮੁਰਾਦ ਦਿਲ ਤੋਂ' ਹੈ। 

ਪਾਠਾਂਤੂ -ਅਹੰਮਤਿ ਆਪਾ- ਹੋਵੇ ਤਾਂ ਅਰਥ ਹੈ, ਆਪਾ ਅਹੰਕਾਰ ਬੁੱਧੀ ਵਾਲਾ ਹੈ, 
ਅਭਿਮਾਨੀ। 





`ਸੰਸਕ੍ਰਿਤ ਪਦ 'ਸ਼ਾਕੂ ` ਨੂੰ ਬੀ ਇਸਦਾ ਮੂਲ ਸਮਝਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 81 





ਅਰਥ: ਜਾਣਦੇ ਹਨ ਸੰਤ ਨਾਮ ਦੇ ਪ੍ਰਤਾਪ ਨੂੰ, (ਕਿ ਉਸ) ਜਪਾਂ ਤੋਂ ਪਰੇ (ਪਰਮੇਸ਼ੁਰ ਨੂੰ) 
ਜਿਸ ਕਿਸੇ ਨੇ ਪਾਯਾ ਹੈ (ਨਾਮ) ਜਪਕੇ (ਪਾਯਾ ਹੈ)। 

(ਪਰ) ਨਹੀਂ ਜਾਣਦੇ (ਨਾਮ ਦਾ ਇਹ) ਪੁਤਾਪ ਸਾਕਤ (ਲੋਕ, ਜੋ) ਧਨ ਉਤੇ ਭਰੋਸਾ ਰੱਖਣ 
ਵਾਲੇ (ਤੇ ਜਿਨ੍ਹਾਂ ਦਾ) ਆਪਾ ਸਰਪ ਦੀ ਬੁੱਧੀ (ਵਰਗਾ ਹੈ)। 


ਤਿਹ ਤਜਿ ਕਰਤਿ ਕਾਚ ਹਿਤ ਜਤਨਾ ॥ ੪੫॥ 
ਦਰਬ=ਪਦਾਰਥ, ਦੌਲਤ। ਉਪਾਈ=ਉਪਾਉ, ਤਰੱਦਦ। 
ਉਰ=ਦਿਲੋ'। ਕੰਚਨ=ਸੋਨਾ। 
ਰੁਚਿਰ=ਮਨ ਨੂੰ ਭਾਉਣ ਵਾਲਾ, ਪਸੰਦੀਦਾ, ਸੁੰਦਰ। 
ਰਚਿਤ=ਰਚਿਆ ਹੋਇਆ। (ਅੰ) ਖਚਿਤ-ਜੜਿਆ ਹੋਇਆ। 
ਭਾਵ ਜੜਾਊ ਗਹਿਣੇ ਤੋਂ ਬੀ ਹੋ ਸਕਦਾ ਹੈ। 
ਬਰ=ਸ਼੍ਰੇਸ਼ਟ, ਚੰਗਾ। 
ਰਤਨਾ=ਰਤਨ, ਜ੍ਰਾਹਰ, ਗਹਿਣਾ। ਰਤਨ ਤੋ ਮੁਰਾਦ ਨਾਮ ਹੈ ਜੋ ਡਾਢਾ ਸੁਹਣਾ ਤੇ 
ਕੀਮਤੀ ਹੈ। ਨਾਮ ਨੂੰ ਰਤਨ ਕਹਿਣਾ ਸ਼੍ਰੀ ਗੁਰੂ ਗੂੰਥ ਸਾਹਿਬ ਜੀ ਦੀ ਬਾਣੀ ਵਿੱਚ ਬਹੁਤ ਵੇਰ 
ਆਯਾ ਹੈ। ਤਤ ਵਸਤੂ ਦੀ ਸਿਆਣ ਵਿਚ ਕੂਤ, ਕੀਮਤ, ਮੁੱਲ, ਅਮੁੱਲ ਦੀ ਗਲ ਗੁਰੂ ਸਾਹਿਬ 
ਜੀ ਨੇ ਦੱਸੀ ਹੈ। ਇਸ ਤੁਕ ਦਾ ਅਰਥ ਐਉ' ਬੀ ਲੌਗਦਾ ਹੈ:-ਸੋਨੇ ਵਿਚ (ਰਚਿਤ=) ਜੜੇ 
ਹੋਏ ਸ੍ਰੇਸ਼ਟ ਰਤਨ ਨੂੰ ਤਯਾਗਦਾ ਹੈ ਤੇ ਕੱਚ ਵਾਸਤੇ ਜਤਨ ਕਰਦਾ ਹੈ। 
ਤਿਹ=ਉਸਨੂੰ। ਤਜਿ=ਛੱਡਕੇ। ਕਾਚ=ਕੱਚ। 
ਹਿਤ=ਵਾਸਤੇ। 
ਅਰਥ: (ਸਾਕਤ) ਸਾਰੇ ਦੌਲਤ (ਪ੍ਰਾਪਤੀ) ਵਾਸਤੇ (ਹੀ) ਉਪਾਉ ਕਰਦੇ ਹਨ (ਇਨ੍ਹਾਂ ਨੇ) 
ਵਾਹਿਗੁਰੂ ਨੂੰ ਦਿਲੋ' ਹੀ ਭੁਲਾ ਦਿੱਤਾ ਹੈ। (ਪਰੰਤੂ ਅਸਲ ਵਿੱਚ ਨਾਮ ਤਾਂ) ਸੋਨੇ ਦਾ 
ਬਣਿਆਂ ਮਨ ਮੋਹ ਲੈਣ ਵਾਲਾ ਗਹਿਣਾ ਹੈ, ਉਸਨੂੰ ਛੱਡਕੇ (ਓਹ ਝੂਠੇ ਧਨ) ਲਈ 
ਕੱਚ (ਸੰਚਯ ਕਰਨ) ਦਾ ਯਤਨ ਕਰ ਰਹੇ ਹਨ। 
ਸੂਚਨਾ: ਹੁਣ ਨਾਮ ਦੀ ਮਹਿਮਾ ਦੇ ਜਾਣਨ ਵਾਲੀਆਂ, ਸੰਸਕ੍ਰਿਤ ਸਾਹਿਤਕ ਵਿਚ ਆਈਆਂ 
ਵਯਕਤੀਆਂ ਦਾ ਜ਼ਿਕਰ ਕਰਨਗੇ:- 
ਸੈਯਾ: ਜਾਨਤਿ ਹੈ ਮਹਿਮਾ ਅਹਿ ਸ਼ੇਖ਼, 
ਸੁ ਨਾਮਹਿ ਕੀ ਪਰਤਾਪ ਵਡਾਈ। 
ਸੈਲਨਿ ਕਾਨਨਿ ਸੋ ਧਰਨੀ, 
ਪਰਸੂਨਹਿ ਜਯੋ' ਜਿਨ ਸੀਸ ਉਠਾਈ। 
ਕੰਠ ਹਲਾਹਲ ਲੀਨਿ ਪਚਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 82 


ਆਤਮਭੂ ਭਲਿ ਰੀਤਿ ਪਛਾਨਤਿ, 
ਜਾਂ ਬਲ ਸੋ ਪਰਪੰਚ ਬਨਾਈ ॥ ੪੬॥ 
ਮਹਿੰਮਾ=ਵੱਡਾ ਪਨ, ਜਲਾਲ। (ਅ) ਬੇਹਦ ਦਸ਼ਾ, ਬੇਅੰਤਤਾਈ। 
ਅਹਿਸ਼ੇਖ਼=ਅਹਿ=ਨਾਗ। ਸ਼ੇਖ਼ਨਾਗ। ਓਹ ਸੱਪਾਂ ਦਾ ਰਾਜਾ ਜਿਸ ਦੇ 
ਸ਼ੇਖ=ਸ਼ੇਸ਼। 
ਹਜ਼ਾਰ ਮੂੰਹ ਹਨ, ਹਜ਼ਾਰ ਹੀ ਜੀਭ ਨਾਲ ਉਹ ਪਰਮੇਸ਼ੁਰ ਦੇ ਹਜ਼ਾਰ ਨਾਮ ਨਿਤ ਨਵੇਂ 
ਲੈਂਦਾ ਹੈ। ਵਿਸ਼ਨੂੰ ਦੀ ਛੇਜਾ ਵੀ ਇਸ ਨੂੰ ਆਖਦੇ ਹਨ। ਸ਼ੇਸ਼ਨਾਗ ਅਬਦੀ ਜੀਵਨ 
(10100) ਦਾ ਇਕ ਰੂਪਕ (70011) ਹੈ, ਇਸੇ ਕਰਕੇ ਸ਼ੇਖ਼ਨਾਗ ਦਾ ਇਕ ਨਾਮ 
“ਅਨੰਤ” ਵੀ ਹੈ। ਨਾਗ ਇਕ ਪੁਰਾਤਣ ਕੌਮ ਦਾ ਬੀ ਨਾਮ ਹੈ, ਗ਼ਾਲਬਨ ਉਨ੍ਹਾਂ ਦਾ ਕੋਈ ਸ਼ੇਖ 
(=ਵੱਡਾ, ਆਗੂ,) ਨਾਮ ਦਾ ਅਭਯਾਸੀ ਤੇ ਵਿਸ਼ਨੂੰ ਦਾ ਨਿਜ ਸੇਵਕ ਹੋਇਆ ਹੋਵੇ। 
ਸੁ ਨਾਮਹਿ=ਸੁਸ਼ਟ ਨਾਮ ਦੀ। ਸੈਲਨਿ=ਪਹਾੜਾਂ। 
ਕਾਨਨਿ=ਜੰਗਲਾਂ, ਬਨਾਂ। ਧਰਨੀ=ਧਰਤੀ। 
ਪਰਸੂਨਹਿ=ਫੁੱਲ, ਕਲੀ। [ਸੰਸ. ਪੁਸੂਨ]। ਸ਼ੰਕਰ=ਸ਼ਿਵਜੀ। 
ਹਲਾਹਲ=ਜ਼ਹਿਰ ਜੋ ਸਮੁੰਦੂ ਰਿੜਕਨ ਵੇਲੇ ਨਿਕਲਿਆ ਸੀ। ਆਮ ਵਿਹੁ ਨੂੰ ਭੀ “ਹਲਾ 
ਹਲ?” ਕਹਿੰਦੇ ਹਨ। 
ਆਤਮਕਭੂ=ਬੁਹਮਾ। ਪਰਪੰਚ=ਜਗਤ। [ਸੰਸ. ਪਰਪੰਚ] 
ਅਰਥ: ਵਾਹਿਗੁਰੂ ਦੇ) ਸ੍ਰੇਸ਼ਟ ਨਾਮ ਦੇ ਪ੍ਰਤਾਪ ਤੇ ਵਡਿਆਈ ਦੀ ਬੇਅੰਤਤਾਈ ਸ਼ੇਸ਼ਨਾਗ 
ਜਾਣਦਾ ਹੈ (ਜਿਸ ਨੇ) ਪਹਾੜਾਂ (ਤੇ) ਬਨਾਂ ਨਾਲ (ਲੌਦੀ ਹੋਈ) ਧਰਤੀ (ਅਪਣੇ 
ਇਕ) ਸਿਰ (ਉਤੇ) ਫੁੱਲ ਵਾਂਡੂ ਚਾਈ ਹੋਈ ਹੈ। ਨਾਮ ਦਾ ਮਹਾਤਮ ਸ਼ਿਵਜੀ ਜਾਣਦਾ 
ਹੈ (ਜਿਸਨੇ ਅਪਣੇ) ਕੰਠ (ਵਿਚ) ਜ਼ਹਿਰ ਪਚਾ ਲਈ। 
(ਹਾਂ ਨਾਮ ਮਹਾਤਮ ਨੂੰ) ਬੂਹਮਾ ਚੰਗੀ ਤਰ੍ਹਾਂ ਪਛਾਣਦਾ ਹੈ, ਜਿਸ (ਨਾਮ) ਦੇ ਬਲ ਨਾਲ 
(ਉਸਨੇ) ਜਗਤ ਬਣਾਇਆ ਸੀ। 
ਸੂਚਨਾ: ਅੱਗੇ ਹੁਣ ਭਗਤੀ ਮਾਰਗ ਦੇ ਪ੍ਰਸਿੱਧ ਪੁਰਖਾਂ ਦਾ ਦ੍ਰਿਸ਼ਟਾਂਤ ਵਰਤਣਗੇ:- 
ਸੈਯਾ: ਪ੍ਰਹਲਾਦ, ਕਵਾਦਿ, ਤਿਲੋਚਨ, ਨਾਰਦ, 
ਧੂ, ਸਨਕਾਦਿ, ਜਦੇਵ, ਸਧੰਨਾ। 
ਨਾਮੇ, ਬਿਭੀਖਨ, ਕੁੰਭਜ ਮੰਨਾ। 
ਰਵਿਦਾਸ, ਅਜਾਮਲ, ਊਧਵ, ਕੂਰ, 
ਹਨੂਮਤਿ, ਭੀਲਨੀ ਭੀ ਧਨ ਧੰਨਾ। 
ਜੁਗ ਚਾਰ ਵਿਖੇ ਜਨ ਜੋ ਜਨਮੇ 
ਜਿਨਹੂ ਕਿਨ ਨਾਮ ਹੂੰ ਤੇ ਭੂਮ ਭੰਨਾ ॥੪੭॥ 
ਪੁਹਲਾਦ=ਪੁਹਲਾਦ। ਇਕ ਪੁਸਿੱਧ ਭਗਤ ਦਾ ਨਾਮ। 
ਕਵਾਦਿ=ਕਵਿ-ਆਦਿ-ਆਦਿ ਕਵੀ, ਬਾਲਮੀਕ। 
ਨਾਰਦ=ਭਗਤੀ ਮਤ ਦੇ ਇਕ ਆਚਾਰਯ ਦਾ ਨਾਮ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 83 





ਸਨਕਾਦਿ=ਸਨਕਆਦਿ। ਬੂਹਮਾਂ ਦੇ ਚਾਰ ਪੁੱਤ ਸਨਕ, ਸਨੌਦਨ, ਸਨਾਤਨ, ਸਨਕ 
ਕੁਮਾਰ। 
ਪਰੂਰਵ=ਰਾਜਾ ਪਰੂਰਵਸ। 
ਕੁੰਭਜ=ਜੋ ਘੜੇ ਤੋ ਉਪਜਿਆ, ਅਗਸਤ ਮੁਨੀ। 
ਮੰਨਾ=ਮੰਨੇ ਹਨ, ਮੰਨੇ ਹੋਏ ਹਨ (ਭਗਤ)। (ਅੰ) ਐਉ ਬੀ ਅਰਥ ਲਾਉਂਦੇ ਹਨ:- 
(ਇਨ੍ਹਾਂ ਨੇ) ਮੰਨਿਆਂ ਹੈ (ਨਾਮ ਨੂੰ)। 
ਕੂਰ=ਅਕੂਰ, ਸ੍ਰੀ ਕ੍ਰਿਸ਼ਨ ਦਾ ਚਾਚਾ। ਭੀ=ਨਿਸਚੇ। 
ਧਨ=ਧੰਨ ਹਨ। ਧੰਨਾ=ਧੰਨਾ ਭਗਤ, (ਅ) ਜੋ ਧੰਨ ਧੰਨ ਹਨ। 
ਅਰਥ: (ਛੇਕੜਲੀ ਤੁਕ ਦਾ ਅਰਥ ਪਹਿਲੇ ਆਰੰਭ ਹੁੰਦਾ ਹੈ)। ਚਾਰ ਜੁਗਾਂ ਵਿਚ ਜੋ 
(ਉੱਤਮ) ਜਨ ਜਨਮੇ, ਜਿਸ ਕਿਸੇ ਦਾ (ਨਾਮ ਲਓ, ਉਸੇ ਦਾ ਭਰਮ ਨਾਮ ਨਾਲ ਹੀ 
ਭੱਜਾ। (ਦ੍ਰਿਸ਼ਟਾਂਤ ਲਈ ਸੁਣੋ) ਪ੍ਰਹਿਲਾਦ, ਬਾਲਮੀਕ, ਤ੍ਰਿਲੋਚਨ, ਨਾਰਦ, ਧੂ , 
ਸਨਕਾਦਿਕ, ਜੈ ਦੇਵ, ਸਧਨਾ; ਲੂ 
ਅੰਬੂੀਕ, ਕਬੀਰ, ਪੁਰੁਰਵਸ, ਅੰਗਰਾ, ਨਾਮਦੇਵ, ਬਿਭੀਖਨ, ਅਗਸਤ (ਜੋ) ਮੰਨੇ (ਹੋਏ 


9 ੩ 


ਭਗਤ ਹਨ)। 

ਰਵਿਦਾਸ, ਅਜਾਮਲ, ਊਧਵ, ਕੂਰ, ਹਨੂਮਾਨ, ਭੀਲਣੀ, ਧੰਨਾ, (ਜੋ) ਨਿਸ਼ਚੇ ਧੰਨ ਹਨ। 

ਭਾਵ: ਅੰਕ ੪੭ ਵਿਚ ਜੋ ਨਾਮ ਆਏ ਹਨ, ਸੋ ਕਵਿ ਜੀ ਨੇ ਦ੍ਰਿਸ਼ਟਾਂਤ ਦਿੱਤੇ ਹਨ, ਉਹ 
ਦ੍ਰਿਸ਼ਟਾਂਤ ਜੋ ਕਵਿ ਜੀ ਦੇ ਦੇਸ਼ ਵਿਚ, ਵੱਸਦੇ ਲੋਕਾਂ ਵਿਚ ਆਮ ਪੁਸਿੱਧ ਹਨ। ਕਵਿ 
ਜੀ ਉਹਨਾਂ ਦ੍ਰਿਸ਼ਟਾਂਤਾਂ ਨੂੰ ਅਪਣਾ ਸਿਧਾਂਤ ਨਿਰੂਪਣ ਕਰਨ ਲਈ ਦ੍ਰਿਸ਼ਟਾਂਤ ਦੇ ਤੌਰ 
ਤੇ ਵਰਤ ਰਹੇ ਹਨ, ਕਿ ਨਾਮ ਜਪ ਕੇ ਉਨ੍ਹਾਂ ਨੇ ਸਦਗਤੀ ਪਾਈ। ਏਹ ਸਾਰੇ ਭਗਤੀ 
ਮਾਰਗ ਦੇ ਟੁਰਨ ਵਾਲੇ, ਨਾਮ ਦੀ ਟੇਕ ਵਾਲੇ ਸਤਿਪੁਰਖ ਹੋਏ ਹਨ। 
ਆਮ ਪ੍ਰਸਿੱਧ ਹੋਣ, ਇਕ ਤ੍ਰੀਕਾ ਹੈ ਜਿਸ ਨੂੰ ਮਹਾਤਮਾ ਵਰਤ ਲੈਂਦੇ ਹਨ, ਇਸ ਲਈ 
ਕਿ ਲੋਕਾਂ ਨੂੰ ਪ੍ਰਸੰਗ ਪਤਾ ਹੁੰਦੇ ਹਨ, ਤੇ ਓਹ “ਸੱਚ” ਨੂੰ ਉਨ੍ਹਾਂ ਦੇ ਦ੍ਰਿਸ਼ਟਾਂਤ ਨਾਲ 
ਛੇਤੀ ਸਮਝ ਲੈਦੇ ਹਨ। 

ਉਪਰ ਲਿਖੇ ਨਾਵਾਂ ਵਿੱਚੋ ਜਿਨ੍ਹਾਂ ਭਗਤਾਂ ਸਤਿਪੁਰਖਾਂ ਦੀ ਬਾਣੀ ਸ੍ਰੀ ਗੁਰੂ ਗੁੰੱਥ ਸਾਹਿਬ ਜੀ 
ਵਿਚ ਹੈ, ਏਹ ਹਨ:- ਤ੍ਰਿਲੋਚਨ, ਜੈ ਦੇਵ, ਸਧਨਾ, ਕਬੀਰ, ਨਾਮਦੇਵ, ਰਵਿਦਾਸ, 
ਧੰਨਾ। 

ਜਿਨ੍ਹਾਂ ਸਤਿਪੁਰਖਾਂ ਦੇ ਜ਼ਿਕਰ ਸ੍ਰੀ ਗੁਰੂ ਗੁੰਥ ਸਾਹਿਬ ਜੀ ਵਿਚ ਆਏ ਹਨ, ਓਹ ਨਾਮ ਏਹ 
ਹਨ:- ਪ੍ਰਹਿਲਾਦ, ਬਾਲਮੀਕ, ਨਾਰਦ, ਧੂ, _ਸਨਕਾਦਿ, ਅੰਬ੍ਰੀਕ, ਪੁਰੂਰਵਸ 
(ਪੁਰੂਰਉ), ਅੰਗਰਾ, ਬਿਭੀਖਨ, ਅਜਾਮਲ, ਭੀਲਨੀ, ਹਨੂਮਾਨ, ਉਧਉ, ਅਕੂਰ। 

ਕਬਿੱਤ: ਬਾਨੀ ਛਬਿ ਬਨੀ ਅੰਗ, ਸ਼ੇਖ਼ ਤਨ ਸੰਗ ਰੰਗ; ਰ 
ਗੰਗ ਕੇ ਤਰੰਗ ਸੁ, ਪਤੰਗ ਕੋ ਕਿਕਾਨ ਹੈ। 
ਲੋਬੋਦਰ ਰਦਨ ਕੀਨੋ, ਧਨੁਖ ਮਦਨ ਚੀਨ 
ਸ਼ੀਆ ਕੋ ਸਦਨ, ਚਹੁੱਬਦਨ ਕੋ ਜਾਨ ਹੈ। 
ਕਰੁਨਾਨਿਧਾਨ ਸਿਰਿਗ, ਜੌਨ੍ਹ ਕੀਨੀ ਜਾਨ ਮਿਰਗ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 84 





ਭਸਮ ਸੁ ਤੀਨ ਦ੍ਰਿਗ, ਸੁਧਾ ਸੁਰਪਾਨ ਹੈ। 
ਮਨ ਕੀਨੋ ਮੁਨੀ ਸਤੋ ਗੁਨ ਚੀਨ ਲੀਨੋਂ ਗੁਨੀ 
ਨਾਮ ਕੇ ਸੁਜਸ ਤੇ ਏ ਸਭੈ ਸ਼ੋਭਾਵਾਨ ਹੈ ॥੪੮॥ 
ਬਾਨੀ=ਬਾਣੀ, ਮੁਰਾਦ ਸਰਸੂਤੀ ਯਾ ਸ਼ਾਰਦਾ ਤੋ ਹੈ। ਉਸ ਦਾ ਰੰਗ ਉੱਜਲ ਹੈ। 
ਛਬਿ=ਸੁਂਦਰਤਾ। 
ਬਨੀ=ਬਨ ਬਨ ਪੈ ਰਹੀ ਹੈ, ਫਬੀ ਹੋਈ। (ਅ) ਬਨੀ=ਵੱਨ੍ਹੀ=ਅਗਨੀ। ਬਾਨੀ ਛਬਿ ਬਨੀ 
ਅੰਗ=ਸਰਸੂਤੀ ਦੇ ਅੰਗਾਂ ਦੀ ਅਗਨੀ ਵਰਗੀ ਸੁੰਦਰਤਾ ਹੈ। ਸ਼ੇਖ=ਸ਼ੇਖਨਾਗ। 
ਸੰਗ=ਨਾਲ। (ਅ) ਸੰਗ ਦਾ ਅਰਥ ਭਗਤੀ ਬੀ ਹੈ, ਅਰਥਾਤ ਸ਼ੇਖ ਦੇ ਤਨ ਦਾ ਭਗਤੀ 
ਵਾਲਾ ਰੰਗ। 
ਗੰਗ=ਗੰਗਾ। ਤਰੰਗ=ਲਹਿਰਾਂ। 
ਸੁ=ਸ਼ੋਭਾ। (ਅ) ਸੋ:=ਪਾਰਬਤੀ। ਗੰਗ ਕੈ ਤਰੰਗ ਸੁ=ਗੰਗਾ ਦੇ ਤਰੰਗ ਜੋ ਪਾਰਬਤੀ 
ਵਰਗੇ (ਸੁੰਦਰ ਹਨ)। ਪਤੰਗ=ਸੂਰਜ। 
ਕਿਕਾਨ=ਘੋੜਾ। ਸੂਰਜ ਦੇ ਘੋੜੇ ਦਾ ਰੰਗ ਚਿੱਟਾ ਹੈ। 
ਲੰਬੋਦਰ=[ਲੰਬ-ਉਦਰ] ਜਿਸ ਦਾ ਢਿਡ ਲੰਮਾ ਹੈ, ਗਣੇਸ਼। 
ਰਦਨ=ਦੰਦ। ਜੋ ਚਿੱਟਾ ਹੁੰਦਾ ਹੈ। 
ਮਦਨ=ਕਾਮ ਦੇਵ। ਸ਼ੁੀਆ=ਲੌਛਮੀ। 
ਸਦਨ=ਘਰ। ਲੌਛਮੀ ਦਾ ਨਿਵਾਸ ਕਵਲ ਵਿਚ ਹੈ। 
ਚਹੁੰਬਦਨ=ਚਾਰ ਮੂੰਹਾਂ ਵਾਲਾ, ਬ੍ਰਹਮਾ। 
ਜਾਨ=ਵਾਹਨ, (ਅ) ਸਵਾਰੀ। [ਸੰਸ. ਯਾਨ] 
ਕਰੁਨਾਨਿਧਾਨ=ਕ੍ਰਿਪਾ ਦਾ ਖਜ਼ਾਨਾ ਯਾ ਸਮੁੰਦਗ ਏਥੇ ਮੁਰਾਦ ਵਿਸ਼ਨੂੰ ਤੋਂ ਹੈ। 
ਸ੍ਰਿਗ=ਮਾਲਾ। [ਸੰਸ. ਸੁਗ੍, ਸੁਜ੍=ਸਿਹਰਾ, ਮਾਲਾ]। ਜੌਨ੍ਹ=ਚਾਂਦਨੀ। 
ਜਾਨ ਮ੍ਰਿਗਿ=[ਜਾਨ=ਅਸਵਾਰੀ। ਮ੍ਰਿਗਿ=ਹਰਨ]। ਹਰਨ ਦੀ ਸਵਾਰੀ ਕਰਨ ਵਾਲਾ, 
ਚੰਦੂਮਾ। 
ਤੀਨ ਦ੍ਰਿਗਿ-ਤਿੰਨ ਅੱਖਾਂ ਵਾਲਾ, ਸ਼ਿਵ। 
ਸੁਧਾ=ਅੰਮਿ੍‌ਤ। 
ਸੁਰਪਾਨ=ਜੋ ਦੇਵਤਿਆਂ ਦੇ ਪੀਣ ਜੋਗ ਹੈ। ਜਿਸ ਨੂੰ ਦੇਵਤੇ ਪੀਂਦੇ ਹਨ। 
ਮੁਨੀ=ਸਤਿਕਾਰ ਯੋਗ, ਤਪੱਸ੍ਹੀ, ਸਾਧੂ। 
ਮਨ ਕੀਨੋ ਮੁਨੀ=ਜਿਵੇਂ, ਮਨ ਨੂੰ ਕੀਤਾ ਹੈ ਮੁਨੀਆਂ ਨੇ ਚਿੱਟਾ। ਅਥਵਾ “ਸਤੋਗੁਨ” 
ਦੇਹੁਰੀ ਦੀਪਕ ਹੈ:- 'ਮਨ ਕੀਨੋ ਮੁਨੀ ਸਤੋਗੁਨ '=ਮਨ ਨੂੰ ਜਿਵੇਂ ਮੁਨੀਆਂ ਨੇ ਕੀਤਾ ਹੈ 
ਸਤੋਗੁਨੀ। ਫੇਰ ਸਤੋਗੁਨੀ ਅੱਗੇ ਵੀ ਚੱਲੇਗਾ- `ਸਤੋਗੁਨ ਚੀਨ ਲੀਨੋ ਗੁਨੀ”=ਜਿਵੇਂ' ਗੁਨੀਆਂ 
ਨੇ ਸਤੋਗੁਨ ਨੂੰ ਪਛਾਣ ਲਿਆ ਹੈ। 
ਗੁਨੀ=ਤ੍ਰੈ ਗੁਣਾਂ ਦਾ ਵਿਚਾਰ ਕਰਨ ਵਾਲਾ ਜੋ ਹੋਵੇ ਸੋ ਗੁਣੀ, ਯਾ ਸੂਸ਼ਟ ਗੁਣਾਂ (ਖੂਬੀਆਂ) 
ਨੂੰ (ਜੋ ਸਾਰੇ ਉੱਜਲ ਹੁੰਦੇ ਹਨ) ਜੋ ਵੀਚਾਰ ਤੇ ਵਿਵੇਕ ਨਾਲ (ਗੁਨ ਲਵੇ) ਪਛਾਣ ਲਵੇ ਸੋ 
ਗੁਨੀ। ਤੁਕ ਦੇ ਅਰਥ ਵਿਚ ਸਤੋਗੁਣੀ।ਸਤ੍“ਗੁਣ=] ਰਜ, ਤਮ, ਸਤ੍ਹ ਤੈਆਂ ਗੁਣਾਂ ਵਿਚੋਂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 85 





ਛੇਕੜਲਾ=ਸਤ੍ਰ। ਸੱਤ੍ਹ ਗੁਣ ਹੈ:-ਨੇਕੀ, ਗਯਾਨ, ਸਚ ; ਜੋ ਧਾਰਨ ਕਰਨ ਵਾਲੇ ਨੂੰ ਬਨਾ ਦੇਂਦਾ 
ਹੈ: ਨੇਕ, ਧਰਮੀ, ਭਗਤ, ਪਵਿੱਤੁ, ਗਯਾਨ ਦਾ ਪੁੰਮੀ। 
ਚੀਨ ਲੀਨੋ=ਪਛਾਣ ਲਿਆ ਹੈ। 
ਸੁਜਸ=ਸੁਸ਼ਟ ਯਸ਼, ਯਸ਼ ਦੇ ਦੋ ਅਰਥ ਹਨ, ਕੀਰਤੀ, (ਅ) ਮਹਿਮਾ, ਪੁਤਾਪ। 

ਅਰਥ: (ਅੰਤਲੀ ਤੁਕ ਤੋ ਅਰਥ ਤੁਰੇਗਾ) ਨਾਮ ਦੀ ਸ੍ਰੇਸ਼ਟ ਮਹਿੰਮਾ ਕਰਕੇ ਹੀ ਏਹ ਸਾਰੇ 
ਸ਼ੋਭਾ ਵਾਲੇ ਹੋ ਰਹੇ ਹਨ। ਸਾਰਦਾ ਦੇ ਅੰਗਾਂ ਦੀ ਬਣ ਬਣ ਪੈ ਰਹੀ ਸੁੰਦਰਤਾ, 
ਸ਼ੇਸ਼ਨਾਗ ਦੇ (ਕਾਲੇ) ਸਰੀਰ ਨਾਲ ਜੋ (ਉੱਜਲ) ਰੰਗ (ਲੌਗਾ ਪਿਆ ਹੈ)। ਗੰਗਾ ਦੇ 
ਤਰੰਗਾਂ ਦੀ ਸ਼ੋਭਾ, ਸੂਰਜ ਦੇ ਘੋੜੇ ਦਾ (ਜੋ ਚਿੱਟਾ ਰੰਗ) ਹੈ। ਗਣੇਸ਼ ਦਾ ਦੰਦ (ਜੋ 
ਚਿੱਟਾ) ਕੀਤਾ ਹੋਇਆ ਹੈ, ਕਾਮਦੇਵ ਦਾ ਧਨੁਖ ਦੇਖੋ (ਜੋ ਫੁੱਲਾਂ ਦਾ ਹੈ), ਲੌਛਮੀ ਦਾ 
ਘਰ (ਕਮਲ), ਬ੍ਰਹਮਾ ਦਾ ਜੋ ਵਾਹਨ (ਹੰਸ) ਹੈ। ਵਿਸ਼ਨੂੰ ਦੀ ਮਾਲਾ, ਚੰਦੂਮਾ ਦੀ ਜੋ 
ਚਾਂਦਨੀ (ਚਿੱਟੀ) ਕੀਤੀ ਹੋਈ ਹੈ, ਸ਼ਿਵ ਦੀ ਜੋ ਸੁਆਹ (ਚਿੱਟੀ ਹੈ), ਦੇਉਤਿਆਂ ਦੇ 
ਪੀਣ ਜੋਗ (ਜੋ) ਅੰਮ੍ਰਿਤ ਹੈ। ਮੁਨੀਆਂ ਦਾ ਮਨ (ਜਿਸਨੂੰ ਉਨ੍ਹਾਂ ਨੇ ਉੱਜਲ) ਕਰ 
ਲਿਆ ਹੈ, (ਭਾਵ ਮੁਨੀਆਂ ਦਾ ਉੱਜਲ ਮਨ ਅਤੇ) ਗੁਣੀਆਂ ਦਾ ਸਤੋਗੁਣ (ਜਿਸਨੂੰ 
ਉਨ੍ਹਾਂ ਨੇ ਉਜਲ) ਪਛਾਣਕੇ ਧਾਰਨ ਕਰ ਲਿਆ ਹੈ। 
ਦੋ ਮੁਰਾਦਾਂ ਹਨ, ਇਕ ਤਾਂ ਇਹ ਕਿ ਸ਼ਾਰਦਾ ਦੀ ਸੁੰਦਰਤਾ, ਸ਼ੇਸ਼ਨਾਗ ਦਾ ਰੰਗ, 
ਆਦਿ ਨਾਮ ਦੇ ਸੁਜਸ ਕਰਕੇ ਸ਼ੋਭਾਵਾਨ ਹਨ, ਦੂਸਰੇ ਇਹ ਕਿ ਨਾਮ ਦੇ ਪ੍ਰਤਾਪ 
ਕਰਕੇ ਸ਼ਾਰਦਾ ਦੇ ਅੰਗ, ਸ਼ੇਸ਼ਨਾਗ ਦਾ ਰੰਗ, ਗੰਗਾ ਦੇ ਤਰੰਗ, ਸੂਰਜ ਦਾ ਘੋੜਾ, 
ਗਨੇਸ਼ ਦਾ ਦੰਦ, ਕਾਮ ਦਾ ਧਨੁਖ, ਲੌਛਮੀ ਦਾ ਘਰ (ਕਮਲ), ਬੁਹਮਾ ਦਾ ਵਾਹਨ 
(ਹੰਸ), ਵਿਸ਼ਨੂੰ ਜੀ ਦੀ ਮਾਲਾ, ਚੰਦ ਦੀ ਚਾਂਦਨੀ, ਸ਼ਿਵ ਦੀ ਸੁਆਹ, ਦੇਵਤਿਆਂ ਦੇ 
ਪੀਣ ਯੋਗ ਅੰਮ੍ਰਿਤ, ਮੁਨੀ ਦਾ ਮਨ, ਤੇ (ਗੁਨੀ) ਵਿਚਾਰਸ਼ੀਲ ਸ਼ੁਭ ਗੁਣਾਂ ਵਾਲੇ 
ਪੁਰਸ਼ਾਂ ਦਾ ਧਾਰਨ ਕੀਤਾ ਹੋਇਆ ਸਤੋਗੁਣ ਦਾ ਰੰਗ, ਏਹ ਸਾਰੇ ਚਿੱਟੇ ਅਰਥਾਤ 
ਉੱਜਲ ਹੋ ਗਏ ਹਨ। 

ਕਵਿ ਜੀ ਦਾ ਭਾਵ ਕੇਵਲ ਇਤਨਾ ਹੈ ਕਿ ਨਾਮ ਦੇ ਅਭਯਾਸ ਨਾਲ ਏਹ ਸਾਰੇ ਉੱਜਲ ਹੋਏ 
ਹਨ। ਇਸ ਕਬਿੱਤ ਵਿਚ ਪੌਰਾਣਕ ਪੁਸੰਗ, “ਦੇਵਤਾਖਯਾਨਕ, (0090:0101241) 
ਹਨ। ਦੇਵਤਾਖਯਾਨ (109(001027) ਨੂੰ ਸਿਆਕਿਆਂ ਨੇ ਤ੍ਰਿਸਕਾਰਿਆ ਨਹੀਂ, ਪਰ 
ਰੱਖੇ ਹੋਏ ਹੁੰਦੇ ਹਨ। ਕਈ ਵੇਰ ਏਹ “ਧਰਮਾਊ ਸਚਾਂ' ਦੀਆਂ ਬੁਝਾਰਤਾਂ ਵੀ ਹੁੰਦੇ 
ਹਨ। 

ਕਵਿ ਜੀ ਨੇ ਅਪਣੀ ਵਾਕਫੀਅਤ ਦੇ ਦਾਇਰੇ ਦੇ ਐਸੇ ਚੋਣਵੇਂ ਪ੍ਰਸੰਗਾਂ ਨੂੰ, ਏਥੇ ਦ੍ਰਿਸ਼ਟਾਂਤ ਦੇ 
ਤੌਰ ਤੇ ਵਰਤਿਆ ਹੈ, ਅਪਣਾ ਅਭਿਪ੍ਰਾਯ ਸਪਸ਼ਟ ਕਰਨ ਲਈ ਜੋ ਇਹ ਹੈ ਕਿ- 
“ਨਾਮ ਜਪੋ ਤੁਸੀਂ ਪਾਪਾਂ ਦੀ ਮੈਲ ਤੋ ਉੱਜਲ ਹੋ ਜਾਓਗੇ'; ਜਿਸ ਤਰ੍ਹਾਂ ਕਿ ਨਾਮ ਦੇ 
ਪ੍ਰਤਾਪ ਨੇ ਦੇਵਤਾਖਯਾਨ ਵਿਚ ਵੀ ਅੱਗੇ ਏਹ ਸੁਹਣੇ ਰੰਗ ਲਾਏ ਸੁਣੇ ਹਨ। 

ਸੂਚਨਾ: ਨਾਮ ਦੀ ਮਹਿਮਾਂ ਕਹਿ ਕੇ ਅਪਣੇ ਮਨ ਨੂੰ ਸੰਬੋਧ ਕਰਦੇ ਹਨ ਕਿ ਨਾਮ ਜਪੁ। 

ਕਬਿੱਤ:ਤਾਤ ਸੁਤ ਮਾਤ ਹਿਤੂ ਸੋਦਰ ਸਹੋਦਰੀ ਸੁ 





`1ਅ੧01010£₹ 15 0 1੦6੧ 01 1616100. 
।੧੬11005 1005. 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 86 





ਮੋਦ ਮੈ” ਕਿਸ਼ੋਦਰੀ ਸੋ' ਗਾਢੋ ਲਪਟਾਯੋ ਹੈ। 
ਮੱਤ ਜੇ ਮਤੰਗ ਜਵੀ'' ਚੰਚਲ ਤੁਰੰਗ ਬ੍ਰਿੰਦ 
ਅਨੀ ਚਤੁਰੰਗਨੀ ਸੋ ਰਿਦਾ ਹੁਲਸਾਯੋ ਹੈ। 
ਆਥਿ ਨਿਤ ਹਾਥ ਚਾਹੈ, ਜਨਮ ਅਕਾਥ ਖੋਤਿ 
ਅੰਤ ਕੋ ਨ ਸਾਥ ਮਨ ਜਾਂ ਸੋ ਡਹਿਕਾਯੋ ਹੈ। 
ਕੂੜ ਹੈ ਰੇ ਕੂੜ, ਮਨ ਮੂੜ ! ਲਗ ਨਾਮ ਰੂੜ 
ਸਾਚੇ ਕੋ ਬਨਾਯੋ, ਤਾਂ ਤੇ ਸਾਚੋ ਸੋ ਸੁਹਾਯੋ ਹੈ ॥੪੯॥ 
ਤਾਤ=ਪਿਤਾ। ਸੁਤ=ਪੁੱਤੁ। ਹਿਤੂ=ਹਿਤ ਵਾਲੇ, ਮਿੱਤੁ। 
ਸੋਦਰ=[ਸਉਦਰ=] ਇਕ ਪੇਟ ਤੋ ਉਪਜਣ ਵਾਲੇ, ਭਿਰਾਉ। 
[ਸੰਸ: ਸੋਦਰ, ਸ=ਸਮਾਨ-ਉਦਰ)] 
ਸਹੋਦਰੀ=ਇਕੋ ਪੇਟ ਤੋ, ਜੋ ਹੋਵੇ, ਭੈਣ। [ਸੰਸ. ਸਹ-ਉਦਰ-ਈ। 
ਸੁ=ਨਾਲ। ਮੋਦ=ਖੁਸ਼ੀ, ਅਨੰਦ। ਮੈੱ=ਵਿਚ। 
ਕਿਸ਼ੋਦਰੀ=[ਕ੍ਰਿਸ਼-ਉਦਰ-ਈ=] ਪਤਲੇ ਲੌਕ ਵਾਲੀ, _ਭਾਵ ਇਸਤ੍ਰੀ, ਵਹੁਟੀ। 
ਮੱਤ=ਮਸਤ। ਮਤੰਗ=ਹਾਥੀ। 
ਜਵੀਂ =ਚਾਲ। ਮੱਤ ਜੇ ਮਤੰਗ ਜਵੀ=ਮਸਤ ਚਾਲ ਵਾਲੇ ਹਾਥੀ। 
(ਅ) ਬਹੁਤ ਤ੍ਰਿੱਖੇ ਵੇਗ ਵਾਲਾ ਘੋੜਾ। [ਸੰਸ. ਜਵਨ। ਹਿੰਦੀ, ਜਵੀ।] (ਏ) ਜਵੀ=ਊਨ, 
ਭਾਵ ਸਾਂਡਨੀ। 
ਤੁਰੰਗ=ਘੋੜੇ। ਬ੍ਰਿੰਦ=ਸਮੁਦਾਇ। ਬਹੁਤੇ। ਅਨੀ=ਫੌਜ। 
ਚਤੁਰੰਗਨੀ=ਚਾਰ ਪ੍ਰਕਾਰ ਦੀ ਫੌਜ-ਪੈਦਲ, ਸਵਾਰ, ਹਾਥੀ, ਰਥ। 
ਹੁਲਸਾਯੋ=ਹੁਲਾਸ ਵਿਚ ਆਯਾ ਹੈ, ਖ਼ੁਸ਼ ਹੋ ਰਿਹਾ ਹੈ। 
ਆਥਿ=ਮਾਯਾ, ਦੌਲਤ।ਪ੍ਰਾਕ੍ਰਿਤ, ਅਤਥ। ਸੰਸ:ਅਰ੍ਥ] 
ਅਕਾਬ=ਅਕਾਰਥ, ਐਵੇਂ। ਖੋਤਿ=ਗੁਆਉਂਦਾ ਹੈ। 
ਡਹਿਕਾਯੋ=ਛਲਾਇਆ ਹੈ। ਡਹਿਕਾਣਾ=ਕਿਸੇ ਦੇ ਧੋਖੇ ਵਿਚ ਆਕੇ ਅਪਣਾ ਕੁਛ 
ਗੁਆਉਣਾ, ਬ੍ਰਿਥਾ ਗੁਆ ਬੈਠਣਾ, ਨਸ਼ਟ ਕਰਨਾ। ਰੂੜ=ਸੁੰਦਰ। 
ਅਰਥ: ਪਿਤਾ, ਪੁੱਤ, ਮਾਤਾ, ਮਿੱਤ੍ੁ, ਭਰਾ, ਭੈਣ, ਵਹੁਟੀ ਵਿਚ (ਕਿਵੇਂ) ਆਨੰਦ ਨਾਲ ਗੂੜ੍ਹਾ 
ਲਪਟ ਰਿਹਾ ਹੈ। 
ਮਸਤ ਚਾਲ ਵਾਲੇ (ਹਨ) ਜੋ ਹਾਥੀ (ਅਤੇ) ਤ੍ਰਿੱਖੇ ਘੋੜਿਆਂ ਦੇ ਸਮੁਦਾਇ (ਤੇ) ਚਤੁਰੰਗਨੀ 
ਫੌਜ (ਇਨ੍ਹਾਂ) ਨਾਲ ਦਿਲ ਹੁਲਾਸ ਵਿਚ ਆ ਰਿਹਾ ਹੈ। 





""ਪਾਠਾਂਤੂ-ਜੋਵੀ-ਬੀ ਹੈ। 

`ਡਿੰਗਲ ਭਾਖਾ ਵਿਚ ਬੀ-ਜਵਨ-ਨਾਮ “ਵੇਗ ਵਾਲੇ ਘੋੜੇ ` ਦਾ ਦਿੱਤਾ ਹੈ। ਜੇ 

ਲਾਉਣਾ ਹੋਵੇ, ਤਾਂ ਜਪਦਾ ਹੈ ਕਿ “ਚੰਚਲ ਤੁਰੰਗ” ਤਾਂ ਤ੍ਰਿੱਖੇ ਘੋੜੇ ਦਾ ਨਾਮ ਹੈ, ਤੇ “ਜਵੀ” ਘੋੜ ਦੌੜ ਵਿਚ 
ਲੱਗਣ ਵਾਲੇ ਘੋੜੇ ਦਾ ਨਾਮ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 87 





ਮਾਯਾ ਨੂੰ ਸਦਾ (ਅਪਣੇ) ਹੱਥ (ਵਿੱਚ ਰੱਖਣਾ) ਚਾਹੁੰਦਾ ਹੈ, (ਇਸ ਤਰ੍ਹਾਂ) ਜਨਮ ਅਕਾਰਥ 
ਗੁਆ ਰਿਹਾ ਹੈ, (ਪਰ) ਅੰਤ ਨੂੰ ਨਾਲ ਨਹੀਂ (ਜਾਣਾ ਇਸ ਮਾਯਾ ਨੇ ਕਿ) ਜਿਸ ਨਾਲ 
ਮਨ ਨੂੰ ਛਲਾਇਆ ਹੈ। 

ਹੇ ਮੂਰਖ ਮਨ ! (ਇਹ ਸਭ) ਝੂਠ ਹੈ, ਝੂਠ ਹੈ (ਇਹ), ਇਸ ਕਰਕੇ ਸਤਯ ਹੋਕੇ (ਭਾਸਦਾ ਹੈ 
ਯਾ) ਸ਼ੋਭਾ ਦੇਂਦਾ ਹੈ (ਕਿ ਇਸ ਨੂੰ) ਸੱਚੇ (ਵਾਹਿਗੁਰੂ) ਨੇ ਬਨਾਯਾ ਹੈ (ਸੋ ਤੂੰ ਉਸ 
ਸੱਚੇ ਦੇ) ਸੁਹਣੇ ਨਾਮ ਨੂੰ ਲੌਗ। 

: ਇਸ ਜਗਤ ਦੇ ਸਬੰਧੀਆਂ, ਪਦਾਰਥਾਂ ਤੇ ਮਾਯਾ ਦੇ ਸਾਮਾਨਾਂ ਨੂੰ ਗਿਣਕੇ ਦੱਸਦੇ ਹਨ 
ਕਿ ਇਨ੍ਹਾਂ ਵਿਚੋ' ਕਿਸੇ ਦੇ ਨਾਲ ਨਹੀਂ ਜਾਣਾ, ਇਸ ਕਰਕੇ ਸਭ ਕੂੜ ਪਸਾਰਾ ਹੈ, ਤਾਂ 
ਤੇ ਕੂੜ ਨੂੰ ਛੱਡ। ਪ੍ਰਸ਼ਨ ਉਪਜਦਾ ਹੈ; ਕਿ ਲਗਦਾ ਤਾਂ ਸੱਚ ਹੈ। ਉੱਤਰ ਦੇਂਦੇ ਹਨ 
ਕਿ ਇਸਦਾ ਰਚਨਹਾਰ ਸੱਚਾ ਹੈ, ਇਸ ਕਰਕੇ ਸੱਚਾ ਲੌਗਦਾ ਹੈ। ਤੇ ਹੇ ਮਨ! ਤੈਨੂੰ 
ਚਾਹੀਦਾ ਹੈ ਕਿ ਉਸ ਰਚਨਹਾਰ ਨੂੰ ਤੂੰ ਲਗੇ', ਤਾਂ ਤੂੰ ਉਸਦੀ ਸਮੀਪਤਾ ਵਿਚ ਉਸਦੇ 
ਗੁਣਾਂ ਨਾਲ ਭੂਸ਼ਤਿ ਹੋਵੇਂ ਤੇ ਸਾਰੇ ਸੁਖਾਂ ਦਾ ਭਾਈਵਾਲ ਬਣੇਂ। ਇਹੋ ਨਾਮ ਹੀ ਇਕ 
ਸੱਚਾ ਤੇ ਸੁੰਦਰ (ਨਾਲ ਨਿਭਣੇ ਵਾਲਾ) ਪਦਾਰਥ ਹੈ, ਤਾਂ ਤੇ ਇਸੇ ਨੂੰ ਲੌਗ। 

ਕਬਿੱਤ: ਬਾਜੀਗਰ ਜੈਸੀ ਬਾਜੀ ਮਾਯਾ ਕੀ ਕਨਾਤ ਸਾਜੀ 

ਪਾਜੀ ਕੋ ਅਪਾਜੀ ਲਖਿ ਤਾਂ ਸੋ ਬਿਰਮਾਯੋ ਹੈ'। 

ਸੰਚਿ ਸੰਚਿ ਜਾਗੇ ਤੇ ਬਹੁਰਿ ਪਛੁਤਾਯੋ ਹੈ। 

ਰਜੂ ਮੈ ਸਰਪ ਆਦਿ ਅੰਤ ਹੂੰ ਨ ਪਾਯੋ ਹੈ। 

ਕੂੜ ਹੈ ਰੇ ਕੂੜ, ਮਨ ਮੂੜ ! ਲਗ ਨਾਮ ਰੂੜ 

ਸਾਚੇ ਕੋ ਬਨਾਯੋ ਤਾਂ ਤੇ ਸਾਚੋ ਸੋ ਸੁਹਾਯੋ ਹੈ ॥੫੦॥ 
ਬਾਜੀਗਰ=ਮਦਾਰੀ, ਨਜ਼ਰਬੰਦੀ ਦੇ ਯਾ ਹੋਰ ਤਮਾਸ਼ੇ ਕਰਨ ਵਾਲਾ। [ਫਾ: ਬਾਜ਼ੀਗਰ] 
ਬਾਜੀ=ਖੇਲ, ਤਮਾਸ਼ਾ। [ਫ਼ਾਰਸੀ, ਬਾਜ਼ੀ] 

ਕਨਾਤ=ਮੋਟੇ ਕਪੜੇ ਦਾ ਪਰਦਾ। ਮਦਾਰੀ ਕਨਾਤ ਤਾਣਕੇ ਤਮਾਸ਼ਾ ਕਰਦਾ ਹੈ। ਜਿਵੇ 

ਉਸਦੀ ਕਨਾਤ ਤਿਵੇ' ਇੱਥੇ ਮਾਯਾ ਦੀ ਕਨਾਤ।ਤੁਰਕੀ, ਕਿਨਾਤ] (ਅ) ਅਥਵਾ-ਭੁਲੇਵੇ ਦੀ 
ਕਨਾਤ। ਭਾਵੇਹ ਕਿ ਜੋ ਕਨਾਤ ਬਾਜ਼ੀਗਰ ਦੀ ਦਿੱਸ ਰਹੀ ਹੈ ਉਹ ਬੀ ਨਜ਼ਰਬੰਦੀ ਦੀ ਹੈ। 
ਸਾਜੀ=ਬਨਾਈ। 

ਪਾਜੀ=ਮੁਲੈਮਾ। ਉਹ ਸ਼ੈ ਜੋ ਅਸਲ ਵਿਚ ਨਾ ਹੋਵੇ, ਪਰ ਬਨਾਉਟੀ ਹੋਵੇ, ਭਾਵ ਝੂਠੀ। 

ਅਪਾਜੀ=ਜੋ ਪਾਜੀ ਨਾ ਹੋਵੇ, ਬਨਾਵਟੀ ਨਾ ਹੋਵੇ; ਸੱਚੀ, ਅਸਲੀ। 

ਬਿਰਮਾਯੋ=ਭਰਮਿਆ, ਭੁੱਲ ਰਿਹਾ। 

ਸੁਪਨੇ ਪਦਾਰਥ=ਸੁਪਨੇ ਵਿਚ ਦੇ ਪਦਾਰਥ, ਜੋ ਵਾਸਤਵ ਵਿਚ ਤਾਂ ਹੁੰਦੇ ਹੀ ਨਹੀਂ ਜੋ ਕੱਠੇ 

ਹੋ ਸਕਣ; ਸੋ ਸੁਪਨੇ ਵਿਚ ਹੀ ਪਦਾਰਥ ਰਚਦਾ ਹੈ ਤੇ ਸੁਪਨੇ ਵਿਚ ਹੀ ਕੱਠੇ ਕਰਦਾ ਹੈ।(ਅ) 
ਰਚਯੋ=ਰਚਕੇ, ਖਚਤ ਹੋਕੇ। ਤੁਕ ਦਾ ਅਰਥ ਫੇਰ ਐਉ” ਲਗੇਗਾ=ਸੁਆਰਥ ਵਿਚ ਲਗਾ 
ਹੋਇਆ ਸੁਪਨੇ ਦੇ ਪਦਾਰਥ ਕੱਠੇ ਕਰਦਾ ਹੈ, ਕੱਠੇ ਕਰ ਕਰ ਕੇ ਜਦ ਜਾਗਦਾ ਹੈ ਤਾਂ 
ਪਛੁਤਾਉਂਦਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 88 





ਸੁਆਰਥ=ਆਪਣੇ ਅਰਥ ਲਈ। ਆਪਣੇ ਮਤਲਬ ਲਈ। 

ਸੰਚੈ=ਕੱਠੇ ਕਰਦਾ ਹੈ। ਬਹੁਰਿ=ਮਗਰੋੱ', ਫਿਰ। 

ਸੁਕਤਾ=ਸਿਪ। [ਸੰਸ. ਸ਼ੁਰ੍ਹਿ:] 

ਰਜਤ=ਚਾਂਦੀ। [ਸੰਸ. ਰਜਤ] 

ਮ੍ਰਿਗ ਤ੍ਰਿਸ਼ਨਾ=ਹੁਨਾਲੇ ਵਿਚ ਰੇਤਥਲਿਆਂ ਯਾਂ ਰੜਿਆਂ ਪਰ ਕੜਕਦੀ ਪੈਂਦੀ ਧੁੱਪੇ ਜਲ ਦੇ 
ਭਲ ਨਜ਼ਰ ਪੈਣੇ, ਇਸ ਭੁਲੇਵੇ ਵਿਚ ਮ੍ਰਿਗ ਉਧਰ ਨੂੰ ਲਲਚਦੇ ਹਨ। 

ਰੱਜੁ=ਰੱਸੀ। ਹਨੇਰੇ ਵੇਲੇ ਰੱਸੀ ਵਲ ਖਾਕੇ ਪਈ ਦਿੱਸੇ ਤਾਂ ਕਈ ਵੇਰੀ ਸੱਪ ਦਾ ਭਰਮ ਹੋ 

ਜਾਂਦਾ ਹੈ। ਆਦਿ ਅੰਤ=ਮੁੱਢ ਤੇ ਮੁੱਕਣ। ਮੁਹਾਵਰਾ ਹੈ, ਭਾਵ-ਕਦੇ ਬੀ-। 

(ਅੰ) ਅਰਥ ਐਉੱ ਬੀ ਲਗਦਾ ਹੈ, ਕਿ ਇਹਨਾਂ ਦਾ ਆਦਿ ਤਾਂ ਹੈ ਕਿ ਜਦੋ” ਭਰਮ ਪੈਂਦਾ ਹੈ 
ਪਰ ਅੰਤ ਨਹੀਂ, ਕਿਉਕਿ ਵਿਚੋਂ ਨਿਕਲਦਾ ਕੁਝ ਨਹੀਂ। 

ਅਰਥ: ਬਾਜੀਗਰ ਦੀ ਬਾਜੀ ਵਰਗੀ ਮਾਯਾ ਦੀ (ਮਾਨੋ) ਕਨਾਤ ਸਾਜੀ (ਗਈ ਹੈ, ਜਿਸ ਵਿਚ 
ਪਰਪੰਚ ਦੀ ਰਚਨਾ ਰਚੀ ਗਈ ਹੈ, ਪਰ ਹੇ ਮਨ! ਤੂੰ) ਇਸ ਬਨਾਵਟ ਨੂੰ ਅਸਲੀ 
ਲਖਕੇ ਉਸ ਵਿਚ ਭਰਮ ਗਿਆ ਹੈ'। 

(ਪਰ ਤੂੰ ਉਸ ਮਨੁੱਖ ਵਾਂਡੂ ਪਛੁਤਾਏਂਗਾ ਜੋ ਸੁਪਨੇ ਵਿਚ) ਸੁਪਨੇ ਦੇ ਪਦਾਰਥ ਸੁਆਰਥ ਲਈ 
ਰਚਕੇ ਇਕੱਠੇ ਕਰਦਾ ਹੈ, ਫਿਰ ਕੱਠੇ ਕਰ ਕਰਕੇ ਜਾਗਿਆਂ ਤੇ ਪਛੁਤਾਉਂਦਾ ਹੈ। 
ਜਿਵੇ (ਕਿਸੇ ਨੇ) ਸਿੱਪੀ (ਵਿਚੋਂ) ਚਾਂਦੀ, ਮ੍ਗਿ-ਤ੍ਰਿਸ਼ਨਾ ਵਿਚੋਂ ਪਾਣੀ, ਰੱਸੀ ਵਿਚੋ' ਸੱਪ ਕਦੇ 

ਬੀ ਨਹੀਂ ਲੌਭਿਆ ਹੈ। 

(ਤਿਵੇ') ਹੇ ਮੂਰਖ ਮਨ! (ਇਹ ਸਭ) ਝੂਠ ਹੈ, ਝੂਠ ਹੈ, (ਇਹ) ਇਸ ਕਰਕੇ ਸੱਤਯ ਹੋਕੇ 
(ਭਾਸਦਾ ਹੈ ਯਾ) ਸ਼ੋਭਾ ਦੇਂਦਾ ਹੈ (ਕਿ ਇਸਨੂੰ) ਸੱਚੇ (ਵਾਹਿਗੁਰੂ) ਨੇ ਬਨਾਯਾ ਹੈ (ਸੋ 
ਤੂੰ ਉਸ ਸੱਚੇ ਦੇ) ਸੁਹਣੇ ਨਾਮ ਨੂੰ ਲੌਗ'। 

ਦੋਹਰਾ: ਜਿਹ ਕਰੁਨਾ ਤੇ ਜਠਰ ਮਹਿ, ਅਗਨਿ ਸਪਰਸ਼ ਨ ਹੋਇ। 
ਜਨਮਤਿ ਹੀ ਪੁਨ ਜਗ ਰਚਯੋ, ਰਿਦੈ ਬਿਸ਼ਾਰਯੋ ਸੋਇ ॥੫੧॥ 

ਕਰੁਨਾ=ਮਿਹਰ, ਫਜ਼ਲ, ਕਿਰਪਾ। [ਸੰਸ. ਕਰੁਣਾ] ਜਠਰ=ਪੇਟ। 

ਸਪਰਸ਼=ਛੋਹ। ਮੁਰਾਦ ਹੈ ਕਿ ਮਾਤਾ ਦੇ ਪੇਟ ਵਿਚ ਜੋ ਨਿੱਘ ਯਾ ਗਰਮੀ ਹੈ, ਜਿਸ ਨਾਲ 
ਉਸਦੇ ਸਰੀਰ ਦੇ ਅੰਨ ਆਦਿ ਪਚਦੇ ਹਨ, ਉਹ ਗਰਮੀ ਤੇਰੇ ਤੇ ਅਸਰ ਬੁਰਾ ਨਹੀਂ ਕਰ 
ਸਕੀ। ਪੇਟ ਵਿਚ ਜਦ ਪਰਵੇਸ਼ ਹੁੰਦਾ ਹੈ ਤਾਂ ਖਸਖਸ ਦੇ ਦਾਣੇ ਤੋ' ਬੀ ਕਿਤੇ ਛੋਟਾ ਵਜੂਦ 
ਹੁੰਦਾ ਹੈ, ਜੋ ਵਧੀ ਹੋਈ ਗਰਮੀ ਯਾ ਓਥੇ ਮੌਜੂਦ ਰਸ ਦੀ ਖਟਾਈ ਦੇ ਵਧਣ ਮਾਤ੍ਹ ਨਾਲ ਮਰ 
ਸਕਦਾ ਹੈ, ਪਰ ਉਹ ਸੂਖਮ ਸ਼ੈ ਅੰਦਰ ਮਾਤਾ ਦੇ ਪੇਟ ਵਿਚ ਮਰੀ ਨਹੀਂ, ਤਾਂ ਹੀ ਤੂੰ ਬਣਿਓਂ। 

ਰਚਯੋ=ਤੂੰ ਰਚ ਗਿਆ, ਲੌਗ ਗਿਆ। ਰਿਦੈ=ਦਿਲ ਤੋਂ। 

ਸੋਇ=ਉਸਨੂੰ। 





`ਇਸ ਤੁਕ ਦਾ ਐਉ' ਬੀ ਅਰਥ ਲਗਦਾ ਹੈ-ਹੇ ਮੂਰਖ ਮਨ! ਇਹ ਝੂਠ ਹੈ ਝੂਠ ਹੈ, ਤੂੰ ਸੁਹਣੇ ਨਾਮ ਨੂੰ ਲਗ 
(ਕਿਉਂਕਿ ਤੂੰ) ਸੱਚੇ (ਵਾਹਿਗੁਰੂ) ਦਾ ਬਨਾਇਆ ਹੋਇਆ ਹੈਂ' (ਸੋ ਤੂੰ) ਸੱਚੇ (ਵਾਹਿਗੁਰੂ) ਨਾਲ (ਲੌਗਕੇ ਹੀ) 
ਸੁਹਣਾ ਲਗੇਂਗਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 89 





ਅਰਥ: ਜਿਸਦੀ ਕ੍ਰਿਪਾ ਨਾਲ (ਮਾਤਾ ਦੇ) ਪੇਟ ਵਿਚ (ਪੇਟ ਦੀ) ਅਗਨੀ (ਤੈਨੂੰ) ਛੁਹ ਨਹੀਂ 
ਸਕੀ, (ਪਰ ਤੂੰ) ਜਨਮਦਿਆਂ ਹੀ ਫੇਰ ਜਗਤ ਵਿਚ ਰਚ ਗਿਓਂ (ਅਤੇ) ਹਿਰਦੇ ਤੋ 
ਉਸਨੂੰ ਵਿਸਾਰ ਦਿੱਤੋ ਈ। 
ਚੌਪਈ: ਜਿਹ ਕਰਨਾ ਤੇ ਰੂਪ ਅਨੂਪਾ। 
ਤਿਹ ਤਜਿ ਪਰਯੋ ਅੰਧ ਜੋ ਕੂਪਾ। 
ਜਿਸ ਕਰੁਨਾ ਸਭਿ ਦਏ ਪਦਾਰਥ। 
ਤਿਸ ਤਜਿ ਫਿਰਤ ਬਿਸ਼ੈ ਕੇ ਸ੍ਰਾਰਥ ॥੫੨॥ 
ਮਨ ਮੂਰਖ ਅਜਹੂੰਂ ਨਹਿਂ ਜਾਨਤਿ। 
ਜਿਸ ਕਰੁਨਾ ਤੇ ਸਭਿ ਤੁਝ ਮਾਨਤਿ। 
ਮਧੁਰ ਜਾਨ ਬਿਸ਼ਯਨਿ ਬਿਲਸਾਤੂ। 
ਸੋ ਹੋਵਹਿਂ ਕਟੁ ਬਡ ਦੁਖ ਦਾਤੂ ॥੫੩॥ 
ਕਰੁਨਾ=ਕਿਰਪਾ। ਅਨੁਪਾ=ਅਨੂਪਮ, ਸੁੰਦਰ। 
ਤਜਿ=ਛੱਡਕੇ। 
ਅੰਧ ਜੋ ਕੂਪਾ=ਜੋ ਖੂਹ ਅੰਧ ਹੈ, ਭਾਵ ਹਨੇਰਾ ਖੂਹ, ਮੁਰਾਦ ਮਾਯਾ ਦੇ ਮੋਹ ਤੋਂ' ਹੈ। 
ਸ੍ਰਾਰਥ=ਮਤਲਬ, ਆਪਣਾ ਅਰਥ। ਮਾਨਤਿ=ਮਾਨ ਦੇਦੇ ਹਨ। 
ਮਧੁਰ=ਮਿੱਠੇ। ਬਿਸ਼ਯਨਿ=ਵਿਸ਼ਿਆਂ ਵਿਚ, ਭੋਗਾਂ ਵਿੱਚ। 
ਬਿਲਸਾਤੂ =ਕਰੀੜਾ ਕਰਦਾ ਹੈ', ਭੋਗਦਾ ਹੈ। [ਸੰਸ. ਵਿਲਸਨ] 
ਕਟੁ=ਕੌੜੇ। ਦੁਖ ਦਾਤੂ=ਦੁਖ ਦੇਣ ਵਾਲੇ, ਦੁਖਦਾਈ। 
ਅਰਥ: (ਮਨ ਪ੍ਰਤਿ ਹੋਰ ਸੰਬੋਧ ਕਰਦੇ ਹਨ) ਜਿਸਦੀ ਕ੍ਰਿਪਾ ਨਾਲ (ਤੈਨੂੰ ਮਿਲਿਆ ਹੈ) 
ਸੁੰਦਰ ਰੂਪ, ਉਸਨੂੰ ਛੱਡਕੇ ਤੂੰ ਪਿਆ ਹੈਂ ਖੂਹ ਵਿਚ ਜੋ ਅੰਧ ਹੈ (ਭਾਵ ਅੰਨੇ ਖੂਹ 
ਵਿਚ)। ਜਿਸਦੀ ਕ੍ਰਿਪਾ ਨੇ (ਤੈਨੂੰ) ਸਾਰੇ ਪਦਾਰਥ ਦਿੱਤੇ ਹਨ ਉਸਨੂੰ ਛੱਡਕੇ ਤੂੰ 
ਵਿਸ਼ਿਆਂ ਦੇ ਸ੍ਰਾਰਥ ਮਗਰ ਫਿਰਦਾ ਹੈ'! 
ਹੇ) ਮੂਰਖ ਮਨ! (ਤੂੰ) ਅਜੇ ਬੀ (ਉਸਨੂੰ) ਨਹੀਂ ਪਛਾਣਦਾ (ਕਿ) ਜਿਸਦੀ ਕਿਰਪਾ ਨਾਲ ਸਾਰੇ 
ਤੈਨੂੰ ਮਾਨ ਦੇਂਦੇ ਹਨ। (ਜਿਨ੍ਹਾਂ) ਵਿਸ਼ਿਆਂ ਨੂੰ (ਤੂੰ) ਮਿੱਠਾ ਜਾਣਕੇ ਭੋਗਦਾ ਹੈ, ਓਹ 
(ਅੰਤ ਨੂੰ ਬੜੇ) ਕੌੜੇ ਤੇ ਬੜੇ ਦੁਖਦਾਈ (ਸਾਬਤ) ਹੋਣਗੇ। 
ਦੋਹਰਾ: ਨਾਮਹਿ ਤੇ ਸਭਿ ਕੁਛ ਬਨਯੋ, ਖੰਡ ਬੁਹਮੰਡ ਸਰੀਰ। 
ਸੋ ਕਿਉਂ ਨਾਮ ਬਿਸਾਰਿਓ? ਨਿਤ ਸਮਾਰਿ ਮਤਿ ਧੀਰ ॥੫੪॥ 
ਖੰਡ=ਹਿੱਸਾ। ਮੁਰਾਦ ਹੈ, ਊਰਧਵ ਖੰਡ ਤੇ ਅਧੋਖੰਡ ਤੋਂ, ਜੋ ਬ੍ਰਹਮੰਡ ਦੇ ਦੋ ਹਿੱਸੇ ਮੰਨੇ 
ਗਏ ਹਨ। ਪਹਿਲੇ ਵਿਚ ਸੂਰਗ ਆਦਿ ਲੋਕ ਤੇ ਦੂਸਰੇ ਵਿਚ ਪ੍ਰਿਥ੍ਹੀ ਆਦਿ ਲੋਕ ਮੰਨੇ ਹਨ। 
(ਅ) ਖੰਡ ਤੋ ਮੁਰਾਦ ਪ੍ਰਿਥਵੀ ਦੇ ਨੌ ਹਿੱਸਿਆਂ ਦੀ ਬੀ ਹੈ। 
ਬ੍ੁਹਮੰਡ=ਬੁਹਮਾਂਡ, ਵਿਸ਼ਹ, ਸਾਰਾ ਜਗਤ। [ਸੰਸ. ਬੂੁਹਮ4ਅੰਡ] 
ਸਰੀਰ=ਮਾਨੁਖ ਦੀ ਦੇਹ। ਅਥਵਾ ਧਰਤੀ ਉਤੇ ਵਿਚਰਨ ਵਾਲੇ ਸਾਰੇ ਸਰੀਰ ਧਾਰੀ। 
ਸਮਾਰਿ=ਸੰਭਾਰ=ਪੂਰਣਤਾਈ। (ਅ) ਸੰਭਾਲ=ਭਲੀ ਤਰ੍ਹਾਂ ਧਜਾਨ ਵਿਚ ਰਖ; ਸਿਮਰ। 
ਮਤਿ=ਸਮਝ, ਬੁੱਧੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 90 





ਧੀਰ=[ਧੀ=ਬੁਧੀ-ਰ=ਧਾਰਨ ਵਾਲਾ=] ਬੁੱਧੀ ਮਨ। (ਅ) ਧੀਰ=ਧੀਰਜ ਵਾਲਾ। ਮਤਿ 
ਧੀਰ=ਬੁੱਧੀ ਕਰਕੇ ਧੀਰਜਵਾਨ। 
(ਏ) ਸਮਝ ਅਰ ਬੁੱਧੀ ਵਾਲੇ। (ਸ) ਧੀਰ ਮਤਿ ਇਸਥਿਤ ਬੁੱਧੀ ਵਾਲੇ। “ਧੀਰ? 
ਵਿਸ਼ੇਖਣ ਹੋ ਗਿਆ “ਮਤਿ” ਦਾ। 
ਅਰਥ: ਬੁਹਿਮੰਡ ਤੇ ਖੰਡ (ਤੇ ਇਨ੍ਹਾਂ ਵਿਚ ਵੱਸਣ ਵਾਲੇ) ਸਰੀਰ, (ਗਲ ਕੀਹ) ਸਾਰਾ ਕੁਛ 
ਨਾਮ ਤੋ ਹੀ ਬਣਿਆ ਹੈ', ਉਸ ਨਾਮ ਨੂੰ (ਤੂੰ) ਕਿਉ ਵਿਸਾਰਿਆ ਹੈ? ਹੇ ਸਮਝ ਤੇ 
ਬੁੱਧੀ ਵਾਲੇ ! (ਉਸ ਨੂੰ) ਨਿੰਤ ਸੰਭਾਲ (ਤੇ ਯਾਦ ਕਰ)। 
ਸੈਯਾ: ਨਾਗੁਨ ਤੇ ਪੁਨ ਸਾਗੁਨ ਤੇ, ਗੁਰ ਕੇ ਮਤਿ ਮੈਂ ਵਡ ਨਾਮ ਪਛਾਨੋ। 
ਸ਼ੀ ਮੁਖ ਨਾਨਕ ਗੋਬਿੰਦ ਸਿੰਘ, “ਵਡੋ ਸਭਿ ਤੇ ` ਕਹਿ ਨਾਮ ਬਖਾਨੋ। 
ਬੇਦ ਪੁਰਾਨ ਗਰੰਥ ਭਨੈ', ਕਵਿ ਕੋਵਿਦ ਜੇ ਸਭਿ ਹੀ ਮਨ ਮਾਨੋ। 
ਰੇ ਮਨ ਮੂੜ! ਸੁ ਨਾਮ ਪ੍ਰਤਾਪਹਿ, ਜਾਨ ਅਜਾਨ ਭਯੋ ਕਿਮ ਜਾਨੋਂ 


॥੫੫ | 
ਨਾਗੁਨ=ਜਿਸ ਵਿਚ ਰਜ, ਤਮ, ਸਤ, ਤ੍ਰੈ ਗੁਣ ਨਹੀਂ ਹਨ। ਨਿਰਗੁਣ। 
[ਨਾ=ਨਹੀਂ। ਗੁਨ=ਗੁਣ] 
ਸਾਗੁਨ=ਜਿਸ ਵਿਚ ਰਜ, ਤਮ, ਸਤ, ਤ੍ਰੈਏ ਗੁਣ ਹੋਣ। [ਸਾ=ਸਹਿ, ਸਹਿਤ“ਗੁਨ=ਗੁਣ। 
ਸਾਗੁਣ=ਤ੍ਰੈ ਗੁਣਾਂ ਸਮੇਤ]। 
ਪਛਾਨੋ=ਪਛਾਣਿਆਂ ਹੈ। ਇਸ਼ਾਰਾ ਖੋਜ (ਮੁਤਾਲਯਾ) ਵਲ ਹੈ ਕਿ ਗੁਰੂ ਦੇ ਮਤ 


ਖੋਜਿਆਂ। 

ਬਖਾਨੋ=ਆਖਿਆ ਹੈ। ਵਰਣਨ ਕੀਤਾ ਹੈ। 

ਬੇਦ=ਸਭ ਤੋ" ਪੁਰਾਣੇ ਸਮੇ ਦੇ ਪੁਸਤਕ-ਵੇਦ। 

ਪੁਰਾਨ=ਮੰਝਲੇ ਸਮੇ ਦੇ ਪੁਸਤਕ-ਪੁਰਾਣ। 

ਗਰੰਥ=ਸਭ ਤੋ ਅੰਤਲੇ ਸਮੇ' ਦੇ ਧਰਮ ਪੁਸਤਕ-ਸ਼੍ਰੀ ਗੁਰੂ ਗੁੰਥ ਸਾਹਿਬ ਜੀ; ਗ੍ਰੰਥ ਪਦ 
ਤੋਂ ਇਹੋ ਮੁਰਾਦ ਹੈ। ਕਈ ਸਿਆਣੇ “ਕਵੀਆਂ ਤੇ ਪੰਡਤਾਂ ਦੇ ਗੁੱਥ” ਐਉ ਬੀ ਅਰਥ ਲਾਉਂਦੇ 
ਹਨ, ਪਰ-ਭਨੈ'-ਕ੍ਰਿਯਾ ਪਦ ਹੈ ਤੇ ਪਦ-ਕਵਿ, ਕੋਵਿਦ-ਉਸਤੋ' ਪਿੱਛੇ ਪਏ ਹਨ। 

ਭਨੈ=ਕਹਿੰਦੇ ਹਨ। 

ਕਵਿ=ਕਵਿਤਾ ਕਰਨ ਵਾਲੇ। ਮੁਰਾਦ ਉਨ੍ਹਾਂ ਕਵੀਆਂ ਤੋ ਹੈ ਜੋ ਅਗੰਮ ਵਿਚ ਅਨੰਤ ਦੀ 
ਛੁਹ ਲੈਕੇ ਕਵਿਤਾ ਕਰਦੇ ਹਨ। 

ਕੋਵਿਦ=ਪੰਡਤ, ਗਯਾਨੀ। ਜੋ ਵਿਦਯਾ ਪਾਕੇ ਸਿਆਣੇ ਤੇ ਸਿਖਯਾਦਾਤੇ ਬਣੇ ਹਨ।ਕੋ=ਜੋ 
ਉਚਾਰੇ ਯਾ ਸਿਖਾਵੇ-ਵਿਦ=ਗਿਆਨ] 

ਮਾਨੋ=ਮੰਨਿਆ ਹੈ। ਮਨਮਾਨੋ=ਮੰਨਿਆ ਤੇ ਮਾਨ ਦਿੱਤਾ ਹੈ। (ਅ) ਮਨ ਵਿਚ ਮੰਨਿਆ 
ਹੈ। 





`ਨਾਮ ਕੇ ਧਾਰੇ ਆਗਾਸ ਪਾਤਾਲ ॥” ਆਦਿ, ਸੁਖਮਨੀ ਸਾਹਿਬ ਵਿਚ ਦੱਸਿਆ ਹੈ। 

'ਜੇ-ਭਨੈ'-ਨੂੰ ਦੇਹੁਰੀ ਦੀਪਕ ਰੱਖੋ ਤਾਂ ਅਰਥ ਐਉ ਲੱਗੇਗਾ-ਵੇਦ, ਪੁਰਾਣ ਸ਼੍ਰੀ ਗੁਰੂ ਗੂੰਥ ਸਾਹਿਬ ਜੀ 
ਆਖਦੇ ਹਨ, ਤੇ ਸਾਰੇ ਹੀ ਕਵਿ ਕੋਵਿਦ ਆਖਦੇ ਹਨ, (ਇਹ ਗੱਲ) ਮਨ ਵਿਚ ਮੰਨ ਲਓ, ਪਰ ਇਸ ਅਰਥ 
ਵਿਚ ਲਾਵੰਨਤਾ ਨਹੀਂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 91 





ਜਾਨੋ=ਜਾਣਿਆ ਜਾਏ। (ਅ) ਜਾਣਨੋ। ਸਚਖੰਡ ਵਾਸੀ ਸੀ ਮਾਨ ਡਾਕਟਰ ਚਰਣ ਸਿੰਘ ਜੀ 
ਤੁਕ ਦਾ ਦੂਜਾ ਅਰਥ ਐਉ' ਲਾਉਂਦੇ ਹੁੰਦੇ ਸਨ:-ਨਾਮ ਦਾ ਪ੍ਰਤਾਪ ਜਾਣਨੋ' ਕਿਉ ਜਾਣਕੇ 
ਅਜਾਨ ਹੋਇਆ ਹੈ? 

ਅਰਥ: ਗੁਰੂ ਜੀ ਦੇ ਮਤ ਵਿਚ ਨਾਮ ਨੂੰ ਨਿਰਗੁਣ ਤੇ ਫੇਰ ਸਰਗੁਣ ਦੋਹਾਂ ਤੋਂ ਵੱਡਾ ਪਛਾਣਿਆ 
ਹੈ। 

ਦੂਸਰਾ ਅਰਥ: ਨਿਰਗੁਣ (ਮਤ ਵਿਚ) ਅਤੇ ਫੇਰ ਸਰਗੁਣ' (ਮਤ ਵਿਚ) ਅਤੇ ਸਤਿਗੁਰੂ 

ਜੀ ਦੇ ਮਤ"'' ਵਿਚ ਨਾਮ ਨੂੰ ਹੀ ਵੱਡਾ ਪਛਾਣਿਆ ਹੈ। 

(ਸਹੀ ਗੁਰੂ) ਨਾਨਕ (ਦੇਵ ਜੀ ਅਤੇ ਸੀ ਗੁਰੂ) ਗੋਬਿੰਦ ਸਿੰਘ (ਜੀ ਨੇ ਆਪਣੇ) ਸ਼੍ਹੀ ਮੁਖ (ਤੋ) 
ਨਾਮ ਨੂੰ ਸਭ ਤੋ ਵੱਡਾ ਕਹਿਕੇ ਵਰਣਨ ਕੀਤਾ ਹੈ। ਵੇਦ, ਪੁਰਾਣ (ਤੇ ਸ਼੍ਰੀ ਗੁਰੂ) ਗੁੰਥ 
(ਸਾਹਿਬ ਜੀ ਇਹੋ ਗਲ) ਆਖਦੇ ਹਨ, ਕਵਿ ਤੇ ਪੰਡਤ ਜੋ ਹਨ, ਸਾਰਿਆਂ ਹੀ (ਇਸ 
ਸਿਧਾਂਤ ਨੂੰ) ਮੰਨਿਆ ਤੇ ਮਾਨ ਦਿੱਤਾ ਹੈ। 

(ਫੇਰ) ਹੇ ਮੂਰਖ ਮਨ ! ਤੂੰ ਉਸ ਨਾਮ ਦੇ ਪ੍ਰਤਾਪ ਤੋਂ ਜਾਣਕੇ ਅਜਾਣ ਹੋ ਰਿਹਾ ਹੈਂ, (ਇਸਦਾ 


$ <੨$ ਕਾ 


ਤੋ` ਵੱਡੇ ਹੋਣ ਦਾ ਕਾਰਣ ਦੱਸਦੇ ਹਨ:- 


ਯਾ: ਨਾਗੁਨ ਤੇ ਇਮ ਜਾਨ ਵਡੋ, ਪਰਮਾਤਮ ਦੇਹਿਨ ਮੈ” ਸਭਿ ਸੋਊ। 
ਚੇਤਨ ਕੇ ਅਵਿਲੈਬਤਿ ਹੂੈ , ਨਰ ਨਾਰਿ ਬਿਰਾਜਤਿ ਜੰਗਮ ਜੋਊ। 
ਹੋਵਤਿ ਹੀ ਤਿਹ ਕੇ ਘਟ ਮੈ', ਨਰ ਜੀਵ ਦੁਖੀ ਭਵ ਮੈ ਸਭਿ ਕੋਊ। 
ਨਾਮ ਜਪੈ ਜਬ ਹੀ ਸੁਖ ਸਾਗਰ, ਚੇਤਨ ਚੀਤ ਉਦੋਤਿ ਸੁ ਹੋਊ ॥੫੬॥ 


ਨਾਗੁਨ=ਨਿਰਗੁਣ। ਅਵਿਲੋਬਤਿ=ਆਸਰੇ। [ਸੰਸ. ਅਵਿਲੈਥਿਤ] 
ਹੈ=ਹੋਕੇ। ਬਿਰਾਜਤਿ=ਪੁਕਾਸ਼ਮਾਨ, ਸ਼ਸ਼ੋਭਿਤ। (ਅ)-ਜੜ੍ਹ-ਬੀ ਅਰਥ ਕਰਦੇ ਹਨ। 
ਜੰਗਮ=ਉਹ ਜੋ ਟੁਰ ਫਿਰ ਸਕੇ। ਮੁਰਾਦ-ਜੀਵ ਧਾਰੀਆਂ-ਤੋਂ” ਹੈ। 
ਭਵ=ਸੰਸਾਰ। ਸੁਖ ਸਾਗਰ=ਸੁਖ ਦਾ ਸਮੁੰਦਰ, ਭਾਵ ਸੁਖ ਦਾਤਾ। 
ਉਦੋਤਿ=ਚੜਨਾ, ਉਂਦੈ ਹੋਣਾ, ਪ੍ਰਗਟਣਾ। ਇਸ ਤੁਕ ਵਿਚ ਚੇਤਨ ਨੂੰ-ਸੁਖ ਸਾਗਰ-ਇਸ 
ਭਾਵ ਲਈ ਕਿਹਾ ਹੈ ਕਿ ਉਸਦੇ ਪੁਗਟ ਹੋਣ ਨਾਲ ਜੀਵ ਸੁਖੀ ਹੋ ਜਾਂਦਾ ਹੈ। ਸੁ=ਚੰਗੀ ਤਰ੍ਹਾਂ। 
ਅਰਥ: ਨਿਰਗੁਣ ਤੋ (ਨਾਮ ਨੂੰ) ਐਉ ਵਡਾ ਜਾਣੋ:- ਕਿ (ਭਾਵੇਂ) ਉਹੋ (ਇੱਕੋ ਸਦਾ 
ਸੁਖਦਾਈ) ਪਰਮਾਤਮਾ ਸਾਰੀਆਂ ਦੇਹਾਂ ਵਿਚ (ਵਸ ਰਿਹਾ) ਹੈ। 
(ਜਿਤਨੇ ਬੀ) ਜੀਵਧਾਰੀ (ਹਨ, ਕੀ) ਨਰ, (ਕੀ) ਨਾਰੀ (ਉਸੇ) ਚੇਤਨ ਦੇ ਆਸਰੇ ਹੋਕੇ 
ਸ਼ਸ਼ੋਭਿਤ (ਹੋ ਰਹੇ ਹਨ) 
(ਫੇਰ) ਇਨ੍ਹਾਂ (ਸਾਰਿਆਂ) ਦੇ ਹਿਰਦਿਆਂ ਵਿਚ (ਨਿਰਗੁਣ ਚੇਤਨ ਦੇ) ਹੁੰਦਿਆਂ ਸੰਦਿਆਂ 
ਮਾਨੁਖ ਤੇ ਜੀਵ ਸੰਸਾਰ ਵਿਚ ਸਭ ਕੋਈ ਦੁਖੀ ਹੈ 





`ਨਿਰਗੁਣ ਦੇ ਮਤ ਤੋ' ਇਸ਼ਾਰਾ ਵੇਦ ਵੱਲ ਜਾਪਦਾ ਹੈ, ਉਸ ਸਮੇ ਦੇ ਵਿਦਵਾਨ ਵੇਦ ਤੋ' ਮੁਰਾਦ ਉਪਨਿਖਧ 
ਦੀ ਲੈਂਦੇ ਹੁੰਦੇ ਸਨ। ਉਪਨਿਖਧਾਂ ਵਿਚ ਵਿਸ਼ਾ ਨਿਰਗੁਣ ਦਾ ਹੀ ਅਕਸਰ ਕਰਕੇ ਹੈ। 

"ਸਰਗੁਣ ਦੇ ਮਤ ਤੋ” ਪੁਰਾਣਾਂ ਦੀ ਮੁਰਾਦ ਹੈ, ਜਿਨ੍ਹਾਂ ਵਿਚ ਵਿਸ਼ੇਸ਼ ਸਰਗੁਣ ਦਾ ਹੀ ਜ਼ਿਕਰ ਹੈ। 

"ਗੁਰ ਕੇ ਮਤ ਤੋਂ ਮੁਰਾਦ ਸ਼੍ਰੀ ਗੁਰੂ ਗੂੰਥ ਸਾਹਿਬ ਜੀ ਦੇ ਸਿੱਧਾਂਤ ਤੋ ਹੈ। ਇਸੇ ਸ੍ਰੈਯੇ ਦੀ ਤੀਸਰੀ ਤੁਕ ਵਿਚ 
ਕਵਿ ਜੀ ਨੇ ਵੇਦ, ਪੁਰਾਣ, ਸ੍ਰੀ ਗੁਰੂ ਗੂੰਥ ਸਾਹਿਬ ਤੁਏ ਫੇਰ ਗਿਣੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 92 





(ਪਰ ਦੇਖੋ) ਜਦੋ' (ਕੋਈ) ਨਾਮ ਜਪੇ (ਤਦੋਂ ਉਹੋ) ਚੇਤਨ ਚਿੱਤ (ਵਿਚ) ਪ੍ਰਗਟ (ਹੋ ਕੇ) 
ਚੰਗੀ ਤਰ੍ਹਾਂ ਸੁਖਦਾਤਾ ਹੋ ਜਾਂਦਾ ਹੈ। 
ਭਾਵ: ਪ੍ਰਮਾਤਮਾ ਪਰੀਪੂਰਣ, ਘਟ ਘਟ ਵਿਚ ਵਿਆਪਕ ਹੈ, ਪਰ ਫੇਰ ਸਭ ਕੋਈ ਦੁਖੀ ਹੈ। 
ਅਚਰਜ ਹੈ ਕਿ ਉਹ ਸੁੱਖਾਂ ਦਾ ਸਾਗਰ ਹੈ, ਉਸਦੇ ਅੰਦਰ ਹੁੰਦਿਆਂ ਜਗਤ ਦੁਖੀ ਹੈ। 
ਪਰ ਜਦ ਨਾਮ ਜਪੋ ਤਾਂ ਉਹੋ ਚਤਨ ਅੰਦਰੋ' ਪੁਗਟ ਹੋ ਜਾਂਦਾ ਹੈ, ਤੇ ਸੁਖਾਂ ਦਾ ਦਾਤਾ 
ਬਣ ਜਾਂਦਾ ਹੈ। ਇਸ ਵਿਚ ਇਸ਼ਾਰਾ ਇਹ ਹੈ ਕਿ ਪਹਿਲਾਂ ਉਹ ਸਮਾਨ ਸੱਤਾ ਕਰਕੇ 
ਹੁੰਦਾ ਹੈ, ਪੁਗਟ ਨਹੀਂ ਹੁੰਦਾ। ਨਾਮ ਨਾਲ ਉਹ ਪ੍ਰਗਟਦਾ ਹੈ। ਜਦ ਪ੍ਰਗਟਦਾ ਹੈ ਤਾਂ 
ਉਸਦੀ ਸੁਖ ਸਾਗਰਤਾ ਦਾਨ ਕਰਨ ਵਾਲੀ ਕਲਾ ਅਪਣਾ ਸੁਖਦਾਈ ਪੁਭਾਵ ਬਖਸ਼ਦੀ 
ਹੈ, ਜਿਸਤੋ' ਜੀਵ ਸੁਖੀ ਹੁੰਦਾ ਹੈ। ਸੋ ਸੁਖ ਸਾਗਰ ਦੇ ਅੰਦਰ ਹੁੰਦਿਆਂ ਦੁਖੀ ਜੀਵ ਨੂੰ 
ਸੁਖੀ ਨਾਮ ਨੇ ਕੀਤਾ। ਤਾਂ ਤੇ ਨਾਮ ਨਿਰਗੁਣ ਤੋ” ਵਡਾ ਹੋਇਆ, ਜੋ ਉਸਦੇ ਹੋਣ ਨੂੰ 
ਸਫਲਤਾ ਦੇਂਦਾ ਹੈ। 
: ਸੰਗੁਨ ਤੇ ਵਧਿ ਜਾਨਤਿ ਹੈੱ' ਇਵ, ਜੇ ਰਸ ਜਾਪ ਮੈ ਲੀਨ ਵਿਸ਼ਾਲਾ। 
ਪ੍ਰੇਮ ਸੋਂ ਨਾਮ ਵਸਯੋ ਜਬ ਹੀ, ਤਬ ਗੋਚਰ ਹੋਤਿ ਸਰੂਪ ਕ੍ਰਿਪਾਲਾ। 
ਯਾਂਹੀ ਤੇ -ਨਾਮ ਅਧੀਨ ਸਰੂਪ-, ਲਖਯੋ ਭਗਤੰਨ ਭਲੀ ਮਤਿ ਸ਼ਾਲਾ। 
ਧਾਰਿ ਰਿਦੇ ਤਜਿਬੋ ਨ ਕਰੈ', 
ਨਿਸ ਬਾਸੁਰ ਜੀਹ ਮੈ, ਜਯੋ' ਗਲ ਮਾਲਾ ॥੫੭॥ 
ਸੰਗੁਨ=ਸਰਗੁਣ।ਸੰ=ਸੰਗ, ਨਾਲ। ਗੁਨ=ਗੁਣ]। 
ਵਿਸ਼ਾਲਾ=ਬਹੁਤ। [ਸੰਸ. ਵਿਸ਼ਾਲ]। 
ਗੋਚਰ ਹੋਤਿ=ਇੰਦ੍ਰਿਆਂ ਦੇ ਅਨੁਭਵ ਵਿਚ ਆ ਜਾਂਦਾ ਹੈ। 
ਗੋਚਰ ਹੋਣਾ=ਪੁਗਟਣਾ, ਸਾਖਯਾਤ ਹੋਣਾ। 
ਸਰੂਪ ਕ੍ਿਪਾਲਾਂ =ਕ੍ਰਿਪਲੂ ਸਰੂਪ। 
ਸੂਰੂਪ=ਅਪਣਾ ਆਪ, ਵਜੂਦ। ਕ੍ਰਿਪਾਲਾ=ਜੋ ਕ੍ਰਿਪਾਲੂ ਹੈ। 
ਭਾਵ ਉਸ ਕ੍ਰਿਪਾਲੂ ਦਾ ਵਜੂਦ ਕਿ ਜਿਸ ਦਾ ਨਾਮ ਜਪ ਰਹੇ ਹਾਂ। ਨਾਮੀ ਦਾ ਸਰੂਪ। 
ਭਲੀ ਮਤਿ ਸ਼ਾਲਾ=ਭਲੀ=ਚੰਗੀ 
ਮਤਿ=ਬੁੱਧੀ ਚੰਗੀ ਬੁੱਧੀ ਦਾ ਘਰ, ਸ਼੍ਰੇਸ਼ਟ ਬੁੱਧੀ ਵਾਲੇ। 
ਸ਼ਾਲਾ=ਘਰ, 
(ਅ) ਸ਼ਾਲ-ਧਾਤੂ ਹੈ,-ਸ਼ਲਾਘਾ-ਅਰਥ ਵਿਚ। 
ਭਲੀ ਮਤਿ ਸ਼ਾਲਾ=ਜਿਨ੍ਹਾਂ ਦੀ ਬੁੱਧੀ ਵਾਹਿਗੁਰੂ ਦੀ ਸ਼ਲਾਘਾ ਵਿਚ ਲੌਗੀ ਹੋਣ ਕਰਕੇ ਭਲੀ 
ਹੈ। 
ਨਿਸ ਬਾਸੁਰ=ਦਿਨ ਰਾਤ। 
ਅਰਥ: ਜੋ (ਕਰਨੀ ਵਾਲੇ ਮਹਾਂਪੁਰਖ) ਜਾਪ (ਸਿਮਰਣ ਦੇ ਰਸ ਵਿਚ) ਬਹੁਤ ਲੀਨ ਹੈਨ 
(ਨਾਮ ਨੂੰ) ਸਰਗੁਣ ਤੋ" ਵਡਾ ਐਉ ਜਾਣਦੇ ਹਨ 





`'ਇਸ ਤੋ ਭਾਵ, ਵਾਹਿਗੁਰੂ ਦਾ ਸਰੂਪ, ਗੁਰੂ ਮੂਰਤੀ ਵਿੱਚ, ਯਾ ਗੁਰਮੁਖ ਮੂਰਤੀ ਵਿਚ ਬੀ ਲੈਂਦੇ 


ਹਨ। ਸੰਗੁਨ” ਤੇ “ਸਰੂਪ ਕ੍ਰਿਪਾਲਾ” ਤੋੱ “ਮੁਰਾਦ ਪਰਮੇਸ਼ੁਰ ਦੇ ਉਸ ਰੂਪ ਤੋਂ ਬੀ ਲੈਂਦੇ ਹਨ, ਜਿਸਨੂੰ ਕਈ 
ਮਤਾਂ ਵਾਲੇ ਆਪੋ ਆਪਣੇ ਖਯਾਲ ਮੂਜਬ ਈਸ਼ੂਰ, ਵਿਸ਼ਨੂ, ਆਦਿ ਸੰਕੇਤਕ ਨਾਮਾਂ ਨਾਲ ਬੀ ਜਣਾਉਂਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 93 





(ਕਿ) ਜਦੋ' ਹੀ ਨਾਮ ਪਰੋਮ ਨਾਲ (ਹ੍ਰਿਦੇ ਵਿਚ) ਵੱਸ ਗਿਆ ਤਦੋ' ਹੀ ਪ੍ਰਤੱਖ ਹੋ ਜਾਂਦਾ ਹੈ 
ਕ੍ਰਿਪਾਲੂ ਸਰੂਪ (ਕਿ ਜਿਸ ਦਾ ਨਾਮ ਜਪ ਰਹੇ ਹਾਂ)। ਏਸੇ ਕਰਕੇ ਸ੍ਰੇਸ਼ਟ ਬੁੱਧੀ ਵਾਲੇ 
ਭਗਤਾਂ ਨੇ “ਸਰੂਪ ਨੂੰ ਨਾਮ ਦੇ ਅਧੀਨ” ਲਖਿਆ ਹੈ। 

(ਤੇ ਇਸੇ ਕਰਕੇ ਨਾਮ ਨੂੰ) ਹ੍ਰਿਦੇ (ਵਿਚ) ਧਾਰਨ ਕਰਕੇ (ਫੇਰ) ਛਡਦੇ ਨਹੀਂ, ਦਿਨ ਰਾਤ 
ਜੀਭ ਤੇ (ਸਿਮਰਣ ਜਾਰੀ ਰਖਦੇ ਹਨ) ਜਿਵੇ ਗਲ ਵਿਚ ਪਈ ਮਾਲਾ (ਅੱਠੇ ਪਹਿਰ 
ਗਲੇ ਵਿਚ ਰਹਿੰਦੀ ਹੈ)। 
ਦੇ ਹੀ ਹਨ, ਇਨ੍ਹਾਂ ਗੁਣਾਂ ਸੰਯੁਕਤ ਉਸਦੇ ਸਰੂਪ ਨੂੰ ਸਰਗੁਣ ਸਰੂਪ ਕਹੀਦਾ ਹੈ। 
ਇਹ ਉਸੇ ਨਿਰਾਕਾਰ ਦਾ ਹੀ ਇਕ ਅਰੂਪ ਰੂਪ ਹੈ ਜੋ ਜਗਤ ਦਾ ਪ੍ਰਬੰਧ ਕਰਦਾ ਹੈ, 
ਉਹੀ ਸਾਕਾਰ ਪਰਮੇਸ਼ੁਰ ਹੈ। ਪਿਛਲੀ ਯੁਕਤੀ ਮੂਜਬ ਅਰੂਪ ਰੂਪ ਵਾਲਾ ਕ੍ਰਿਪਾਲੂ 
ਸਰੂਪ ਜੋ ਸਰੋਗੁਣ ਹੈ, ਸੋ ਉਹ ਆਪੇ ਕਿਸੇ ਅੱਗੇ ਆਪਣਾ ਸਰੂਪ ਪ੍ਰਗਟ ਨਹੀਂ 
ਕਰਦਾ। 

ਪਰ ਕਵਿ ਜੀ ਦੱਸਦੇ ਹਨ ਕਿ ਮੈ' ਹੁਣ ਯੁਕਤੀ ਤੋਂ ਉਪਰ ਕਰਨੀ ਵਾਲੇ ਮਹਾਂ ਪੁਰਖਾਂ ਦੀ ਦੱਸੀ 
ਗੱਲ ਦਸਦਾ ਹਾਂ, ਓਹ ਮਹਾਂ ਪੁਰਖ ਕਿ ਜੋ ਸਿਮਰਣ ਦੇ ਰਸ ਵਿਚ ਬਹੁਤ ਲੀਨ 
ਉਤਰ ਗਿਆ ਅਰ ਜਪਣ ਵਾਲਾ ਪ੍ਰੇਮ ਦੇ ਰੰਗ ਵਿਚ ਰੰਗਿਆ ਗਿਆ ਤਦੋੱ ਹੀ ਨਾਮੀ 
ਦਾ ਕ੍ਰਿਪਾਲੂ ਸਰੂਪ ਪ੍ਰਗਟ ਹੋ ਜਾਂਦਾ ਹੈ। ਸਰਗੁਣ ਨਿਰਗੁਣ ਦੀ ਹੀ “ਸਰੂਪ” ਧਾਰੀ 
ਹਸਤੀ ਮੰਨੀ ਗਈ ਹੈ, ਪਰੰਤੂ ਉਹ ਪੁਤੱਖ ਨਹੀਂ' ਹੁੰਦੀ, ਭਾਵੇਂ ਹੈ ਉਹ ਸਾਰੇ ਮੌਜੂਦ, 
ਪਰ ਜਦੋ” ਹੀ ਕਿ ਨਾਮ ਜਪਕੇ ਉਸਦੀ ਆਰਾਧਣਾ ਕਰੋ, ਤਾਂ ਉਹ ਸਾਖਯਾਤਕਾਰ ਹੋ 
ਜਾਂਦੀ ਹੈ। ਨਾਮ ਉਸ ਦਾ ਸਾਖਯਾਤਕਾਰ ਕਰਾਉਣ ਕਰਕੇ ਉਸਦੇ ਸਰੂਪ ਦੇ ਕ੍ਰਿਪਾਲੂ 
ਸੁਭਾਵ ਨੂੰ ਸਫਲ ਕਰਦਾ ਹੈ ਜੋ ਭਗਤਾਂ ਦੀ ਮਨੋ ਕਾਮਨਾ ਪੂਰੀ ਕਰਦਾ ਹੈ, ਭਾਵ 
ਦਰਸ਼ਨ ਦੇਂਦਾ ਹੈ। ਸਰਗੁਣ ਨਾਮ ਦੀ ਵਿਸ਼ੇਸ਼ ਵਿਚਾਰ ਲਈ ਦੇਖੋ ਅੰਕ ੬੫ ਇਸੇ 
ਅਧਯਾਯ ਦਾ। 

ਚੌਪਈ: ਨਿਜ ਤੇ ਅਧਿਕ ਹੇਤੁ ਸ਼੍ਰੀ ਰਾਮੂ। 
ਜਗਹਿ ਲਖਾਯੋ ਲਿਖ ਕਰਿ ਨਾਮੂ। 
ਸਰੁਵਰ ਪਰ ਗਿਰਿਵਰ ਧਰਿ ਭਾਰੇ। 
ਤਰੁਵਰ ਕੇ ਪਾਤਨਿ ਸਮ ਤਾਰੇ ॥੫੮॥ 

ਨਿਜ ਤੇ=ਅਪਣੇ ਆਪ ਤੋੱ। ਅਧਿਕ=ਵੱਧ। 

ਹੇਤੁ=ਇਸੇ ਕਰਕੇ, ਇਸੇ ਹੇਤੂ ਕਰਕੇ, ਇਸੇ ਲਈ। 

ਸਰੁਵਰ=ਛੰਭ, ਵੱਡਾ ਤਲਾਉ। ਏਥੇ ਮਤਲਬ ਸਮੁੰਦਰ ਤੋ ਹੈ। ਯਾ ਪਾਣੀ ਦੇ ਓਹ ਵਡੇ 
ਵਡੇ ਭਲ, ਜੋ ਸਮੁੰਦਰ ਵਿਚ ਖੜੇ ਚਿਟਾਨਾਂ ਦੇ ਵਿਚਾਲੇ ਹਨ। [ਸੰਸ: ਸਰੋਵਰ] 

ਗਿਰਿਵਰ=ਪਹਾੜ, ਚਿਟਾਨ। [ਸੰਸ: ਗਿਰਿ-ਵਰ] 

ਤਰੁਵਰ=ਬ੍ਰਿੱਛ। [ਸੰ. ਤਰੁਵਰ] 

ਪਾਤਨਿ=ਪੱਤੇ। ਤਾਰੇ=ਤਾਰ ਦਿੱਤੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 94 


ਅਰਥ: ਇਸੇ ਲਈ ਸ਼੍ਰੀ ਰਾਮ ਨੇ ਜਗਤ ਨੂੰ ਦੱਸਿਆ ਹੈ (ਕਿ ਨਾਮ ਮੇਰੇ) ਅਪਣੇ ਆਪ ਤੋਂ 
ਵੱਡਾ ਹੈ (ਐਉ ਕਿ) ਭਾਰੇ ਚਿਟਾਨਾਂ (ਉਤੇ ਸਾਈਂ ਦਾ) ਨਾਮ ਲਿਖ ਕੇ ਸਮੁੰਦਰ ਉਤੇ 
ਧਰਕੇ (ਉਨ੍ਹਾਂ ਨੂੰ) ਬ੍ਰਿਛ ਦੇ ਪੱਤਿਆਂ ਵਾਂਝੂ ਤਾਰਿਆ। 
: ਕਵਿ ਜੀ ਰਾਮਚੰਦੂ ਜੀ ਸੰਬੰਧੀ ਉਸ ਪੁਸਿੱਧ ਘਟਨਾਂ ਵਲ ਇਸ਼ਾਰਾ ਕਰਦੇ ਹਨ, ਕਿ 
ਹੂਰ ਦੇ ਪਾਸ ਲੌਕਾ ਤੱਕ ਆਪ ਨੇ ਪੁਲ ਬਣਾ ਲਿਆ ਸੀ। ਜਾਪਦਾ ਹੈ ਕਿ ਇੱਥੇ 
ਕੁਦਰਤੀ ਚਿਟਾਨਾਂ ਦੀ ਇਕ ਲੜੀ ਹੈ, ਇਸ ਦੀਆਂ ਵਿੱਥਾਂ ਉੱਪਰ ਪੁਲ ਦਾ ਸਾਮਾਨ 
ਕਰਕੇ ਸਾਰਾ ਰਸਤਾ ਖੁਸ਼ਕੀ ਦਾ ਬਣਾ ਲਿਆ ਗਿਆ ਸੀ, ਹੁਣ ਉਥੇ ਪੁਲ ਨਹੀਂ ਹੈ 
ਪਰ ਚਿਟਾਨਾਂ ਦੀ ਲੜੀ ਖੜੀ ਹੈ ਇਸ ਨੂੰ ਉਸੇ ਪੁਲ ਦਾ ਬਕੀਆ ਦੱਸਦੇ ਹਨ'। 
ਕਥਾ ਇਹ ਹੈ ਕਿ ਪੱਥਰਾਂ ਪਰ ਨਾਮ ਲਿਖ ਕੇ ਸਮੁੰਦਰ ਵਿਚ ਛੱਡ ਦੇਂਦੇ ਹਨ ਤੇ ਓਹ ਤਰਦੇ 
ਹੋਏ ਟਿਕਾਣੇ ਜਾ ਟਿਕਦੇ ਸਨ। ਇਹ ਕਥਾ ਲੋਕ ਪ੍ਰਸਿੱਧ ਹੈ, ਕੇਵਲ ਦ੍ਰਿਸ਼ਟਾਂਤ ਲਈ 
ਵਰਤੀ ਗਈ ਹੈ। ਮੁਰਾਦ ਕੇਵਲ ਪੁਲ ਦੇ ਮਹਾਨ ਕਾਰਯ ਦੇ ਸਿਰੇ ਚੜ੍ਹਨ ਦੀ “ਨਾਮ 
ਦੇ ਪੁਤਾਪ ਕਰਕੇ ਹੋਈ” ਦੱਸਣ ਤੋਂ' ਹੈ। 
ਪੁਨ ਸੀ ਗੁਰ ਅਰਜਨ ਗਤਿਦਾਈ। 
ਨਿਜ ਤੇ ਮਹਿਮਾ ਅਧਿਕ ਲਖਾਈ। 
ਸੀ ਸੁ ਗ੍ੁੱਥ ਮਹਿ” ਲਿਖਿ ਜਸੁ ਨਾਮੂ। 
ਤਿਹ ਤੇ ਅਧੋ ਭਏ ਸੁਖਧਾਮੂ ॥੫੯॥ 
ਗਤਿਦਾਈ=ਮੁਕਤੀ ਦਾਤਾ। ਲਖਾਈ=ਜ਼ਾਹਰ ਕੀਤੀ, ਜਣਾਈ। 
ਅਧੋ ਭਏ=ਨੀਵੇ' ਹੋਏ। ਭਾਵ-ਅਦਬ ਕੀਤਾ। 





ਸੁਖ ਧਾਮੂ=[ਸੁਖਮਧਾਮ=] ਸੁਖ ਦਾ ਘਰ, ਸੁਖਦਾਤੇ। 
ਅਰਥ: ਫੇਰ ਸ੍ਰੀ ਗੁਰੂ ਅਰਜਨ (ਦੇਵ ਜੀ ਨੇ, ਜੋ) ਮੁਕਤੀ ਦਾਤਾ ਹਨ, (ਨਾਮ ਦੀ) ਮਹਿਮਾ 
ਅਪਣੇ ਆਪ ਤੋ ਵੱਧ ਲਖਾਈ, (ਐਉ' ਕਿ) ਸ਼੍ਰੀ ਸੇਸ਼ਟ ਗ੍ਰੰਥ ਵਿਚ ਨਾਮ ਦਾ 
ਜਸ ਲਿਖ ਕੇ, (ਆਪ ਜੋ) ਸੁੱਖਾਂ ਦਾ ਘਰ (ਹਨ), ਉਸ (ਸ਼੍ਹੀ ਗੁਰੁ ਗ੍ਰੰਥ ਜੀ) ਤੋੱ 


ਕੇ << ਦ 


ਨੀਵੇ' ਹੋਏ। 

: ਇੱਥੇ ਕਵਿ ਜੀ ਉਸ ਘਟਨਾ ਵਲ ਇਸ਼ਾਰਾ ਕਰਦੇ ਹਨ ਜੋ ਸ਼੍ਰੀ ਗੁਰੂ ਗੰਥ ਸਾਹਿਬ ਜੀ 
ਦੀ ਬੀੜ ਬੱਝਣੇ ਪਰ ਹੋਈ ਸੀ। ਸ਼੍ਰੀ ਗੁਰੂ ਗੁੰਥ ਸਾਹਿਬ ਜੀ ਨੂੰ ਪਾਲਕੀ ਪਰ ਸਵਾਰ 
ਕਰਕੇ ਸ਼ੀ ਗੁਰੂ ਜੀ ਆਪ ਚੌਰ ਕਰਦੇ ਪਾਲਕੀ ਨੂੰ ਸੂ ਹਰਿਮੰਦਰ ਜੀ ਲੈ ਗਏ ਤੇ 
ਓਥੇ ਮੰਜੀ ਸਾਹਿਬ ਪਰ ਸੀ ਗੁਰੂ ਗੁੰਥ ਸਾਹਿਬ ਜੀ ਨੂੰ ਸਥਾਪਨ ਕੀਤਾ ਤੇ ਆਪ ਨੀਵੇਂ 
ਫਰਸ਼ ਉਤੇ ਬੈਠੇ ਅਥਵਾ ਚੌਰ ਕਰਦੇ ਖੜੇ ਰਹੇ। ਫਿਰ 'ਸ੍ਰੀ ਸੁ ਗ੍ਰੰਥ' ਲਿਖਿਆ, 
“ਸੁ” (ਵਿਸ਼ੇਸ਼ਤਾ ਨਾਲ) ਦੱਸਦਾ ਹੈ ਕਿ ਮੁਰਾਦ ਕਿਸੇ ਹੋਰ ਪੁਸਤਕ ਤੋਂ ਨਹੀਂ ਪਰ ਸ਼੍ਰੀ 
ਗੁਰੂ ਗੁੰੱਥ ਸਾਹਿਬ ਜੀ ਤੋ ਹੈ, ਜਿਸਨੂੰ ਗੱਦੀ ਦਸਮੇ ਪਾਤਸ਼ਾਹ ਨੇ ਦਿੱਤੀ ਹੈ। ਫਿਰ 
ਕਵਿ ਜੀ ਦੱਸਦੇ ਹਨ ਕਿ 'ਸ੍ਰੀ ਸੁ ਗ੍ੁੰਥ` ਵਿਚ ਨਾਮ ਹੋਣ ਕਰਕੇ ਭਾਵੇਂ ਤਿਆਰ ਸ਼੍ਰੀ 





ਮੁਸਲਮਾਨ ਇਸ ਨੂੰ ਬਾਬੇ ਆਦਮ ਦਾ ਪੁਲ ਦੱਸਦੇ ਹਨ। 
'ਪਾਠਾਂਤ੍ਰ-ਸ੍ਰੀ ਗ੍ਰੰਥ ਮਹਿਂ-, ਗੁਰੂ ਗੂੰਥ ਮਹਿੰ-ਬੀ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 95 





ਗੁਰੂ ਅਰਜਨ ਦੇਵ ਜੀ ਨੇ ਆਪ ਕੀਤੇ ਸਨ, ਤੇ ਆਪ ਗੁਰੂ ਗਾਦੀ ਤੇ ਸਨ, ਪਰ 
ਉਨ੍ਹਾਂ ਦਾ ਸਨਮਾਨ ਸ਼੍ਰੀ ਗੁਰੂ ਜੀ ਨੇ ਅਪਣੇ ਤੋ” ਵੱਧ ਕੀਤਾ ਸੀ। 
ਦੋਹਰਾ: ਆਪ ਅਛਤ ਸਮਰੱਥ ਪੁਭੁ, ਦਈ ਬਡਾਈ ਨਾਮ। 
ਅਪਰ ਤਰਕ ਕੋ ਕਰ ਸਕਹਿ? ਸਭਿ ਮਾਨਹਿਂ ਗੁਨਧਾਮ ॥੬੦॥ 
ਅਛਤ=ਹੁੰਦਿਆਂ, ਮੌਜੂਦਗੀ ਵਿਚ, ਸਾਹਮਣੇ। 

ਸਮਰੱਥ ਪੁਭੁ=ਸਮਰੱਥਾ ਵਾਲੇ ਪ੍ਰਭੂ ਨੇ, ਮੁਰਾਦ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬੀ ਲੈਂਦੇ 

ਹਨ, ਪਰ ਅਸਲ ਵਿਚ ਇੱਥੇ ਮੁਰਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ” ਹੈ। 

ਅਪਰ=ਹੋਰ। ਤਰਕ=ਹੁੱਜਤ। ਕੋ=ਕੌਣ। 

ਗੁਨਧਾਮ=ਗੁਣ-ਧਾਮ-ਗੁਣਾਂ ਦਾ ਘਰ, ਭਾਵ ਗੁਣੀ ਲੋਕ। ਵਿੱਦਵਾਨ ਤੇ ਕਰਨੀ ਵਾਲੇ। 

ਗੁਣ ਧਾਮ ਨੂੰ ਨਾਮ ਦਾ ਵਿਸ਼ੇਸ਼ਣ ਬੀ ਲਾਉਂਦੇ ਹਨ ਕਿ ਸਾਰੇ ਲੋਕ ਨਾਮ ਨੂੰ ਗੁਣਾਂ ਦਾ ਘਰ 
ਮੰਨਦੇ ਹਨ। 
ਅਰਥ: (ਜਦੋ) ਸਮਰੱਥ ਪ੍ਰਭੂ (ਜੀ ਨੇ) ਆਪਣੀ ਮੌਜੂਦਗੀ ਵਿਚ (ਆਪ) ਨਾਮ ਨੂੰ ਵਡਿਆਈ 
ਦਿੱਤੀ (ਤਦ) ਹੋਰ ਕੌਣ ਤਰਕ ਕਰ ਸਕਦਾ ਹੈ? (ਤਦੇ ਹੀ) ਸਾਰੇ ਗੁਣੀ (ਇਸ 
ਅਸੂਲ ਨੂੰ) ਮੰਨਦੇ ਹਨ। 
: ਪਿਛਲੇ ਅੰਕ ੫੯ ਤੋ” ਜਾਪਦਾ ਹੈ ਕਿ ਇਹ ਦੋਹਾਂ (ਅੰਕ ੬੦) ਪਿਛਲੇ ਦੀ ਹੀ 
ਪੂਰਣਤਾ ਹੈ, ਅਰ 'ਪੂਭੁ ` ਤੋਂ ਭਾਵ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਲੈਂਦੇ ਹਨ, 
ਪਰੰਤੂ ਦੀਰਘ ਵਿਚਾਰ ਕਰਨ ਨਾਲ ਇੱਥੇ ਮਤਲਬ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 
ਸ਼ੀ ਗੁਰੂ ਗੁੰਥ ਸਾਹਿਬ ਜੀ ਨੂੰ ਗੱਦੀ ਦੇਣ ਤੋਂ ਹੈ। ਜਿਵੇ' ਸੱਦ ਵਿਚ ਆਖਿਆ ਹੈ:- 
“ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ” ॥ 
ਤੇ ਫੇਰ ਦਾਸ ਭੱਟ ਨੇ ਕਿਹਾ ਹੈ:- “ਬਿਦਰਮਾਨ ਗੁਰਿ ਆਪਿ ਥਪ੍ਉ ਥਿਰੁ ਸਾਚਉ ਤਖਤੁ ਗੁਰੂ 
ਰਾਮਦਾਸੈ। ” 

ਭਾਵ ਇਹ ਹੈ ਕਿ ਗੁਰੂ ਅਮਰਦੇਵ ਜੀ ਨੇ ਆਪ ਪਰਤੱਖ ਹੁੰਦਿਆਂ, ਵਿਦਯਮਾਨ 
(ਮੌਜੂਦ) ਹੁੰਦਿਆਂ ਗੁਰ ਗਾਦੀ ਪਰ ਗੁਰੂ ਰਾਮਦਾਸ ਜੀ ਨੂੰ ਥਾਪਿਆ। ਤਿਵੇ' ਕਵਿ ਜੀ ਏਥੇ 
ਉਸੇ ਭਾਵ ਵਿਚ ਕਹਿੰਦੇ ਹਨ ਕਿ:- ਸਮਰੱਥ ਪ੍ਰਭੂ-ਸੂੀ ਗੁਰੂ ਗੋਬਿੰਦ ਸਿੰਘ ਜੀ-ਨੇ ਆਪ 
ਅੱਛਤ-ਅਪਣੇ ਹੁੰਦਿਆਂ (ਭਾਵ ਵਿਦਯਮਾਨ ਹੁੰਦਿਆਂ) ਨਾਮ ਨੂੰ ਬਡਾਈ ਦਿੱਤੀ, ਭਾਵ ਸ਼੍ਰੀ ਗੁਰੂ 
ਗੂੰਥ ਸਾਹਿਬ ਜੀ ਨੂੰ ਗੁਰਗਾਦੀ ਦਿੱਤੀ ਹੈ। 

ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋ" ਵੱਧ ਸਤਿਕਾਰ ਸ਼੍ਰੀ ਗੁਰੂ ਗ੍ਰੰਥ 
ਸਾਹਿਬ ਜੀ ਦਾ ਕੀਤਾ, ਇਹ ਪਿੱਛੇ ਕਹਿ ਦਿੱਤਾ ਹੈ। “ਅਪਣੇ ਹੁੰਦਿਆਂ ਵਡਾਈ ਦੇਣਾਂ” ਫੇਰ 
ਕਹਿਣ ਦੀ ਲੋੜ ਦੱਸਦੀ ਹੈ ਕਿ ਇਹ ਇਸ਼ਾਰਾ ਸ਼੍ਰੀ ਗੁਰੂ ਗੁੰਥ ਸਾਹਿਬ ਜੀ ਨੂੰ ਗੁਰਜਾਈ ਦੀ 
ਵਡਯਾਈ ਮਿਲਨ ਵੱਲ ਹੈ, ਤੇ ਓਹ ਦਸਮੇ” ਪਾਤਸ਼ਾਹ ਜੀ ਨੇ ਦਿੱਤੀ ਹੈ, ਤਾਂ ਤੇ “ਸਮਰਥ 
ਪ੍ਰਭੂ ” ਉਨ੍ਹਾਂ ਲਈ ਹੀ ਕਿਹਾ ਗਿਆ ਹੈ। 
ਸੂਚਨਾ: ਸਫੇ ੬੬ ਤੋ ਪੰਦਰਵਾਂ ਮੰਗਲ ਟੁਰਿਆ ਹੈ, ਇਹ ਮੰਗਲ ਨਾਮ ਦਾ ਹੈ, ਇਸਦੇ ਆਪ 

ਨੇ ਦੋ ਹਿੱਸੇ ਕੀਤੇ ਹਨ। ਪਹਿਲੇ ਨਾਮ ਦੀ ਮਹਿਮਾ ਦੱਸੀ ਹੈ, ਜੋ ੬੦ ਅੰਕ ਦੇ ਛੰਦ 

ਤੱਕ ਟੁਰੀ ਆਈ ਹੈ। ਹੁਣ ਨਾਮਾਂ ਵਿਚੋਂ ਅਪਣੇ ਇਸ਼ਟਰੂਪੀ ਨਾਮ-ਵਾਹਿਗੁਰੂ-ਦੀ, ਜੋ 

ਗੁਰਮੰਤੁ ਹੈ, ਮਹਿਮਾ ਤੇ ਵਿਸ਼ੇਸ਼ਤਾ ਦੱਸਣ ਲਗੇ ਹਨ। 

(ਟ)।'ਵਾਹਿਗੁਰੂ ` ਨਾਮ ਦੀ ਵਿਸ਼ੇਸ਼ਤਾ] 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 96 


ਦੋਹਰਾ: ਨਿਰਗੁਨ ਸਰਗੁਨ' ਨਾਮੁ ਜੋ, ਵਾਹਿਗੁਰੂ ਤਿਨ ਮੇਰੁ। 
ਸਭ ਤੇ ਊਚਾ ਜਾਨੀਏ, ਲੇਤਿ ਨ ਕੀਜੈ ਦੇਰਿ ॥੬੧॥ 
ਮੇਰੁ=ਸੁਮੇਰੁ ਪਰਬਤ। (ਅ) ਮਾਲਾ ਦੇ ਸਿਰੇ ਦਾ ਮਣਕਾ, ਹਾਰ ਦਾ ਵਿਚਕਾਰਲਾ ਰਤਨ। 
ਜਿਵੇ' ਮਣਕਿਆਂ ਵਿਚ ਮੇਰੂ ਵੱਡਾ ਹੈ ਤਿਵੇ' ਨਾਂਵਾਂ ਵਿੱਚੋਂ-ਵਾਹਿਗੁਰੂ-ਨਾਮ ਸ਼ਿਰੋਮਣੀ ਹੈ। 
ਅਰਥ: (ਪਰਮੇਸ਼ੂਰ ਜੀ ਦੇ) ਨਿਰਗੁਣ (ਸੂਰੂਪ ਅਤੇ) ਸਰਗੁਣ (ਸਰੂਪ ਦੇ) ਜੋ ਨਾਮ (ਹਨ) 
ਤਿਨ੍ਹਾਂ (ਸਾਰਿਆਂ ਦੇ ਸਿਰ) “ਵਾਹਿਗੁਰੂ ` (ਨਾਮ) ਮੇਰੂ (ਸਮਾਨ) ਸਭ ਤੋ ਉੱਚਾ 
ਜਾਣੀਏ (ਤੇ ਇਸਨੂੰ) ਲੈਂਦਿਆਂ (ਜਪਦਿਆਂ) ਦੇਰ ਨਾ ਕਰੀਏ। 
ਚੌਪਈ: ਨਿਰਗੁਨ ਨਾਮਨ ਤੇ ਵਧਿ ਐਸੇ। 
ਸੋ ਕਰਿ ਅਰਥ ਬਖਾਨੋ' ਜੈਸੇ। 
“ਵਾਹਿ ਨਾਮੁ ਅਚਰਜ ਕੋ ਹੋਈ। 
ਅਚਰਜ ਤੇ ਪਰਿ ਉਕਤਿ ਨ ਕੋਈ ॥੬੨॥ 


€ 49 


ਗੋ ` ਤਮ ਨਾਮ" ਅਗਯਾਨ ਅਨਿੰਤ। 
“ਰੋਂ` ਪਰਕਾਸ਼ ਕਿਯੋ ਜਿਨ ਚਿੱਤੁ। 
ਇਉਂ ਸ਼ੀ ਨਾਨਕ ਨਾਮ ਬਨਾਯੋ। 
ਸੁਨਿ ਸ਼ੁਤਿ ਸੰਤਨ ਚਿਤ ਸੁਖ ਪਾਯੋ ॥੬੩॥ 
ਬਖਾਨੋਂ=ਵਰਣਨ ਕਰਦਾ ਹਾਂ। ਪਰਿ=ਪਰੇ। 
ਉਕਤਿ=ਬਾਣੀ=ਕਥਨ। ਉਹ ਜੋ ਕੁਛ ਕਿਹਾ ਜਾ ਸਕੇ। 
ਸੂਚਨਾ='ਵਾਹ” ਨੂੰ ਪੰਚਮ ਸਤਿਗੁਰੂ ਜੀ ਨੇ ਪਾਰਬੂਹਮ ਦਾ ਲਖਾਯਕ ਕਿਹਾ ਹੈ:- ਨਾਨਕ 
ਵਾਹੁ ਵਾਹੁ ਕਹੁ ਤਾਕਉ ਜਾਕਾ ਅੰਤੁ ਨ ਪਾਰੁ ॥ '।ਸਾਰੰਗ ਮ: ੫ 
ਗੋ =ਗੁ-ਅਨ੍ਹੇਰਾ। [ਸੰਸ. ਗੁਹੁ=ਆਛਾਦਨ ਕਰਨਾ] ਗੁਰੂ-ਗੀਤਾ ਵਿਚ ਐਉ' ਦਿੱਤਾ ਹੈ:- 








'ਪਾਠਾਂਤ੍ੂ-ਨਿਰਗੁਣ ਸਰਗੁਣ-ਬੀ ਹੈ। 
"ਪਾਠਾਂਤੂ-ਵਾਹ-ਬੀ ਹੈ। 
'" ਇਕ ਲਿਖਤੀ ਨੁਸਖੇ ਵਿਚ ਪਾਠ-ਨਾਮ-ਹੈ। ਛਾਪੇ ਦੇ ਸਾਰਿਆਂ ਤੇ ਲਿਖਤੀ ਕਈਆਂ ਵਿਚ ਪਾਠ-ਤਨ-ਹੈ। 
ਇਸ ਪਾਠ ਲਾਲ ਤੁਕ ਦਾ ਅਰਥ ਇਹ ਬਣੇਗਾ-ਗੋ (ਨਾਮ ਹੈ) ਅਨ੍ਹੇਰੇ ਦਾ (ਜੋ ਇਸ) ਤਨ (ਵਿਚ) ਅਗਯਾਨ 
(ਦੇ ਰੂਪ ਵਿਚ ਬੈਠਾ ਹੈ, ਪਰ ਇਹ ਅਗਯਾਨ ਹੈ) ਅਨਿੰਤ। ਅਨਿੰਤ ਇਸ ਕਰਕੇ ਕਿਹਾ ਹੈ ਕਿ ਜੇ ਅਗਯਾਨ 
ਨਿੱਤ ਹੋਵੇ ਤਾਂ ਫਿਰ ਉਹ ਪ੍ਰਕਾਸ਼ ਨਾਲ ਦੂਰ ਨਹੀਂ ਹੋ ਸਕਦਾ। 

ਕਈ ਸੱਜਣ ਅਨਿੱਤ ਨੂੰ ਤਨ ਨਾਲ ਲਾ ਲੈਂਦੇ ਹਨ ਕਿ ਅਨਿੰਤ ਸਰੀਰ ਵਿਚ ਅਗਯਾਨ ਦਾ ਨਿਵਾਸ ਹੈ, 
ਇਸ ਪਰ ਸ਼ੰਕਾ ਹੋ ਜਾਂਦੀ ਹੈ ਕਿ ਅਗਯਾਨ ਦਾ ਨਿਵਾਸ ਜੇ ਤਨ ਵਿਚ ਹੈ ਤਾਂ “ਰੋ” ਨੇ ਪੁਕਾਸ਼ ਤਨ ਵਿਚ ਨਹੀਂ 
ਪਰ ਮਨ ਵਿਚ ਕਰਨਾ ਹੈ, ਏਥੇ ਫੇਰ-ਤਨ-ਦਾ ਅਰਥ “ਲਿੰਗ ਸ਼ਰੀਰ” ਕਰ ਲੈਣ ਨਾਲ ਸ਼ੰਕਾ ਦੂਰ ਹੋ ਜਾਂਦੀ 
ਹੈ। ਉੱਵ ਬੀ, ਮਨ ਤਨ ਦੇ ਵਿੱਚ ਹੀ ਹੈ। 
ਇਕ ਹੋਰ ਸਮਝਣ ਦੀ ਵਿਉੱਤ ਇਸ ਤੁਕ ਦੀ ਇਹ ਹੈ:-'ਗੋ” (ਨਾਮ ਹੈ) ਅਨ੍ਹੇਰੇ ਦਾ (ਅਨ੍ਹੇਰਾ ਦੋ ਪ੍ਰਕਾਰ ਦਾ 
ਹੈ ਇਕ) ਸਰੀਰ ਦਾ (ਜੋ ਪੁਸਿੱਧ ਹੈ, ਦੂਸਰੇ ਮਨ ਦਾ ਜਿਸਨੂੰ) ਅਗਯਾਨ (ਕਹਿੰਦੇ ਹਨ, ਪਰ ਦੋਇ ਅਨ੍ਹੇਰੇ) 
ਅਨਿੰਤ ਹਨ। 
ਗੋ, ਰੋਂ, ਨੂੰ ਜੋ ਹੋੜੇ ਲੱਗੇ ਹਨ ਏਹ ਕਿਸੇ ਅਰਥ ਲਈ ਨਹੀਂ ਹਨ, ਇਨ੍ਹਾਂ ਦਾ ਮਤਲਬ ਹੈ, ਗੁ, ਰੁ। ਜਿਵੇ' 
ਅੱਖਰ ਉਚਾਰਣ ਵੇਲੇ ਕੋਈ ਤਾਂ “ਗ?” ਨੂੰ ਪੜਦਾ ਹੈ-ਗੱਗਾ, ਕੋਈ ਪੜਦਾ ਹੈ “ਗਾ”।“ਰ” ਨੂੰ ਪੜਦਾ ਹੈ ਰਰਾ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 97 





ਗੁਕਾਰਾਸਤੂ ਅੰਧਕਾਰਾ ਸਯਾਤ ਰਕਾਰਸ ਤਨ ਨਿਰੋਧਕ: 
ਅੰਧਕਾਰ ਵਿਨਾਸ਼੍ਹਤ੍ਹਾਤ ਗੁਰੂ ਇਤਸਵਧੀਯਤੇ। 
ਅਰਥਾਤ-ਗੁ-ਦਾ ਅਰਥ ਹੈ ਅਨ੍ਹੇਰਾ, ਤੇ-ਰੁ-ਦਾ ਅਰਥ ਹੈ ਅੰਨ੍ਹੇਰੇ ਨੂੰ ਦੂਰ ਕਰਨ ਵਾਲਾ 
(ਪ੍ਰਕਾਸ਼), (ਤਾਂਤੇ) ਅਨ੍ਹੇਰੇ (ਅਗਯਾਨ) ਨੂੰ ਜੋ ਦੂਰ ਕਰੇ ਉਸਨੂੰ ਗੁਰੂ ਆਖੀਦਾ ਹੈ। 
ਤਮ=ਅਨ੍ਹੋਰਾ। 
ਅਗਯਾਨ=ਨਾ ਜਾਨਣ ਦੀ ਅਵਸਥਾ, ਮਨ ਬੁੱਧੀ ਦਾ ਅੰਧਕਾਰ। 
ਅਨਿੱਤ=ਜੋ ਨਿੱਤ ਨਾ ਹੋਵੇ। ਕਦੇ ਹੋਵੇ ਕਦੇ ਦੂਰ ਹੋ ਸਕੇ। 
ਰੋ=ਰੁ, ਰੂ=ਚਾਨਣਾ। ਦੇਖੋ ਉੱਪਰਲਾ ਪਦ ਗਰ 
ਚਿੱਤ=ਓਹ ਅੰਦਰਲਾ ਚੇਤੰਨ ਮੰਡਲ, ਜਿਸਤੋ' ਬ੍ਰਿਤੀਆਂ ਉਠਦੀਆਂ ਹਨ। (ਅ) ਚੇਤਨਤਾ 
(ਏ) ਕਈ ਗਿਆਨੀ ਏਥੇ ਚਿੱਤ ਦਾ ਅਰਥ ਚੇਤਨ=ਪਰਮਾਤਮਾ ਕਰਦੇ ਹਨ। ਸ਼ੂ ਤਿ=ਕੰਨਾਂ 
ਨਾਲ। 
ਅਰਥ: (ਵਾਹਿਗੁਰੂ ਨਾਮ) ਨਿਰਗੁਣ ਨਾਂਵਾਂ ਤੋ ਵੱਧ ਜਿਸ ਤਰ੍ਹਾਂ (ਹੈ) ਮੈ ਉਸ ਤਰ੍ਹਾਂ ਉਸਦੇ 
ਅਰਥ ਕਰਕੇ ਵਰਣਨ ਕਰਦਾ ਹਾਂ: 
“ਵਾਹਿ`-ਨਾਮ ਹੈ ਅਚਰਜ ਦਾ, ਅਚਰਜ ਤੋ ਪਰੇ ਕੋਈ ਬਾਣੀ ਨਹੀਂ ਹੈ। 
“ਗੁ” ਨਾਮ ਹੈ ਹਨੇਰੇ (ਦਾ ਜੋ) ਅਗਯਾਨ (ਦੇ ਰੂਪ ਵਿਚ ਚਿੱਤਾਂ ਤੇ ਛਾ ਰਿਹਾ ਹੈ, ਪਰ ਉਹ 
ਹੈ) ਅਨਿੰਤ। 
“ਰੂ` (ਨਾਮ ਹੈ ਉਸ ਪ੍ਰਕਾਸ਼ ਸੂਰੂਪ ਦਾ ਕਿ) ਜਿਸਨੇ (ਐਸੇ ਅਗਯਾਨ ਵਾਲੇ) ਚਿਤ ਨੂੰ 
ਪੁਕਾਸ਼ਿਤ ਕੀਤਾ। 
ਦੂਸਰਾ ਅਰਥ: ਜਿਸਨੇ (ਜੜ੍ਹ ਦੇਹ ਨੂੰ) ਚੇਤਨਤਾ ਨਾਲ ਤੇ (ਤੇ ਮਨ ਨੂੰ ਗਜਾਨ ਨਾਲ) 
ਪ੍ਰਕਾਸ਼ ਕੀਤਾ ਹੈ। ਐਉਂ' ਸ੍ਰੀ (ਗੁਰੂ) ਨਾਨਕ ਦੇਵ ਜੀ ਨੇ (ਵਾਹਿਗੁਰੂ) ਨਾਮ 
ਬਣਾਇਆ ਹੈ । (ਜਿਸਨੂੰ) ਕੰਨਾਂ ਨਾਲ ਸੁਣ ਕੇ ਸੰਤਾਂ ਦੇ ਚਿੱਤ ਨੇ ਸੁਖ 
ਪਾਇਆ ਹੈ। 
ਭਾਵ: ਜਿੱਥੋ' ਤੱਕ ਮਨ ਦੀ, ਬਾਣੀ ਦੀ ਗੰਮਤਾ ਹੈ, ਓਥੋ” ਤਾਈਂ ਦੀ ਸਮਝ ਆਦਮੀ ਵਰਣਨ 
ਕਰਦਾ ਹੈ ਅਰ ਓਹ ਸਾਰਾ ਮੰਡਲ ਦੇਸ਼ ਕਾਲ ਵਸਤੂ ਅਥਵਾ ਦੇਸ਼ ਕਾਲ ਨਮਿੱਤ ਦਾ 
ਹੈ, ਮਨ ਦਾ ਅਪਣਾ ਸਰੂਪ ਦੇਸ਼ ਕਾਲ ਨਮਿੱਤ ਵਾਲਾ ਹੈ, ਇਸ ਤੋ ਪਰੇ ਇਸਦੀ 
ਸਮਝ ਲੜ ਹੀ ਨਹੀਂ ਸਕਦੀ। ਪਰ ਕਦੇ ਕੋਈ ਅਤਿ ਸੁੰਦਰ ਝਲਕੇ ਹੇਠਾਂ ਯਾ ਕਿਸੇ 
ਬੰਦਗੀ ਸਿਫਤ ਸਲਾਹ ਦੇ ਅਸਰ ਨਾਲ ਇਕ ਸੁਤੇ ਸਮਾਧੀ ਦੀ ਅਵਸਥਾ ਲੰਘਦੀ ਹੈ, 
ਜਿਸ ਵੇਲੇ ਕਿ ਮਨ ਹੁਰੀਂ ਮਾਨੋ ਉੱਕੇ ਖੜੋ_ ਜਾਂਦੇ ਯਾ ਉਰੇ ਰਹਿ ਜਾਂਦੇ ਹਨ। 
“ਆਪਾ”, ਜੋ ਮਨ ਤੋ ਪਰੇ ਮਨ ਦਾ ਪ੍ਰਕਾਸ਼ਕ ਹੈ ਤੇ ਇਸਤੋਂ” ਮਾਨੋ” ਅਲੌਂਗ ਹੈ, 
“ਅਨੰਤ? ਸਿ ਤਿਉ 
ਤੇ ਬੁੱਧੀ ਅਪਣਾ ਕੰਮ ਫੇਰ ਅਰੰਭਦੇ ਹਨ ਤਾਂ ਮਨ ਓਥੇ ਨਾ ਜਾ ਸਕਣ ਕਰਕੇ ਦੱਸ 
ਨਹੀਂ ਸਕਦਾ ਕਿ ਓਥੇ ਕੀਹ ਸੀ, ਪਰ ਉਸਦੀ ਸੁੰਦਰਤਾ ਤੇ ਅਕਹਿ ਰਸ ਭਰੀ ਦਸ਼ਾ 
ਦਾ ਅਸਰ ਐਸਾ ਕੁਛ ਸੰਸਕਾਰ ਮਾਤ ਉਸਤੇ ਪਿਆ ਹੁੰਦਾ ਹੈ ਕਿ ਮਨ ਹੁਰੀਂ “ਵਾਹਿ” 





ਤੇ ਕੋਈ ਪੜਦਾ ਹੈ ਰਾ, ਸੰਸਕ੍ਰਿਤ ਵਿਚ ਬੀ, “ਗ” ਤੇ “ਰ? ਨੂੰ ਪੜ ਦੇਣਗੇ “ਗਕਾਰ” ਤੇ “ਰਕਾਰ”। ਇਸੇ 
ਤਰ੍ਹਾਂ “ਗੁ” ਤੇ “ਰੁ” ਯਾ “ਰੂ ” ਨੂੰ ਭਾਈ ਸਾਹਿਬ ਨੇ ਪੜ੍ਹਿਆ ਹੈ “ਗੋ” ਤੇ “ਰੋ”। 
ਵਾਹਿਗੁਰੂ ਗੁਰ ਸਬਦ ਸੁਣਾਯਾ ॥ '[ਭਾ: ਗੁ: ਵਾ: ੨੪-੧ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 98 





“ਵਾਹਿ” ਕਹਿ ਉਠਦੇ ਹਨ। ਮਾਨੋ ਜਦੋਂ ਉਸ ਕਾਲ ਤੋ ਪਰੇ ਦਾ ਝਲਕਾ ਵੱਜਦਾ ਹੈ 
ਤਾਂ ਆਤਮਾ ਯਾ ਆਪਾ “ਅਨੰਤ” ਦਾ ਰਸ ਅਨੁਭਵ ਕਰਦਾ ਹੈ, ਪਰ ਉਥਾਨ ਹੋਕੇ 
ਕਵਿ ਜੀ ਇਸ ਅਵਸਥਾ ਵਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ “ਵਾਹਿ” ਨਾਮ ਉਸ 
ਅਚਰਜ ਦਾ ਹੈ ਕਿ ਜਿਸਤੋ' ਪਰੇ ਬਾਣੀ ਜਾ ਨਹੀਂ ਸਕਦੀ। ਮਨ ਬਾਣੀ ਤੋ ਪਰੇ ਦੀ 
ਅਵਸਥਾ ਨੂੰ ਜਦ ਕੋਈ ਦਰਸ਼ਨ ਕਰਨਹਾਰਾ, ਰਸ ਮਾਣਨਹਾਰਾ, ਸੱਚੀ ਮੁੱਚੀਂ ਪਹੁੰਚਾ 
ਹੋਇਆ ਸੁਸ਼ਟ ਪੁਰਖ ਕਿਸੇ ਤਰ੍ਹਾਂ ਕੋਈ ਨਾਮ ਦੇਣਾ ਚਾਹੇ ਤਾਂ ਦੇ ਨਹੀਂ ਸਕਦਾ, 
ਕਿਉਕਿ ਮਨ ਬਾਣੀ ਦੀ ਪਹੁੰਚ ਹੀ ਨਹੀਂ ਜਿੱਥੇ ਉਥੋ' ਦਾ ਨਾਮ ਪਤਾ ਕੀ ਦੇਵੇ? ਹਾਂ 
ਉਸ ਯਥਾਰਥ ਦਾ ਪਤਾ ਦੇਖਣਹਾਰ “ਵਾਹਿ? ਤੋ ਬਿਨਾਂ ਕਹਿ ਨਹੀਂ ਸਕਦਾ, ਸੋ ਵਾਹਿ 
ਨਾਮ ਉਸ'ਨਿਰਗੁਣ ਯਥਾਰਥ'ਦਾ ਹੈ, ਜਿੱਥੇ ਮਨ ਬਾਣੀ ਦੀ ਪਹੁੰਚ ਨਹੀਂ ਤੇ ਏਹ 
“ਵਾਹਿ” ਉਸਦਾ ਕਲਪਨਾ ਮਾਤ ਨਾਮ ਨਹੀਂ, ਪਰ ਆਤਮਾ ਦੇ ਮਿਲਾਪ ਪ੍ਰਾਪਤੀ ਦਾ 
ਉਹ ਅਵਾਜ਼ਾ ਹੈ ਕਿ ਜਿਸ ਤੋਂ ਅੱਗੇ ਮਨ ਬਾਣੀ ਦੀ ਗੰਮਤਾ ਹੈ ਨਹੀਂ। 

ਉਸ ਨੂੰ “ਵਾਹਿ” ਹੀ ਕਹਿਣਾ ਜੋਗ ਹੈ, ਜੋ ਨਾਮ ਬੀ ਹੈ, ਸਿਫਤ ਸਲਾਹ ਬੀ ਹੈ, ਉਸ ਦਾ ਯਸ਼ 
ਤੇ ਕੀਰਤਨ ਬੀ ਹੈ। ਅਰਥਾਤ ਜੋ ਕੋਈ ਉਸ ਰੰਗ ਵਿਚ ਅੱਪੜਦਾ ਹੈ, ਉਸ ਬਾਬਤ 
ਆਵਾਜ਼ਾ ਇਹੋ ਦੇਂਦਾ ਹੈ। ਇਧਰ ਜੋ ਮਿਲਾਪ ਲਈ ਸਾਧਨ ਅਰੰਭ ਕਰਦਾ ਹੈ ਤੇ 
ਜਗਯਾਸੂ ਹੈ, ਉਹ ਬੀ ਇਸੇ ਨੂੰ ਜਪਦਾ ਹੈ, ਉਹ ਉਸ ਅਨੰਤ ਦੇ ਅੱਗੇ ਅਰਦਾਸ 
ਨੇ ਲੀਨ ਹੋ ਜਾਣਾ ਹੈ, ਬਾਣੀ ਨੇ “ਵਾਹਿ” ਕਹਿਕੇ ਮੁੱਕ ਜਾਣਾ ਹੈ, ਜਿਸ ਦੇ ਅਨੁਭਵ 
ਰਸਲੀਨਤਾ ਮਗਰੋ ਉਥਾਨ ਹੋ ਕੇ ਮੈਂ ਰਸ ਭਰੇ ਸਰੂਰ ਵਿਚ ਕੁਛ ਕਹਿ ਨਹੀਂ ਸਕਣਾ, 
ਪਰ ਜੇ ਕੁਝ ਕਥਨ ਕਰ ਸਕਣਾ ਹੈ ਤਾਂ “ਵਾਹਿ। 

ਅਗੇ ਦੱਸਦੇ ਹਨ ਕਿ “ਗੁ” ਨਾਮ ਹੈ ਅਨ੍ਹੇਰੇ ਦਾ, ਅਨ੍ਹੋਰਾ ਨਾਮ ਹੈ ਰੌਸ਼ਨੀ ਦੇ ਅਭਾਵ ਦਾ। 
ਰੌਸ਼ਨੀ ਦਾ ਅਭਾਵ ਦੋ ਪ੍ਰਕਾਰ ਦਾ ਹੈ, ਇਕ ਜੋ ਅੱਖਾਂ ਪਰ ਆਪ ਨੂੰ ਲਖਾਉਂਦਾ ਹੈ, 
ਪਥਰ 'ਅਨ੍ਹੇਰਾ', 
“ਅੰਧਕਾਰ” ਆਖਦੇ ਹਨ, ਚਿੱਤ ਵਾਲੇ ਨੂੰ “ਅਗਯਾਨ” ਆਖਦੇ ਹਨ। ਸੋ ਕਵਿ ਜੀ 
ਦੱਸਦੇ ਹਨ ਕਿ “ਗੁ” ਨਾਮ ਹੈ ਅਗਯਾਨ ਰੂਪੀ ਅਨ੍ਹੈਰੇ ਦਾ ਤੇ “ਰੁ” ਨਾਮ ਹੈ ਉਸ 
ਪ੍ਰਕਾਸ਼ ਵਾਚਕ ਸਰੂਪ ਦਾ ਜੋ ਇਸ ਅਗਯਾਨ ਨੂੰ ਦੂਰ ਕਰਕੇ ਪ੍ਰਕਾਸ਼ ਕਰਦਾ ਹੈ। ਸੋ 
ਗੁਰੂ ਪਦ ਉਸ ਦਾ ਵਾਚਕ ਸਰੂਪ ਹੈ ਜੋ ਪੁਕਾਸ਼ ਸਰੂਪ ਹੈ ਤੇ ਅਗਯਾਨ ਅੰਧਕਾਰ ਦਾ 
ਦੂਰ ਕਰਕੇ ਚਿੱਤ ਨੂੰ ਪ੍ਰਕਾਸ਼ਿਤ ਕਰ ਦੇਣ ਵਾਲਾ ਹੈ। ਅਭਯਾਸੀਆਂ ਦੇ ਤਜਰਬੇ ਵਿਚ 
ਆਈ ਇਕ ਅਮਲੀ ਗੱਲ ਇਹ ਬੀ ਹੈ ਕਿ ਜਿਸ ਕਿਸੇ ਨੇ ਸਾਈਂ ਦੇ ਰਸ ਵਿਚ ਲਿਵ 
ਪਾਈ ਹੈ, ਉਸ ਨੂੰ ਐਉ' ਹੀ ਭਾਸਦਾ ਹੈ ਕਿ ਮੈਂ ਅੰਧਕਾਰ ਵਿਚ ਸਾਂ ਮੈਨੂੰ ਇਕ 
ਜਾਗੁਤ ਆਈ ਹੈ, ਇਕ ਪ੍ਰਕਾਸ਼ ਆਯਾ ਹੈ, ਧੰਨ ਉਹ ਦਾਤਾ ਹੈ ਜਿਸ ਨੇ ਪੁਕਾਸ਼ 
ਦਿੱਤਾ ਹੈ। ਸੋ “ਗੁਰੂ ` ਦਾ ਅਰਥ ਹੈ “ਅੰਧਕਾਰ ਤੋ ਪ੍ਰਕਾਸ਼ ਦੇਣ ਵਾਲਾ, ਪ੍ਰਕਾਸ਼ 
ਸੂਰੂਪ। ' 

ਪਹਿਲਾਂ, “ਵਾਹਿ” ਪਦ ਜਣਾਉਂਦਾ ਹੈ ਪਰਮੇਸ਼ੂਰ ਦੇ ਸੂਰੂਪ ਨੂੰ, ਜੋ ਅਗੰਮ ਹੈ। ਪਰ ਜਿਸ ਦੇ 
ਮਿਲਾਪ ਦਾ ਆਤਮਾ ਵਿਚ ਭਰਿਆ ਰਸ, ਮਨ ਵਿਚ ਪੁਤਿਬਿੰਬਤ ਹੋਕੇ ਉਸ ਤੋੱ 
“ਵਾਹਿ ਵਾਹਿ? ਦੀ ਸਿਫਤ ਸਲਾਹ ਕਰਾਉਂਦਾ ਹੈ, ਤੇ ਮਨ ਬੁੱਧੀ ਦੇ ਗਜਾਨ ਮੰਡਲ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 99 





ਕਹੋ ਯਾ ਚਿੱਤ ਮੰਡਲ ਕਹੋ ਉਸ ਵਿਚ ਉਸ ਦਾਤੇ ਦੇ ਸਰੂਪ ਦਾ “ਅਮਲੀ ਤੇ ਤਜਰਬੇ 
ਦਾਤਾ ਪ੍ਰਕਾਸ਼ ਸਰੂਪ ਹੈ, ਤੇ ਉਸ ਨੂੰ “ਵਾਹਿ” ਕਹਿਕੇ ਹੀ ਆਰਾਧ ਤੇ ਸਲਾਹ ਸਕਦੇ 
ਹਾਂ। ਤਾਂ ਤੇ-ਵਾਹਿਗੁਰੂ=ਸ਼ਲਾਘਾ ਯੋਗ ਪ੍ਰਕਾਸ਼ ਦਾਤਾ-ਹੈ। 

'ਸੂਰੂਪ ਪ੍ਰਾਪਤ ਸ਼੍ਰੀ ਗੁਰੂ ਨਾਨਕ ਦੇਵ ਜੀ” ਨੇ ਅਮਲੀ ਤੇ ਤਜਰਬੇ ਵਿਚ ਆ ਜਾਣ ਵਾਲਾ 
ਸਰੂਪ ਲਖਾਇਕ ਇਹ ਨਾਮ ਰਚਿਆ ਹੈ, ਜੋ ਜਗਯਾਸੂ ਇਸ ਦਾ ਸਿਮਰਣ ਕਰਨਗੇ 
ਓਹ ਉਸ ਅਵਸਥਾ ਨੂੰ ਪ੍ਰਾਪਤ ਹੋਣਗੇ ਕਿ ਜਿਸ ਦਾ ਇਹ ਲਖਾਇਕ ਹੈ। ਜੋ ਇਕ 
ਅਵਸਥਾ ਹੈ, ਨਹੀਂ ਉਹ ਅਵਸਥਾ ਤੋ” ਬੀ ਪਰੇ ਹੈ ਜਿਸ ਦਾ ਇਹ ਅਨੁਭਵ ਦੁਆਰੇ 
ਪ੍ਰਾਪਤ ਹੋਇਆ ਨਾਮ ਸਤਿਗੁਰ ਨੇ ਸਿਫਤ ਸਲਾਹ ਦੇ ਅਰਥਾਂ ਵਾਲਾ ਰਚਿਆ ਹੈ। 

ਜਿਸ ਪਰਮਾਤਮਾ ਦੇ ਮੇਲ ਤੋ ਉਥਾਨ ਹੋਕੇ ਮਨ ਉਸ ਲਈ “ਵਾਹ ਵਾਹ'ਦਾ ਆਵਾਜ਼ਾ ਦੇਂਦਾ 
ਹੈ, ਉਸ ਪਰਮਾਤਮਾ ਦੇ ਮਿਲਣ ਦੀ ਪ੍ਰਾਪਤੀ ਦਾ ਰਸਤਾ ਵੀ “ਵਾਹਿ ਵਾਹਿ” ਹੀ ਠੀਕ 
ਹੈ। ਇਸੇ ਨੂੰ ਸਤਿਗੁਰ ਨੇ “ਸਿਫਤ ਸਲਾਹ” (460008001 & 30018900) ਕਿਹਾ 
ਹੈ, ਕਿ ਉਸ ਨੂੰ ਮਿਲਨੇ ਲਈ ਉਸੇ ਦੀ ਸਿਫਤ-ਸਲਾਹ ਹੀ ਕਰਨੀ ਚਾਹੀਏ। ਗੁਰੂ 
ਜੀ ਨੇ ਦੱਸਿਆ ਹੈ ਕਿ ਸਿਫਤ ਸਲਾਹ ਇਕ ਪਦਵੀ ਹੈ:- 

“ਜਿਸਨੇ ਬਖਸੇ ਸਿਫਤਿ ਸਾਲਾਹ ॥ 
ਨਾਨਕ ਪਾਤਿਸਾਹੀ ਪਾਤਿਸਾਹੁ ॥ 
ਫਿਰ ਇਸੇ “ਵਾਹ” ਪਦ ਨੂੰ ਆਖਿਆ ਹੈ ਕਿ ਇਹੋ ਸਿਫਤ ਸਲਾਹ ਹੈ, ਯਥਾ: 
“ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੇ ਕੋਇ ॥ 
ਫਿਰ ਦੱਸਿਆ ਹੈ ਕਿ ਇਸ “ਵਾਹ” ਕਰਨ ਨਾਲ ਸਾਈ' ਮਿਲਦਾ ਹੈ। ਯਥਾ:- 
“ਨਾਨਕ ਵਾਹੁ ਵਾਹੁ ਕਰਤਿਆ ਪੁਭੁ ਪਾਇਆ 
ਕਰਮਿ ਪਰਾਪਤਿ ਹੋਇ ॥ ? 
ਪਰਮੇਸ਼ੂਰ ਦੇ ਮਿਲਣ ਤੋ ਪਹਿਲਾਂ ਨਾਮ ਦਾ ਮਨ ਵਿੱਚ ਵੱਸਣਾ ਬੀ ਸਿਫਤ ਸਲਾਹ 
ਨਾਲ ਹੀ ਹੁੰਦਾ ਹੈ, ਯਥਾ:- 
“ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥ ? 
ਸੋ ਇਸ ਵਾਹਿਗੁਰੂ ` ਪਦ ਵਿਚ ਨਾਲੇ ਨਿਰਗੁਣ ਦਾ ਸਰੂਪ ਦੱਸਿਆ ਹੈ ਨਾਲੇ 
ਉਸਦੀ ਸਿਫਤ ਸਲਾਹਿ ਦਾ ਪੁਭਾਵ ਹੈ, ਸਿਫਤ ਸਲਾਹ ਬੀ ਮਨ ਬਾਣੀ ਤੋ ਪਰੇ ਵਾਲੀ ਹੈ। 
ਇਸ ਲਈ ਇਹ ਸਾਰੇ ਨਿਰਗੁਣ ਨਾਵਾਂ ਤੋ ਸ਼ਿਰੋਮਣੀ ਹੈ। ਸੋ ਕਵਿ ਜੀ ਨੇ-ਵਾਹਿ ਨਾਮ 
ਦਸਿਆ “ਅੱਖਰ” (ਅਕਸ਼ਰ ) ਦਾ, “ਸਦਾ ਇਕ ਰਸ ਮੂਲ ਤੇ ਅਸਲੇ ` ਦਾ, ਜਿਸਦੀ ਸੱਤ੍ਯਾ 
ਨਾਲ ਇਹ ਸਾਰਾ ਦਿੱਸਦਾ ਜਗਤ ਪ੍ਰਗਟਿਆ ਹੈ, ਜੋ ਆਪ ਦਿਸਦਾ ਨਹੀਂ ਪਰ ਦੇਖਦਾ ਹੈ, 
ਜਿਸ ਨੂੰ ਜਗਯਾਸੂ ਦਾ ਆਪਾ ਪ੍ਰਾਪਤ ਹੋਕੇ ਮੁੜਕੇ ਆਇਆਂ “ਰਸ ਪੁਤੀਤੀ” ਦਾ ਸੰਸਕਾਰ ਮਨ 
ਨੂੰ ਦੇਂਦਾ ਹੈ ਤੇ ਮਨ ਬਾਣੀ ਤੋ ਕਿਸੇ ਮਦ ਭਰੇ ਸਰੂਰ ਵਿਚ ਅਖਵਾਉਂਦਾ ਹੈ “ਵਾਹਿ ਵਾਹਿ 
ਵਾਹਿ ਵਾਹਿ ਵਾਹਿ। 
“ਵਾਹਿ” ਉਸੇ ਨੂੰ ਕਿਹਾ ਜਾਂਦਾ ਹੈ ਜੋ ਅਤੀ ਸੁੰਦਰ, ਪਿਆਰ ਸਰੂਪ ਹੈ, ਆਨੰਦ ਸਰੂਪ ਹੈ, ਤੇ 


<੨ 


ਗੁਰੂ ਨਾਮ ਹੈ ਉਸੇ “ਅਸਲੇ ” ਦੇ ਪ੍ਰਕਾਸ਼ ਸਰੂਪ ਹੋਣ ਦਾ। ਉਸਦਾ ਅਸਲਾ ਪ੍ਰਕਾਸ਼ ਹੈ 





`ਜੋ ਕਦੇ ਨਾ ਖਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 100 





ਤੇ ਪ੍ਰਕਾਸ਼ “ਨਿੰਤ ਵਸਤੂ  ਹੈ। “ਸਦਾ ਹੈ” ਉਸਦਾ ਰੂਪ ਹੈ, ਤੇ “ਸਦਾ ਚੇਤਨ” ਉਸ 
ਦਾ ਸਰੂਪ ਹੈ। ਉਹ “ਨਿੰਤ ਪੁਕਾਸ਼' ਸਦਾ ਪ੍ਰਕਾਸ਼ ਆਪ ਹੈ ਤੇ ਜਿੱਥੇ ਕਿਤੇ ਬੁਹਮੰਡ 
ਵਿਚ, ੨ - 1 ਕਿ ਸਰੀਰਾਂ ਵਿਚ ਵਸਦੇ ਮਨਾਂ ਵਿੱਚ ਅੰਧਕਾਰ ਹੈ ਅਰਥਾਤ 
ਜੜ੍ਹਤਾ ਹੈ ਯਾ ਅਗਯਾਨ ਹੈ, ਭਾਵੇ ਹਨ੍ਹੇਰਾ ਕਿਸੇ ਹੀ ਰੂਪ ਦਾ ਹੈ, ਉਹ ਪ੍ਰਕਾਸ਼ ਸਰੂਪ 
ਅੰਧਕਾਰ ਤੇ ਅਗਯਾਨ ਸਭ ਨੂੰ ਦੂਰ ਕਰਕੇ ਪ੍ਰਕਾਸ਼ ਤੇ ਗਜਾਨ ਦਾ ਦਾਤਾ ਹੈ। 
: ਉੱਪਰ ਅਸਾਂ ਕਵਿ ਜੀ ਦੇ ਅਭਿਪ੍ਰਾਯ ਨੂੰ ਅਰਥ ਅਰ ਭਾਵ ਵਿਚ ਖੁਹਲਿਆ ਹੈ, 
7 3 
ਕਰਦੇ ਹਨ। ਕਵਿ ਜੀ ਨੇ ਵਾਹਿਗੁਰੂ ਪਦ ਦੇ ਅਰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ 
ਉਤਾਰਧ ਦੇ ਅਧਯਾਯ ੪੩ ਤੇ ੫੭ ਵਿਚ, ਅਤੇ ਗੁਰ ਪ੍ਰਤਾਪ ਸੂਰਜ ਗੁੰਥ ਦੀ ਰਾਸ 
੭ ਅੰਸੂ ੩ ਵਿਚ ਫੇਰ ਦਿੱਤੇ ਹਨ। ਅਤੇ “ਗਰਬ ਗੰਜਨੀ” ਟੀਕਾ ਸੂਰੀ ਜਪੁ ਸਾਹਿਬ 
ਵਿਚ ਬੀ ਆਪ ਨੇ ਗੁਰ ਪਦ ਦੇ ਅਰਥ ਦਿੱਤੇ ਹਨ, ਉਨ੍ਹਾਂ ਦੀ ਵਿਚਾਰ ਬੀ ਏਥੇ 
ਸੁਖਦਾਈ ਹੋਵੇਗੀ ਕਿਉਂਕਿ ਉਹ ਕਵਿ ਜੀ ਦੇ ਚਿੱਤ ਦੇ ਆਸ਼ਯ ਨੂੰ ਸਮਝਾਉਣ ਵਿਚ 
ਸਹਾਯਕ ਹੋਣਗੇ। 

੧. ਇੱਥੇ, ਅਰਥਾਤ ਅਧਯਾਯ ੧ ਵਿੱਚ, ਆਪ ਨੇ ਕਿਹਾ ਹੈ:- 
... ਵਾਹਿ” ਨਾਮੁ ਅਚਰਜ ਕੋ ਹੋਈ। 
ਅਚਰਜ ਤੇ ਪਰਿ ਉਕਤਿ ਨ ਕੋਈ ॥੬੨॥ 

“ਗੋ” ਤਮ ਨਾਮ ਅਗਯਾਨ ਅਨਿੰਤ। 

ਰੋ” ਪਰਕਾਸ਼ ਕਿਯੋ ਜਿਨ ਚਿੱਤ। ੬੩॥ 

੨. ਸ਼ੀ ਗੁ: ਨਾ: ਪੁ: ਉ: ਦੇ ੪੩ ਅਧਯਾਯ ਵਿਚ ਕਵਿ ਜੀ ਨੇ ਕਿਹਾ ਹੈ:- 
“ਵਾਹਿ” ਨਾਮ ਅਚਰਜ ਪਹਿਚਾਨੋ। 
ਜਿਹ ਕੀ ਸੱਤਯਾ ਜਗ ਪੁਗਟਾਨੋ। 
ਜਿਹ ਸੱਤਯਾ ਕਰਿ ਲਖਿਯਤਿ ਭਵ ਹੈ। 
ਸੋ ਨਹਿੰ ਲਖੀ ਜਾਇ, ਅਨੁਭਵ ਹੈ ॥੬੨॥ 

ਦੋਹਰਾ: ਯਾਂ ਤੇ ਸੋ ਅਚਰਜ ਭਯੋ ਗੁਰੂ ਅਰਥ ਸੁਨਿ ਕਾਨ। 
ਅੰਧਕਾਰ “ਗੋ” ਨਾਮ ਹੈ “ਰੂ ` ਪ੍ਰਕਾਸ਼ ਪਹਿਚਾਨ ॥੬੩॥ 

ਚੌਪਈ: ਅੰਧਕਾਰ ਵਤ ਦੇਹਿ ਅਨਿੰਤਾ। 
ਤਿਹ ਪੁਕਾਸ਼ ਦੀਨੋ ਸੋ ਚਿੱਤਾ... । 

੩. ਸ਼੍ਰੀ ਗੁ: ਨਾ: ਉ: ਅਧਯਾਯ ੫੭ ਦੇ ਅੰਕ ੩੭ ਵਿਚ ਕਵਿ ਜੀ ਨੇ ਕਿਹਾ ਹੈ:- 
ਗੋ ` ਤਮ ਨਾਮ ਅਗਯਾਨ ਮਹਾਨ ਕੌ ਪਾਇ ਬੰਧਾਨ ਸਦੀਵ ਝੁਰੂ। 
ਦੇਹਿ ਅਨੇਕ ਧਰੇ ਜਨਮੇ ਮ੍ਰਿਤੁ ਸੰਕਟ ਹੋਤਿ ਬਿਸਾਲ ਸੁਰੂ। 
ਸੋ ਤਤਕਾਲ ਬਿਲੀਨ ਕੰਰੈ ਹੁਇ ਜਾਤਿ ਪ੍ਰਕਾਸ਼ ਕਹੈ ਇਸ 'ਰੂ। ` 
ਜੋ ਅਸਚਰਜ ਮਹਾਂ ਬਿਸਮਾਵਤਿ ਤਾਂਹਿ ਕਹੋ ਮੁਖ ਵਾਹਿਗੁਰੂ ॥੩੭॥ 

੪. ਸ੍ਰੀ ਗੁਰ ਪ੍ਰਤਾਪ ਸੂਰਜ ਰਾਸ ੧. ਅੰਸੂ ੨੦ ਦੇ ਅੰਕ ੨੭ ਤੋ “ਵਾਹ” ਦੀ ਵ੍ਯਾਖ੍ਯਾ 

ਕਰਦੇ ਅੰਕ ੩੩ ਵਿਚ ਕਹਿੰਦੇ ਹਨ:- 


€ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 101 





ਅਚਰਜ ਰੂਪ ਜੁ ਐਸੋ ਅਹੈ। ਤਿਸ ਕੋ ਨਾਮ “ਵਾਹਿ” ਕਰਿ ਕਹੈਂ। 
“ਗੋ” ਤਮ ਜੜ ਅਗਯਾਨ ਅਨਿੰਤ। ਕਰਿ ਪ੍ਰਕਾਸ਼ ਚੇਤਨ 'ਰੂ ` ਨਿੰਤ ॥੩੩॥ 
੫. ਗੁ: ਪ੍ਰ: ਸੂਰਜ ਰਾਸ ੭, ਅੰਸੂ ੩ ਵਿਚ ਲਿਖਿਆ ਹੈ:- 
ਵਾਹਿ” ਅਰਥ ਬਿਸਮਯ ਪਦ ਗਾਵਾ। ਨੇਤਿ ਨੇਤਿ ਜਿਹ ਬੇਦ ਬਤਾਵਾ ॥੨੮॥ 
. ਜਤ ਤਿੰਟ ਜਿਤ ਜਿ ਦੱ ਅਨੁਭਵ ਲਖਿ, ਬੋਧਕ ਵਸ ਮਾਂਹੀ ॥੩੧॥ 
. “ਗੋ? ਇਤਿ ਅੰਧਕਾਰ ਸ਼ਿਵ ਭਾਖਾ। “ਰੋ” ਚੈਤੰਨਯ ਵੇਦ ਮਤਿ ਸਾਖਾ ॥੩੩॥ 

੬. ਗਰਬ ਗੰਜਨੀ ਟੀਕਾ ਸ੍ਰੀ ਜਪੁਜੀ ਸਾਹਿਬ ਪੰਨਾ ੬੫ ਪਰ ਕਵਿ ਜੀ ਨੇ ਕਿਹਾ ਹੈ> 

“ਗੁਰ” ਨਾਮ ਬੁਹਮ ਕੋ। 

-ਗੋ-ਅਰਥ ਅੰਧੇਰੇ ਕੋ, ਲੌਛਨਾ ਸੋ ਜੜ੍ਹ ਕੋ। 

-ਰੁ-ਨਾਮ ਪੁਕਾਸ਼ ਕੋ, ਲੌਛਨਾ ਸੋ ਚੇਤਨ ਕੋ। 
ਜੋ ਜੜ੍ਹ ਅੰਤਹਕਰਨ ਤੇ ਆਦਿ ਤਿਨ ਕੋ ਚੇਤਨ ਕਰੇ, ਸੋ “ਗੁਰ। ” 

ਇਨ੍ਹਾਂ ਛੇਆਂ ਪ੍ਰਮਾਣਾਂ ਨੂੰ, ਜੋ ਕਵਿ ਜੀ ਦੇ ਅਪਣੇ ਰਚਿਤ ਹਨ, ਵਿਚਾਰ ਕੀਤਿਆਂ ਜੋ 
ਭਾਵ ਅਸੀਂ ਉਪਰ ਦੇ ਆਏ ਹਾਂ ਕਵਿ ਜੀ ਦਾ ਆਸ਼ਯ ਉਸ ਵਿਚ ਖੁੱਲ੍ਹ ਗਿਆ ਹੈ। ਏਹ 
ਪ੍ਰਮਾਣ ਸਾਨੂੰ ਉਨ੍ਹਾਂ ਦੇ ਮਨਸ਼ਾ ਤਕ ਲੈ ਜਾਂਦੇ ਹਨ। “ਵਾਹਿ” ਨਾਮ ਆਪ ਅਚਰਜ ਦਾ ਦੱਸਦੇ 
ਹਨ, ਪਰ ਇਸ ਅਸਚਰਜ ਨੂੰ ਉਹ ਨਿਰਾ ' ਅਚਰਜ ਦਾ ਭਾਵ ਮਾਤ ` ਯਾ “ਅਚਰਜ ਦਾ 
ਉਚਾਰਨ ਮਾਤ੍ਹ ” ਦੀ ਰਿਸ ਸਨੀ ਕਰਦੀ ਓਹ ਇਸ ਨੂੰ ਉਹ “ਮੂਲ ਹਸਤੀ”, “ਅਸਲੀ 
ਵਜੂਦ” ਦੱਸਦੇ ਹਨ, ਜਿਸ ਤੋ, ਸਾਰਾ ਜਗਤ ਪ੍ਰਗਟਦਾ ਹੈ। ਵਾਹ ਨਾਮ ਉਸ ਮੂਲ ਦਾ ਹੈ ਜੋ 
ਇਕ ਰਸ ਰਹਿੰਦਾ ਹੈ, ਤੋਂ ਇਸ ਤੋ ਪਰਗਟਦਾ ਹੈ ਜਗਤ', ਜਿਸ ਨੂੰ ਵੇਦ “ਨੇਤਿ ਨੇਤਿ” 
ਕਹਿੰਦਾ ਹੈ, ਮਨ ਬਾਣੀ ਦੀ ਜਿੱਥੇ ਗੰਮਤਾ ਨਹੀਂ, ਜੋ ਕੇਵਲ ਅਨੁਭਵ ਨਾਲ ਲਖਿਆ ਜਾ 
ਸਕਦਾ ਹੈ। 

ਹੁਣ 'ਗੁਰੂ` ਪਦ ਦਾ ਅਰਥ ਬੀ ਓਹੋ ਕਰਦੇ ਹਨ। ਕਹਿੰਦੇ ਹਨ- “ਗੁਰੂ ਨਾਮ ਬ੍ਰਹਮ 
ਕੋ। ਇਹ ਕਹਿਕੇ ਵਿਤਪਤੀ ਇਹ ਕਰਦੇ ਹਨ: 'ਗੋ” ਨਾਮ ਹੈ ਹਨੇਰੇ ਦਾ ਤੇ ਲੌਛਣਾ ਬ੍ਰਿਤੀ 
ਨਾਲ ਇਸਦਾ ਅਰਥ ਬਣੇਗਾ- “ਜੜ੍ਹ ` (ਅਜਿੰਦ)। 

ਤੇ “ਰੋ” ਨਾਮ ਹੈ ਪੁਕਾਸ਼ ਦਾ, ਲੌਛਣਾ ਬ੍ਰਿਤੀ ਦੁਆਰਾ ਇਸਦਾ ਅਰਥ ਬਣੇਗਾ 
“ਚੇਤਨ” (ਜਿੰਦ)। ਹੁਣ “ਗੁਰੂ ` ਦਾ ਅਰਥ ਹੋਯਾ:- ਜੋ ਅੰਤਹ ਕਰਨ ਤੋ' ਲੈਕੇ ਸਰੀਰ ਤਕ 
ਸਾਰੀ ਜੜ੍ਹਤਾ ਨੂੰ ਚੇਤੰਨ ਕਰ ਦੇਵੇ ਸੋ 'ਗੁਰੂ। ` ਮੁਰਾਦ ਹੈ- “ਪ੍ਰਕਾਸ਼ ਸਰੂਪ ਤੇ ਪ੍ਰਕਾਸ਼ਕ। ` 
ਇਹ ਅਰਥ ਬੀ ਨਿਰਗੁਣ ਦਾ ਵਾਚਕ ਰਿਹਾ। 

ਗਹੁ ਕਰਕੇ ਸਮਝ ਲੈਣ ਵਾਲੀ ਇਕ ਹੋਰ ਗਲ ਬੀ ਹੈ ਕਿ ਕਵਿ ਜੀ ਨੇ ਜਦ 'ਗੁਰੂ ` 
ਸਿ 

ਹੋਰਵੇ' ਕੱਢਿਆ ਹੈ, ਗਰਬਗੰਜਨੀ ਪੰਨਾ ੧੪ ਦੇ ਅੰਤ ਵਿਚ ਆਪ ਲਿਖਦੇ ਹਨ:- “ਗੋ? 
ਰਿ ਤਿਸਤੇ ਅਗਯਾਨ ਕੋ ਅਰਥ, “ਰੁ” ਨਾਮ ਪੁਕਾਸ਼ ਕੋ ਤਿਸਤੇ ਗਿਆਨ ਕੋ 
ਅਰਥ। ਅਗਯਾਨ ਕੋ ਨਸ਼ਟ ਕਰ ਜੋ ਗਯਾਨ ਦੇਇ ਸੋ “ਗੁਰੂ। ` ਮੁਰਾਦ ਹੈ ਸਤਿਗੁਰੂ ਤੋਂ ਜੋ 
ਆਪਣੇ ਉਪਦੇਸ਼ ਤੇ ਜੀਅਦਾਨ ਨਾਲ ਅਗਯਾਨ ਦੂਰ ਕਰਦੇ ਹਨ। ਪਰੰਤੂ ਉੱਪਰਲੇ ਛੇ ਪ੍ਰਮਾਣਾਂ 





'ਇਹ ਭਾਵ ਸ਼੍ਰੀ ਗੁਰੂ ਗੁੰਥ ਸਾਹਿਬ ਜੀ ਵਿੱਚੋਂ ਹੀ ਕਵਿ ਜੀ ਨੇ ਅਨੁਭਵ ਕੀਤਾ ਜਾਪਦਾ ਹੈ, ਯਥਾ:-ਵਾਹੁ ਵਾਹੁ 
ਕਾ ਬਡਾ ਤਮਾਸਾ ॥ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥।ਸਵ: ਮ: ੪ਕੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 102 





ਵਿਚ ਵਾਹਿਗੁਰੂ ਪਦ ਦੀ ਵਿਤਪਤੀ ਵਿਚ ਕਵੀ ਜੀ ਜੜ ਨੂੰ ਚੇਤਨਤਾ ਦੇਣ ਵਾਲਾ ਤੇ ਅਗਯਾਨ 

ਨੂੰ ਗਜਾਨ ਨਾਲ ਦੂਰ ਕਰਨ ਵਾਲਾ ਇਹ ਪਦ ਪਰਮੇਸੁਰ ਦਾ ਵਾਚਕ ਦੱਸ ਰਹੇ ਹਨ। 

ਹੁਣ ਸਪਸ਼ਟ ਹੋ ਗਿਆ ਕਿ ਕਵਿ ਜੀ ਨੇ ਜਦ ਇਹ ਅੰਕ ੬੨, ੬੩ ਕਹੇ ਹਨ, ਉਨ੍ਹਾਂ ਦੀ 

ਮੁਰਾਦ-ਵਾਹਿ-ਤੋ' ਇਹ ਹੈ- (ਅ) ਅਚਰਜ ਰੂਪ, ਅਚਰਜ ਕਰ ਦੇਣ ਵਾਲੀ, ਸਦਾ ਇਕ ਰਸ, 

(ਹਸਤੀ) । ਸ਼੍ਰੀ ਗੁਰੂ ਗੁੰਥ ਸਾਹਿਬ ਵਿਚ ਬੀ ਉਸ ਅਕਾਲ ਦਾ ਇਹੋ ਰੂਪ ਦਿੱਤਾ ਹੈ। ਜਾਪਦਾ 

ਹੈ, ਕਿ ਉਹੋ ਭਾਵ ਕਵਿ ਜੀ ਦੇ ਹ੍ਰਿਦੇ ਵਿਚ ਠਾਠਾਂ ਮਾਰ ਰਿਹਾ ਸੀ। ' ਜਦੋ ਕਿ ਆਪ ਨੇ 

ਇਹ ਛੰਦ ਰਚਿਆ ਹੈ। ਯਥਾ:- 

ਨ ਸੰਖੰ ਨ ਚਕ ਨ ਗਦਾ ਨ ਸਿਆਮੰ ॥ ਅਸੂਰਜ ਰੂਪੰ'' ਰਹੰਤ ਜਨਮੰ ॥ 

ਨੇਤ ਨੇਤ ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ 

[ਸਲੋ: ਸਹਸ: ਮ: ੫, ਅੰਕ ੫੭ 

ਸੇ ਵਾਹਿਗੁਰੂ ਦੇ ਅਰਥ ਏਹ ਹੋਏ-ਅਸਚਰਜ ਸਰੂਪ (ਇਕ ਰਸ ਜਯੋਤਿ) ਪ੍ਰਕਾਸ਼ 
ਸਰੂਪ (ਤੇ ਪ੍ਰਕਾਸ਼ਕ)। 

ਹੁਣ ਇਸ ਰੌਸ਼ਨੀ ਵਿਚ, ਜੋ ਸਾਨੂੰ ਕਵਿ ਜੀ ਦੇ ਅਪਣੇ ਉਪਰ ਕਥੇ ਉਚਾਰਨਾਂ ਤੋੱ' 
ਅਤੇ ਸ਼੍ਰੀ ਗੁਰੂ ਗੁੰਥ ਸਾਹਿਬ ਜੀ ਤੋ' ਮਿਲਦੀ ਹੈ, ਅੰਕ ੬੨ ਤੇ ੬੩ ਦਾ ਜੋ ਅਖਰਾਰਥ ਬਣਦਾ 
ਹੈ, ਲਿਖਣ ਦਾ ਯਤਨ ਕਰਦੇ ਹਾਂ:- 

“ਵਾਹਿ” ਨਾਮੁ ਅਚਰਜ ਕੋ ਹੋਈ। 'ਵਾਹਿ” ਨਾਮ ਹੈ ਅਚਰਜ ਦਾ 

ਅਚਰਜ ਤੇ ਪਰਿ ਉਕਤਿ” ਨ ਕੋਈ। _ ਅਚਰਜ ਤੇ ਪਰ ਕੋਈ ਬਾਣੀ ਨਹੀਂ ਹੈ। 

“ਗੋ” ਤਮ ਨਾਮ ਅਗਯਾਨ ਅਨਿੰਤ। 'ਗੋ? ਨਾਮ ਹੈ ਅੰਧਕਾਰ ਦਾ, ਅਤੇ ਅਗਯਾਨ ਦਾ ਜੋ 
ਅਨਿੰਤ ਹੈ। 

“ਰੋ” ਪਰਕਾਸ਼ ਕਿਯੋ ਜਿਨ ਚਿੱਤ। 'ਰੂ` (ਦਾ ਅਰਥ ਹੈ ਪਰਕਾਸ਼) ਜਿਸਨੇ (ਜੜ ਦੇਹ 
ਨੂੰ) ਚੇਤਨਤਾ ਨਾਲ (ਤੇ ਮਨ ਨੂੰ ਗਜਾਨ ਨਾਲ) 
ਪ੍ਰਕਾਸ਼ ਕੀਤਾ ਹੈ। 

ਦੋਹਰਾ: ਪੁਨ ਸਰਗੁਨ ਕੇ ਨਾਮ ਤੇ, ਅਧਿਕ ਜਾਨ ਮਨ ਮਾਂਹਿ। 

ਜਿਹ ਸਿਮਰਤਿ ਕਲਿਕਾਲ ਕੇ, ਕਲਮਲ ਅਖਿਲ ਨਸਾਹਿਂ ॥੬੪॥ 
ਸਰਗੁਨ=ਸਗੁਣ-ਸਿਫਤਾਂ ਵਾਲਾ। ਜਿਸ ਵਿਚ ਭਲੇ ਗੁਣ ਹੋਣ। ਕਿਸੇ ਵਜੂਦ ਯਾ ਸਰੂਪ ਦੇ 
ਗੁਣਾਂ ਵਾਲਾ ਰੂਪ। ਦੇਖੋ ਇਸੇ ਅਧਯਾਯ ਦੇ ਅੰਕ ੫੭ ਦਾ ਭਾਵ। 
ਕਲਿਕਾਲ=ਕਲਜੁਗ ਦੇ ਸਮੇ' ਦੇ। ਕਲਮਲ=ਪਾਪ। 
ਅਖਿਲ=ਸਾਰੇ। 

ਅਰਥ: ਫਿਰ ਸਰਗੁਣ ਦੇ ਨਾਂਵਾਂ ਤੋਂ ਬੀ (ਇਸ ਨਾਮ ਨੂੰ) ਮਨ ਵਿੱਚ ਵਧੀਕ (ਚੰਗਾ) ਜਾਣੋਂ 

ਜਿਸਦੇ ਸਿਮਰਿਆਂ ਕਲਜੁਗ ਦੇ ਸਮੇ' ਦੇ ਸਾਰੇ ਪਾਪ ਨੌਸ ਜਾਂਦੇ ਹਨ। 





ਦੇਖੋ ਸ਼ੂੀ ਗੁਰ ਨਾਨਕ ਪ੍ਰਕਾਸ਼ ਉਤ੍ਰਾਰਧਅਧਯਾਯ ੫੭ ਅੰਕ ੩੬ ਤੋ ੪੪ ਤਕ ਵਾਹਿਗੁਰੂ ਅਸ਼ੂਕ। 
“ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥ ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ” ॥।ਸੂਹੀ ਮ: ੩ 
""ਪੂਨਾ:-ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥।ਸਿਰੀਰਾਗ ਮ: ੫ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 103 





ਭਾਵ: ਸਾਰੇ ਸਰਗੁਣ ਨਾਵਾਂ ਤੋ ਬੀ ਵਾਹਿਗੁਰੂ ਨਾਮ ਸ੍ਰੇਸ਼ਟ ਹੈ। ਨਿਰਗੁਣ ਨਾਮ ਤਾਂ ਓਹ ਹਨ 
ਜੋ ਕੇਵਲ ਨਿਰਗੁਣ ਪਰਮਾਤਮਾ ਦੇ ਸਰੂਪ ਨੂੰ ਵਰਣਨ ਕਰਨ, ਸਰਗੁਣ ਨਾਮ ਓਹ 
ਹਨ ਜੋ ਉਸਦੀਆਂ ਕਰਨੀਆਂ, ਸਿਫਤਾਂ, ਬਿਰਦ ਆਦਿ ਗੁਣਾਂ ਤੋਂ ਉਸਨੂੰ ਵਰਣਨ 
ਕਰਨ। ਵਿਸ਼ੇਸ਼ ਵਿਚਾਰ ਅਗਲੇ ਛੰਦ ਦੇ ਭਾਵ ਵਿਚ ਆਵੇਗੀ। 
ਚੌਪਈ: ਵੱਵਾ ਵਾਸੁਦੇਵ ਤੇ ਲੀਨੋ। 
ਹਰੀ ਬਿਸਨੁ ਤੇ ਹਾਹਾ ਚੀਨੋ। 
ਗੱਗਾ ਗੋਬਿੰਦ ਤੇ ਲਿਯ ਜਾਨੋ। 
ਰਾਰਾ ਰਾਮਚੰਦ ਮਨ ਮਾਨੋ` ॥੬੫॥ 
ਵਾਸੁਦੇਵ'=ਸਾਰੇ ਜਗਤ ਦਾ ਆਤਮਾ, ਪੂਰਨ ਬੂਹਮ।ਸ਼੍ਹੀ ਗੁਰੂ ਗੁੰਥ ਜੀ ਦੱਸਦੇ ਹਨ- 
ਵਾਸਦੇਵ ਸਰਬਤ੍ਰ ਮੈ ਉਨ ਨ ਕਤਹੂ ਠਾਇ=ਵਸੁਦੇਵ ਉਹ ਹੈ ਜੋ ਸਭ ਵਿਚ ਪਰੀ ਪੂਰਨ ਹੈ 
ਤੇ ਕਿਤੇ ਊਣਾ ਨਹੀਂ]। (ਅ) ਵਿਸ਼ਨੂ ਦਾ ਬੀ ਨਾਮ ਹੈ। 
(ਏ) ਵਸੁਦੇਵ ਦਾ ਪੁੱਤ: ਵਾਸਦੇਵ=ਕ੍ਰਿਸ਼ਨ। 
ਹਰੀ ਬਿਸ਼ਨੁ=ਹਰਿ ਵਿਖ਼ਣੂ-ਹਰਿ=ਮਨਾਂ ਨੂੰ ਯਾ ਪਾਪਾਂ ਨੂੰ ਹਰਿ ਲੈਣ ਵਾਲਾ। “ਹਰੀਰ 
ਹਰਤਿ ਪਾਪਾਨਿ।ਸਿਮੁਤੀ ਵਿਖ਼ਣ=ਜੋ ਸਾਰੇ ਵਜਾਪਕ ਹੋਵੇ। (ਅ) ਤ੍ਰੈ ਮੁੱਖ ਦੇਵਤਿਆਂ ਵਿਚੋ 
ਇਕ ਜੋ ਪਾਲਣਾ ਕਰਦਾ ਹੈ। ਪਾਪਾਂ ਨੂੰ ਹਰਿ ਲੈਣ ਵਾਲਾ ਵਸਾਪਕ-ਪਰਮਾਤਮਾ 
ਗੋਬਿੰਦ=ਜਿਸਦੀ ਅਰਾਧਨਾ ਤੋ ਵੈਕੁੰਠ ਪ੍ਰਾਪਤ ਹੋਵੇ, ਪਰਮੇਸ਼ਰ। [ਸੰ. ਗੋ=ਵੈਕੁੰਠ, 
ਵਿੰਦ=ਪ੍ਰਾਪਤ] 
(ਅ) ਗੋਵਿੰਦ ਨਾਮ ਵਿਸ਼ਨੂ ਦੇਵਤਾ ਤੇ ਕ੍ਰਿਸ਼ਨ ਅਵਤਾਰ ਦਾ ਬੀ ਹੈ। 
ਰਾਮ ਚੰਦੁ=ਰਾਮ ਚੰਦੂ-ਰਾਮ=ਕ੍ਰੀੜਾ ਕਰਨ ਵਾਲਾ, ਜੋ ਘਟ ਘਟ ਵਿਚ ਕ੍ਰੀੜਾ ਕਰ ਰਿਹਾ 
ਹੈ। (ਅ) ਉਹ ਸਤਿ ਚਿਤ ਆਨੰਦ ਜਿਸ ਵਿਚ ਯੋਗੀ ਕ੍ਰੀੜਾ ਕਰਦੇ ਹਨ। 
ਚੰਦੂ=ਚਮਕਦਾਰ, ਸੁੰਦਰ।ਧਾਤੂ, ਚਦਿ=ਚਮਕਣਾ] 
ਘਟ ਘਟ ਵਿਚ ਕ੍ਰੀੜਾ ਕਰਨ ਵਾਲਾ ਪ੍ਰਕਾਸ਼ ਸਰੂਪ-ਪ੍ਰਮਾਤਮਾ। 
(ਅ) ਵਿਸ਼ਨੂ ਦਾ ਤ੍ਰੇਤੇ ਜੁਗ ਦਾ ਅਵਤਾਰ ਦਸ਼ਰਥ ਦਾ ਪੁੱਤ “ਸੂਰੀ ਰਾਮ ਚੰਦੂ '। 
ਅਰਥ: ਵਾਸਦੇਉ ਤੋ” ਵੱਵਾ ਲੀਤਾ, ਹਰੀ ਵਿਸ਼ਨੁ ਤੋਂ ਹਾਹਾ ਪਛਾਣਿਆ, ਗੋਵਿੰਦ ਤੋ` ਗੱਗਾ 
ਲੀਤਾ ਜਾਣੋ, ਰਾਮਚੰਦ (ਤੋ) ਰਾਰਾ ਮਨ (ਵਿਚ) ਮੰਨੋ (ਕਿ ਲੀਤਾ)। 





'਼ਹੀ ਗੁ: ਨਾ: ਪੁਕਾਸ਼ ਉਤ੍ਰਾਰਧ, ਅਧਯਾਯ ੪੩ ਅੰਕ ੫੯ ਵਿਚ ਫਿਰ ਇਹੋ ਖਯਾਲ ਐਉ' ਦੁਹਰਾਇਆ ਹੈ:- 
ਦੋਹਰਾ-ਵਾਸਦੇਵ ਵਾਵਾ ਵਰਨ ਹਾਹਾ ਹਰਿ ਤੇ ਲੀਨ। 

ਗਗਾ ਗੋਬਿੰਦ ਤੇ ਲਿਯੋ ਰਾਰਾ ਰਾਮ ਪੁਬੀਨ। ੫੯। 

ਇਸਦੇ ਨਾਲ ਪੜ ਵਾਹਿਗੁਰੂ ਸਤੋਤ੍ਰ। ਗੁਛ ਪੁਛ ਸੁਛ ਰਾਸ੭, ਅੰਸੂ ੩. ਦਾ ਅੰਤ। 

"ਵਾਸੁ:-ਆਤਮਾ ਪੂਰਨ ਬ੍ਰਹਮ ਜੋ ਸਾਰੇ ਜਗਤ ਦਾ ਮਾਨੋ” ਰੂਹ ਸਮਾਨ ਹੈ (ਵਸ=ਨਿਵਾਸੇ) ਧਾਤੂ ਹੈ। 

ਗੀਤਾ ਵਿਚ ਬੀ ਲਿਖਿਆ ਹੈ:- 'ਵਾਸਦੇਵ ਸਰਵਮਿਤੀ ਸ ਮਹਾਤਮਾ ਸਹ ਦੁਰਲਭ: '। ਅਰਥਾਤ ਸਾਰੇ ਹੀ ਜੋ 
ਦੇਵ ਵਸ ਰਿਹਾ ਹੈ ਉਸਦੇ ਜਾਣਨ ਵਾਲਾ ਮਹਾਤਮਾ ਹੈ, ਪਰ ਹੈ ਉਹ ਦੁਰਲੱਭ। ਇੱਥੇ ਬੀ ਵਾਸਦੇਵ ਦਾ ਅਰਥ 
ਵਯਾਪਕ ਵਾਹਿਗੁਰੂ ਆਇਆ। 

`ਚੀਣਿਆ ਚੁਣ ਲਿਆ, ਬੀ ਅਰਥ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 104 





ਭਾਵ: ਨਿਰਗੁਣ ਦੀ ਵਿਚਾਰ ਅੰਕ ੬੨, ੬੩ ਦੇ ਭਾਵ ਤੇ ਸੂਚਨਾਂ ਵਿਚ ਦੱਸ ਆਏ ਹਾਂ, 
ਉਹ ਜਨਮ ਜੋਨਿ ਵਿਚ ਨਹੀਂ। 

ਇਹ “ਵਾਹ” ਪਦ ਦਸਦਾ ਹੈ ਕਿ ਇਹ ਉਸ “ਮੂਲ” ਦਾ ਨਾਮ ਹੈ ਜਿਸਤੋ' ਸਭ ਕੁਛ ਪੁਗਟਦਾ 
ਹੈ, ਜੋ ਸਾਰੇ ਜਗਤ ਨੂੰ ਦਿਖਾਲਦਾ ਹੈ ਪਰ ਆਪ ਦਿਖਾਈ ਨਹੀਂ ਦਿੰਦਾ, ਓਹ ਆਪ 
ਦੇਖਦਾ ਹੈ ਪਰ ਉਸਨੂੰ ਕੋਈ ਨਹੀਂ ਦੇਖਦਾ। ਭਾਵ ਜੋ ਇਕਰਸ ਅਸਲੀ ਅਸਲਾ ਹੈ, 
ਰਿ ਪਰਲ 
ਕਦੇ ਬੋਲਦਾ ਦੇਖੋ ਤਾਂ ਉਹ ਅਗੰਮ ਵਿਚ ਧਿਆਨ ਲਾਏ ਬੈਠਾ “ਵਾਹਿ ਵਾਹਿ” ਦੇ 
ਵਿਚ ਹੈ। ਇਹ “ਵਾਹਿ ਵਾਹਿ? ਵਰ ਆ 
ਕਿਸੇ ਅਕਹਿ ਆਨੰਦ ਨੂੰ ਲਖਾ ਰਿਹਾ ਹੈ, ਜਿਸ ਦਾ ਪੁਭਾਵ ਉਸਦੇ ਅੰਤਹਕਰਣ ਤੇ 
ਉਸਨੂੰ ਕਿਸੇ ਰੰਗ ਵਿਚ ਸੁਆਦ ਮਗਨ ਕਰ ਰਿਹਾ ਹੈ। ਹੋਰਨਾਂ ਨਿਰਗੁਣ ਨਾਵਾਂ ਵਿਚ 
(ਹੈ ਤੀ ਵਲਗੀਮ ਦੀਪ ਵਿਦ ਜਨ ਜੀ ਵਾਹਿਗੁਰੂ ਨਾਮ ਵਿਚ ਰਸਮਗਨਤਾ, ਸੁਆਦ 
ਸਿ ਸੋ ਇਸਦਾ ਸਿਮਰਨ 
ਕਰਨ ਵਾਲਾ ਜਗਜਯਾਸੂ ਬੀ ਕਿਸੇ ਸੁਆਦ, ਰਸ, ਉਮਾਹ, ਆਨੰਦ ਦੇ ਖਿਆਲ ਵਿਚ 
ਉਠੇਗਾ, ਉਸਦੇ ਸਾਧਨ ਵਿਚ ਹੀ ਰਸ ਦੀ ਚਾਹਨਾ, ਰਸ ਵਲ ਹੰਬਲਾ, ਰਸ ਦਾ 
ਆਦਰਸ਼ ਹੋਵੇਗਾ; ਐਉੱ ਬੀ ਇਹ ਨਾਮ ਹੋਰ ਨਿਰਗੁਣ ਨਾਮਾਂ ਤੋ` ਵੱਡਾ ਕਵਿ ਜੀ ਨੇ 
ਦੱਸਿਆ ਹੈ। 

ਹੁਣ ਸਰਗੁਣ ਨਾਮ ਤੋਂ ਉਨ੍ਹਾਂ ਦਾ ਭਾਵ ਉਨ੍ਹਾਂ ਨਾਵਾਂ ਤੋ ਹੈ ਜੋ ਉਸਦੇ ਗੁਣਾਂ ਯਾ ਖਾਸ ਕੰਮਾਂ ਯਾ 
ਬਿਰਦਾਂ ਤੋਂ ਬਣੇ ਹਨ। ਉਨ੍ਹਾਂ ਵਿਚੋਂ ਸ੍ਰੇਸ਼ਟ ਵਾਹਿਗੁਰੂ ਨਾਮ ਇਉਂ ਹੈ ਕਿ ਇਹ ਸਭ 
ਤੋਂ ਉੱਚੇ ਵਸਫਾਂ ਤੋ ਬਣਿਆਂ ਆਪ ਸੰਭਾਵਨਾ ਕਰਦੇ ਹਨ। ਜੈਸੇ, “ਵਾਸੁਦੇਵ। ` -ਜੇ 
ਇਸ ਸੰਸਾਰ ਨੂੰ ਇਕ ਸਰੀਰ ਸਮਝੀਏ ਤੇ ਪਰਮਾਤਮਾ ਦੀ ਇਸ ਵਿਚ ਥਾਂ ਲੋੜੀਏ 
ਤਦ ਤੀ ਜੀਕੂੰ ਸਾਡੇ ਸਰੀਰ ਵਿਚ ਆਤਮਾ ਹੈ; ਸਾਰੇ 
ਦ੍ਰਿਸ਼ਟਮਾਨ ਪਸਾਰੇ ਦੀ ਰੂਹ, ਅਰਥਾਤ ਜੀਵਨ, ਉਹ ਆਤਮਾ ਹੈ; ਇਹ ਹੈ ਭਾਵ- 
ਵਾਸੁਦੇਵ-ਪਦ ਦਾ। ਅਰਾਧਨਾ ਕਰਨ ਵਾਲੇ ਲਈ ਉਸਦਾ ਉਸਦੇ ਅੰਦਰ ਤੇ ਬਾਹਰ 
ਸਾਰੇ ਵਜਾਪਕ ਹੋਣਾ ਉਹ ਗੁਣ ਹੈ ਜੋ ਅਰਾਧਨਾ ਲਈ ਉੱਦਮ ਤੇ ਧੀਰਜ ਦੇਂਦਾ ਹੈ 
ਕਿ ਚਾਹੋ ਦਿੱਸਦਾ ਨਹੀਂ ਪਰ ਹੈ ਮੇਰੇ ਅੰਦਰ ਵੱਸਦਾ। ਇਸ “ਵਾਸੁਦੇਵ” ਪਦ ਤੋ 
ਆਪ ਦੱਸਦੇ ਹਨ “ਵਵਾ” ਲੀਤਾ। ਇਸੇ ਤਰ੍ਹਾਂ “ਹਰੀ” ਪਦ-ਹਰਿ ਲੈਣ ਵਾਲੇ-ਦਾ 
ਵਾਚਕ ਹੈ। ਜੀਵ ਦੇ ਪਾਪਾਂ ਨੂੰ ਪਰਮਾਤਮਾਂ ਦੂਰ ਕਰਦਾ ਹੈ, ਅਰ ਕ੍ਰਿਪਾਲੂ ਹੋਕੇ 
ਅਪਣੀ ਸੁੰਦਰਤਾ ਦਾ ਝਲਕਾ ਪਾ ਕੇ ਇਸਦੇ ਮਨ ਨੂੰ “ਹਰਿ” (ਮੋਹਿਤ ਕਰ) ਲੈਂਦਾ 
ਹੈ, ਇਹ ਉਸਦਾ ਕ੍ਰਿਪਾਲੂ ਬਿਰਦ ਹੈ, ਹਰੀ ਨਾਮ ਇਸ ਬਿਰਦ ਤੋ ਪਿਆ ਹੈ। ਜੈਸਾ 
ਕਿ ਸਹੀ ਗੁਰੂ ਰਾਮਦਾਸ ਜੀ ਨੇ ਫੁਰਮਾਇਆ ਹੈ: “ਹਰਿ ਹਰਿ ਕਰਤਾ ਦੂਖ ਬਿਨਾਸਨੁ। 
ਆਸਾ ਮ: ੩ ਹਰੀ ਦੇ ਨਾਲ ਕਵਿ ਜੀ ਨੇ ਵਿਸ਼ਣ ਪਦ ਬੀ ਦਿੱਤਾ ਹੈ, ਇਹ ਇਸ ਲਈ ਹੈ 
ਕਿ ਮਨ ਨੂੰ ਤਾਂ ਸੁੰਦਰਤਾ ਵਾਲਾ ਕੋਈ ਪਦਾਰਥ ਹਰਿ ਸਕਦਾ ਹੈ ਅਰ ਪਾਪਾਂ ਦੀ ਮੈਲ 
ਸਾਧੂ ਸੰਤਾਂ ਦਾ ਸਤਿਸੰਗ ਬੀ ਦੂਰ ਕਰ ਸਕਦਾ ਹੈ, ਪਰ ਵਯਾਪਕ ਹੋਣਾ ਸ਼ਰਤ ਇਸ 
ਵਾਸਤੇ ਲਾਈ ਕਿ ਓਹ ਪਰਮੇਸ਼ੁਰ ਦਾ ਲਖਾਯਕ ਰਹੇ, ਹੋਰ ਪਰ ਨਾ ਘਟ ਸਕੇ। ਇਸ 
ਤਰ੍ਹਾਂ “ਗੋਬਿੰਦ” ਪਦ ਲੀਤਾ ਹੈ। ਗੋਬਿੰਦ ਦੇ ਕਈ ਅਰਥ ਹਨ, ਜਿਸਦੀ ਮਿਹਰ ਨਾਲ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 105 





ਬੈਕੁੰਠ ਪ੍ਰਾਪਤ ਹੋਵੇ ਸੋ “ਗੋਬਿੰਦ। `।ਗੋ=ਵੈਕੁੰਠ“ਵਿਦ ਬਿੰਦ=ਪੁਾਾਪਤ] ਮੁਰਾਦ ਹੈ, 
ਮੁਕਤੀ ਦਾਤਾ। (ਅ)। ਗੋ ਪ੍ਰਿਥਵੀ, ਜਗਤ-ਵਿਦ ਜੋ ਜਾਣੇ, ਜਿਸਨੂੰ ਸਾਰੇ ਜਗਤ ਦਾ 
ਗਯਾਨ ਹੋਵੇ ] ਸੋ ਇਸ ਤੋ' ਗੱਗੇ ਅਖਰ ਦੇ ਲਏ ਜਾਣ ਦੀ ਸੰਭਾਵਨਾ ਦੱਸਦੇ ਹਨ। 
ਇਹ ਬਿਰਦ ਜਗਜਯਾਸੂਆਂ ਨੂੰ ਤਾਰਨੇ ਲਈ ਹੈ। ਇਸੇ ਤਰ੍ਹਾਂ ਰਾਰੇ ਅੱਖਰ ਦਾ ਲਿਆ 
ਜਾਣਾ ਰਾਮਚੰਦੂ ਤੋ ਦੱਸਦੇ ਹਨ। “ਰਾਮ” ਪਦ- “ਰਮ `=ਕ੍ਰੀੜਾਯਾਂ) ਧਾਤੂ ਤੋ ਬਣਦਾ 
ਹੈ। ਓਹ ਪਰਮਾਤਮਾ ਜੋ ਜਗਤ ਤੋ ਵੱਖਰਾ ਨਹੀਂ ਇਸ ਵਿਚ ਰੂਹ ਵਾਂਡੂ ਹੈ; ਸਮਸ਼ਟੀ 
ਦੀ ਰੂਹ (ਆਤਮਾ) ਮਾਤ੍ਹ ਹੀ ਨਹੀਂ, ਸਗੋਂ ਇਹ ਘਟ ਘਟ ਵਿਚ ਕ੍ਰੀੜਾ ਕਰ ਰਿਹਾ 
ਹੈ। ਅਥਵਾ ਉਹ ਸੱਚਿਦਾ ਨੰਦ ਸਰੂਪ ਕਿ ਜਿਸ ਵਿਚ ਯੋਗੀ ਜਨ ਕੀੜਾ ਕਰਦੇ ਹਨ। 
ਫਿਰ ਉਹ ਸੁੰਦਰਤਾ ਦਾ ਘਰ ਹੈ, _ਭਾਵ-ਸਾਡੇ ਮਨਾਂ ਵਿਚ ਸਾਡੇ ਅੰਦਰ ਵਯਾਪਕ ਹੈ, 
ਕਿਸੇ ਨਿਰਜਿੰਦ ਯਾ ਸਮਾਧੀ ਦਸ਼ਾ ਵਿਚ ਨਹੀਂ ਪਰ ਕ੍ਰੀੜਾ ਕਰ ਰਿਹਾ ਹੈ, ਅਰ 
ਅਪਣੀ ਸੁੰਦਰਤਾ ਨਾਲ ਸਾਡੇ ਵਿਚ ਵਿਸਮਾਦ ਉਤਪਤ ਕਰਦਾ ਹੈ। ਇਹ ਉਸਦਾ ਹੋਰ 
ਉਪਕਾਰੀ ਗੁਣ ਦੱਸਿਆ। ਗੋਯਾ ਇਨ੍ਹਾਂ ਸਾਰਿਆਂ ਗੁਣਾਂ ਯਾ ਵਸਫਾਂ, ਬਿਰਦਾਂ ਤੇ 
ਸ਼ਕਤੀਆਂ ਦੇ ਭਾਵ ਵਾਲਾ ਇਹ ਨਾਮ ਹੈ, ਸੋ ਇਹ ਉਸਦੇ ਸਰਗੁਣ ਨਾਂਵਾਂ ਤੋਂ ਸੇਸ਼ਟ 
ਹੈ, ਕਿਉਂਕਿ ਇਸ ਵਿਚ ਉਸਦੇ ਸ਼ੁਭ ਗੁਣਾਂ ਦੇ ਡਾਢੇ ਉੱਚੇ ਪਹਿਲੂ ਆਏ ਹਨ। 
ਸਾਰੇ ਗੁਣਾਂ ਵਾਲੇ ਯਾ ਸਿਫਾਤੀ ਨਾਵਾਂ ਤੋ ਉੱਚਾ ਨਾਮ ਇਹ ਹੈ। 
ਸਰਗੁਣ ਨਾਮ ਦਾ ਇਕ ਹੋਰ ਪਹਿਲੂ ਵੀ ਲਿਆ ਜਾ ਸਕਦਾ ਹੈ। ਉਹ ਹੈ ਪਰਮੇਸ਼ਰ ਦੇ 
ਅਵਤਾਰੀ ਹੋਏ ਅਵਤਾਰਾਂ ਦੇ ਨਾਮਾਂ ਤੋ ਪਹਿਲਾ ਪਹਿਲਾ ਅੱਖਰ ਲੈਣਾ। ਇਸ ਵਿਚ- 
ਵਾਸੁਦੇਵ-ਨਾਮ ਕ੍ਰਿਸ਼ਨ ਦਾ ਹੋ ਸਕਦਾ ਹੈ, ਹਰੀ ਵਿਸ਼ਨ ਤੋ ਮੁਰਾਦ ਹਰੇ ਕ੍ਰਿਸ਼ਨ ਦੀ 
ਲਈ ਜਾ ਸਕਦੀ ਹੈ, ਕਿਉਕਿ ਵਿਸ਼ਨੁ ਦਾ ਅਵਤਾਰ ਕ੍ਰਿਸ਼ਨ ਹੈ, ਅਤੇ ਜਾਪ ਹਰੀ 
ਵਿਸ਼ਨੁ ਨਹੀਂ, ਪਰ “ਹਰੇ ਕ੍ਰਿਸ਼ਨ” ਪਦ ਜਪਿਆ ਜਾਂਦਾ ਹੈ। ਗੋਵਿੰਦ ਨਾਮ ਬੀ ਵਿਸ਼ਨੂ 
ਯਾ ਕ੍ਰਿਸ਼ਨ ਦਾ ਹੈ ਅਤੇ ਰਾਮਚੰਦੂ ਨਾਮ ਤ੍ਰੇਤੇ ਜੁਗ ਦੇ ਅਵਤਾਰ ਦਸਰਥ ਦੇ ਬੇਟੇ ਦਾ 
ਹੈ। ਸੋ ਏਹ ਸਾਰੇ ਪਦ ਕ੍ਰਿਸ਼ਨ ਤੇ ਰਾਮ ਦੇ ਵਾਚਕ ਹੋਏ, ਜੋ ਹਿੰਦੂ ਮਤ ਵਿਚ 
ਪਰਮਾਤਮਾ ਦੇ ਸਰਗੁਣ ਰੂਪ ਮੰਨੇ ਜਾਂਦੇ ਹਨ, ਗਰ 
ਸਰਗੁਣਾਂ ਦੇ ਨਾਮਾਂ ਵਿਚੋ ਵਾਹਿਗੁਰੂ ਨਾਮ ਸ੍ਰੇਸ਼ਟ ਹੈ ਕਿ ਉਸ ਵਿਚ ਸਾਰੇ ਆ ਗਏ, 
ਠੀਕ ਨਹੀਂ। ਕਿਉਕਿ ਏਸ ਵਿਚ ਵਿਸ਼ੇਸ਼ਤਾ ਨਹੀਂ ਦੱਸੀ ਗਈ। ਇਸ ਤਰ੍ਹਾਂ ਤਾਂ ਪਦ 
ਵਾਹਿਗੁਰੂ ਲਖਾਯਕ ਰਿਹਾ ਉਨ੍ਹਾਂ ਅਵਤਾਰਾਂ ਦਾ ਜਿਨ੍ਹਾਂ ਦੇ ਸੂਚਕ ਵਾਸੁਦੇਵ, ਹਰੀ 
ਵਿਸ਼ਨ, `ਗੋਵਿੰਦ ਤੇ ਰਾਮਚੰਦੂ ਸਨ। ਸੋ ਵਿਸ਼ੇਸ਼ਤਾ ਕੀਹ ਹੋਈ? ਵਿਸ਼ੇਸ਼ਤਾ ਤਾਂ ਹੈ ਕਿ 
ਜੇ ਇਹ ਪਦ ਸਰਗੁਣ ਅਵਸਥਾ ਦੇ ਡਾਢੇ ਉਚੇ ਪਹਿਲੂ ਦਾ ਯਾ ਸਰਗੁਣਤਾ ਦੇ ਬੀ 
ਡਾਢੇ ਸੂਖਮ ਰੁਖ ਦਾ ਲਖਾਯਕ ਹੋਵੇ, ਸੋ ਅਸੀਂ ਉੱਤਰ ਦਰਸਾ ਆਏ ਹਾਂ। 
ਬਾਕੀ ਰਹੀ ਇਨ੍ਹਾਂ ਚਹੁੰ ਅਵਤਾਰਾਂ ਪਰ ਵਿਚਾਰ। ਵਾਸੁਦੇਵ, ਹਰੀ, ਗੋਬਿੰਦ ਤ੍ਰੈਏ ਕ੍ਰਿਸ਼ਨ ਦੇ 
ਵਾਚਕ ਹਨ, (ਜੋ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ ਹੈ); ਏਹ ਪਦ ਅਡ ਅਤ 
ਅਵਤਾਰਾਂ ਦੇ ਵਾਚਕ ਨਹੀਂ ਹਨ। ਜੇ ਚਹੁੰ ਜੁਗਾਂ ਦੇ ਚਾਰ ਅਵਤਾਰਾਂ ਦੇ ਨਾਮ ਹੁੰਦੇ ਤਾਂ 
ਵੀ ਕੁਛ ਅਰਥ ਬਣ ਜਾਂਦਾ, ਕੇਵਲ ਤ੍ਰੇਤੇ ਤੇ ਦੁਆਪਰ ਦੇ ਅਵਤਾਰਾਂ ਦਾ ਨਾਮ ਆਯਾ 
ਹੈ। ਕਲਿਯੁਗ ਦੇ ਅਵਤਾਰ ਗੁਰ “ਨਾਨਕ” ਦਾ ਨਨਾ ਨਹੀਂ ਆਯਾ ਤੇ ਸਤਿਯੂਗ ਦਾ 





ਹੋਰ ਬੀ ਕਈ ਅਰਥ ਹਨ-ਜੋ ਇੰਦਰੀਆਂ ਨੂੰ ਸੱਤਯਾ ਦੇਵੇ, ਜੋ ਸੱਤ ਵਿਦਯਾ ਕਰਕੇ ਪਾਇਆ ਜਾ ਸਕੇ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 106 





ਅਵਤਾਰ-ਵਾਸਦੇਵ-ਨਹੀਂ ਸੀ, ਵਾਸੁਦੇਵ ਨਾਮ ਕ੍ਰਿਸ਼ਨ ਦਾ ਹੈ ਜੋ ਦੁਆਪਰ ਦਾ 
ਅਵਤਾਰ ਹੈ। ਜੇ ਵਾਸੁਦੇਵ ਦਾ ਅਰਥ ਵਿਸ਼ਨੂ ਲਈਏ ਤਾਂ ਵਿਸ਼ਠੂ ਨਾਮ ਦੇਹ ਰਹਿਤ 
ਦਾ ਹੈ, ਉਹ ਕਿਸੇ ਜੁਗ ਦਾ ਆਪ ਅਵਤਾਰ ਨਹੀਂ, ਹਾਂ ਸਾਰੇ ਅਵਤਾਰ ਉਸਦੇ ਮੰਨੇ 
ਹਨ। ਜੇ ਵਾਸੁਦੇਵ ਤੋਂ ਮੁਰਾਦ “ਅਠ ਵਸੂ ` ਦੀ ਹੈ ਤਦ “ਅਠ ਵਸੂ ` ਦੇਵਤਾ ਹਨ, 
ਓਹ ਅਵਤਾਰ ਅਰ ਪਰਮਾਤਮਾ ਦਾ ਇਨਹਾਂ ਅਰਥਾਂ ਵਿਚ ਸਰਗੁਣ ਸਰੂਪ ਨਹੀਂ ਹਨ। 
ਸੋ ਇਸ ਕੂਮ ਨੂੰ ਜੋ ਕਈ ਲੋਕੀਂ ਸਮਝੀ ਬੈਠੇ ਹਨ, ਕਵਿ ਜੀ ਨੇ ਆਪ ਗੁਰ ਪੁਤਾਪ 
ਸੂਰਜ ਗੂੰਥ ਰਾਸ ੭ ਅੰਸੂ ੩ ਅੰਕ ੩੭ ਤੇ ੩੮ ਵਿਚ ਤੋੜਕੇ ਦੱਸਿਆ ਹੈ। ਯਥਾ:- 
ਵਾਸੁਦੇਵ ਸਤਿਜੁਗ ਮਣਿ ਨਾਮ। ਸਤਿਜੁਗ ਵਿਚ ਸ਼ਿਰੋਮਣੀ ਨਾਮ “ਵਾਸਦੇਵ” ਸੀ 
ਹਰਿ ਹਰਿ ਤ੍ਰੇਤਾ ਫਲਦ ਅਕਾਮ। ਤ੍ਰੇਤਾ ਵਿਚ “ਹਰਿ ਹਰਿ” ਨਾਮ ਨਿਸ਼ਕਾਮ ਫਲ 
ਦਾਤਾ ਸੀ। 
ਦ੍ਰਾਪੁਰ ਗੋਬਿੰਦ ਬਿਜਯ ਪ੍ਰਚੰਡ। ਦ੍ਰਾਪਰ ਵਿਚ “ਗੋਬਿੰਦ” (ਨਾਮ) ਤੇਜ ਤੇ ਫਤਹ 
(ਦੇਣ ਵਾਲਾ ਸੀ)। 
ਕਲਿ ਕੇਵਲ ਰਾਕਾਰ ਅਖੰਡ। ਕਲਿਜੁਗ ਵਿਚ ਕੇਵਲ ਰਾਕਾਰ (ਵਾਲਾ ਹੀ) 
ਅਵਛਿੰਨ (ਨਾਮ, ਭਾਵ ਰਾਮ) ਸੀ। 
ਵੇਦ ਚਤੁਰ ਜੁਗ ਜਿਹ ਨਿਸਤਾਰੇ। ਗਿਆਨ ਨੇ ਚਾਰ ਜੁਗ ਜਿਸ ਨਾਲ ਤਾਰੇ। 
ਵਾਹਿਗੁਰੂ ਅਵਿਲੈਬ ਹਮਾਰੇ। (ਚੋਹਾਂ ਦਾ ਸੰਪੁਟ) ਵਾਹਿਗੁਰੂ (ਹੁਣ) ਸਾਡਾ ਆਸ਼ਾ 
ਹੈ। 
ਕਵਿ ਜੀ ਇਸ ਵਿਚ ਦੱਸਦੇ ਹਨ ਕਿ ਸਤਿਜੁਗ ਵਿਚ ਨਾਮ “ਵਾਸੁਦੇਵ” ਸੀ, ਇਹ 
ਨਹੀਂ ਦੱਸਦੇ ਕਿ ਸਤਿਜੁਗ ਦੇ ਅਵਤਾਰ ਦਾ ਇਹ ਨਾਮ ਸੀ। ਤ੍ਰੇਤੇ ਦਾ ਆਪ ਹਰਿ ਹਰਿ 
ਦੱਸਦੇ ਹਨ, ਤ੍ਰੇਤੇ ਦਾ ਅਵਤਾਰ “ਰਾਮ” ਸੀ, ਪਰ ਜਾਪ ਆਪ “ਹਰਿ ਹਰਿ” ਦੱਸਦੇ ਹਨ, 
ਹਰਿ ਨਾਮ ਕ੍ਰਿਸ਼ਨ ਦਾ ਹੈ। ਦ੍ਰਾਪਰ ਦਾ ਜਾਪ ਗੋਬਿੰਦ ਦੱਸਦੇ ਹਨ, ਪਰ ਕ੍ਰਿਸ਼ਨ ਤੋਂ ਇਹ ਪਦ 
ਲੀਤਾ ਗਿਆ ਨਹੀਂ ਦੱਸਦੇ। ਕਲਿਜੁਗ ਵਿਚ “ਰਕਾਰ” ਦਸਦੇ ਹਨ, ਰਕਾਰ ਨਾਲ ਅਰੰਭ ਹੋਣ 
ਵਾਲੇ ਨਾਮ ਵਾਲਾ ਕੋਈ ਅਵਤਾਰ ਕਲਜੁਗ ਵਿਚ ਨਹੀਂ ਹੋਇਆ, ਜੇ ਰਕਾਰ ਤੋ ਮੁਰਾਦ ਰਾਮ 
ਜੀ ਤੋਂ ਹੈ, ਤਾਂ ਓਹ ਤ੍ਰੇਤੇ ਵਿਚ ਹੋਏ ਹਨ। ਰਾਮ ਤੋ ਭਾਵ ਸਭ ਵਿਚ ਕ੍ਰੀੜਾ ਕਰਨੇ ਵਾਲਾ 
ਪਰਮੇਸੁਰ ਹੈ। ਸੋ ਕਵਿ ਜੀ ਦਾ ਆਸ਼ਾ “ਚਹੁੰ ਜੁਗਾਂ ਦੇ ਚਹੁੰ ਅਵਤਾਰਾਂ ਦੇ ਨਾਮ ਤੋ' ਪਹਿਲੇ 
ਅੱਖਰ ਲੈਣ ਦਾ ਨਹੀਂ” ਸਾਫ ਹੋ ਗਿਆ। ਚਹੁੰ ਜੁਗਾਂ ਦੇ ਜਪੇ ਜਾਣ ਵਾਲੇ ਨਾਵਾਂ ਦੇ ਪਹਿਲੇ 
ਅੱਖਰ ਤੋ ਭਾਵ ਰਹਿ ਗਿਆ ਤੇ ਇਨ੍ਹਾਂ ਨਾਵਾਂ ਦੀ ਅਰਥ ਵਿਚਾਰ ਸਾਨੂੰ ਏਥੇ ਹੀ ਲੈ ਗਈ ਕਿ 
ਵਾਸਦੇਵ, ਹਰਿ ਹਰਿ, ਗੋਬਿੰਦ, ਰਾਮ ਪਰਮੇਸ਼ਰ ਦੇ ਸਿਫਾਤੀ ਨਾਮ ਹਨ। 
ਅੱਗੇ ਚੱਲਕੇ (ਅੰਕ ੬੬ ਵਿਚ) ਕਵਿ ਜੀ ਕਹਿੰਦੇ ਹਨ ਕਿ “ਉਰਧਾਰੇ ਜਿਸ ਹੋਤਿ 
ਬਿਬੇਕੂ ` ਜਿਸ ਵਾਹਿਗੁਰੂ ਨਾਮ ਦੇ ਹਿਰਦੇ ਵਿਚ ਧਾਰਨ ਕਰਨੇ ਨਾਲ ਵਿਵੇਕ (ਗਯਾਨ) ਹੋ 
ਜਾਂਦਾ ਹੈ। ਜੇ ਕਦੇ “ਵਾਹਿਗੁਰੂ ` ਨਾਮ ਰਾਮ ਕ੍ਰਿਸ਼ਨ ਆਦਿ ਅਵਤਾਰਾਂ ਦਾ ਹੈ ਤਾਂ ਇਸ ਦੇ ਉਰ 
ਧਾਰਣੇ ਨਾਲ ਉਨ੍ਹਾਂ ਅਵਤਾਰਾਂ ਦੇ ਸਰੂਪ ਦਾ ਸਾਖਯਾਤਕਾਰ ਇਸ ਦਾ ਫਲ ਹੋਣਾ ਚਾਹੀਦਾ ਹੈ; 
ਪਰ ਕਵਿ ਜੀ ਫਲ “ਵਿਵੇਕ” ਦੱਸਦੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਵਾਹਿਗੁਰੂ ਪਦ 
ਅਕਾਲ ਪੁਰਖ ਦੇ ਸਰੂਪ ਦਾ ਲਖਾਯਕ ਹੈ-ਉਸ ਸਰੂਪ ਦਾ ਲਖਾਯਕ ਕਿ ਜੋ ਉਸਦੇ ਗੁਣਾਂ, 
ਵਸਫਾਂ, ਬਿਰਦ ਯਾ ਕਰਮਾਂ ਵਾਲਾ ਸਮਝਿਆ ਗਿਆ ਹੋਵੇ, ਜਿਸ ਦੇ ਨਾਮਾਂ ਨੂੰ ਦਸਮ ਗੁਰੂ ਜੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 107 





ਨੇ ਕਰਮ ਨਾਮ” ਕਰਕੇ ਕਿਹਾ ਹੈ, ਉਸ ਨਾਮ ਦਾ ਆਰਾਧਨ, ਵਿਵੇਚਨ ਤੇ ਹਿਰਦੇ ਵਿਚ 
ਧਾਰਨ, ਅਪਣੇ ਫਲ ਵਿਚ “ਵਿਵੇਕ” ਦੀ ਉਪਤੀ ਕਰੇਗਾ, ਜਿਸਦੇ ਅਰਥਾਂ ਵਿਚ ਵਾਹਿਗੁਰੂ ਦੇ 
ਗੁਣਾਂ, ਵਸਫਾਂ, ਤਾਕਤਾਂ, ਕਰਨੀਆਂ, ਬਿਰਦਾਂ ਵਿਚੋ ਸਾਰੇ ਯਾ ਕੁਛ ਦਾ ਅਰਥ ਰਖਿਆ ਗਿਆ 
ਹੋਵੇ। ਤਾਂ ਤੇ ਨਿਰਗੁਣ ਨਾਮ ਤੋ ਮੁਰਾਦ ਉਸ ਨਾਮ ਦੀ ਹੈ ਜੋ “ਸਰੂਪ ਦਾ ਲਖਾਯਕ” ਕਿਸੇ 
ਨਾਂ ਕਿਸੇ ਸ਼ਕਲ ਵਿਚ ਹੋਵੇ ਤੇ ਸਰਗੁਣ ਨਾਮ ਤੋਂ' ਉਨ੍ਹਾਂ ਦੀ ਏਥੇ ਮੁਰਾਦ ਉਸ ਨਾਮ ਦੀ ਹੈ ਜੋ 
“ਬਿਰਦ, ਗੁਣ, ਕਰਮ, ਆਦਿ ਵਸਫਾਂ (ਸਿਫਤਾਂ)” ਦੁਆਰਾ ਉਸ ਦਾ ਲਖਾਯਕ ਹੋਵੇ, ਜਿਸਦੇ 
ਵਿਚਾਰ ਕਰਨੇ ਤੇ ਉਸਦਾ ਗਯਾਨ ਪ੍ਰਾਪਤ ਹੋਵੇ। 

ਵੇਦਾਂ ਸ਼ਾਸਤ੍ਰਾਂ ਵਿਚ ਕਥੇ ਅਵਤਾਰਾਂ ਦਾ ਲਖਾਯਕ ਵਾਹਿਗੁਰੂ ਪਦ ਨਹੀਂ ਹੈ, ਇਸ ਪਰ 
ਭਾਈ ਗੁਰਦਾਸ ਜੀ ਦਾ ਵਾਕ ਹੈ:- 

ਵੇਦ ਕਤੇਬ ਅਗੋਚਰਾ ਵਾਹਿਗੁਰੂ" ਗੁਰ ਸਬਦ ਸੁਣਾਇਆ। ਭਾ: ਗੁ: ਵਾ: ੧੨-੧੨ 

ਚਹੁੰ ਅਵਤਾਰਾਂ ਦੇ ਨਾਵਾਂ ਤੋ ਚਾਰ ਅੱਖਰ ਲੈ ਕੇ-ਵਾਹਿਗੁਰੂ ਪਦ ਦੀ ਰਚਨਾ ਲਈ 
ਮੁਕਾਬਲਾ ਕਰੋ, ਵਾਰਾਂ ਭਾਈ ਗੁਰਦਾਸ, ਵਾਰ ੧ ਪੌੜੀ ੪੯। ਇਸ ਵਿਸ਼ੇ ਤੇ ਵਧੇਰੇ ਵੀਚਾਰ 
ਪੜ੍ਹਨੀ ਹੋਵੇ ਤਾਂ ਟੀਕਾ ਵਾਰਾਂ ਭਾਈ ਗੁਰਦਾਸ ਕ੍ਰਿਤ ਸਚਖੰਡਵਾਸੀ ਗਯਾਨੀ ਹਜ਼ਾਰਾ ਸਿੰਘ ਜੀ 
ਦੇਖੋ। 


ਚਤੁਰ ਬਰਨ ਕੋ ਏਕ ਬਨਾਯਾ। 

ਫਲ ਦਾਇਕ ਇਹ ਅਧਿਕ ਸੁਹਾਯਾ। 
ਚਤੁਰ ਨਾਮ ਸਿਮਰਨ ਕਿਯ ਏਕੂ। 
ਉਰਧਾਰੇ ਜਿਸ ਹੋਤਿ ਬਿਬੇਕੂ ॥੬੬॥ 


ਚਤੁਰ=ਚਾਰ। ਚਤੁਰ ਪਦ ਦਾ ਅਰਥ ਪੁਬੀਨ ਸਿਆਣਾ ਬੀ ਹੈ, ਇਸਦਾ ਅਰਥ ਦ੍ਰਿਸ਼ਟੀ 
ਗੋਚਰ ਬੀ ਹੈ। 
ਅਰਥ: ਚਹੁੰ ਅੱਖਰਾਂ ਨੂੰ ਇਕ (ਕਰਕੇ ਜੋ ਵਾਹਿਗੁਰੂ ਨਾਮ) ਬਨਾਯਾ ਹੈ, ਇਹ ਵਧੇਰੇ 
ਫਲਦਾਇਕ (ਹੋ ਕੇ) ਫੜਿਆ ਹੈ, (ਇਸ) ਇੱਕ ਨਾਮ ਦੇ ਸਿਮਰਣ ਕਰਨ (ਨਾਲ) 
ਚੌਹਾਂ (ਨਾਮਾਂ ਦਾ ਮਾਨੋ ਸਿਮਰਣ ਹੁੰਦਾ ਹੈ ਅਤੇ) ਜਿਸ ਨੂੰ ਮਨ ਵਿਚ ਧਾਰਣ (ਨਾਲ) 
ਵਿਵੇਕ (ਯਾ ਗਯਾਨ) ਹੁੰਦਾ ਹੈ। 





ਤਰ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥।ਜਾਪਜੀ ਪਾ: ੧੦ 

ਕਵਿ ਜੀ ਦਾ ਜੋ ਮਨੋਰਥ “ਵਾਹਿਗੁਰੂ ` ਪਦ ਤੋ ਹੈ, ਉਹ ਆਪ ਨੇ ਸਤਵੀਂ ਰਾਸ ਗੁਰ ਪ੍ਰਤਾਪ ਸੂਰਜ ਗੂੰਥ 
ਦੇ ਤੀਸਰੇ ਅੰਸੂ ਵਿੱਚ ਐਉੱ” ਦਸਿਆ ਹੈ:- 

ਵਿੱਦਯਾ ਮੂਲ ਜੋਗ ਅਵਸਾਨੀ। ਜਾਹਿ ਸਮਾਵਤਿ ਮੁਨਿਵਰ ਗਯਾਨੀ। 

ਸੂੰਨਵਾਦ ਸ਼ੂੰਨਹਿ ਜਿਹ ਗਾਵਹਿ। ਬੁਹਮਵਾਦ ਜਿਹ ਬ੍ਰਹਮ ਬਤਾਵਹਿ। ੩੪। 

ਕਾਲ ਮਤੀ ਜਿਹ ਕਾਲ ਪੁਮਾਨਾ। ਨਾਨਾ ਮਤਿ ਠਾਨਯੋ ਮਤਿ ਨਾਨਾ। 

ਸਗੁਣ ਜਾਂਹਿ ਨਾਰਾਯਣ ਕਹਿ ਹੀਂ। ਕਰਮ ਬ੍ਰਿੰਦ ਕਰਿ ਜਾਂ ਪਦ ਲਹਿ ਹੀਂ। ੩੫। 

ਲੌਖ ਰੂਪ ਵਾਚਾਰਥ ਜਾਸ ਕਹਿਂ। ਅਵਰ ਨ ਪਾਵਨ ਰਹਤਿ ਜਾਸ ਲਹਿ। 
ਤੱਤ੍ਰਮਸੀ ਵੇਦਾਰਥ ਪ੍ਰਮਾਨਤਿ। ਵਾਹਿਗੁਰੂ ਸੋ ਸ਼੍ਰੀ ਗੁਰੁ ਠਾਨਤਿ। ੩੬। 
“ਗੁਰੂ ਗੁੰਥ ਸਾਹਿਬ ਜੀ ਦਾ ਪ੍ਰਮਾਣ ਦੱਸਦਾ ਹੈ- 'ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ 
ਕੋਇ। 

ਗੁ: ਵਾ: ਸਲੋਕ ਅ: ੩] 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 108 





ਭਾਵ: ਚਹੁੰ ਅਖਰਾਂ “ਵ” “ਹ” “ਗ” “ਰ” ਤੋਂ ਵਾਹਿਗੁਰੂ ਨਾਮ ਬਨਾਯਾ ਹੈ, ਇਹ ਵਧੇਰੇ 
ਫਲਦਾਇਕ ਹੋ_ਢੁਕਿਆ ਹੈ, ਐਉ ਕਿ ਚਾਰ ਨਾਮ, ਜਿਨ੍ਹਾਂ ਦਾ ਪਹਿਲਾ ਪਹਿਲਾ 
ਵਿੱਚ ਹੈ, ਤੇ ਜਦ ਇਸ ਦਾ ਸਿਮਰ੍ਣ ਕੀਤਾ ਜਾਏਗਾ, ਅਰ ਹਿਰਦੇ ਵਿਚ ਟਿਕੇਗਾ, 
ਤਦ ਬੁੱਧੀ ਪਰਮੇਸ਼ਰ ਦੇ ਉਨ੍ਹਾਂ ਗੁਣਾਂ ਦਾ ਚਿੰਤਨ ਕਰੇਗੀ ਜੋ ਪਿੱਛੇ ਅਸੀਂ 'ਵਾਸੁਦੇਵ” 
“ਹਰੀ ਵਿਸ਼ਨ” “ਗੋਬਿੰਦ” ਤੇ “ਰਾਮ” ਦੇ ਅਰਥਾਂ ਵਿਚ ਦੱਸ ਆਏ ਹਾਂ। ਇਸ ਗੁਣ 
ਚਿੰਤਨ ਦਾ ਫਲ ਚਿੱਤ ਦੀ ਏਕਾਗੂਤਾ ਤੇ ਗਯਾਨ ਹੋਵੇਗਾ, ਉਹ ਉੱਚ ਬੁੱਧੀ ਉਦਿਤ 
ਹੋਵੇਗੀ ਜੋ ਆਤਮ ਵਿਸ਼ੈਣੀ ਹੋ ਜਾਏਗੀ, ਜਦੋ ਸਰਬ ਅਨਾਤਮ ਤੋ' ਆਤਮਾ ਨੂੰ ਪਰਖ 
ਲਏਗੀ। 
ਸੋਰਠਾ: ਸ਼ੀ ਸਰਗੁਨ ਜੇ ਨਾਮ, ਤਿਨ ਤੇ ਇਉ ਜਾਨਯੋ ਅਧਿਕ। 
ਔਰ ਅਰਥ ਮਤਿਧਾਮ, ਕਰਿਹੈ' ਸੁਖਦ' ਅਨੰਤ ਗਤਿ ॥੬੭॥ 
ਸਰਗੁਨ ਨਾਮ=ਓਹ ਨਾਮ ਜੋ ਪਰਮੇਸ਼ੁਰ ਦੇ ਗੁਣਾਂ ਯਾ ਬਿਰਦ ਯਾਂ ਕਰਨੀਆਂ ਕਰਕੇ ਬਣੇ 
ਹਨ। ਸਿਫਾਤੀ ਨਾਮ। ਦੇਖੋ ਪਿੱਛੇ ਆ ਚੁਕੇ ਛੰਦ ੫੫, ੫੭, ੬੨, ੬੩। ਅਧਿਕ=ਵੱਧ। ਮਤਿ 
ਧਾਮ=ਮਤਿ=ਬੁਧੀ। ਧਾਮ=ਘਰ) ਬੁੱਧੀ ਦਾ ਘਰ, ਬੁੱਧੀਵਾਨ। 
ਸੁਖਦ=ਸੁਖ ਦੇਣ ਵਾਲੇ, ਸੁਖਦਾਈ। ਅਨੌਤ=ਅਨੇਕ। ਗਤਿ=ਭਾਂਤ, ਤਰ੍ਹਾਂ। 
ਅਰਥ: ਐਸ ਤਰ੍ਹਾਂ (ਮੈਂ) ਜੋ ਸੀ (ਪਰਮੇਸ਼ੁਰ ਦੇ) ਸਰਗੁਨ ਨਾਮ (ਹਨ) ਉਨ੍ਹਾਂ ਤੋਂ (ਵਾਹਿਗੁਰੂ 
ਨਾਮ ਨੂੰ) ਵੱਧ ਜਾਣਿਆਂ ਹੈ, (ਪਰ) ਬੁੱਧੀਮਾਨ (ਲੋਕ ਇਸਦੇ) ਹੋਰ ਕਈ ਤਰ੍ਹਾਂ ਦੇ 
ਸੁਖਦਾਈ ਅਰਥ (ਥੀ) ਕਰਦੇ ਹਨ। 
ਕਵਿ ਜੀ ਨੇ ਆਪਣੀ ਵੱਲੋ ਸੰਖੇਪ ਅਰਥ ਦੇਕੇ ਦੱਸ ਦਿੱਤੇ ਹਨ, ਹੋਰ ਅਰਥ ਬਹੁਤ 
ਬੁੱਧੀਮਾਨ ਓਸ ਸਮੇਂ ਬੀ ਕਰਦੇ ਹੋਣਗੇ। ਮਗਰੋ, ਨਰੋਤਮ ਪੰਡਤ ਤਾਰਾ ਸਿੰਘ ਜੀ ਨੇ 
ਕਈ ਅਰਥ ਸਿੱਧ ਕੀਤੇ ਹਨ। ਪੰਡਤ ਈਸ਼ਵਰ ਸਿੰਘ ਜੀ ਨੇ ੫੦੦ ਅਰਥਾਂ ਦੀ ਇਕ 
ਪੋਥੀ ਲਿਖੀ ਸੁਣੀ ਸੀ। ਸ੍ਰੀ ਗੁਰੂ ਗੁੰਥ ਕੋਸ਼ ਵਿਚ ਬੀ ਕੁਛ ਅਰਥ ਨਿਰਣੇ ਕੀਤੇ ਹਨ। 
: ਬੀਜ ਮੰਤੁ ਬਰ ਨਾਮ ਹੈ, ਰਿੱਧਿਨਿ ਸਿੱਧਿਨਿ ਧਾਮ। 
ਮੋਖ ਧਰਮ ਸੁਖ ਦੇਤਿ ਹੈ, ਸਿਮਰਹੁ ਆਠਹੁ ਜਾਮ ॥੬੮॥ 
ਬੀਜਮੰਤੁ=ਕਿਸੇ ਮੰਤ੍ਰ ਦਾ ਮੂਲ ਅਥਵਾ ਜ਼ਰੂਰੀ ਹਿੱਸਾ, ਜੋ ਕਦੇ ਕੋਈ ਪਦ ਹੁੰਦਾ ਹੈ, ਕਦੇ 
ਅੱਖਰ ਮਾਤੁ, ਜੋ ਅਕਸਰ ਗੁਹਜ ਭਾਵੀ (ਗੁੱਝੇ ਭਾਵ ਵਾਲਾ) ਹੁੰਦਾ ਹੈ। ਐਸਾ ਮੰਤੁ “ਕਿਸੇ 
ਦੇਵਤਾ ਤੋ ਕਿਸੇ ਪੁਕਾਰ ਦੀ ਸਿੱਧੀ ਪਪਤੀ ਲਈ” ਜਪਿਆ ਜਾਂਦਾ ਹੈ। ਪਰਮੇਸ਼ੁਰ ਦੇ ਭਗਤ 
ਭਗਤੀ ਲਈ ਨਾਮ ਜਪਦੇ ਆਪਣੇ ਐਸੇ ਨਾਮ ਨੂੰ ਬੀਜਮੰਤੁ ਕਹਿੰਦੇ ਹਨ। 
(ਅੰ) ਕੋਈ ਸੰਕੇਤ ਕੀਤਾ ਅੱਖਰ, ਪਦ ਯਾ ਸ਼ਬਦ ਜਿਸ ਵਿਚ ਕਈ ਅਰਥ ਆਪੇ ਰੱਖੇ 
ਜਾਣ-ਜੋ ਅਰਥ ਕਿ ਦੱਸੇ ਬਿਨਾਂ ਦੂਸਰੇ ਨੂੰ ਨਾ ਆ ਸੱਕਣ-ਅਰ ਜੋ ਜਪਣੇ ਲਈ ਹੋਵੇ। 
(ਏ) ਕਿਸੇ ਮੰਤ ਯਾ ਜਪੇ ਜਾਣ ਵਾਲੇ ਵਾਕਯ ਦਾ ਆਦਿ ਤੇ ਮੂਲ ਅੱਖਰ ਯਾ ਪਦ ਜਿਸਤੋੱ 
ਕਿ ਮੰਤੁ ਆਰੰਭ ਹੋਵੇ। 
(ਸ) ਗੁਰਮਤ ਵਿਚ '੧੪ਂ`' ਨੂੰ ਬੀਜ ਮੰਤੁ ਆਖਦੇ ਹਨ, 





`ਪਾਠਾਂਤ੍ਹ-ਕਰਿ ਹੈਂ ਸੁਖਦ-ਦੀ ਥਾਂ-ਕਰਤਿ ਬਿਚਾਰ-ਬੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 109 





“ਵਾਹਿਗੁਰੂ ` ਸ਼ਬਦ ਗੁਰਮੰਤ੍ਰ ਕਹੀਦਾ ਹੈ । ਜਪੁਜੀ ਦਾ ਪਹਿਲਾ ਆਰੰਭਕ ਸਲੋਕ ਮੂਲਮੰਤਰ 
ਯਾ ਮਹਾਂਮੰਤ੍ਰ" ਹੈ। ਕਵਿ ਜੀ ਨੇ ਇਥੇ “ਵਾਹਿਗੁਰੂ ` ਮੰਤੁ ਵਿਚ ਬੀਜ ਮੰਤ੍ਰ ਰੂਪਤਾ ਦਿਖਾਈ 
ਹੈ, ਚਹੁਵਾਂ ਅੱਖਰਾਂ ਦੇ ਅਰਥ ਦਿਖਾਕੇ। 
ਅਰਥ: (ਇਹ) ਨਾਮ (ਵਾਹਿਗੁਰੂ, ਬੀਜਮੰਤ੍ਰਾਂ ਵਿਚੋ' ਬੀ) ਸ੍ਰੇਸ਼ਟ ਬੀਜਮੰਤ੍ਰ ਹੈ (ਕਿਉਂਕਿ ਇਹ 

ਨਾਲੇ ਤਾਂ) ਰਿੱਧੀਆਂ ਸਿੱਧੀਆਂ ਦਾ ਦਾਤਾ ਹੈ (ਨਾਲੇ) ਮੁਕਤੀ (ਰੂਪੀ) ਪਰਮ ਸੁਖ 
ਦੇਂਦਾ ਹੈ (ਤਾਂ ਤੇ ਇਸਨੂੰ) ਅੱਠੇ ਪਹਿਰ ਸਿਮਰੋ। 
ਕਵਿ ਜੀ ਏਥੇ ਵਾਹਿਗੁਰੂ ਨਾਮ ਨੂੰ ਬੀਜਮੰਤ੍ਹਾਂ ਤੋਂ ਸ੍ਰੇਸ਼ਟ ਬੀਜਮੰਤੂ ਦੱਸਦੇ ਹਨ। ਪਿਛੇ 
ਆਪ ਚਾਰ ਅੱਖਰਾਂ ਦਾ ਅੱਡ ਅੱਡ ਅਰਥ ਸੰਕੇਤ ਕਰ ਆਏ ਹਨ, ਏਸ ਕਰਕੇ 
ਇਸਨੂੰ ਬੀਜਮੰਤੂ ਬੀ ਆਖਦੇ ਹਨ, ਤੇ ਹੋਰ ਬੀਜਮੰਤ੍ਰਾਂ ਤੋਂ ਸ੍ਰੇਸ਼ਟ ਦੱਸਦੇ ਹਨ। ਹੋਰ 
ਬੀਜਮੰਤ੍ਰਾਂ ਤੋਂ ਮੁਰਾਦ ਦੂਸਰੇ ਮਤ ਮਤਾਂਤ੍ਰਾਂ, ਸਿੱਧੀਆਂ ਸ਼ਾਸਤ੍ਰਾਂ ਦੇ ਬੀਜਮੰਤ੍ਰਾਂ ਤੋ ਹੈ। 
ਸੇਸ਼ਟ਼ਤਾਈ ਇਸ ਗਲ ਵਿਚ ਹੈ ਕਿ ਹੋਰ ਬੀਜਮੰਤੂਰ ਨਿਰੇ ਸਿੱਧੀ ਦਾਤਾ ਮੰਨੇ ਜਾਂਦੇ 
ਹਨ, ਏਹ ਨਾਲੇ ਮੋਖ ਦਾਤਾ ਹੈ ਨਾਲੇ ਸਿੱਧੀ ਦਾਤਾ ਕਵਿ ਜੀ ਨੇ ਦੱਸਿਆ ਹੈ। ਓਹ 
ਬੀਜਮੰਤ੍ਰ ਦੇਵਤਿਆਂ ਨਮਿੱਤ ਹੁੰਦੇ ਹਨ ਤੇ ਦੇਵਤੇ ਵਰ ਸੁਾਪ ਦੇ ਸਕਦੇ ਹਨ, ਮੁਕਤੀ 
ਨਹੀਂ ਦੇ ਸਕਦੇ। ਤੇ ਇਹ ਵਾਹਿਗੁਰੂ ਪਦ ਦੇ ਸਾਰੇ ਅਰਥ ਅਕਾਲ ਪੁਰਖ ਦੇ ਸਰੂਪ 
ਦੇ ਗੁਣਾਂ ਦੇ ਅਰਥਾਂ ਨੂੰ ਲਈ ਬੈਠੇ ਹਨ, ਇਸਦੇ ਆਰਾਧਨ ਨਾਲ ਚਿੱਤ ਪਰਮੇਸ਼ੁਰ 
ਵਿਚ ਲੀਨ ਹੁੰਦਾ ਹੈ, ਇਸੇ ਦੇ ਸਿਰੇ ਚੜ੍ਹਨ ਨਾਲ ਅਕਾਲ ਪੁਰਖ ਜੀ ਪੁਸੰਨ ਹੁੰਦੇ 
ਹਨ। ਅਕਾਲ ਪੁਰਖ ਪਾਸ ਸਿੱਧੀ ਤੇ ਮੋਖ ਦੋਵੇ ਵਸਤਾਂ ਹਨ, ਓਹ ਧਰਮ, ਅਰਥ, 
ਸਾਰੇ ਸੁਖਾਂ ਦੀ ਤੇ ਨਾਲ ਹੀ ਮੁਕਤੀ ਦੀ ਪ੍ਰਾਪਤੀ ਲੈਣੀ ਹੈ। ਇਹ ਬੀਜਮੰਤ੍ਰ ਦੇਵਤਾ 
ਸਿੱਧੀ ਲਈ ਨਹੀਂ ਜੋ ਛੋਟੇ ਹਨ ਤੇ ਕੀਤੇ ਹੋਏ ਹਨ, ਪਰ ਇਹ ਬੀਜਮੰਤੁ ਕਰਤਾਰ ਦੀ 
ਪ੍ਰਾਪਤੀ ਕਰਾਉਂਦਾ ਹੈ, ਤੇ ਫੇਰ ਮੁਕਤੀ ਤੇ ਸਿੱਧੀ ਦਾ ਦਾਤਾ ਹੈ, ਇਸ ਲਈ ਸਭਨਾਂ 
ਤੋਂ ਸ੍ਰੇਸ਼ਟ ਹੈ। 
ਇਸ ਦੋਹੇ ਵਿਚ ਕਵਿ ਜੀ ਦਾ ਇਹ ਭਾਵ ਸਾਫ ਪ੍ਰਤੀਤ ਦੇਂਦਾ ਹੈ ਕਿ-ਵਾਹਿਗੁਰੂ ਪਦ ਐਸਾ 
ਮੰਤ੍ਰ ਯਾ ਨਾਮ ਹੈ ਜਿਸ ਨੂੰ “ਬੀਜ-ਮੰਤੁਾਤਮਿਕ` ਕਹਿਣਾ ਚਾਹੀਏ, ਕਿਉਕਿ ਕਵਿ ਜੀ ਅੰਕ 
੬੫ ਵਿਚ ਦੱਸ ਆਏ ਹਨ ਕਿ ਇਸ ਦੇ ਚਾਰੋ' ਅੱਖਰ ਚਾਰ ਸਿਫਾਤੀ ਨਾਮਾਂ-ਵਾਸਦੇਵ, ਹਰਿ 
ਵਿਖਣ, ਗੋਬਿੰਦ, ਰਾਮ, ਦੇ ਆਦਿ ਅੱਖਰਾਂ ਤੋ ਬਣੇ ਹਨ, ਤੇ ਅਰਥ ਸੰਕੇਤ ਹੋ` ਚੁੱਕੇ ਹਨ 
ਇਸ ਕਰਕੇ ਇਹ ਸਾਰਾ ਹੀ ਬੀਜਮੰਤ੍ਰ ਰੂਪ ਹੈ। ਇਹ ਹੋਰਨਾਂ ਨਾਮਾਂ ਯਾ ਮੰਤ੍ਰਾਂ ਵਾਂਡੂ ਨਹੀਂ ਕਿ 
ਜਿਸਦਾ ਪਹਿਲਾ ਅੱਖਰ ਤਾਂ ਬੀਜਮੰਤ੍ਰ ਹੋਵੇ ਤੇ ਬਾਕੀ ਦੇ ਅੱਖਰ ਬੀਜਮੰਤ੍ਰ ਨਾ ਹੋਣ। ਗੁਰ 
ਪ੍ਰਤਾਪ ਸੂਰਜ ਦੀ ਰਾਸ ਸੱਤਵੀਂ ਦੇ ਅੰਸੂ ਤਿੰਨ ਅੰਕ ੪੧ ਵਿਚ ਕਵਿ ਜੀ ਇਹੋ ਭਾਵ ਅਪਣਾ 
ਆਪ ਸਪਸ਼ਟ ਕਰਦੇ ਹਨ। ਯਥਾ:- 
ਚਤੁਰ ਵੀਜ ਚਹੁੰ ਜੁਗ ਕੇ ਕਾਢੇ। ਵੀਜ ਪੁਤਾਪ ਜੁਗਨ ਬਲ ਬਾਢੇ। 
ਚਾਰ ਪਦਾਰਥ ਵੀਜ ਮਹੀ ਪੁਨ। ਪੁਣਵ ਆਦਿ ਪੁਗਟੈ ਹੈਂ ਧਰ ਧਨ ॥੪੧॥ 





'ਵਾਹਿਗੁਰੂ ਗੁਰ ਮੰਤ੍ਰ ਹੈ ਜਪ ਹਉਮੈ' ਖੋਈ।₹' ਝ 3: ੧੩੨ 
"ਬਾਣੀ ਮੰਤੂ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਨ ਕਉ॥ ” “ 
ਪੁਨਾ:-ਸਤਿਨਾਮੁ ਕਰਤਾ ਪੁਰਖ ਮੂਲ ਮੰਤ੍ਰ ਸਿਮਰਣ ਪਰਵਾਣੇ।!5” ਗੁ: ਵਾਰ-੬-੧੯ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 110 





ਚਵ੍ਹਾਂ ਅੱਖਰਾਂ ਦੀ ਵਯਾਖਯਾ ਲਈ ਦੇਖੋ ਪਿੱਛੇ, ਅੰਕ ੬੫ ਸਾਰਾ। 
ਚੌਪਈ: ਅੱਖਰ ਮਧੁਰ ਮਨੋਹਰ ਚਾਰ। 

ਚਾਰ ਬੇਦ ਕੇ ਜਾਨਹੁ' ਸਾਰ। 

ਚਾਰ ਬਰਨ ਕੋ ਹਰਨ ਬਿਕਾਰ। 

ਚਾਰ ਜੁ ਆਸ਼ੂਮ ਸੁਖਦ ਅਚਾਰ ॥੬੯ ॥ 

ਮਧੁਰ=ਮਿੱਠੇ, ਕੋਮਲ। ਡ. ਢ. ਭ. ਆਦਿ ਅੱਖਰ ਉਚਾਰਣ ਵਿਚ ਕਰੜੇ ਹਨ, ਪਰ ਵ. 
ਹ. ਗ. ਰ. ਚਾਰੇ ਉਚਾਰਣ ਵਿਚ ਕੋਮਲ ਹਨ। (ਅ) ਸਿਮਰਣ ਕਰਦਿਆਂ ਜੋ ਰਸ ਅਵਸਥਾ 
ਹੁੰਦੀ ਹੈ ਉਸ ਵਲ ਬੀ ਇਸ਼ਾਰਾ ਹੈ। 

ਮਨੋਹਰ=ਮਨ ਨੂੰ ਹਰ ਲੈਣ ਵਾਲੇ। ਜਦੋਂ ਨਾਮ ਮਨ ਵਿਚ ਨਿਵਾਸ ਕਰਦਾ ਹੈ ਤਦ ਮਨ ਦਾ 
ਵਿਚ ਮਾਨੋ ਗੁੰਮ ਹੋ ਜਾਂਦਾ ਹੈ, ਉਸ ਵੱਲ ਇਸ਼ਾਰਾ ਹੈ “ਮਨੋਹਰ” ਪਦ ਤੋਂ। 

ਚਾਰ=ਚਾਰ। ਮੁਰਾਦ ਹੈ ਇਹ ਚਾਰ ਅੱਖਰ। 

(ਅ) ਅਥਵਾ ਚਾਰੁ=ਸੁੱਦਰ, ਮਨ ਨੂੰ ਭਾ ਜਾਣ ਵਾਲੇ। ਨਿਤ ਸਿਮਰ੍ਣ ਕਰਨ ਵਾਲੇ ਦੇ ਮਨ 
ਨੂੰ ਨਾਮ ਐਸਾ ਭਾ ਜਾਂਦਾ ਹੈ ਕਿ ਉਸ ਤੋ ਫਿਰ ਵਿਛੁੱੜ ਨਹੀਂ ਸਕਦੇ। 

ਚਾਰ ਬੇਦ=ਚਤੁਰ ਵੇਦ-ਪਰਮੇਸ਼ੁਰ, ਈਸ਼ਰ । 

(ਅ) ਚਾਰੋ' ਵਿਦਯਾ ੧. ਵੇਦ-ਅਰਥਾਤ ਤਿੰਨੇ (ਹੁਣ ਚਾਰੇ) ਵੇਦ। ੨. ਆਨ੍ਹੀਕਿਸ਼ਕੀ, 
ਨਯਾਯ ਤੇ ਫਿਲਸਫਾ ਆਦਿ। ੨. ਡੰਡ ਨੀਤੀ=ਰਾਜਨੀਤੀ ਆਦਿ। ੪. ਵਾਰਤਾ=ਵਰਤਾਰੇ 
ਦੀਆਂ ਵਿਦਯਾਂ ਜਿਹਾ ਕੁ ਚਕਿਤਸਾ, ਵਪਾਰ, ਖੇਤੀ, ਸ਼ਿਲਪ ਆਦਿ। 

(ਏ) ਚਾਰ ਬੇਦ-ਰਿਗ, ਯਜੁਰ, ਸ਼ਾਮ, ਅਥਰਬਣ। ਚੌਹਾਂ ਵਿਚ ਗੀਤ ਤੇ ਸਤਰਾਂ ਹਨ 
ਸਤੁਤੀ ਦੀਆਂ ਯਾ ਯੱਗ ਆਦਿ ਲਈ। ਮੁਰਾਦਾਂ ਅਕਸਰ ਦੋ ਹਨ, ੧. ਅਰਥ ਸਿੱਧੀ ਜੋ ਬਹੁਤੀ 
ਹੈ, ੨. ਕਿਤੇ ਕਿਤੇ ਮਹਿਮਾਂ ਤੇ ਪਾਪਾਂ ਤੋ ਛੁਟਕਾਰੇ ਦੀ ਮੰਗ, ਮੋਖ ਆਦਿ ਹਨ। ਪਰੰਤੂ ਉਸ 
ਸਮੇ ਦੇ ਵਿਦ੍ਹਰਾਨ “ਵੇਦ” ਪਦ ਅਕਸਰ ਉਪਨਿਖਧਾਂ ਲਈ ਤੇ ਕਈ ਵੇਰ ਸਾਰੇ ਹੀ ਸ਼ਾਸਤ੍ਰਾਂ 
ਲਈ ਸਮੁੱਚਾ ਵਰਤ ਲੈਂਦੇ ਸਨ। 

ਸਾਰ =ਸਿੱਧ ਯੁਕਤੀ, ਜਿਸ ਨੂੰ ਕੋਈ ਖੰਡਨ ਨਾ ਕਰ ਸਕੇ। 

(ਅ) ਸਭ ਤੋ ਉੱਤਮ ਤੇ ਚੋਣਵਾਂ ਹਿੱਸਾ, ਉੱਤਮ ਤੇ ਸੁਸ਼ਟ। 

(ਏ) ਅੰਮਿਤ। 

(ਸ) ਸਿੱਧਾਂਤ, ਸਿੱਟੇ ਦੀ ਗਲ। 

ਚਾਰ ਵਰਨ=ਚਾਰ ਰੰਗ, ਭਾਵ ਚਾਰ ਮੁੱਖ ਜਾਤੀਆਂ:- 

ਕਸ਼ਤ੍ਰੀ, ਬੁਹਮਣ, ਵੈਸ਼, ਸ਼ੂਦੂ। 





ਦੇਖੋ ਹਿੰਦੀ ਵ੍ਰਿਹਤ ਸ਼ਬਦ ਸਾਗਰ ਪੰਨਾ ੯੩੬ ਕਾਲਮ ੨, ਕਜ੍ਰਕੌਕ ਧਸੇਖ। 


`ਸਾਰ ਪਦ ਦੇ ਹੋਰ ਅਰਥ ਇਹ ਬੀ ਹਨ:-ਉੱਤਮ, ਵਧੀਆ, ਸਿੱਧ ਯੁਕਤੀ, ਰਸ, ਤਾਕਤ, ਸੱਤਯਾ, ਤੱਤ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 111 





ਹਰਨ=ਦੂਰ ਕਰਨ ਵਾਲੇ। ਬਿਕਾਰ=ਮਾੜੇ ਕੰਮ, ਪਾਪ, ਐਬ। 
ਚਾਰ ਆਸ਼ੁਮ=ਜ਼ਿੰਦਗੀ ਦੇ ਚਾਰ ਵਰਤਾਰੇ। ਬੁਹਮਚਰਯ, ਗ੍ਰਿਹਸਤ, ਬਾਣ ਪ੍ਰਸਤ, 
ਸੰਨਯਾਸ। ਸੁਖਦ=ਸੁਖਦਾਈ। 
ਅਚਾਰ=ਆਚਰਣ-ਵਰਤਾਉ, ਕਿਸੇ ਧਾਰਨਾਂ ਨੂੰ ਧਾਰਨ ਕਰਨਾ। ਭਾਵ ਸਿਮਰਣ ਤੋਂ” ਹੈ। 
(ਅ) ਆਚਾਰ:=ਕੰਮ, ਚਲਨ, ਤ੍ਰੀਕਾ, ਮਰਯਾਦਾ, ਕਿਸੇ ਆਸ਼ੂਮ ਯਾ ਧਰਮ ਦਾ ਸੰਕੇਤਕ 
ਤੁੀਕਾ। ਖਾਸ ਤਰ੍ਹਾਂ ਜ਼ਿੰਦਗੀ ਬਸਰ ਕਰਨ ਦਾ ਤ੍ਰੀਕਾ। ਫਰਜ਼। ਧਰਮ। 
ਅਰਥ: (ਏਹ) ਚਾਰੋ ਅੱਖਰ ਮਿੱਠੇ (ਤੇ) ਮਨੋਹਰ ਹਨ, ਪਰਮੇਸ਼ੁਰ ਦੇ (ਲਖਾਉਣ ਲਈ) 
ਸਿੱਧ ਯੁਕਤੀ ਜਾਣ ਲਓ। ਚਹੁੰ ਹੀ ਵਰਨਾਂ ਦੇ ਪਾਪ ਹਰਨ ਨੂੰ (ਸਮਰੱਥ ਹਨ), ਚੌਹਾਂ 
ਹੀ ਆਸ਼ੂਮਾਂ (ਲਈ ਇਸ ਦਾ) ਆਚਰਣ (ਧਾਰਨ ਕਰਨਾ) ਸੁਖ ਦੇਣ ਵਾਲਾ ਹੈ। 

: ਚਾਰ ਅਖਰ-ਵ. ਹ. ਗ. ਰ. ਦਾ ਉਚਾਰਣ ਕੋਮਲ ਹੈ, ਇਸ ਕਰਕੇ ਇਨ੍ਹਾਂ ਨੂੰ ਮਧੁਰ 
ਕਿਹਾ ਹੈ, ਮਿੱਠੀ ਸ਼ੈ ਮਨ ਨੂੰ ਸੁਤੇ ਪਿਆਰੀ ਲਗਦੀ ਹੈ ਇਸ ਕਰਕੇ ਮਨੋਹਰ ਕਿਹਾ 
ਹੈ। ਫਿਰ ਚਾਰ ਅੱਖਰਾਂ ਦੀ ਮਹਿਮਾ ਨਿਰੀ ਅੱਖਰਾਂ ਦੀ ਹੈਸੀਅਤ ਵਿਚ ਹੀ ਨਹੀਂ, 
ਸਗੋ ਉਨ੍ਹਾਂ ਤੋਂ ਬਣੇ ਨਾਮ-ਵਾਹਿਗੁਰੂ-ਦੇ ਸਿਮਰਣ ਦੀ ਤਾਸੀਰ ਨੂੰ ਬੀ ਕੀਰਤੀ ਦੇ 
ਰੂਪ ਵਿਚ ਵਰਣਨ ਕਰ ਰਹੇ ਹਨ। ਜੋ ਸਿਮਰ੍ਣ ਕਿ ਸ਼ੁਰੂ ਵਿਚ ਅਲੂਣੀ ਸਿਲ ਪਰ 
ਅੰਤ ਨੂੰ ਉਹ “ਅਮਿਓ ਰਸ ਇਖੀ” ਤੋ ਬੀ ਮਿੱਠਾ ਤੇ ਮਨ ਨੂੰ ਪਿਆਰ ਵਿਚ ਗੁੰਨ੍ਹ 
ਦੇਣ ਵਾਲਾ ਹੈ। ਤਾਸੀਰ ਵਾਹਿਗੁਰੂ ਸਿਮਰ੍ਣ ਦੀ ਮਨ ਨੂੰ ਇਕਾਗਰ ਲਿਵ ਵਾਲਾ ਤੇ 
ਰਸੀਆ ਬਣਾ ਦੇਣ ਵਾਲੀ ਵਰਣਨ ਕੀਤੀ ਹੈ। ਹੁਣ ਵਿਚਾਰ ਪਖ ਦੀ ਤਾਸੀਰ ਦੱਸਦੇ 
ਹਨ:- ਕਿ ਵਾਹਿਗੁਰੂ ਦੇ ਲਖਾਉਣ ਲਈ ਇਹ ਅਖੰਡਨ ਯੁਕਤੀਆਂ ਹਨ। ਯੁਕਤੀਆਂ 
ਖੰਡਨ ਮੰਡਨ ਹੁੰਦੀਆਂ ਹਨ ਪਰ ਜਿਸ ਦੇ ਹਿਰਦੇ ਵਿਚ ਰਸ ਲਿਵ, ਇਕਾਗੂਤਾ ਆਕੇ 
ਅਕਾਲ ਪੁਰਖ ਦੀ ਅਨੁਭਵਤਾ ਯਾ ਸਾਖਯਾਤਕਾਰ ਹੋ ਜਾਂਦਾ ਹੈ, ਫੇਰ ਕਿਸੇ ਯੂਕਤੀ ਦੀ 
ਲੋੜ ਬਾਕੀ ਨਹੀਂ ਰਹਿੰਦੀ; ਇਹ ਪੁਤੱਖ ਅਨੁਭਵ ਵਿਚ ਆ ਜਾਣਾ ਉਹ ਯੁਕਤੀ ਹੈ 
ਜਿਸ ਦਾ ਖੰਡਨ ਨਹੀਂ ਹੈ। 

ਇਸ ਤੁਕ ਦੇ ਹੋਰ ਅਰਥ ਬੀ ਹੋ ਸਕਦੇ ਹਨ। ਵੇਦ ਨਾਮ ਵਿਦਯਾ ਦਾ ਬੀ ਹੈ, ਵਿਦਯਾ ੪ ਹਨ, 
ਇਕ ਹੋਰ ਹਿਸਾਬ ਨਾਲ ਵਿਦਯਾ ੧੪ ਬੀ ਹਨ! ਚਾਰ` ਵਿਦਯਾ ਦਾ ਵੇਰਵਾ ਅਸੀਂ 
ਪਿੱਛੇ “ਚਾਰ ਬੇਦ” ਦੇ ਪਦਾਰਥਾਂ ਵਿਚ ਦੱਸ ਆਏ ਹਾਂ। ਇਨ੍ਹਾਂ ਚਹੁੰਆਂ ਵਿਦਯਾ ਵਿਚੋਂ 
“ਵਾਹਿਗੁਰੂ ` ਪਦ ਉਤਮ ਤੇ ਸ੍ਰੇਸ਼ਟ ਬੂੁਹਮ-ਵਿਦਯਾ ਦਾ ਹੈ; ਕਿਉਂਕਿ ਇਹ ਅੱਖਰ 
ਆਤਮ ਤੱਤ ਵਸਤੂ ਦੇ ਲਖਾਯਕ ਹਨ, ਇਹ ਆਤਮ ਵਿਦੱਜਾ ਦਾ ਸਰੂਪ ਹਨ। ਜੋ 
ਅਰਥ ਚਹੁੰਆਂ ਅੱਖਰਾਂ ਦੇ ਕਵਿ ਜੀ ਨੇ ਕੀਤੇ ਹਨ ਉਨ੍ਹਾਂ ਦੀ ਵਿਚਾਰ ਆਤਮ ਵਿੱਦ੍ਯਾ 
ਦੀ ਦਾਤੀ ਹੈ। ਇਥੇ ਕਵਿ ਜੀ ਦਾ ਸਿੱਧਾਂਤ ਵਾਹਿਗੁਰੂ ਨੂੰ ਚਹੁੰ ਵਿਦਯਾ ਤੋ ਸ੍ਰੇਸ਼ਟ 
ਪੰਜਵੀਂ ਵਿੱਦਯਾ-ਆਤਮਾ ਨੂੰ ਪ੍ਰਾਪਤ ਹੋ ਜਾਣ ਦੀ ਅਮਲੀ ਵਿੱਦਜਾ-ਆਖਣ ਤੋਂ' ਹੈ। 
ਜਿਸਦੇ ਅਭਯਾਸ ਨਾਲ ਆਤਮਾ ਨੂੰ ਜਾਣਨਾ ਮਾਤ ਨਹੀਂ ਪਰ ਪ੍ਰਾਪਤੀ ਹੱਥ ਆਉਂਦੀ 
ਹੈ। 

ਜੇ ਇਸ ਤੁਕ ਦਾ ਇਹ ਅਰਥ ਕੀਤਾ ਜਾਵੇ ਕਿ “ਚਾਰਾਂ ਵੇਦਾਂ ਦਾ ਸਿੱਧਾਂਤ ਇਹ ਚਾਰ ਅੱਖਰ 
ਹਨ? ਤਾਂ ਇਸ ਯੁਕਤੀ ਨਾਲ ਸਾਰਥਕ ਹੋ. ਜਾਂਦਾ ਹੈ- “ਸਗਲ ਮਤਾਂਤ ਕੇਵਲ ਹਰਿ 





'ਮਨੂੰ ਜੀ ਨੇ ੭. ੪੩ ਵਿਚ ਚਾਰ ਵਿਦਯਾ ਗਿਣੀਆਂ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 112 





ਨਾਮ। !₹ਵੈੜੀ ਭੁਖਨੀ ਮ ੫ ਸਾਰੇ ਮਤਾਂ ਦਾ ਅੰਤਲਾ ਸਿਧਾਂਤ-ਪਰਮੇਸ਼ੁਰ ਦਾ ਨਾਮ ਹੈ। 

ਸੋ ਵੇਦ ਬੀ ਇਕ ਮਤ ਨੂੰ ਪਰਤਿਪਾਦਨ ਕਰਦੇ ਹਨ-ਸਗਲ-ਪਦ ਦੇ ਓਹ ਅੰਤੁ ਭੂਤ 

ਹਨ, ਇਸ ਕਰਕੇ ਉਨ੍ਹਾਂ ਦਾ ਸਿੱਧਾਂਤ ਬੀ ਨਾਮ ਹੀ ਹੈ। ਕਵਿ ਜੀ ਨੇ ਇਹ ਖਯਾਲ 

ਕਈ ਵੇਰ ਦੁਹਰਾਯਾ ਹੈ ਤੇ ਵੇਦ ਦਾ ਸਾਰ ਆਖਿਆ ਹੈ: ਉਥੇ ਇਹ ਆਸ਼ਾ ਜਾਪਦਾ ਹੈ 

ਕਿ ਜੋ ਕੁਛ ਵੇਦਾਂ ਵਿਚ-ਸਾਰ-ਗਲ ਹੈ, ਸੋ ਇਹੋ ਹੈ: ਕਵਿ ਜੀ ਆਪ ਸ਼੍ਰੀ ਗੁਰ 

ਪ੍ਰਤਾਪ ਸੂਰਜ ਗੂੰਥ ਰਾਸ ੭ ਅੰਸੂ ੪ ਵਿਖੇ ਗੁਰਬਾਣੀ ਨੂੰ ਸ਼ਾਸਤਰ ਵੇਦ ਤੋ ਚਾਰ ਗੁਣਾ 

ਵਧੇਰਾ ਫਲਦਾਯਕ ਦੱਸਦੇ ਹਨ। ਯਥਾ:- 
ਦੋਹਰਾ: ਸ਼ਾਸਤਰ ਵੇਦ ਕੇ ਅਰਥ ਫਲ ਜਦਪਿ ਵਿਚਾਰੈ ਧਾਰਿ। 

ਸ਼ੀ ਗੁਰ ਗੁੰਥ ਵਿਲੋਕ ਤੇ ਦੇਵੈਗੋ ਫਲ ਚਾਰ ॥੧੦॥ 

ਗੁਰਬਾਣੀ ਨੂੰ ਸਾਰ (ਤੱਤ) ਇਉਂ ਕਹਿੰਦੇ ਹਨ ਕਿ ਇਸ ਵਿਚ ਨਿਰਾ ਤੱਤ੍ਰ ਹੈ, ਬਹੁਤ 
ਅਸਾਰ ਵਿਚ ਲੁਕਾਕੇ ਥੋੜਾ ਸਾਰ ਰਖਿਆ ਹੋਇਆ ਨਹੀਂ, ਪਰ ਇਹ ਸਾਰਾ ਹੀ ਸਾਰ ਹੈ। 
ਅਪਣੇ ਸਾਰ ਵਿਚ ਗੁਰੂ ਸਿੱਧਾਂਤ ਕਿਸੇ ਸਤ ਸ਼ਾਸਤੁ ਦੇ ਸੱਚ ਦਾ ਵਿਰੋਧੀ ਨਹੀਂ ਹੈ। 
ਪਰੰਤੂ ਚੌਹਾਂ ਵੇਦਾਂ ਵਿਚ ਵਾਹਿਗੁਰੂ ਨਾਮ ਹੈ, ਯਾ ਚੌਹਾਂ ਨੇ ਇਸ ਵਾਹਿਗੁਰੂ ਨਾਮ ਨੂੰ 
ਪੁਤਿਪਾਦਨ ਕੀਤਾ ਹੈ, ਚਾਰ ਅੱਖਰ ਇਕ ਇਕ ਵੇਦ ਦੇ ਸਿੱਧਾਂਤ ਨਾਲ ਤਅੱਲਕ ਰਖਦੇ ਹਨ 
ਇਹ ਗਲ ਗ਼ਲਤ ਹੈ, ਭਾਈ ਗੁਰਦਾਸ ਜੀ ਦੱਸਦੇ ਹਨ:- 

“ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸਬਦ ਸੁਣਾਯਾ। ” 

ਤੀਸਰੇ ਸਤਿਗੁਰੂ ਜੀ ਨੇ ਬੀ ਕਿਹਾ ਹੈ:- 'ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ 
ਅਵਰੁ ਨ ਕੋਇ। ` ਅਰਥਾਤ ਏਹ ਕਿਸੇ ਪੁਸਤਕ ਦੀ ਬਾਣੀ ਨਹੀਂ ਇਹ ਆਪਣੀ ਨਿਰੰਕਾਰ ਦੀ 
ਘੱਲੀ ਬਾਣੀ ਹੈ। ਫਿਰ, ਵਾਹਿਗੁਰੂ ਨਾਮ ਯਾ ਸ਼੍ਰੀ ਗੁਰੂ ਗੰਥ ਸਾਹਿਬ ਵਿਚ ਦਿੱਤੇ ਗਯਾਨ ਨੂੰ 
ਕਿਸੇ ਵੇਦ ਕਤੇਬ ਦਾ ਟੀਕਾ ਕਹਿਣਾ ਬੀ ਗੁਰੂ ਸਿੱਧਾਂਤ ਵਿਰੁੱਧ ਹੈ। ਗੁਰੂ ਸਾਹਿਬ ਆਪ ਦੱਸਦੇ 
ਹਨ ਕਿ ਉਨ੍ਹਾਂ ਨੂੰ ਸਿੱਧਾ ਵਾਹਿਗੁਰੂ ਤੋਂ ਗਯਾਨ ਪ੍ਰਾਪਤ ਹੁੰਦਾ ਹੈ:- 

“ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ?” ॥ 5 ”“ 

“ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ 

ਹਰਿ ਕਰਤਾ ਆਪਿ ਮੁਹਹੁ ਕਢਾਏ? ॥ “€: ₹: “9 

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ?” ॥ “ਨ: ਨ 7 

ਜੋ ਨਿਜ ਪੁਭੂ ਮੋ ਸੋ ਕਹਾ ਸੋ ਕਹਿ ਹੋ ਜਗ ਮਾਹਿ” ॥ “ਦਿੱਤ ਨਾ: ਪ: ੧੧ 


ਦੇਵਤਿਆਂ, ਧਨ ਧਾਨ ਗਊਆਂ ਦੀ ਬ੍ਰਿਧੀ ਦੀਆਂ ਬੇਨਤੀਆਂ ਆਦਿ ਦੇ ਬਿਨਾਂ ਇਕ ਵਾਹਿਗੁਰੂ 
ਦਾ ਬੀ ਜ਼ਿਕਰ ਹੈ (ਖਾਸ ਕਰ ਉਪਨਿਖਧ ਵਿਚ)। ਸੋ ਇਹ ਵੇਦਾਂ ਵਿਚ ਸਾਰ ਵਸਤੂ ਹੈ, ਤੇ 
ਵਾਹਿਗੁਰੂ ਦਾ ਅਰਥ ਬੀ ਇਕ ਅਕਾਲਪੁਰਖ ਹੈ, ਐਉਂ ਦੋਵੇਂ ਸਾਰ ਮਿਲ ਜਾਂਦੇ ਹਨ। 

ਏਹ ਚਾਰ ਅੱਖਰ, ਚਹੁੰ ਵਰਨਾਂ ਦਾ ਵਿਕਾਰ ਹਰਨ ਵਾਲੇ ਹਨ। ਭਾਵ ਏਹ ਕਿ ਇਹ ਮੰਤੁ ਚੌਹਾਂ 
ਵਰਣਾਂ ਦੇ ਸਿਮਰਣ ਦਾ ਹੈ। ਇਹ ਨਹੀਂ ਕਿ ਕਿਸੇ ਵਰਣ ਨੂੰ ਇਹ ਵਿਹਤ ਹੈ ਤੇ ਕਿਸੇ ਨੂੰ 
ਅਵਿਹਤ। ਕਿਸੇ ਵਰਣ ਦਾ ਆਦਮੀ ਹੋਵੇ, ਅਰ ਉਸ ਦੇ ਵਿਚ ਕੋਈ ਅਵਗੁਣ ਹੋਵੇ, ਕੋਈ 
ਵਿਕਾਰ ਹੋਵੇ ਵਾਹਿਗੁਰੂ ਨਾਮ ਦੇ ਸਿਮਰਣ ਦੇ ਨਾਲ ਉਸ ਦਾ ਓਹ ਵਿਕਾਰ ਔਗੁਣ ਦੂਰ 
ਹੋਵੇਗਾ ਤੇ ਉਹ ਪਰਮ ਪਦ ਤੇ ਅੱਪੜੇਗਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 113 





ਚਾਰ ਆਸ਼ੂਮ। ਜੀਵਨ ਦੇ ਚਾਰ ਹਿੱਸੇ:- ੧. ਬੁਹਮਚਰਯ, ਅਰਥਾਤ ਵਿਦਯਾ ਪਾਉਣ ਦਾ ਸਮਾਂ। 
੨. ਗ੍ਰਿਹਸਤ। ੩. ਬਾਣ ਪ੍ਰਸਤ, ਬਨਬਾਸੀ ਯਾ ਤਪਸਯਾ। ੪. ਸੰਨਯਾਸ, ਤਯਾਗ ਯਾ ਭਿੱਖੂ 
ਅਵਸਥਾ। ਏਹ ਚਾਰੇ ਆਸ਼ੂਮ ਜੇ ਨਾਮ ਨੂੰ ਧਾਰਨ ਕਰ ਲੈਣ ਤਾਂ ਇਹ ਚਉਹਾਂ ਨੂੰ ਸੁਖਦਾਈ 
ਹੈ, ਹਰ ਆਸ਼ੂਮ ਵਾਲੇ ਨੂੰ ਨਾਮ ਦੀ ਧਾਰਨਾਂ ਸੁਖਦਾਈ ਹੈ। ਜੇ ਜੇ ਆਚਾਰ ਦਾ ਦੂਸਰਾ ਅਰਥ 
ਧਰਮ ਲੀਤਾ ਜਾਏ ਤਾਂ ਵਿਚਾਰ ਐਉ' ਹੈ:- ਸ਼ਾਸਤ੍ਰਾਂ ਨੇ ਇਨ੍ਹਾਂ ਚਹੁੰ ਆਸ਼ੂਮਾਂ ਦੇ ਅੱਡ ਅੱਡ 
ਆਚਾਰ ਯਾ ਧਰਮ ਥਾਪੇ ਹਨ। ਚੌਹਾਂ ਵਿਚ ਜੇ ਧਜਾਨ ਅਕਾਲ ਪੁਰਖ ਵੱਲ ਨਾ ਹੋਵੇ ਤਾਂ ਸਾਰੇ 
ਧਰਮ 'ਫ਼ਰਜ਼ਾਂ ਦੇ ਨਿਬਾਹ ਮਾਤ ` ਦੇ 'ਸ਼ੁੱਮ ਅਰ ਥਕਾਨ ਦਾ ਘਰ” ਹਨ। ਅਕਾਲ ਪੁਰਖ ਵੱਲ 
ਧਯਾਨ ਸਿਮਰਣ ਨਾਲ ਰਹਿੰਦਾ ਹੈ ਤੇ ਸਿਮਰਣ ਲਈ ਵਾਹਿਗੁਰੂ ਮੰਤ੍ਰ ਦੀ ਵਿਸ਼ੇਸ਼ਤਾ ਕਵਿ ਜੀ 
ਪਿੱਛੇ ਕਹਿ ਆਏ ਹਨ ਸੋ ਚੌਹਾਂ ਆਸ਼ੂਮਾਂ ਵਿਚ ਵਾਹਿਗੁਰੂ ਦਾ ਸਿਮਰਣ ਕਰਨਾ ਚੌਹਾਂ ਲਈ ਹੀ 
ਸੁਖਾਂ ਦਾ ਦਾਤਾ ਹੈ। 
ਚਾਰ ਮੁਕਤਿ ਕੇ ਇਹੁ ਦਰ ਚਾਰ। 
ਕਿਧੌਂ ਵਿਸ਼ਨੁ ਕੀ ਹੈ' ਭੁਜ ਚਾਰ। 
ਚਾਰੁਪਦੇਸ਼ ਚੱਕ ਜੇ ਚਾਰ। 
ਚਾਰ ਅਵਸਥਾ ਮਹਿ ਸੁਖਕਾਰ ॥੭੦॥ 
ਚਾਰ ਮੁਕਤਿ=ਚਾਰ ਮੁਕਤੀਆਂ, ਜੋ ਏਹ ਹਨ:- 
ਸਾਲੋਕ=ਉਸ ਦੇ ਦੇਸ਼ ਦਾ ਨਿਵਾਸ। 
ਸਾਰੂਪ=ਉਸਦੇ ਰੂਪ ਜੇਹਾ ਰੂਪ। ਸਾਮੀਪ=ਉਸ ਦੇ ਨੇੜੇ ਨਿਵਾਸ। 
ਸਾਯੁਜ=ਉਸ ਨਾਲ ਮਿਲਾਪ (ਵਸਲ)। 
ਦਰ=ਦਰਵਾਜਾ। ਭਾਵ ਅਪੜਾਉਣ ਦਾ ਵਸੀਲਾ। 
ਕਿਧੌਂ=ਕਿਧਰੋਂ, ਭਾਵੇਂ, ਮਾਨੋ, ਯਾ। 
ਭੁਜ ਚਾਰ=ਚਾਰ ਭੁਜਾਂ ਨੂੰ ਵਿਸ਼ਨੂੰ ਦੀਆਂ, ਇਨ੍ਹਾਂ ਵਿਚ ਚਾਰ ਚੀਜ਼ ਹਨ:- 
ਸੰਖ=ਚਿੰਨ ਹੈ ਸੁਤਿਆਂ ਨੂੰ ਬੰਦਗੀ ਲਈ ਜਗਾਉਣ ਦਾ। ਯਾ ਸੁੱਤੀ ਸੁਰਤ ਨੂੰ ਜਾਗੂਤ ਦੇਣ 
ਦਾ। ਚੱਕ੍ਰ=ਵੈਰੀ ਨੂੰ ਦੂਰੋਂ ਮਾਰ ਦੇਣ ਦਾ ਸ਼ਸਤੁ। ਕਾਮ ਕ੍ਰੋਧ ਆਦਿ ਨੂੰ ਨੇੜੇ ਨਾ ਢੁੱਕਣ ਦੇਣ 
ਦੀ ਸ਼ਕਤੀ। ਗਦਾ=ਨੇੜੇ ਆ ਢੁਕੇ ਵੈਰੀ ਨੂੰ ਮਾਰਨ ਦਾ ਸ਼ਸਤੁ। ਅੰਦਰ ਵਸਦੇ ਬੁਰੇ ਸੰਸਕਾਰਾਂ 
ਦੀ ਰੁਚੀ ਨੂੰ ਮਾਰਨ ਵਾਲੀ ਸ਼ਕਤੀ। ਪਦਮ=ਬਿਜੈਮਾਨ ਹੋਕੇ ਸੁਖ, ਮੰਗਲ। ਸ਼ਾਂਤਿ, ਆਨੰਦ 
ਅਵਸਥਾ ਦਾ ਚਿੰਨ੍ਹ। 
ਚਾਰੁਪਦੇਸ਼=ਚਾਰ ਉਪਦੇਸ਼। ਜੋ ਏਹ ਹਨ,-ਭਗਤਿ, ਯੋਗ, ਵਿਰਾਗ, ਗਿਆਨ। (ਅ) 
ਚਾਰੁ ਉਪਦੇਸ਼=ਸੁਂਦਰ ਉਪਦੇਸ਼। 
ਚੱਕ ਜੇ ਚਾਰ=ਚਾਰ ਚੱਕ, ਪੂਰਬ, ਪੱਛਮ, ਉੱਤਰ, ਦੱਖਣ ਦੇ ਸਾਰੇ ਦੇਸ਼, ਭਵ ਸਾਰਾ 
ਜਗਤ। 
ਚਾਰ ਅਵਸਥਾ=ਜਾਗੂਤ, ਸੂਪਨ, ਸਖੋਪਤ, ਤੁਰੀਆ। 
(ਅ) ਚਾਰ ਉਮਰਾ-ਬਾਲਕ, ਕਿਸ਼ੋਰ, ਜੁਵਾ, ਬ੍ਰਿੱਧ। 
ਅਰਥ: (ਮਾਨੋ) ਚਾਰ ਮੁਕਤੀਆਂ ਦੇ ਇਹ ਚਾਰ ਦਰਵਾਜੇ (ਅਪੜਾਉਨ ਦੇ ਵਸੀਲੇ) ਹਨ, ਯਾ 
(ਮਾਨੋ) ਵਿਸ਼ਨੂੰ ਦੀਆਂ ਚਾਰ ਭੁਜਾਂ ਹਨ, (ਯਾ) ਚਾਰ ਚੱਕਾਂ ਨੂੰ ਸੁੰਦਰ ਉਪਦੇਸ਼ ਹਨ, 
ਚਾਰੋ” (ਹੀ) ਅਵਸਥਾ ਵਿੱਚ ਸੁਖਦਾਤੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 114 





ਭਾਵ: ਚਾਰ ਅੱਖਰਾਂ ਵਾਲੇ ਵਾਹਿਗੁਰੂ ਪਦ ਦਾ ਸਿਮਰਣ ਮਾਨੋ ਚਾਰ ਮੁਕਤੀਆਂ ਦੀ ਪ੍ਰਾਪਤੀ 


ਦਾ ਵਸੀਲਾ ਹੈ, ਅਰਥਾਤ ਇਕ ਇੱਕ ਮੁਕਤੀ ਲਈ ਵੱਖਰੇ ਵੱਖਰੇ ਸਾਧਨਾਂ ਦੀ ਲੋੜ 
ਨਹੀਂ, ਇਸੇ ਇੱਕ ਨਾਮ ਦੇ ਪੁਤਾਪ ਨਾਲ ਪ੍ਰੇਮੀ ਪੁਰਖ ਚੌਹਾਂ ਦੇ ਵਿਚਦੀ ਲੈਘਦਾ 
ਪੂਰਨ ਪਦ ਤੇ ਪਹੁੰਚ ਜਾਵੇਗਾ। ਚੌਹਾਂ ਮੁਕਤੀਆਂ ਵਿਚੋ ਜਿਹੜੀ ਦੀ ਲੋੜ ਹੋਵੇ ਉਹ, 
ਯਾ ਚੌਹਾਂ ਦੇ ਰੰਗ ਦੇਖਦਿਆਂ ਅੰਤਲੀ ਤਕ ਅੱਪੜਨਾ, ਇਹ ਵਾਹਿਗੁਰੂ ਭਜਨ ਦੇ 
ਪ੍ਰਤਾਪ ਨਾਲ ਪ੍ਰਾਪਤ ਹੋ ਸਕਦਾ ਹੈ। 


ਵਿਸ਼ਨੂੰ ਦੀਆਂ ਚਾਰ ਭੁਜਾਂ ਤੋਂ ਮਤਲਬ ਉਨ੍ਹਾਂ ਵਿਚ ਫੜੀਆਂ ਚਾਰ ਵਸਤਾਂ ਦਾ ਹੈ ਜੋ ਚਾਰ 


ਪ੍ਰਾਪਤੀਆਂ ਦੇ ਮਾਨੋ” ਚਾਰ ਚਿੰਨ੍ਹ ਹਨ, ਵਾਹਿਗੁਰੂ ਨਾਮ ਦਾ ਜਪਣਾ “ਸੰਖ '-ਦਾ ਅਸਰ 
ਰੱਖਦਾ ਹੈ, ਮਾਯਾ ਦੇ ਮਦ ਵਿਚ ਸੁੱਤੀ ਸੁਰਤੀ ਨੂੰ ਜਗਾ ਦੇਂਦਾ ਹੈ। “ਗਦਾ ਆਪਣੇ 
ਕੀਤੇ ਬੁਰੇ ਕਰਮਾਂ ਦੇ ਫਲ, ਜੋ ਨਾਮ ਵਿਚ ਪੈਣੋ ਰੋਕਦੇ ਹਨ, ਜੋ ਸੂਖਮ ਸੰਸਕਾਰ ਯਾ 
ਮਨ ਦੀ ਅਰੁਚੀ, ਆਲਸ, ਵਿਖੇਪ ਬਣਕੇ ਮਾਯਾ ਵੱਲ ਝੁਕਾਉਂਦੇ ਹਨ, ਉਸ ਰੁਚੀ ਨੂੰ 
ਸਿਮਰ੍ਣ ਪ੍ਰਾਜੈ ਕਰਦਾ ਹੈ। 'ਚੱਕ੍ਰ  ਤੋ' ਮੁਰਾਦ ਇਹ ਹੈ ਕਿ ਸੁੰਦਰ ਪਦਾਰਥ ਆਦਿ, 
ਅਤੇ ਮੋਹਿਤ ਕਰਨ ਵਾਲੇ ਵਿਸ਼ੇ ਕਾਮ, ਕ੍ਰੋਧ, ਲੋਭ, ਮੋਹ ਆਦਿ ਦੇ ਪ੍ਰਾਜੈ ਹੋ ਜਾਣ 
ਦੀ ਸ਼ਕਤੀ “ਵਾਹਿਗੁਰੂ ` ਸਿਮਰ੍ਣ ਵਿੱਚ ਹੈ। “ਪਦਮ '-ਅੰਤ ਵਿਚ ਸਹਿਜ ਸੁਖ ਤੇ 
ਪਰਮਪਦ ਦੀ ਪ੍ਰਾਪਤੀ ਦੀ ਸੱਤਯਾ ਇਸ ਵਿੱਚ ਹੈ। ਪਦਮ ਦਾ ਅਰਥ ਹੈ ਕਮਲ। ਸ਼੍ਰੀ 
ਗੁਰੂ ਗੂੰਥ ਸਾਹਿਬ ਜੀ ਵਿਚ ਕਮਲ ਦਾ ਖਿੜਨਾ ਪਰਮਪਦ ਦੇ ਭਾਵ ਵਿੱਚ ਆਇਆ 


ਹੈ। ਸੋ ਪਦਮ ਦਾ ਭਾਵ ਹੋਇਆ ਪਰਮ ਪਦ ਦੀ ਪ੍ਰਾਪਤੀ। 


ਚਾਰ ਚੱਕ-ਸਾਰੀ ਦੁਨੀਆਂ (ਉੱਤਰ, ਪੂਰਬ, ਪੱਛਮ, ਦੱਖਣ ਸਾਰੀਆਂ ਦਿਸ਼ਾਂ ਵੱਲ ਫੈਲੇ 


ਇਲਾਕੇ) ਵਿੱਚ ਏਹ ਚਾਰ ਅੱਖਰ ਸੁੰਦਰ ਉਪਦੇਸ਼ ਹਨ; ਭਾਵ ਸਾਰੇ ਜਗਤ ਨੂੰ ਤਾਰਨ 
ਦੀ ਖੂਬਸੂਰਤੀ ਰੱਖਦੇ ਹਨ। ਜਾਂ ਭਗਤਿ, ਜੋਗ, ਵਿਰਾਗ, ਗਿਆਨੁ ਇਨ੍ਹਾਂ ਚਹੁਆਂ 
ਉਪਦੇਸ਼ਾਂ ਨੂੰ ਪਰਗਟ ਕਰਨ ਵਾਲੇ ਹੈਨ। 


ਜਾਗੂਤ, ਸੂਪਨ, ਸਖੋਪਤ, ਤੁਰੀਆ ਚਹੁੰ ਹੀ ਅਵਸਥਾ ਵਿੱਚ ਵਾਹਿਗੁਰੂ ਨਾਮ ਸੁਖਦਾਈ ਹੈ। 


ਜਾਗੂਤ ਵਿਚ ਜਪਿਆ ਅੰਦਰ ਸਿੰਜਰ ਕੇ ਨੀਂਦ ਵਿਚ ਬੀ ਨਹੀਂ ਭੁੱਲਦਾ, ਗਾੜ੍ਹੀ ਨੀਂਦ 
ਵਿਚ ਬੀ ਨਹੀਂ ਭੁੱਲਦਾ, ਤੇ ਤੁਰੀਆ ਵਿਚ ਜਾਕੇ ਆਨੰਦ ਤੇ ਬਿਮਲ ਰੰਗ ਵਿਚ 
ਦਮਕਦਾ ਹੈ, ਅਵਸਥਾ ਤੋ ਪਾਰ ਹੋਕੇ ਨਾਮੀ ਵਿਚ ਪੁਚਾ ਦੇਂਦਾ ਹੈ। ਅਥਵਾ ਬਾਲਕ, 
ਕਿਸ਼ੋਰ, ਯੁਵਾ, ਬ੍ਰਿੱਧ ਆਦਿ ਸਭ ਅਵਸਥਾਂ (ਉਮਰਾਂ) ਵਿਚ ਜਾਪਕਾਂ ਨੂੰ ਸੁਖ ਦਾਤਾ 
ਹੈ। 


ਦੋਹਰਾ: ਨ੍ਰਿਪ ਬਿਬੇਕ ਕੀ ਸੈਨ ਮਹਿ ਸੈਨਾਪਤਿ ਏ ਚਾਰ। 


ਮੋਹ ਕਟਕ ਕੋ ਜੀਤਿ ਕੈ ਛਿਨ ਮਹਿ ਲੇਵਤਿ ਮਾਰ ॥ ੭੧॥ 


ਨ੍ਿਪ=ਰਾਜਾ ਬਿਬੇਕ=ਗਯਾਨ। ਸੈਨ=ਸੈਨਾ, ਫੌਜ। 
ਸੈਨਾਪਤਿ=ਸੈਨਾ ਦੇ ਮਾਲਕ, ਸਿਪਹ ਸਾਲਾਰ। ਕਟਕ=ਫੌਜ। 
ਅਰਥ: ਗਯਾਨ (ਰੂਪੀ) ਰਾਜੇ ਦੀ ਸੈਨਾ ਵਿਚ ਏਹ ਚਾਰ (ਅੱਖਰ ਮਾਨੋ ਚਾਰ) ਸੈਨਾਪਤਿ ਹਨ, 


ਭਾਵ . 


(ਜੋ) ਮੋਹ (ਦੀ) ਫੌਜ ਨੂੰ ਜਿੱਤ ਕੇ ਛਿਨ ਵਿਚ ਮਾਰ ਲੈਂਦੇ ਹਨ। 

ਇੱਥੇ ਹੁਣ ਹੋਰ ਅਲੌਕਾਰ ਵਿੱਚ ਬੋਲਦੇ ਹਨ। ਮੋਹ ਤੇ ਗਜਾਨ ਦੀ ਲੜਾਈ ਦਾ ਖ਼ਜਾਲ 
ਬੰਨ੍ਹਦੇ ਹਨ, ਇਕ ਪਾਸੇ ਮੋਹ ਦੇ ਆਸੁਰੀ ਗੁਣਾਂ ਦੀ ਸੈਨਾਂ ਹੈ, ਦੂਸਰੇ ਪਾਸੇ ਵਿਵੇਕ 
ਦੇ ਦੈਵੀ ਗੁਣਾਂ ਦੀ ਸੈਨਾ ਹੈ। ਉਸ ਸੈਨਾ ਉਤੇ ਵਾਹਿਗੁਰੂ ਨਾਮ ਦੇ ਚਾਰ ਅੱਖਰ ਮਾਨੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 115 





ਆ ਉਤ 
ਗੁਣਾਂ ਨੂੰ ਜਿੱਤ ਲੈਂਦੇ ਹਨ, ਪਰ ਸਾਰੇ ਸ਼ੁਭ ਗੁਣਾਂ ਨੂੰ ਧਾਰਦਿਆਂ ਅੰਦਰ ਭਾਵ 
ਅਹੰਕਾਰ ਦਾ ਰਹਿੰਦਾ ਹੈ। ਗੁਣ ਮਾਨਸਿਕ ਮੰਡਲ ਦੀ ਵਸਤੂ ਹਨ, ਪਰ ਸਿਮਰ੍ਣ 
ਆਤਮ ਮੰਡਲ ਵਿਚ ਲੈ ਜਾਂਦਾ ਹੈ। ਸ਼ੁਭ ਗੁਣ ਤ੍ਰਗੁਣੀ ਅਵਸਥਾ ਤੋਂ ਪਰੇ ਨਹੀਂ ਲੈ 
ਜਾਂਦੇ, ਨਾਮ ਤ੍ਰਿਗੁਣੀ ਅਵਸਥਾ ਤੋ ਪਾਰ ਤੁਰੀਆ ਪਦ ਵਿਚ ਲੈ ਜਾਂਦਾ ਹੈ, ਸੋ 
ਤੁਰੀਆ ਵਿਚ ਅੱਪੜਨਾ ਸਾਰੀ ਮੋਹ ਮਾਯਾ ਦੀ ਅਵਸਥਾ ਤੇ ਫਤਹ ਹੈ। ਸ਼ੁਭ ਗੁਣ 
ਅਹੰਕਾਰ ਦੇ ਆਸ੍ਰਿਤ ਹੁੰਦੇ ਹਨ, ਪਰ ਨਾਮ ਜਿਉ ਜਿਉ ਸੁਰਤ ਨੂੰ ਉੱਪਰ ਲਈ 
ਜਾਂਦਾ ਹੈ, ਅਹੰਕਾਰ ਟੁੱਟਦਾ ਜਾਂਦਾ ਹੈ, ਅੰਤ ਇਹ ਬੀ ਮਰ ਜਾਂਦਾ ਹੈ; ਐਉਂ ਮੋਹ ਤੇ 
ਹੋਰ ਅਵਗੁਣ ਆਪੇ ਹੀ ਮਰ ਜਾਂਦੇ ਹਨ। ਯਥਾ- “ਹਉਮੈ ਨਾਵੈ ਨਾਲਿ ਵਿਰੋਧੁ ਹੈ 
ਦੁਇ ਨ ਵਸਹਿ ਇਕ ਠਾਇ। ? ' ” ੨ 
:ਪ੍ਰੋਮ ਭਗਤਿ ਕੇ ਭੂਖਨ ਚਾਰੁ। 
ਲਖਨ ਗਯਾਨ ਕੋ ਲੋਚਨ ਚਾਰ। 
ਚਾਰ ਪਦਾਰਥ ਕੇ ਦਾਤਾਰ। 
ਚਾਰ ਜੁ ਯੁਗ ਤਿਨ ਮਹਿ ਗਤਿ ਕਾਰਿ ॥ ੭੨॥ 
ਭੂਖਨ ਚਾਰੁ=ਸੁੰਦਰ ਗਹਿਣੇ।(ਅ) ਚਾਰ ਤਰ੍ਹਾਂ ਦੇ ਗਹਿਣੇ। ਗਹਿਣੇ ਚਾਰ ਪ੍ਰਕਾਰ ਦੇ 
ਹਨ:- 
੧. ਆਰੋਪਯ=ਓਹ ਜੋ ਕਿਸੇ ਅੰਗ ਦੁਆਲੇ ਲਟਕਾਕੇ ਪਹਿਨਾਏ ਜਾਣ, ਜੈਸੇ ਮਾਲਾ, 
ਹਾਰ, ਕੰਠੀ, ਜੰਜੀਰੀ, ਕੈੱਠਾ। 
੨. ਕਸ਼ੇਪਯ=ਜਿਨ੍ਹਾਂ ਵਿਚ ਕੋਈ ਅੰਗ ਪਾਯਾ ਜਾਏ, ਜੈਸੇ ਛੱਲਾ, ਮੁੰਦਰੀ, ਚੂੜੀ, ਬੰਦ, 
੩. ਆਵੇਧਯ=ਜੋ ਕਿਸੇ ਅੰਗ ਨੂੰ ਛੇਕ ਕਰਕੇ ਪਹਿਨੇ ਜਾਣ, ਜੈਸੇ ਨੌਥ, ਲੌਂਗ, ਤੀਲੀ, 
ਤਨੌੜਾ, ਵਾਲੀ, ਵਾਲਾ, ਬੁੰਦੇ ਆਦਿ। 
੪. ਬੰਧਨੀਯ=ਜੋ ਬੰਨ੍ਹਕੇ ਪਹਿਨੇ ਜਾਣ, ਜੈਸੇ ਦਾਉਣੀ, ਟਿੱਕਾ, ਤਵੀਤੜੀਆਂ, ਸਿੰਗਾਰ 
ਪਟੀ, ਪਹੁੰਚੀ, ਬਾਜ਼ੂਬੰਦ, ਬਹੁੱਟੇ, ਤੜਾਗੀ। 
ਲਖਨ=ਲਖ ਲੈਣ ਵਾਸਤੇ। 
ਚਾਰ ਪਦਾਰਥ=ਧਰਮ, ਅਰਥ, ਕਾਮ, ਮੋਖ। 
ਅਰਥ: (ਏਹ ਚਾਰ ਅੱਖਰ) ਪ੍ਰੋਮਾ ਭਗਤੀ ਦੇ (ਮਾਨੋ) ਚਾਰ ਗਹਿਣੇ ਹਨ (ਅਥਵਾ ਸੁੰਦਰ 
ਗਹਿਣੇ ਹਨ), (ਯਾ) ਗਯਾਨ ਦੇ ਲਖ ਲੈਣ ਵਾਸਤੇ ਚਾਰ ਅੱਖਾਂ ਹਨ, (ਫੇਰ ਏਹ) 
ਚਾਰ ਪਦਾਰਥਾਂ ਦੇ ਦਾਤੇ ਹਨ, ਚਾਰ ਜੋ ਜੁਗ (ਹਨ) ਤਿਨ੍ਹਾਂ ਵਿਚ ਮੁਕਤੀ ਦਾਤਾ ਹਨ। 
ਪੇਮਾ ਭਗਤੀ ਮਾਨੋ' ਇਕ ਦੇਵੀ ਹੈ। ਸ਼ਰਧਾ, ਇਸ਼ਨਾਨ, ਸੇਵਾ, ਦਾਨ, ਕੀਰਤਨ, 
ਸਤਿਸੰਗ, ਪੂਜਾ, ਨਿੰਮੂਤਾ, ਨਿੰਤਨੇਮ ਆਦਿ ਉਸ ਦੇਵੀ ਦੇ ਅੰਗ ਹਨ। ਨਾਮ ਦਾ 
ਸਿਮਰ੍ਣ ਰੂਪੀ ਗਹਿਣਾ ਇਸ ਦੇਵੀ ਨੂੰ ਜੇ ਪਹਿਨਾਯਾ ਜਾਏ ਤਾਂ ਉਸਦੀ ਖੂਬਸੂਰਤੀ 





ਸੈਨਾ ਚਾਰ ਪ੍ਰਕਾਰ ਦੀ ਹੁੰਦੀ ਹੈ:-ਪੈਦਲ, ਰਥ, ਘੋੜੇ, ਹਾਥੀ। “ਵਾਹਿਗੁਰੂ ` ਪਦ ਦੇ ਵੀ ਚਾਰੇ ਅੱਖਰ ਹਨ। 
ਸੋ ਚਾਰ ਹੀ ਸੈਨਾਪਤੀ ਹੋਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 116 





ਲਿਸ਼ਕਾਰੇ ਮਾਰਦੀ ਹੈ। ਭਾਵ ਇਹ ਹੈ ਕਿ ਭਗਤੀ ਦੇ ਸਾਰੇ ਸਾਧਨ ਕਰਦਿਆਂ ਜਦ 
ਤਕ ਨਾਮ ਦਾ ਰੰਗ ਨਹੀਂ ਚੜ੍ਹਦਾ ਤਦ ਤਕ ਅੰਤਰ ਆਤਮੇ ਬਿਮਲਤਾ ਦੀ ਪ੍ਰਤੀਤੀ ਯਾ 
ਇਉ ਕਹੋ ਕਿ ਹਰ ਵੇਲੇ ਸੁਰਤ ਦਾ ਇਕ ਸੁੰਦਰਤਾ ਦੇ ਪੰਘੂੜੇ ਵਿਚ ਝੂਟਦੇ ਰਹਿਣ 
ਦਾ ਪੁਭਾਵ, ਉੱਚਤਾ, ਪਵਿੱਤਰਤਾ, ਲਿਵ ਆਦਿ ਦਾ ਸੰਮਿਲਵਾਂ ਪੁਭਾਵ ਤੇ ਉਸਦੀ 
ਪ੍ਰਤੀਤੀ ਅਪਣਾ ਰੰਗ ਨਹੀਂ ਜਮਾਉਂਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾਮ ਨੂੰ 
ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ। ` “ੜੀ “ “ 
ਏਹ ਚਾਰ ਅੱਖਰ ਜੋ ਜਪੇ ਜਾਂਦੇ ਹਨ, ਮਾਨੋ ਜੀਵਾਤਮਾਂ ਨੂੰ ਚਾਰ ਅੱਖਾਂ ਲਗ ਜਾਂਦੀਆਂ ਹਨ। 
ਸਿਮਰ੍ਣ ਨਾਲ ਰਸ ਪੈਂਦਾ ਹੈ ਤੇ ਜੀਵਾਤਮਾ ਸਿਮਰ੍ਣ ਰਸ ਆਰੂੜ ਹੋਕੇ ਚਾਰ ਭਾਵਾਂ 
ਵਿਚ ਸਾਈਂ ਨੂੰ ਤੱਕਦਾ ਹੈ। ਵਿਆਪਕਤਾ, ਪਵਿੱਤੂਤਾ, ਆਨੰਦ ਤੇ ਸੁੰਦਰਤਾ । 
ਪਵਿੱਤੂਤਾ ਤੇ ਆਨੰਦ ਦੋ ਅੰਦਰਲੇ ਨੇਤੂ ਹਨ ਜਿਨ੍ਹਾਂ ਨਾਲ ਆਤਮਾ ਪਰਮਾਤਮਾ ਨੂੰ 
ਅੰਦਰ ਅਨੁਭਵ ਕਰਦਾ ਰਹਿੰਦਾ ਹੈ। “ਸੁੱਦਰਤਾ” ਤੇ “ਵਸਾਪਕਤਾ” ਦੋ ਬਾਹਰਲੇ ਨੇਤ 
ਹਨ, ਜਿਨ੍ਹਾਂ ਨਾਲ ਉਸ ਸੁੰਦਰ ਨੂੰ ਤੇ ਉਸਦੀ ਸੁੰਦਰਤਾ ਨੂੰ ਦ੍ਰਿਸ਼ਟਮਾਨ ਵਿਚ ਬੀ 
ਸਾਰੇ ਪਰੀ ਪੂਰਣ ਅਨੁਭਵ ਕਰਦਾ ਰਹਿੰਦਾ ਹੈ। ਜਿਵੇਂ ਸ਼੍ਹੀ ਗੁਰੂ ਗੁੰਥ ਸਾਹਿਬ ਜੀ ਨੇ 
ਫੁਰਮਾਯਾ ਹੈ 
“ਦੁਇ ਦੁਇ ਲੋਚਨ ਪੇਖਾ ॥ ਹਉਂ ਹਰਿ ਬਿਨੁ ਅਉਰੁ ਨ ਦੇਖਾ ॥ ? 
ਸੋ: ਕਬੀਰ ਜੀ। 
ਅਰਥਾਤ ਦੋ ਅੰਦਰਲੇ ਤੇ ਦੋ ਬਾਹਰਲੇ ਚੌਹਾਂ ਨੇਤ੍ਰਾਂ ਨਾਲ ਵੇਖਾਂ; ਕੀ? ਵਾਹਿਗੁਰੂ। 
ਗੁਰ ਪ੍ਰਤਾਪ ਸੂਰਜ ਗੂੰਥ ਦੀ ਪੰਜਵੀਂ ਰੁਤ ਅੰਸੂ ੪੬ ਦੇ ਅੰਕ ੨ ਵਿਚ ਕਵਿ ਜੀ ਨੇ 
ਗਯਾਨ ਚਾਰ ਪੁਕਾਰ ਦਾ ਦੱਸਿਆ ਹੈ। ਯਥਾ- 
ਚਾਰ ਪੁਕਾਰ ਅਹੈ ਬੂੁਹਮ ਗਯਾਨ। ਸ਼ੁਵਣ ਮਨਨ ਨਿੰਧਜਾਸਨ ਜਾਨ। 
ਚੌਥੇ ਸਾਖਯਾਤ ਗੁਰ ਕਹੈ'। ਜਿਸ ਕੋ ਪਾਇ ਨ ਜਗ ਮਹਿ ਬਹੈ ॥੨॥ 
ਸੋ ਹੋ ਸਕਦਾ ਹੈ ਉਨ੍ਹਾਂ ਦਾ ਭਾਵ ਇਹੋ ਏਥੇ ਹੈ ਕਿ ਇਸ ਚਾਰ ਪ੍ਰਕਾਰ ਦੇ ਗਯਾਨ ਨੂੰ 
(ਲਖਨ) ਲਖ ਲੈਣ ਲਈ ਇਹ ਚਾਰ ਅੱਖਰ ਚਾਰ ਨੇਤ੍ਰਾਂ ਸਮਾਨ ਹਨ। 
ਚਾਰ ਪਦਾਰਥਾਂ ਦੇ ਦਾਤਾਰ ਕਿਸਤਰ੍ਹਾਂ ਹਨ? 
ਇਸਦਾ ਉੱਤਰ ਕਵੀ ਜੀ ਨੇ ਆਪ ਸ਼੍ਰੀ ਗੁਰ ਨਾਨਕ ਪੁਕਾਸ਼ ਉਤਰਾਰਧ ਅਧਯਾਯ ੪੩ 
ਵਿਚ ਇਉ ਦਿੱਤਾ ਹੈ:- 
ਧਰਮ: ਗੁਰੂ ਭਨਯੋ ਸਤਿ ਸੰਗਤਿ ਜਾਤੇ। 
ਡਗ ਡਗ ਅਸੁ ਮਖ ਹੂੈ ਫਲ ਤਾਂ ਤੇ ॥੬੪॥ 





`ਚਾਰ ਅਖਰ ਚਾਰ ਸਿਫਾਤੀ ਨਾਵਾਂ ਦੇ ਸੰਖੇਪ ਪਿੱਛੇ ਕਹੇ ਹਨ। ਚੌਹਾਂ ਸਿਫਾਤੀ ਨਾਵਾਂ ਦੀ ਅਸਲੀਅਤ ਤੇ ਜੋ 
ਸਿਫਤ ਉਨ੍ਹਾਂ ਦੇ ਅਰਥਾਂ ਵਿਚ ਲੁਕੀ ਬੈਠੀ ਹੈ ਐਉ' ਹੀ ਕਹੀ ਜਾ ਸਕਦੀ ਹੈ:- 

ਵਾਸੁਦੇਵ ਵਿਆਪਕਤਾ। 

ਹਰਿ ਪਵਿੱਤੁਤਾ। ਪਾਪ ਹਰੇ ਗਏ ਤਾਂ ਪਵਿੱਤਰਤਾ ਆਈ। 

ਗੋਬਿੰਦ ਆਨੰਦ। ਬੈਕੁੰਠ ਪਰਾਪਤੀ ਦਾ ਭਾਵ ਆਨੰਦ ਪ੍ਰਾਪਤੀ ਹੈ। 

ਰਾਮਚੰਦ ਸੁੰਦਰਤਾ। ਸੁਹਣਾ ਤੇ ਸੁਹਣੇ ਵਿੱਚ ਰਸ ਮਾਨਣਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 117 





ਅਰਥ: ਜਿਹ ਧਨ ਕਾਰਨ ਜਤਨ ਜੋ ਕਰਿਹੈ' ਲੋਕ ਅਪਾਰ। 

ਸੋ ਧਨ ਹਰਿ ਕੇ ਭਗਤ ਕੋ ਮਾਨਵ ਦੇਹਿ ਹਜ਼ਾਰ ॥ ੬੫॥ 
ਚੌਪਈ: ਬੰਧਨ ਕਰਹਿ ਦੇਹਿਂ ਧਨ ਆਈ। 

ਜਨ ਤੇ ਜਾਚਹਿਂ ਅਪਨਿ ਭਲਾਈ। 

` _ਰਿਦੇ ਕਾਮਨਾ ਭਗਤਨ ਜੋਈ। 

ਸ਼ੀ ਕਰਤਾਰ ਪੂਰਿ ਹੈ ਸੋਈ ॥੬੬॥ 

ਅਰਥ ਵਾਹਿਗੁਰੂ ਸਮਝਨ ਕਰਿਕੈ। 

ਹੁਇ ਹੈ ਗਯਾਨ ਜਾਇ ਤਮ ਟਰਿਕੈ। 

ਚਤੁਰ ਪਦਾਰਥ ਨਾਮ ਅਧੀਨਾ। 

ਸਿਮਰਨ ਕਰਹੁ ਹੋਇ ਦੁਖ ਛੀਨਾ ॥੬੭॥ 
ਫੇਰ ਕਵਿ ਜੀ ਸ਼੍ਰੀ ਗੁ: ਪ੍ਰ: ਸੂ: ਰਾਸ ੭ ਅੰਸੂ ੩ ਵਿੱਚ ਐਉੱ' ਲਿਖਦੇ ਹਨ:- 


ਤੰ ਤੰ ਲਹਤਿ ਭਗਤਿ ਇਨ ਮਾਹਾ ॥੪੨॥ 
ਅਰਥ: ਇਹ ਕਿ ਵਾਹਿਗੁਰੂ ਨਾਮ ਦੇ ਸਿਮਰ੍ਣ ਨਾਲ ਅੰਤਰਾਤਮੇ ਜੋ ਚਿਤ ਬ੍ਰਿਤੀ ਦੀ 
ਇਕਾਗੂਤਾ ਵਾਲੀ ਅਵਸਥਾ ਹੋ ਜਾਂਦੀ ਹੈ, ਉਹ ਐਸੀ ਹੁੰਦੀ ਹੈ ਕਿ ਸੰਸਾਰ ਦੇ ਸਾਰੇ ਪਦਾਰਥ 
ਤੇ ਬਲ ਉਸਦੇ ਵੱਸ ਹੁੱਦੇ ਹਨ, ਫਿਰ ਉਸ ਨਾਮ ਆਰੂੜ ਅਵਸਥਾ ਵਿਚ ਜੋ ਜੋ ਕੁਝ ਭਗਤ 
ਚਿਤਵੇ ਸੋ ਸੋ ਪ੍ਰਾਪਤ ਹੁੰਦਾ ਹੈ। ਇਹ ਨਾਮ ਦੀ ਸੱਤਯਾ ਦੱਸੀ ਹੈ। ਉੱਵ ਭਗਤ ਜਨ ਉਥੇ 
ਜਾਕੇ ਬੀ ਵਾਹਿਗੁਰੂ ਮਿਲਾਪ ਬਿਨਾਂ ਹੋਰ ਸਰਬ ਇੱਛਾ ਤਯਾਗ ਕਰਦੇ ਹਨ। ਪਰ ਪਰਮੇਸ਼ੁਰ ਦਾ 
ਬਿਰਦ ਉਨ੍ਹਾਂ ਦੀ ਚਿਤਵੀ ਗੱਲ ਸਿਰੇ ਚਾੜਦਾ ਹੈ: ਜੋ ਜੋ _ਚਿਤਵਹਿ ਸਾਧ ਜਨ ਸੋ _ਲੇਤਾ 
ਮਾਨਿ” ॥ 

ਬਿਲਾ: ਮ: ੫ 

ਫੇਰ ਚਹੁੰ ਜੁਗਾਂ ਵਿਚ ਨਾਮ ਨੂੰ ਗਤਿਕਾਰ ਕਿਹਾ ਹੈ। ਇਸ ਪਰ ਸ੍ਰੀ ਗੁਰੂ ਜੀ ਆਪ 
ਫਰਮਾਉਂਦੇ ਹਨ:- 

“ਜੁਗ ਚਾਰੇ ਨਾਮਿ ਵਡਿਆਈ ਹੋਈ ॥ ? 


ਭਗਤਨ ਕੰਠਾਭਰਨ ਸੁ ਚਾਰੁ। 

ਜਿਹ ਛਬਿ ਦੋਨੋ ਲੋਕ ਉਜਾਰ। 

ਚਾਰੁ ਬਰਨ ਕੋ ਧਰਮ ਅਧਾਰੁ। 

ਚਾਰ ਬਰਨ ਉਰ ਕਬਿ ਨ ਬਿਸਾਰਿ ॥ ੭੩॥ 
ਕੰਠਾਭਰਨ=ਕੰਠ ਵਿਚ ਪਹਿਨੇ ਜਾਣ ਵਾਲਾ ਗਹਿਣਾ । 





`੧. ਆਰੋਪਯ=ਓਹ ਜੋ ਕਿਸੇ ਅੰਗ ਦੁਆਲੇ ਲਟਕਾਕੇ ਪਹਿਨਾਏ ਜਾਣ, ਜੈਸੇ ਮਾਲਾ, ਹਾਰ, ਕੰਠੀ, ਜੰਜੀਰੀ, 
ਕੈਂਠਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 118 





ਚਾਰੁ=ਸੁੱਦਰ। ਚਾਰ=੪। ਛਬਿ=ਸੁੰਦਰਤਾ। 
ਉਜਾਰ=ਉਜਾਲਾ, ਚਾਨਣਾ। 
ਬਰਨ=ਜਾਤੀਆਂ, ਚਾਰ ਮੁੱਖ ਜਾਤੀਆਂ, ਬ੍ਰਹਮਣ, ਖੱਤ੍ਰੀ, ਵੈਸ਼, ਸ਼ੂਦੂ। 
ਬਰਨ=ਅੱਖਰ। 
ਅਰਥ: (ਇਹ ਵਾਹਿਗੁਰੂ ਨਾਮ ਦੇ) ਚਾਰ (ਅਖਰ) ਭਗਤਾਂ ਦੇ ਗਲੇ ਦਾ ਸੁੰਦਰ ਗਹਿਣਾ ਹਨ। 
ਜਿਨ੍ਹਾਂ ਦੀ ਛਬੀ (ਨਾਲ) ਦੋਹਾਂ ਲੋਕਾਂ (ਵਿਚ) ਚਾਨਣਾ (ਹੁੰਦਾ ਹੈ)। ਚਾਰ ਵਰਣਾਂ ਦੇ 
ਧਰਮ ਦਾ (ਏਹ) ਆਧਾਰ (ਹਨ, ਤਾਂ ਤੇ) ਚਹੁੰ ਅੱਖਰਾਂ ਨੂੰ ਮਨੋ” ਕਦੀ ਨਾਂ ਵਿਸਾਰ। 
: ਗਲੇ ਦਾ ਗਹਿਣਾ ਕਹਿਣ ਤੋ ਮੁਰਾਦ ਹੁੰਦੀ ਹੈ ਕਦੇ ਨਾ ਵਿਛੜਨ ਦੀ ਕਿਉਕਿ ਗਲੇ 
ਦਾ ਗਹਿਣਾ ਦਿਨ ਰਾਤ ਗਲੇ ਪਿਆ ਰਹਿੰਦਾ ਹੈ। ਸੋ ਵਾਹਿਗੁਰੂ ਨਾਮ ਮਨ ਵਿਚ 
ਇਉ! ਪਵੇ ਕਿ ਜਿਵੇ' ਚਾਰ ਪੁਕਾਰ ਦੇ ਗਹਿਣੇ ਇਕ ਵੇਰੀ ਪਏ ਆਪੇ ਕਦੀ ਨਹੀਂ 
ਉਤਰਦੇ। ਫਿਰ ਉਨਹਾਂ ਗਲੇ ਦੇ ਗਹਿਣਿਆਂ ਦਾ ਦੂਸਰਾ ਗੁਣ ਸੁੰਦਰਤਾ ਹੈ, ਪਰ ਓਹ 
ਛਬੀ ਇਸੇ ਇਕੋ ਲੋਕ ਦੀ ਹੈ, ਪਰ ਵਾਹਿਗੁਰੂ ਨਾਮ ਰੂਪ ਗਹਿਣੇ ਦੇ ਧਾਰਨ ਵਾਲੇ 
ਪੁਰਖ ਦੀ ਏਥੇ ਸ਼ੋਭਾ ਦੇ ਅੱਗੇ ਮੁਖ ਉਜਲਾ ਹੁੰਦਾ ਹੈ। 
“ਈਤ ਊਤ ਜਨ ਸਦਾ ਸੁਹੇਲੇ। ` ਝੁਤੀ ਕਲਰ ਜੀ 
ਪੁਨਾ-ਮੁਖੁ ਊਜਲੁ] ਅਗਲੇ ਲੋਕ ਵਿਚ। 
ਸਦਾ ਸੁਖੀ ਇਸ ਲੋਕ ਵਿਚ। 
ਨਾਨਕ ਸਿਮਰਤ ਏਕ ॥ ] ਇਕ ਦੇ ਸਿਮਰਨ ਕਰਨ ਨਾਲ ””' ” “ 
ਫਿਰ ਜਾਤੀ ਭੇਦ ਕੋਈ ਨਹੀਂ, ਕਿਸੇ ਵਰਣ ਦਾ ਆਦਮੀ ਜਪੇ, ਸਭਨਾਂ ਦੇ ਧਰਮ ਦਾ ਆਸਰਾ 
ਹਨ। ਇਸ ਤੋ ਬਿਨਾਂ ਨਿਰੇ ਧਰਮ ਫੋਕਟ ਰਹਿ ਜਾਂਦੇ ਹਨ ਜੈਸੇ ਸਤਿਗੁਰ ਜੀ ਨੇ ਦੱਸਿਆ 
ਹੈ:- 
“ਸਭ ਕਰਮ ਫੋਕਟ ਜਾਨ ॥ ਸਭ ਧਰਮ ਨਿਹਫਲ ਮਾਨ ॥ 
ਬਿਨ ਏਕ ਨਾਮ ਅਧਾਰ ॥ ਸਭ ਕਰਮ ਭਰਮ ਬਿਚਾਰ” ॥ 
ਪੁਨਾ:- “ਕੇਵਲ ਕਰਮ” ਭਰਮ ਸੇ ਚੀਨਹੁ “ਧਰਮ ਕਰਮ? ਅਨੁਰਾਗੋ। ”” “' "” 
ਸੋ ਨਾਮ ਸਾਰੇ ਧਰਮਾਂ ਦਾ ਆਧਾਰ ਹੈ। ਅੰਕ ੬੯ ਵਿਚ ਦੱਸ ਆਏ ਹਨ ਕਿ ਚਹੁੰ ਵਰਨਾਂ ਦਾ 
ਵਿਕਾਰ ਹਰਨ ਵਾਲੇ ਏਹ ਅੱਖਰ ਹਨ, ਏਥੇ ਦੱਸਦੇ ਹਨ ਕਿ ਚਾਰ ਵਰਨਾਂ ਦੇ ਧਰਮਾਂ ਦਾ 
ਆਸਰਾ ਵੀ ਏਹੀ ਹਨ। 
ਤੀਸਰੀ ਤੁਕ ਵਿਚ ਬੀ “ਬਰਨ” ਦਾ ਅਰਥ “ਅੱਖਰ ਕਰੀਏ ” ਤਾਂ ਅਰਥ ਬਣਦਾ ਹੈ:- (ਕਿ) 
ਇਹਨਾਂ ਚਾਰ ਅਖਰਾਂ ਨੂੰ (ਸਾਰੇ) ਧਰਮਾਂ ਦਾ ਆਧਾਰ (ਜਾਣਕੇ ਇਨ੍ਹਾਂ) ਚਾਰ ਅਖਰਾਂ ਨੂੰ ਕਦੇ 
ਮਨੋ” ਨ ਵਿਸਾਰ। ਪਰ ਇਸ ਵਿਚ ਲਾਹੰਨਤਾ ਨਹੀਂ। 
ਦੋਹਰਾ: ਜੀਵ ਪਰਾਤਮ ਮੇਲਕੇ ਕਿਧੋ' ਦੁਭਾਸ਼ੀ ਚਾਰੁ। 


[ਅਕਾਲ ਉਸਤਤ 





ਲੌਛੇ, ਕੜੀਆਂ ਆਦਿ। 

੩. ਆਵੇਧਯ=ਜੋ ਕਿਸੇ ਅੰਗ ਨੂੰ ਛੇਕ ਕਰਕੇ ਪਹਿਨੇ ਜਾਣ, ਜੈਸੇ ਨੌਥ, ਲੌਂਗ, ਤੀਲੀ, ਤਨੌੜਾ, ਵਾਲੀ, 
ਵਾਲਾ, ਬੁੰਦੇ ਆਦਿ। 

੪. ਬੰਧਨੀਯ=ਜੋ ਬੰਨ੍ਹਕੇ ਪਹਿਨੇ ਜਾਣ, ਜੈਸੇ ਦਾਉਣੀ, ਟਿੱਕਾ, ਤਵੀਤੜੀਆਂ, ਸਿੰਗਾਰ ਪਟੀ, ਪਹੁੰਚੀ, 
ਬਾਜ਼ੂਬੰਦ, ਬਹੁੱਟੇ, ਤੜਾਗੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 119 


ਗਾਹਿਕ ਜੇ ਅਪਵਰਗ ਕੇ ਭਲੇ ਦਲਾਲ ਬਿਚਾਰਿ ॥ ੭੪॥ 
ਦੁਭਾਸ਼ੀ=ਦ੍ਰਿਭਾਖਿਨ=ਦੋ ਬੋਲੀਆਂ ਜਾਨਣ ਵਾਲਾ, ਜੋ ਇੱਕੋ ਇੱਕ ਬੋਲੀ ਜਾਣਨ ਵਾਲਿਆਂ 
ਦਾ ਵਿਚੋਲਾ ਹੋ ਕੇ ਦੋਹਾਂ ਨੂੰ ਇਕ ਦੂਜੇ ਦੀ ਗਲ ਸਮਝਾ ਦੇਂਦਾ ਹੈ। ਵਿਚੋਲਾ। 
ਚਾਰੁ=ਚਾਰੁ, ਸੁੱਦਰ। (ਅ) ਚਾਰ=੪। ਅਪਵਰਗ=ਮੁਕਤੀ। 

ਅਰਥ: (ਏਹ) ਚਾਰ (ਅੱਖਰ) ਜੀਵ ਤੇ ਪਰਮਾਤਮਾਂ ਦੇ ਮੇਲ ਦੇ ਮਾਨੋ” ਦੁਭਾਸ਼ੀਏ ਹਨ, (ਯਾ) 
ਜੋ (ਲੋਗ) ਮੁਕਤੀ ਦੇ ਖ਼ਰੀਦਾਰ ਹਨ (ਇਨ੍ਹਾਂ ਅੱਖਰਾਂ ਨੂੰ ਉਨ੍ਹਾਂ ਦੇ) ਭਲੇ ਦਲਾਲ 
ਵਿਚਾਰ ਲਓ। 
“ਵਾਹਿਗੁਰੂ ` ਪਦ ਇਕ ਚਾਰ ਅੱਖਰੇ “ਰੂਪਵਾਲਾ " ਪਦ ਹੈ, ਏਹ ਚਾਰੋਂ ਅੱਖਰ ਜ਼ਬਾਨ 
ਦੇ ਸਿਮਰ੍ਣ ਦਾ ਵਿਸ਼ਾ ਹਨ। ਇਸ ਤਰ੍ਹਾਂ ਤਾਂ ਏਹ ਰੂਪ ਵਾਲੇ ਹਨ ਤੇ ਦੇਹ ਧਾਰੀ ਜੀਵ 
ਦੇ ਸਮਝਣ ਤੇ ਵਰਤਣ ਗੋਚਰੇ ਹਨ, ਮਾਨੋ” ਜੀਵ ਦੀ ਬੋਲੀ ਜਾਣਦੇ ਹਨ। ਫਿਰ ਇਨ੍ਹਾਂ 
ਦਾ ਭਾਵ ਅਰਥ ਅਕਾਲ ਪੁਰਖ ਜਯੋਤੀ ਸਰੂਪ ਹੈ। ਐਉ” ਏਹ ਅੱਖਰ ਅਰੂਪ 
ਪਰਮਾਤਮਾਂ ਦਾ ਭਾਵ ਅਪਣੇ ਵਿਚ ਰੱਖਦੇ ਹਨ, ਮਾਨੋ ਪਰਮਾਤਮਾਂ ਦੀ ਬੋਲੀ ਬੋਲ 
ਜਾਣਦੇ ਹਨ, ਸੋ “ਪਰਮੇਸ਼ੂਰ ਦੇ ਮਿਲਾਪ ਦੇ ਲੋੜਵੰਦਾਂ” ਤੇ “ਪਰਮੇਸ਼ੂਰ” ਦੇ ਵਿਚਕਾਰ 
ਏਹ ਵਿਚੋਲੇ ਹਨ, ਜੋ ਦੋਵੇਂ ਅਵਸਥਾ ਰਖਦੇ ਹਨ। 

ਜਦੋ" ਪਿਆਰਾ ਅੱਖਾਂ ਦੇ ਸਾਹਮਣੇ ਹੋਵੇ ਤਾਂ ਪਰੇਮ ਦਾ ਸਰੂਪ ਇਹ ਹੁੱਦਾ ਹੈ ਕਿ ਅੱਖਾਂ ਉਸ ਨੂੰ 
ਓਹਲੇ ਹੋਣ ਦੇਣਾ ਨਹੀਂ ਚਾਹੁੰਦੀਆਂ। ਜਦੋ“ ਪਯਾਰਾ ਓਹਲੇ ਹੋਵੇ ਤਾਂ ਹ੍ਰਿਦੇ ਵਿਚ ਉਸ 
ਦੇ ਪ੍ਰੇਮ ਦਾ ਵਿਦਤ ਸਰੂਪ “ਯਾਦ” ਹੁੰਦੀ ਹੈ। ਸੋ ਯਾਦ ਉਚਾਰਨ ਮਾਤਰ ਵਸਤੂ ਨਹੀਂ, 
ਇਹ ਤੇ ਇਸ ਤੋ ਵੱਧ ਹੈ। ਇਹ ਪ੍ਰੇਮ ਹੈ, ਯਾ ਯਾਦ ਦਾ ਅਭਯਾਸ ਪਰਮ ਵਿਚ 
ਪੁਫੁਲਤ ਹੁੰਦਾ ਹੈ। ਪਰ ਅਸੀਂ ਸਰੀਰਧਾਰੀ ਹੋਣ ਕਰਕੇ “ਯਾਦ” ਨਾਮ ਦੁਆਰਾ ਹੀ 
ਕਰ ਸਕਦੇ ਹਾਂ। ਸੋ ਸਾਡਾ “ਨਾਮ ਜਪਣਾ” “ਯਾਦ ਕਰਨਾਂ” ਹੈ, ਯਾਦ ਪ੍ਰੇਮ ਦਾ ਰੂਪ 
ਹੈ। ਨਾਮ ਦੁਭਾਸ਼ੀਆ ਐਉਂ' ਹੈ ਕਿ ਸਾਡੇ ਇਹ ਪ੍ਰੇਮ ਵਲਵਲੇ-ਜੋ ਕਦੇ ਗੁਣਾਨੁਵਾਦ 
ਦੇ ਰੂਪ ਵਾਲੇ ਹੁੰਦੇ ਹਨ ਤੇ ਕਦੇ ਬੇਨਤੀ ਵਾਲੇ, ਕਦੇ ਸ਼ੁਕਰ ਵਾਲੇ ਤੇ ਕਦੇ ਸਿਫਤ 
ਸਲਾਹ ਦੀ ਲੀਨਤਾ ਵਾਲੇ-ਸਾਈਂ ਪਾਸ ਪਹੁੰਚਾਉਂਦਾ ਹੈ। ਫਿਰ ਸਾਈਂ ਦਰੋਂ ਸਾਨੂੰ 
ਸੰਦੇਸ਼ਾ ਐਉੱ ਪਹੁੰਚਾਉਂਦਾ ਹੈ ਕਿ ਸਾਈਂ ਵੱਲੋ ਜਦੋ ਸਿਮਰਨ ਕਰਦਿਆਂ ਸਾਡੇ ਤੇ 
ਮਿਹਰ ਹੁੰਦੀ ਹੈ ਤਾਂ ਸਾਡੇ ਸਿਮਰ੍ਣ ਵਿਚ ਹੀ ਬਰਕਤ ਪੈਂਦੀ ਹੈ ਤੇ ਰਸ ਪੈਣ ਲਗ 
ਜਾਂਦਾ ਹੈ, ਇਹ “ਰਸ ਆਵੇਸ਼? ਪਰਮਾਤਮਾ ਦੇ ਦੇਸ਼ ਦਾ ਸੰਦੇਸ਼ਾ ਹੈ। ਸੋ ਸਾਡੇ ਜੀਵਾਂ 
ਦੀ ਮੋਟੀ ਬੋਲੀ ਦਾ “ਨਾਮ ਸਿਮਰ੍ਣ” ਦਾ ਅਰਥ: ਪ੍ਰੇਮ-ਹੈ ਇਹੋ ਨਾਮ ਸਾਈਂ ਸ਼ਰਨ 
ਪਹੁੰਚਾਉਂਦਾ ਹੈ, ਸਾਈਂ ਦੀ ਮਿਹਰ-ਰਸ ਆਵੇਸ਼ ਰੂਪ ਵਿਚ-ਸਾਡੇ ਅੰਦਰ 
ਪਹੁੰਚਾਉਂਦਾ ਹੈ। 

ਦਲਾਲ ਬੀ ਵੇਚਣ ਵਾਲੇ ਤੇ ਖ੍ਰੀਦਾਰ ਵਿਚ ਸੌਦਾ ਸਮਝੌਤਾ ਕਰਾਉਂਦਾ ਹੈ। ਇਥੇ ਰੂਪਕ ਇਹ 
ਹੈ ਕਿ ਵਾਹਿਗੁਰੂ ਸ਼ਾਹ ਹੈ ਜੀਵ ਖ਼ਰੀਦਾਰ ਹੈ। ਸੌਦਾ (ਅਪਵਰਗ) ਮੁਕਤੀ ਯਾ ਪਰਮ 
ਪਦ ਹੈ, ਜਗਯਾਸੂ ਦੇ ਪਾਸ ਰਾਸ ਸ਼ੁਭ ਗੁਣਾਂ ਦੀ ਹੈ। ਇਸ ਰਾਸ ਨਾਲ ਪਦਾਰਥ 
ਮਿਲਦਾ ਨਹੀਂ, ਜੀਵ ਨੂੰ ਭੇਤ ਪਤਾ ਨਹੀਂ। ਜਦ ਨਾਮ ਦਲਾਲ ਲੋਝ ਪੈਂਦਾ ਹੈ ਤਾਂ ਜੀਵ 
ਦੇ ਗੁਣਾਂ ਉਤੇ “ਪ੍ਰੇਮ” ਦੀ ਪੇਉਂਦ-ਨਾਮ-ਕਰ ਦੇਂਦਾ ਹੈ , ਪਰੇਮ ਰੂਪੀ ਰਾਸ ਵਾਹਿਗੁਰੂ 








'ਸੂੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮਾਣ- 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 120 





ਨੂੰ ਪਯਾਰੀ ਹੈ, ਇਸ ਕਰਕੇ ਨਾਮ ਹੀ ਹੈ ਜੋ ਮੁਕਤੀ ਦਾ ਸੌਦਾ ਵਾਹਿਗੁਰੂ ਤੋਂ ਜੀਵ ਨੂੰ 
ਲੈ ਦੇਂਦਾ ਹੈ। ਯਥਾ- “ਕਲ ਮੈ ਮੁਕਤਿ ਨਾਮ ਝੇ ਪਾਵਤੁ |” ਨ ੯ 
ਇਸੇ ਭਾਵ ਨੂੰ ਗੁਸਾਈਂ ਤੁਲਸੀ ਦਾਸ ਜੀ ਨੇ ਐਉੱ' ਕਥਨ ਕੀਤਾ ਹੈ- 
ਅਗੁਨ ਸਗੁਨ ਵਿਚ ਨਾਮ ਸੁ ਸਾਖੀ। ਉਭਯ ਪੁਬੋਧਕ ਚਤੁਰ ਦੁਭਾਖੀ। 
ਭਵ ਬੰਧਨੁ ਕੇ ਆਮ ਕੋ ਆਖਯ ਭੇਖਜੁ ਚਾਰੁ। 
ਭੁਮ ਤਮ ਕੋ ਸਮ ਭਾਨੁ ਕੇ ਦੇਤਿ ਸਪਦ ਉਰ ਟਾਰਿ ॥੭੫॥ 
ਭਵ ਬੰਧਨੁ=ਸੰਸਾਰ ਦੇ ਬੰਧਨ। ਸੰਸਾਰ ਦੇ ਓਹ ਧੰਧੇ, ਓਹ ਖਿੱਚਾਂ ਵਾਲੇ ਕੰਮ ਜੋ ਮਨ ਨੂੰ 
ਸਾਈਂ ਵਲ ਲੋਗਣ ਦੀ ਵਿਹਲ ਤੇ ਅਵਸਰ ਹੀ ਨਹੀਂ ਲਗਣ ਦੇਂਦੇ। ਇਨ੍ਹਾਂ ਦਾ ਕਾਰਣ ਹਉਮੈ' 
ਹੈ। 
ਆਮ=ਬੀਮਾਰੀ, ਰੋਗ। 
ਆਖਯ=ਅਕਸ਼ਯ ਜੋ ਖੈ ਨਾ ਹੋਵੇ, ਆਪਣਾ ਅਸਰ ਕੀਤੇ ਬਿਨਾਂ ਬ੍ਰਿਥਾ ਨਾ ਜਾਣ ਵਾਲੀ। 
ਭੇਖਜੁ ਚਾਰੁ-ਭੇਖਜੁ=ਦਵਾਈ, ਦਾਰੂ। ਚਾਰੁ=ਸੁੰਦਰ।) ਸੁਹਣੀ ਦਵਾਈ। 
(ਅ) ਚਾਰ ਪ੍ਰਕਾਰ ਦੀ ਦਵਾਈ। ਥਸ਼ਧੀਆਂ ਆਪਣੇ ਮੂਲ ਵਿਚ ਚਾਰ ਕਿਸਮਾਂ ਦੀਆਂ 
ਹਨ:-(੧) ਧਾਤਾਂ ਤੋ ਬਨਣ ਵਾਲੀਆਂ, ਜੈਸੇ:-ਫਟਕੜੀ, ਕੁਸ਼ਤਾ, ਫੌਲਾਦ। 
(੨) ਜੜੀ ਬੂਟੀ, ਬਨਸਪਤੀ ਤੋ, ਜੈਸੇ:-ਮੁਲੌਠੀ। 
(੩) ਜੋ ਜਾਨਵਰਾਂ ਤੋ ਉਪਜੇ, ਜੈਸੇ:-ਕਸਤੂਰੀ। 
(੪) ਜੋ ਇਨ੍ਹਾਂ ਤਿੰਨਾਂ ਯਾ ਦੋਹੁੰ ਦੇ ਮੇਲ ਤੋ ਬਣੇ। 
ਅਤੀਫਲ ਆਦਿ ਮਿਸੂਤ ਦਵਾਈਆਂ। 
ਤਾਸੀਰ ਦੇ ਲਿਹਾਜ਼ ਤੇ ਬੀ ਦਵਾਈਆਂ ਚਾਰ ਪੁਕਾਰ ਦੀਆਂ ਹਨ:- 
੧. ਸੋਧਨ: ਜੋ ਸਰੀਰ ਤੋ ਮੈਲ ਦੂਰ ਕਰਕੇ ਨਿਰੋਗ ਕਰਨ, ਜੈਸੇ:- ਜੁਲਾਬ, ਫਸਦ 
ਆਦਿ। 
੨. ਸਮਨ: __ ਸਰੀਰਕ ਖੇਚਲ ਨੂੰ ਕਿਸੇ ਪ੍ਰਕਾਰ ਠੰਢ ਪਾਵਨ, ਜੈਸੇ:- ਪੀੜਾ ਨੂੰ ਅਫੀਮ। 
੩. ਆਕਰਖਣ: 
ਲੌਘਨ (ਫਾਕਾ)। 
9. ਪੋਸਟਕ: _ ਜੋ ਖੀਣ ਧਾਤੂਆੰ ਦੀ ਪੂਰਤੀ ਕਰਕੇ ਤਾਕਤ ਭਰਨ, ਸੂਸਥ ਕਰਨ। ਫੌਲਾਦ 
ਆਦਿ। 
ਤਮ=ਹਨੇਰਾ, ਭੂਮ ਰੂਪੀ ਹਨੇਰਾ; ਹਿਰਦੇ ਵਿਚ ਜੋ ਅਗਯਾਨ ਦਾ ਹਨੇਰਾ ਹੁੰਦਾ ਹੈ।(ਅ) 
ਜੜ੍ਤਾ। 
ਭਾਨੁ=ਸੂਰਜ। ਸਪਦ=ਸ਼ੀਘੂ, ਛੇਤੀ। ਉਰ=ਹਿਰਦਾ। 
ਟਾਰਿ=ਟਾਲਣਾ, ਦੂਰ ਕਰਨਾ, ਇਹ ਤੁਕ ਅਰਥ ਕਰਨ ਤੋ ਪਹਿਲਾਂ ਐਉ ਪੜ੍ਹਨੀ 
ਚਾਹੀਏ:- 
ਭੁਮ ਤਮ ਕੋ ਭਾਨੁ ਕੇ ਸਮ ਉਰ (ਤੇ) ਸਪਦ ਟਾਰ ਦੇਤਿ। 





ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗੂਹਿ ਬੇਬਾਣੈ।5$' “" 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 121 





ਅਰਥ: (ਜੀਵ ਦੇ) ਸੰਸਾਰ ਦੇ ਬੰਧਨਾਂ (ਵਿਚ ਬੰਧਾਇਮਾਨ ਹੋਣ) ਦੀ ਬੀਮਾਰੀ (ਹਉਮੈ) ਲਈ 
(ਏਹ ਵਾਹਿਗੁਰੂ ਨਾਮ ਦੇ ਅੱਖਰ) ਖਾਲੀ ਨਾ ਜਾਣ ਵਾਲੀ ਸੁੰਦਰ (ਯਾ ਚਾਰ ਪ੍ਰਕਾਰ 
ਦੀ) ਦਵਾਈ ਹੈ। ਭਰਮ ਰੂਪੀ ਅੰਧੇਰੇ ਨੂੰ (ਏਹ ਅੱਖਰ) ਸੂਰਜ ਵਾਂਡੂ ਹਿਰਦੇ ਵਿਚੋਂ 
ਛੇਤੀ ਦੂਰ ਕਰ ਦੇਦੇ ਹਨ ! 
ਭਵ ਬੰਧਨ ਹਨ ਓਹ ਰੁਕਾਵਟਾਂ ਜੋ ਸਾਈਂ ਵੱਲ ਲਗਣ ਨਹੀਂ ਦੇਂਦੀਆਂ। ਉਨ੍ਹਾਂ ਦਾ 
ਮੂਲ ਹੈ, ਹਉਮੈਂ। ਹਉਮੈ” ਬੀਮਾਰੀ ਹੈ। ਸਤਿਗੁਰ ਜੀ ਨੇ ਦੱਸਿਆ ਹੈ ਕਿ ਹਉਮੈ' 
ਮਹਾਨ ਰੋਗ ਹੈ। ਯਥਾ:- ਹਉਮੈ ਦੀਰਘ ਰੋਗੁ ਹੈ। ”” ₹₹ # "। ਉਸ ਰੋਗ ਨੂੰ ਦੂਰ 
ਕਰਨ ਵਾਲੀ ਦਵਾਈ “ਵਾਹਿਗੁਰੂ ` ਨਾਮ ਹੈ। ਯਥਾ:- 
'ਦਾਰੂ ਭੀ ਇਸੁ ਮਾਹਿ ॥ 
ਕਿਰਪਾ ਕਰੇ ਜਿ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ !ਨ” ₹ਭ ਮ 7 
ਨਾਮ ਦੀ ਕਮਾਈ ਨਾਲ ਹਉਮੈ ਰੋਗ ਦੂਰ ਹੁੰਦਾ ਹੈ। 
ਜਿਹੜਾ ਨਾਮ ਨੂੰ ਚਾਰ ਪ੍ਰਕਾਰ ਦੀ ਔਖਧੀ ਲਿਖਿਆ ਹੈ, ਉਸ ਦੀ ਵੀਚਾਰ ਏਹ ਹੈ:- 
੧. ਸੋਧਨ: ਮਨ ਦਾ ਇਕ ਵਿਕਾਰ ਹੈ ਮੈਲ=ਪਾਪਾਂ ਵਲ ਰੁਚੀ, ਇਸ ਨੂੰ ਨਾਮ ਸਿਮਰ੍ਣ 
ਦੂਰ ਕਰ ਦੇਂਦਾ ਹੈ। ਯਥਾ ਗੁਰਵਾਕ:- 
“ਪੁਭ ਕੈ ਸਿਮਰਨਿ ਮਨ ਕੀ ਮਲੂ ਜਾਇ। ” 
੨. ਸ਼ਮਨ: ਮਨ ਦਾ ਇਕ ਵਿਕਾਰ ਹੈ, ਵਿਕਸ਼ੇਪ=ਖਿੰਡੇ ਰਹਿਣਾ। ਇਸ ਰੋਗ ਨੂੰ ਨਾਮ 
ਸਿਮਰਣ ਟਿਕਾਉ ਬਖਸ਼ਦਾ ਹੈ। ਯਥਾ ਗੁਰਵਾਕ:- 
“ਮਨੁ ਪਰਬੋਧਹੁ ਹਰਿਕੈ ਨਾਇ ॥ ਦਹਦਿਸਿ ਧਾਵਤ ਆਵੈ ਠਾਇ ॥ ”।79: ਸੁਖ- ਮ ੫ 
੨. ਆਕਰਖਣ: ਮਨ ਦੀ ਇਕ ਬੀਮਾਰੀ ਹੈ-ਵਿਸ਼ਯਾਸ਼ਕਤੀ=ਇੰਦ੍ਰਿਆਂ ਦੇ ਭੋਗ ਰਸਾਂ ਵਿਚ 
ਆਸ਼ਕਤ ਹੋਣਾ। ਨਾਮ ਸਿਮਰ੍ਣ ਨਾਲ ਮਨ ਦਿੰਦੈੈ-ਭੋਗਾਂ ਤੋ ਉਪ੍ਹਾਮ ਹੋ 
ਮਾਨੋ ਲੈਘਨ ਕਰਦਾ ਹੈ। ਯਥਾ ਗੁਰਵਾਕ:- 
“ਜਾਸੁ ਜਪਤ ਵਸਿ ਆਵਹਿ ਪੰਚਾ ॥ !।5$ "੪ 
ਮਨ ਦੈਵੀ ਗੁਣਾਂ ਦੇ ਧਾਵਨ ਤੋ ਕਮਜ਼ੋਰ ਤੇ ਦ੍ਰਿਸ਼ਟਾ ਪਦ ਵਿਚ ਸਿੱਧਾ ਖੜਾ 
ਹੋ ਪਰਮਾਤਮਾ ਨਾਲ ਸਦਾ ਲੌਗੇ ਰਹਿਣ ਤੋ” ਨਿਤਾਣਾ ਹੈ। ਨਾਮ ਸਿਮਰਣ 
ਨਾਲ ਦੈਵੀ ਗੁਣ ਸੁਤੇ ਸਿੱਧ ਆ ਟਿਕਦੇ ਹਨ। ਅਰ ਦ੍ਰਿਸ਼ਟਾ ਪਦ ਵਿਚ 
ਖੜੋਨਾ ਤੇ ਸਾਈਂ ਮੇਲ ਵਿਚ ਲਗਾਉ ਅਰਥਾਤ “ਕਮਲ ਪ੍ਰਕਾਸ਼” ਪ੍ਰਾਪਤ ਹੋ 
ਜਾਂਦਾ ਹੈ। ਯਥਾ ਗੁਰਵਾਕ:- 
“ਖੇਮ ਸਾਂਤਿ ਰਿਧਿ ਨਵ ਨਿਧਿ ॥ ਬੁਧਿ ਗਿਆਨੁ ਸਰਬ ਤਹ ਸਿਧਿ ॥ 
ਬਿਦਿਆ ਤਪੁ ਜੋਗੁ ਪੁਭ ਧਿਆਨੁ ॥ ਗਿਆਨੁ ਸ੍ਰੇਸਟ ਊਤਮ ਇਸਨਾਨੁ ॥ 
ਚਾਰਿ ਪਦਾਰਥ ਕਮਲ ਪੁਗਾਸ ॥ ਸਭ ਕੈ ਮਧਿ ਸਗਲ ਤੇ ਉਦਾਸ ॥ 
ਸੁੱਦਰੁ ਚਤੁਰੁ ਤਤ ਕਾ ਬੇਤਾ ॥ ਸਮਦਰਸੀ ਏਕ ਦ੍ਰਿਸਟੇਤਾ ॥ 
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥ ਵਿ ॥੬॥” 
[ਗਉ: ਸੁਖ: ਮ: ੫ 
ਚੌਪਈ: ਜੇ ਭਵ ਸਾਵਜ ਕਰਹਿ ਅਤੰਕਾ। 
ਨਾਮੁ ਕੇਹਰੀ ਤਕਹਿਂ ਸੁ ਅੰਕਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 122 


ਜੇ ਨਰ ਗੂਸੇ ਕਲੂਖ ਅਹੇਸ਼ਾਂ । 
ਜਾਹਿਂ ਸ਼ਰਨ ਸੋ ਨਾਮ ਖਗੇਸ਼ਾ ॥ ੭੬॥ 
ਸਾਵਜ=ਸਾਮਜ-ਹਾਥੀ। 
ਸਾਵਕ=ਹਾਥੀ ਦਾ ਬੱਚਾ। ਕਿਸੇ ਜਾਨਵਰ ਦਾ ਬੱਚਾ। 
ਕਰਹਿ ਅਤੰਕਾ=ਡਰ ਕਰਦੇ ਹਨ, ਭਾਵ ਡਰ ਮੰਨਦੇ ਹਨ। 
ਕੇਹਰੀ=ਸ਼ੇਰ। [ਹਿੰਦੀ, ਕੇਹਰੀ। ਪੰਜਾਬੀ, ਕੇਹਰ। [ਸੰਸ. ਕੇਸਰੀ]। ਸ਼ੇਰ ਹਾਥੀ ਨੂੰ ਮਾਰ 
ਸੁਟਦਾ ਹੈ। 
ਅੰਕ=ਗੋਦ, ਮੁਰਾਦ ਸ਼ਰਣ ਤੋ ਹੈ। ਤਕਹਿਂ ਸੁ ਅੰਕਾ=ਓਹ ਸ਼ਰਣ ਤੱਕਣ, ਭਾਵ ਓਹ 
ਸ਼ਰਣ ਲੈਣ। 
ਕਲੂਖ=ਦੋਖ, ਪਾਪ। 
ਅਹੇਸ਼ਾ=[ਅਹਿ-ਈਸ਼=ਅਹੀਸ਼] ਅਹੀਸ਼ ਦਾ ਅਰਥ ਹੈ ਸੱਪਾਂ ਦਾ ਰਾਜਾ, ਸੱਪਾਂ ਦਾ ਰਾਜਾ 
ਸ਼ੇਸ਼ਨਾਗ ਹੈ, ਉਹ ਆਪ ਨਾਮ ਜਪਣ ਵਾਲਾ ਹੈ ਇਸ ਕਰਕੇ ਇਹ ਅਰਥ ਢੁਕਦਾ ਨਹੀਂ। 
ਸੰਸਕ੍ਰਿਤ ਰੀਤੀ ਮੂਜਬ ਅਹਿ“ਈਸ਼=ਅਹੀਸ਼ ਬਨਣਾ ਚਾਹੀਏ, ਅਹੇਸ਼-ਬਣਨਾ ਠੀਕ 
ਨਹੀਂ, ਪਰ ਜੇ ਭਾਸ਼ਾ ਵਿਚ ਅਹੇਸ਼ ਠੀਕ ਸਮਝ ਲਈਏ ਤਾਂ ਇਸਦਾ ਅਰਥ ਨਾਗ ਕਰ ਲੈਣਾ 
ਠੀਕ ਹੈ। ਕਿਉਕਿ ਵਾਸਕਿ ਆਦਿ ਨਾਗਾਂ ਨੂੰ ਬੀ “ਅਹਿਪਤ” ਕਹਿ ਲੈਂਦੇ ਹਨ। ਏਹ ਨਾਗ 
ਕਕੋਰਟਕ, ਸ਼ੰਖ। 
ਖਗੇਸ਼=ਖਗ=ਪੰਛੀ। 
ਈਸ਼=ਈਸ਼ਰ। ਖਗੇਸ਼=ਪੰਛੀਆਂ ਦਾ ਰਾਜਾ, ਗਰੁੜ। 
ਗਰੁੜ ਸੱਪਾਂ ਨੂੰ ਮਾਰ ਸੁਟਦਾ ਹੈ। 
ਅਰਥ: ਜੋ ਸੰਸਾਰ (ਰੂਪੀ) ਹਾਥੀ (ਤੋਂ) ਡਰ ਮੰਨਦੇ ਹਨ ਓਹ ਨਾਮ (ਰੂਪੀ) ਸ਼ੇਰ ਦੀ ਸ਼ਰਣ 
ਲੈਣ। ਜੋ ਪੁਰਖ ਪਾਪ (ਰੂਪੀ) ਨਾਗ ਨੇ ਗੂਸ ਲਏ ਹਨ (ਉਨ੍ਹਾਂ ਨੂੰ ਚਾਹੀਦਾ ਹੈ ਕਿ) 
ਓਹ ਨਾਮ (ਰੂਪੀ) ਗਰੁੜ ਦੀ ਸ਼ਰਣ ਜਾ ਪੈਣ। 
ਭਵ ਸਾਗਰ ਮਹਿਂ ਖਾਤਿ ਜਿ ਗੋਤੂ। 
ਗੰਹੈ' ਕਿਉਂ ਨ ਸ੍ਰੀ ਨਾਮ ਜਿ ਪੇਤੂ। 
ਸਿਮਰਨ ਮਹਿ ਕਿਛੁ ਖਰਚ ਨ ਖੇਦਾ। 
ਹੈ ਸੁਖੇਨ ਸੁਖਦਾਨ ਅਛੇਦਾ ॥ ੭੭॥ 
ਗੋੜੂ=ਗੋਤੇ। ਗਹੈਂ=ਪਕੜਦੇ। ਪੋਤੂ=ਪੋਤ-ਜਹਾਜ਼ 
ਸੁਖਦਾਨ=ਸੁਖ ਦਾ ਦਾਤਾ। 
ਅਛੇਦਾ=ਅਛੇਦਜ-ਜੋ ਛੇਦਿਆ ਨਾ ਜਾ ਸਕੇ, ਕੱਟਿਆ ਨਾ ਜਾ ਸਕੇ, ਅਟੱਲ। ਜੋ ਮਰਕੇ 
ਬੀ ਨਾ ਟੁੱਟੇ, ਏਥੇ ਬੀ ਰਹੇ ਤੇ ਅਗੇ ਬੀ ਨਾਲ ਜਾਵੇ। ਸਦਾ ਰਹਿਣ ਵਾਲਾ। 
ਅਰਥ: ਸੰਸਾਰ ਰੂਪੀ ਸਮੁੰਦਰ ਵਿਚ ਜੋ (ਨਰ) ਗੋਤੇ ਖਾਂਦੇ ਹਨ, ਉਹ ਸ੍ਰੀ (ਵਾਹਿਗੁਰੂ) ਨਾਮ 
ਰੂਪੀ ਜਹਾਜ਼ (ਦਾ ਆਸ੍ਹਾ) ਕਿਉ ਨਹੀਂ ਫੜ ਲੈਂਦੇ? (ਨਾਮ) ਸਿਮਰਣ ਵਿਚ (ਨਾ ਤਾਂ) 








'ਪਾਠਾਂਤੂ-ਜੇ ਨਰ ਗ੍ਰਾਸੇ ਕਲੁਖ ਅਹੇਸ਼ਾ-ਬੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 123 





ਕੁਛ ਖਰਚ (ਹੈ ਤੇ) ਨਾ ਖੇਚਲ, (ਨਾਮ ਜਪਣਾ) ਸੌਖਾ (ਕੰਮ) ਹੈ (ਤੇ) ਅਛੇਦ ਸੁਖ 
ਦਾ ਦਾਤਾ ਹੈ। 

ਭਾਵ: ਇੱਥੇ ਹੁਣ ਨਾਮ ਨੂੰ ਜਹਾਜ਼ ਦਾ ਰੂਪਕ ਦਿੱਤਾ ਹੈ, ਭਾਵ ਉਹੋ ਕਿ ਇਹ ਰੱਖਿਆ ਕਰਨ 
ਵਾਲਾ ਤੇ ਤੁਾਣ ਕਰਤਾ ਹੈ। ਖਰਚ ਤੇ ਖੇਦ ਰਹਿਤ ਕਹਿਣ ਤੋ ਭਾਵ ਹੈ:- 

੧. ਵਾਹਿਗੁਰੂ ਨਾਮੁ ਨੂੰ ਸੰਸਾਰੀ ਧਨ ਤੋ' ਰਹਿਤ ਪੁਰਖ ਵੀ ਜਪ ਸਕਦਾ ਹੈ। ਧੂਨੀ ਏਹ ਹੈ ਕਿ 
ਯੱਗਯ, ਦਾਨ, ਤੀਰਥ ਆਦਿ ਧਨ ਤੋ ਬਿਨਾਂ ਸਿੱਧ ਨਹੀਂ ਹੋ ਸਕਦੇ। ਜੇ ਹੋ ਜਾਣ ਤਾਂ 
ਉਨ੍ਹਾਂ ਦਾ ਫਲ ਪਾਪ ਪੁੰਨ ਮਿਸ਼ੂਤ ਹੈ। ਵਾਹਿਗੁਰੂ ਸਿਮਰ੍ਣ ਵਿਚ ਮਾਯਾ ਤੇ ਧਨ ਕੁਛ 
ਨਹੀਂ ਖਰਚ ਹੁੰਦਾ ਤਾਂ ਤੇ ਪ੍ਰਾਣੀ ਮਾਤ੍ਹ ਇਸਨੂੰ ਜਪ ਸਕਦੇ ਹਨ, ਇਹ ਇਉਂ ਅਮੁੱਲ 
(ਮੁੱਲ ਤੋਂ ਬਿਨਾਂ) ਮਿਲਦਾ ਹੈ। ਪਰ ਆਪਣੇ ਫਲ ਵਿਚ ਇਹ ਅਮੁੱਲ (ਅਮੋਲਕ) ਹੈ। 
ਜੋ ਅਮੁੱਲ ਦੁਆਰਾ ਵਿਸਮਾਦ ਵਿਚ ਲੈ ਜਾਂਦਾ ਹੈ। ਯਥਾ “ਅਮੁਲਾ ਸਮਾਹਿ। ” ਫਿਰ 
ਏਹ ਨਿਰੋਲ ਪੁੰਨ ਰੂਪ ਹੈ। 

੨. ਇਸੇ ਤਰ੍ਹਾਂ ਤਪ, ਆਸਨ, ਪ੍ਾਣਾਯਾਮ ਆਦੀ ਕਰਮ ਭਾਵੇ' ਧਨ ਤੋ ਬਿਨਾਂ ਹੀ ਸਿੱਧ ਹੋ 
ਸਕਦੇ ਹਨ ਪਰ ਉਨ੍ਹਾਂ ਵਿਚ ਖੇਦ ਹੁੰਦਾ ਹੈ। ਵਾਹਿਗੁਰੂ ਸਿਮਰ੍ਣ ਵਿਚ ਨਿਰੋਲ ਸੁਖ 
ਹੀ ਸੁਖ ਹੈ (ਭਾਵੇ' ਲਗਾਤਾਰ ਚੇਤੇ ਰੱਖਣ ਦਾ ਯਤਨ ਜ਼ਰੂਰੀ ਹੈ) ਪਰ ਤਨ ਤਾਪਨ ਤੇ 
ਤਨ ਪੀੜਨ ਆਦਿ ਖੇਦ ਕੋਈ ਵੀ ਨਹੀਂ। 

[ਇਤਿ ਮੰਗਲ] 

ਸੂਚਨਾ: ਹੁਣ ਪਿਛਲੇ ਮੰਗਲ ਕਥਨ ਦਾ ਕਵਿ ਜੀ ਦਾ ਆਪਣਾ ਮਨੋਰਥ ਵਰਣਨ ਹੁੰਦਾ ਹੈ:- 

ਦੋਹਰਾ: ਸੁੱਦਰ ਸਤਿਗੁਰੁ ਕੀ ਕਥਾ ਗੁਨ ਮੰਦਿਰ ਸੁਖਕੰਦ। 
ਬਰਨਨ ਤਿਸਕੋ ਅਬ ਕਰੋਂ ਹੋਵਹਿਂ ਬਿਘਨ ਨਿਕੰਦ ॥ ੭੮॥ 

ਗੁਨ ਮੰਦਿਰ=ਗੁਣ ਮੰਦਿਰ-ਗੁਣਾਂ ਦਾ ਮੰਦਿਰ, ਗੁਣਾਂ ਦਾ ਘਰ, ਸਾਰੇ ਗੁਣਾਂ ਦਾ ਸਮੁਦਾਇ। 
(ਅ) ਗੁਣ-ਮੰਦਰ=ਗੁਣਾਂ ਦਾ ਮੰਦੁਾਚਲ। ਗੁਣਾਂ ਦਾ ਪਰਬਤ। 

ਸੁਖ ਕੰਦ=ਸੁਖ ਰੂਪੀ ਫਲ, ਸੁਖ ਫਲ। 

ਕੰਦ=ਅਸਲ ਵਿਚ ਜੜ੍ਹ ਨੂੰ ਕਹਿੰਦੇ ਹਨ ਪਰ ਉਸ ਜੜ੍ਹ ਨੂੰ ਜੋ ਮੁਲਾਇਮ ਤੇ ਖਾਣ ਦੇ 
ਕੰਮ ਦੀ ਹੋਵੇ, ਜਿਸ ਤਰ੍ਹਾਂ ਸ਼ਕਰਕੰਦੀ ਹੁੰਦੀ ਹੈ। ਹੈਨ ਤਾਂ ਇਹ ਚੀਜ਼ਾਂ ਜੜ੍ਹਾਂ ਪਰ ਖਾਣ ਵਿਚ 
ਮਾਨੋ ਜ਼ਿਮੀਂ ਦੇ ਅੰਦਰਲੇ ਫਲਾਂ ਸਮਾਨ ਹਨ। ਇਸ ਵਾਸਤੇ ਆਮ ਤੌਰ ਤੇ ਕੰਦ ਦਾ ਅਰਥ ਫਲ 
ਕਰਨ ਲਗ ਪਏ ਹਨ। (ਅ) ਸੁਖਾਂ ਦਾ ਬੱਦਲ, ਭਾਵ ਸੁੱਖਾਂ ਦਾ ਦਾਤਾ। 

ਅਰਥ: ਹੁਣ ਮੈਂ ਸੁਹਣੇ ਸਤਿਗੁਰ (ਗੁਰੂ ਨਾਨਕ ਦੇਵ ਜੀ) ਦੀ ਕਥਾ (ਜੋ) ਗੁਣਾਂ ਦਾ ਪਰਬਤ 
ਤੇ ਸੁਖਾਂ ਦਾ ਕੰਦ ਹੈ ਤਿਸ ਨੂੰ ਵਰਣਨ ਕਰਦਾ ਹਾਂ, (ਮੇਰੇ ਕਾਰਜ ਵਿਚ ਹੋਣ ਵਾਲੇ 
ਸਾਰੇ) ਵਿਘਨ ਮੂਲੋ” ਕੱਟੇ ਜਾਣ। 

ਸੂਚਨਾ: ਹੁਣ ਸ਼੍ਰੀ ਗੁਰ ਨਾਨਕ ਪ੍ਰਕਾਸ਼ ਦਾ ਖਾਕਾ ਮਾਨੋ” ਖਿੱਚਦੇ ਹਨ:- 
ਸ਼ੀ ਨਾਨਕ ਸੁ` ਪੁਕਾਸ਼ ਮੈ, ਕਹੋ ਕਥਾ ਇਹ ਆਦਿ। 
ਅੰਗਦ ਬਾਲੇ ਕੋ ਮਿਲਨ, ਪੁਨ ਤਿਨ ਕੋ ਸੰਬਾਦ ॥੭੯॥ 

ਚੌਪਈ: ਪੁਨ ਸ਼ੀ ਨਾਨਕ ਜਨਮੁ ਸੁਹਾਵਾ। 





`ਕਈਆਂ ਨੁਸਖਿਆਂ ਵਿਚ ਪਾਠ-ਸੁ-ਨਹੀਂ ਹੈ ਤੇ-ਨਾਨਕ ਪਰਕਾਸ਼-ਪਾਠ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 124 


ਸ਼ਿਸ਼ ਲੀਲਾ ਬਹੁ ਨਰਨ ਦਿਖਾਵਾ। 
ਕਹੋ' ਕਥਾ ਕਿਯ' ਮੋਦੀ ਖਾਨਾ। 
ਤਿਹ ਤਜਿ ਦੇਸ਼ ਬਿਲੋਕੇ ਨਾਨਾ ॥੮੦॥ 
ਜਹਿਂ ਤਹਿਂ ਸਿੱਖੀ ਰੀਤਿ ਚਲਾਈ। 
ਪੁਰਿ ਕਰਤਾਰ ਬਸੇ ਪੁਨ ਆਈ। 
ਸਿੱਖੀ ਪਰਖੀ ਸਿੱਖਨ ਕੀ ਜਬ। 
ਸ਼ੀ ਅੰਗਦ ਕੋ ਤਖਤ ਦਿਯੋ ਤਬ ॥੮੧॥ 
ਅਸ ਗੁਰ ਕੀਰਤਿ ਕਰਿਹੋਂ' ਗੁੰਥੂ। 
ਸੁਨਿ ਸੁਖ ਪਾਵਹਿੰ ਗੁਰ ਕੇ ਪੰਥੂ। 
ਸੰਬਾਦ= (ਸੰ=ਭਲੀ ਪੁਕਾਰ, ਬਾਦ=(ਵਦ੍-ਬੋਲਨਾ) ਬਚਨ)=ਗਲ ਬਾਤ। ਬਾਤ ਚੀਤ। 
ਸੁਹਾਵਾ=ਸੁੰਦਰ। 
ਸ਼ਿਸ਼ੁ ਲੀਲਾ=ਬਾਲਕ ਪਨੇ ਦੀ ਲੀਲਾ। ਬਚਪਨ ਦੇ ਕੌਤਕ। ਬਾਲ ਚੋਜ। 
ਨਰਨ=ਨਰਾਂ ਨੂੰ। ਬਿਲੋਕੇ=ਦੇਖੇ। ਨਾਨਾ=ਬਹੁਤੇ। 
ਪੁਨ=ਫੇਰ। ਅਸ=ਐਸੀ। 
ਗੁੰਬੂ=ਗੁੰਥਨ=ਬੰਨ੍ਹਣਾ, ਤਰਤੀਬ _ਦੇਣੀ। _ਗੁੰਥਨ ਕਰਨਾ, _ਜਿਵੇ'_ਪੋਥੀ। _ਕਰਹੋੱ 
ਗੁੰਬੂ=ਗੁੰਥਨ ਕਰਾਂਗਾ। ਗੂੰਥ ਰਚਾਂਗਾ। 
(ਅ) ਕਿਤੇ ਪਾਠ ਹੈ “ਕਹੋ' ਗਰੰਬੂ ', ਇਸ ਦਾ ਬੀ ਅਰਥ ਹੋਊ ਗਰੰਥ ਯਾ ਪੋਥੀ ਰਚਾਂਗਾ। 
ਪੰਥੂ=ਪੰਥ ਵਾਲੇ, ਮੁਰਾਦ ਸਿੱਖਾਂ ਤੋ ਹੈ। 

ਅਰਥ: (ਇਸ ਪੋਥੀ ਅਰਥਾਤ) ਸ਼੍ਰੀ (ਗੁਰ) ਨਾਨਕ ਪੁਕਾਸ਼ ਵਿਚ ਪਹਿਲੀ ਕਥਾ ਮੈ ਇਹ 
ਕਹਾਂਗਾ (ਜਿਸ ਵਿਚ ਸ੍ਰੀ ਗੁਰੂ) ਅੰਗਦ (ਦੇਵ ਜੀ ਨੂੰ) ਬਾਲੇ ਦਾ ਮਿਲਣਾ ਤੇ ਫਿਰ 
(ਗੁਰ ਨਾਨਕ ਜੀ ਦੇ ਇਤਿਹਾਸ ਪਰ ਪਰਸਪਰ) ਬਾਤਚੀਤ (ਦਾ ਜ਼ਿਕਰ ਹੋਵੇਗਾ)। 

ਫੇਰ ਸ਼੍ਰੀ (ਗੁਰੂ) ਨਾਨਕ (ਦੇਵ ਜੀ ਦੇ) ਸੁਹਣੇ ਅਵਤਾਰ (ਲੈਣ ਦੀ, ਫੇਰ) ਬਾਲਕ ਲੀਲਾ (ਜੋ) 
ਬਹੁਤੇ ਨਰਾਂ ਨੂੰ ਦਿਖਾਈ, (ਫੇਰ) ਮੋਦੀ ਖਾਨੇ ਕਰਨ ਦੀ, (ਫੇਰ) ਉਸ ਨੂੰ ਛੱਡ ਕੇ 
ਨਾਨਾ ਦੇਸ਼ ਦੇਖਣ (ਦੀ) ਕਥਾ ਕਹਾਂਗਾ। 

(ਫੇਰ) ਜਿੱਥੇ ਕਿੱਥੇ ਸਿੱਖੀ ਰੀਤ (ਜਿਵੇ) ਚਲਾਈ, ਫਿਰ ਕਰਤਾਰ ਪੁਰ ਆ ਕੇ (ਜਿਵੇਂ) ਵੱਸੇ, 
(ਫੇਰ) ਜਦ ਸਿੱਖਾਂ ਦੀ ਸਿੱਖੀ (ਜਿਵੇਂ) ਪਰਖੀ (ਤੇ) ਸ੍ਰੀ (ਗੁਰੂ) ਅੰਗਦ ਦੇਵ ਜੀ ਨੂੰ 
ਤਦੋ” (ਜਿਵੇਂ) ਤਖ਼ਤ ਦਿੱਤਾ (ਸਭਨਾਂ ਗੱਲਾਂ ਦਾ) ਐਸਾ ਗੁਰੂ ਜੱਸ ਦਾ ਗੁੰਥ ਰਚਾਂਗਾ 
(ਕਿ ਜਿਸ ਨੂੰ) ਸੁਣਕੇ ਗੁਰੂ ਜੀ ਦੇ ਪੰਥ (ਤੇ ਟੁਰਨ) ਵਾਲੇ ਸੁਖ ਪਾਉਣਗੇ। 

ਸੂਚਨਾ: ਹੁਣ ਗੁਰ ਕੀਰਤੀ ਨੂੰ ਨਦੀ ਦੇ ਰੂਪਕ ਵਿਚ ਵਰਣਨ ਕਰਦੇ ਹਨ ਤੇ ਇਸ ਤੋ ਲਾਭ 
ਲੈਣ ਦੀ ਜਾਚ ਦੱਸਦੇ ਹਨ। 
ਗੁਰ ਕੀਰਤਿ ਸਰਿਤਾ ਜਿਵ ਬਰਨੀ। 
ਮੰਗਲ ਕਰਨਿ ਅਮੰਗਲ ਹਰਨੀ ॥੮੨॥ 


ਦੋਹਰਾ: ਭਵ ਬੰਧਨੁ ਬ੍ਰਿਖ ਕੇ ਸਹਿਤ ਭਰਮ ਬਿਮੁਖਤਾਂ` ਕੂਲ। 








"ਪਾਠਾਂਤੂ-ਕੀਯ-ਤੇ-ਕਿਓ-ਬੀ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 125 


ਕਹਿਨ ਸੁਨਨਿ ਪਰਵਾਹਿ ਤਿਹ ਢਾਹਿ ਉਖਾਰਹਿ ਮੂਲ ॥੮੩॥ 
ਸਰਿਤਾ=ਨਦੀ। ਬਰਨੀ=ਵਰਣਨ ਕੀਤੀ ਹੈ। 
ਅਮੰਗਲ=ਅ-ਮੰਗਲ=ਜੋ ਮੰਗਲ ਨਾ ਹੋਵੇ। ਦੁਖ, ਵਿਘਨ ਆਦਿ। 
ਹਰਨੀ=ਦੂਰ ਕਰਨ ਵਾਲੀ। 
ਭਵ ਬੰਧਨ ਬ੍ਰਿਖ=ਸੰਸਾਰ ਦੇ ਬੰਧਨਾਂ ਰੂਪੀ ਬ੍ਰਿੱਛ, ਜਿਸ ਦਾ ਬੀਜ ਹੈ ਹਉਮੈ' ਤੇ ਅੰਕੁਰ 

ਹੈ ਮਮਤਾ।ਦੇਖੋ ਸ਼੍ਰੀ ਗੁ: ਨ: ਪੁ: ਉ: ਅਧਜਯਾ: ੫੫ ਅੰਕ ੧] ਬਿਮੁਖਤਾ=ਬੇਮੁਖਤਾਈ। 
ਭਰਮ=ਸੰਸਾ। ਕੂਲ=ਕਿਨਾਰਾ, ਕੰਢਾ। 
ਪਰਵਾਹਿ=ਨਦੀ ਦਾ ਵੇਗ ਨਾਲ ਚਲ ਰਿਹਾ ਜਲ। 
(ਅੰ) ਕਥਾ, ਵਾਰਤਾ; ਵਜਾਖਜਾਨ ਆਦਿ ਜਦ ਸੁੰਦਰਤਾ ਨਾਲ ਕਥੇ ਜਾ ਰਹੇ ਹੋਣ ਤਾਂ ਉਸ 
ਨੂੰ ਬੀ ਪਰਵਾਹ ਕਹਿੰਦੇ ਹਨ। 
ਮੂਲ=ਜੜ੍ਹਾਂ। ਭਾਵ, ਹਉਮੈ'। 
ਅਰਥ: ਗੁਰੂ (ਜੀ ਦੀ) ਕੀਰਤੀ (ਜੋ ਮੈਂ) ਵਰਣਨ ਕੀਤੀ (ਹੈ) ਨਦੀ ਵਾਂਡੂ ਹੈ, (ਜੋ) ਮੰਗਲ 
ਦੇਣ ਵਾਲੀ ਤੇ ਅਮੰਗਲ ਦੂਰ ਕਰ ਦੇਣ ਵਾਲੀ ਹੈ। ਭਰਮ ਤੇ ਬੇਮੁਖਤਾਈ (ਰੂਪੀ ਦੋ) 
ਕਿਨਾਰੇ (ਹਨ, ਜਿਨ੍ਹਾਂ ਉਤੇ) ਸੰਸਾਰ ਦੇ ਬੰਧਨਾਂ (ਰੂਪੀ) ਬ੍ਰਿੱਛ (ਉਗ ਰਿਹਾ ਹੈ, ਇਸ 
ਸੁੱਕੀ ਨਦੀ ਵਿਚ ਜੇ ਗੁਰੂ ਕੀਰਤੀ) ਦੇ ਕਥਨ ਕਰਨ ਤੇ ਸੁਣਨ ਦਾ ਪ੍ਰਵਾਹ (ਚਲ ਪਵੇ 
ਤਾਂ) ਤਿਨ੍ਹਾਂ (ਦੋਹਾਂ) ਕਿਨਾਰਿਆਂ ਨੂੰ) ਢਾਹ ਘੱਤੇਗਾ, (ਨਾਲ ਹੀ ਉਸ ਬ੍ਰਿੱਛ ਨੂੰ) ਜੜੋੱ' 
ਪੁਟ ਸੱਟੇਗਾ। 
ਚੌਪਈ: ਗੁਰ ਸਿੱਖਨ ਮੱਜਨ ਹੈ ਜੋਗੂ। 

ਗੁਰ ਸਿੱਖੀ ਸੁਖ ਆਨੰਦ ਭੋਗੂ। 

ਨਿੰਦਕ ਜੌਨ ਅਸੂਯਾ ਸਹਿਤੂ। 

ਤਿਨ ਕੇ ਯੋਗ ਨ ਇਹੁ ਦੁਖ ਦਹਿਤੂ ॥੮੪॥ 
ਮੱਜਨ=ਇਸ਼ਨਾਨ। 
ਅਸੂਯਾ=ਈਰਖਾ, ਸਾੜਾ। ਦੂਸਰੇ ਦੇ ਗੁਣ ਦੇਖ ਕੇ ਜਲਨਾ। 

ਜੌਨ ਅਸੂਯਾ ਸਹਿਤੂ ' ਨਿੰਦਕ ਦਾ ਵਿਸ਼ੇਸ਼ਨ ਨਹੀਂ ਹੈ, ਕਿਉਂਕਿ ਨਿੰਦਕ ਤਾਂ ਈਰਖਾ ਤੋਂ 

ਖਾਲੀ ਕਦੇ ਹੁੰਦਾ ਹੀ ਨਹੀਂ। ਦੂਸਰੇ, ਅਗਲੀ ਤੁਕ ਵਿਚ ਪਦ “ਤਿਨਕੇ” ਹੈ, ਤਿਨਕੇ ਬਹੁ 

ਬਰਨ ਹੀ ਜਿੰਜ ਤ ਜ ਦ ਹੈ ਦਿ ਰਕ ਤੀ ਰਮ ਦਾਲ ਜਰੀ ਦੀ ਕੇ ਕਿਨ ਕਤ 

ਆਯਾ ਹੈ। 

ਦਹਿਤੂ=ਸਾੜ। ਦੁਖ ਦਹਿਤੂ=ਸਾੜੇ ਦਾ ਦੁਖ। ਅਥਵਾ ਦੁਖ ਦੇਂਦੀ ਹੈ ਅਰ ਸਾੜਦੀ ਹੈ, 

ਚੰਦ ਤੱਤਾ ਲਗਦਾ ਹੈ। 

(ਅ) ਨਦੀ ਦਾ ਵਿਸ਼ੇਖਣ ਹੈ, ਭਾਵ ਇਹ ਕਿ ਗੁਰ ਕੀਰਤੀ ਰੂਪੀ ਨਦੀ ਦੁੱਖਾਂ ਨੂੰ ਦੂਰ ਕਰਨ 
ਵਾਲੀ ਹੈ। 

ਅਰਥ: (ਇਹ ਗੁਰ ਕੀਰਤੀ ਰੂਪੀ ਨਦੀ) ਗੁਰ ਸਿੱਖਾਂ ਦੇ ਇਸ਼ਨਾਨ ਕਰਨ ਦੇ ਜੋਗ ਹੈ, ਗੁਰੂ 
ਕੀ ਸਿੱਖੀ (ਇਸ ਇਸ਼ਨਾਨ ਨਾਲ) ਸੁਖ ਤੇ ਆਨੰਦ ਭੋਗਦੀ ਹੈ, (ਪਰੰਤੂ) ਨਿੰਦਕ 








'ਪਾਠਾਂਤੂ-ਭਰਮ ਬੇਮੁਖਤਾ-ਬੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 126 





(ਅਤੇ ਹੋਰ ਜੋ ਕੋਈ) ਈਰਖਾ ਵਾਲਾ ਹੈ ਇਹ ਦੁਖਾਂ ਨੂੰ ਦੂਰ ਕਰਨੇ ਵਾਲੀ (ਨਦੀ) 
ਉਨ੍ਹਾਂ ਦੇ (ਇਸ਼ਨਾਨ) ਜੋਗ ਨਹੀਂ ਹੈ। 

ਸ਼ੂਤ ਦਰ ਸੋ ਚਲਿ ਕੈ ਸੁ ਪ੍ਰਵਾਹੂ। 

ਉਰ ਸਾਗਰ ਮਹਿ ਇਸਥਿਤ ਆਹੂ। 

ਤੱਬ ਮਤਿ ਸੁਕਤਾ ਤਿਹ ਪਰ ਤਰਿਹੀ। 

ਪ੍ਰੋਮ ਬੂੰਦ ਕੀ ਲਾਲਸ ਕਰਿਹੀ ॥੮੫॥ 

ਸ਼ੂਤ ਦਰ=ਕੰਨਾਂ ਰੂਪੀ ਦਰਾੜ। [ਸੰਸ. ਦਰ=ਦਰਾੜ]। ਇੱਥੇ ਦਰ ਦਾ ਅਰਥ ਦਰਵਾਜ਼ਾ ਨਹੀਂ, 

ਨਦੀਆਂ ਦਰਵਾਜ਼ੇ ਥਾਣੀ ਨਹੀਂ ਲੈਘਦੀਆਂ। ਕੰਨ ਦੀ ਸੂਰਤ ਬੀ ਦ੍ਰਾੜ ਵਰਗੀ ਹੈ। 

ਸ਼ੂਤ ਦਰ ਸੋ' ਚਲਿ ਕੈ=ਕੰਨਾਂ ਰੂਪੀ ਦ੍ਰਾੜ ਦੇ ਵਿੱਚ ਦੀ ਲੈਘ ਕੇ। 

ਸੁ=ਉਹ। ਉਰ ਸਾਗਰ=ਹਿਰਦੇ ਰੂਪੀ ਸਮੁੰਦਰ। 

ਇਸਥਿਤਿ ਆਹੂ=ਸਥਿਤ ਹੋ ਜਾਂਦੀ ਹੈ, ਟਿਕ ਜਾਂਦੀ ਹੈ। 

ਮਤਿ=ਬੁੱਧੀ। 

ਸੁਕਤਾ=ਸ਼ੁਕ੍ਰਿ-ਸਿੱਪ, ਸਿੱਪੀ ਜਿਸ ਵਿਚੋ' ਮੋਤੀ ਨਿਕਲਦੇ ਹਨ। 

ਅਰਥ: ਕੰਨਾਂ ਰੂਪੀ ਦ੍ਰਾੜ ਦੇ ਵਿਚਦੀ ਲੰਘ ਕੇ ਉਹ (ਕੀਰਤੀ ਦਾ) ਪ੍ਰਵਾਹ ਹਿਰਦੇ (ਰੂਪੀ) 
ਸਮੁੰਦਰ ਵਿਚ (ਜਾ ਕੇ) ਟਿਕ ਜਾਂਦਾ ਹੈ, ਤਦ ਬੁੱਧੀ (ਰੂਪੀ) ਸਿੱਪੀ ਉਸ (ਟਿਕੇ 
ਪਾਣੀ) ਉਤੇ ਤਰ ਪੈਂਦੀ ਹੈ ਤੇ ਪ੍ਰੇਮ ਬੂੰਦ ਦੀ (ਪ੍ਰਾਪਤੀ ਦੀ) ਲਾਲਸਾ ਕਰਦੀ ਹੈ। 

: ਗੁਰੂ ਜੀ ਦੀ ਕੀਰਤੀ ਸੁਣ ਕੇ ਮਤ ਵਿਚ ਉਮੰਗ ਪੈਦਾ ਹੁੰਦੀ ਹੈ ਜੋ ਪ੍ਰੇਮ ਦੀ ਲਾਲਸਾ 
ਕਰਦੀ ਹੈ। ਪ੍ਰੇਮ ਨੂੰ ਅਗਲੇ ਦੋਹੇ ਵਿਚ ਸ੍ਰਾਂਤਿ ਬੂੰਦ ਨਾਲ ਤੁੱਲਤਾ ਦੇਂਦੇ ਹਨ, ਕਿ 
ਇਸਨੂੰ ਫੇਰ ਪ੍ਰੇਮ ਦੀ ਬੂੰਦ ਮਿਲ ਜਾਂਦੀ ਹੈ ਤਾਂ ਬੁੱਧੀ ਫੇਰ ਟਿਕ ਜਾਂਦੀ ਹੈ, ਉਹ ਪ੍ਰੇਮ 
ਵਿਚ ਟਿਕੀ ਬੁੱਧੀ ਫੇਰ ਅਮੋਲਕ ਹੋ ਜਾਂਦੀ ਹੈ। 

: ਸਹਂਤਿ ਬੂੱਦ ਜਬ ਪ੍ਰੇਮ ਦੀ ਪਰਸੀ` ਤਿਹ ਕੋ ਆਇ। 
ਹੁਇ ਅਡੋਲ ਤਬ ਬੈਸਹੀ ਨਹਿਂ ਇਤ ਉਤ ਕੋ ਧਾਇ ॥੮੬॥ 

: (ਇਸ ਹਾਲ ਵਿਚ) ਜਦ ਪ੍ਰੇਮ ਦੀ ਸ੍ਰਾਂਤੀ ਬੂੰਦ ਉਸ ਨੂੰ ਆ ਕੇ ਛੁਹ ਜਾਏ ਤਦ 
(ਤਤਛਿਨ ਉਹ) ਅਡੋਲ ਹੋਕੇ ਬੈਠ ਜਾਂਦੀ ਹੈ, (ਫਿਰ) ਇਧਰ ਉਧਰ ਨਹੀਂ ਧਾਉੰਦੀ 
(ਭਾਵ ਏਹ ਕਿ ਚਿਤ ਬ੍ਰਿਤੀ ਏਕਾਗੂ ਹੋ ਕੇ ਆਪੇ ਵਿਚ ਟਿਕ ਜਾਂਦੀ ਹੈ)। 

ਚੌਪਈ: ਸਾਕਤ ਖਰ ਨਹਿ ਮੱਜਨ ਕਰਿਹੀਂ। 
ਬਿਸ਼ੈ ਠੌਰ ਦੁਰਗੰਧਹਿ ਫਿਰਹੀਂ। 
ਜਿਉ ਕਿਉ ਤਿਹ ਬਨੁ ਜਾਇ ਸੰਜੋਗੂ। 
ਹੋਤਿ ਗੁੜਾਕਾ ਤਿਨ ਤਨੁ ਰੋਗੂ ॥੮੭॥ 

ਸਾਕਤ=ਣਟੁੱਟੇ ਹੋਏ, ਵਾਹਿਗੁਰੂ ਤੋ” ਜਿਨਾਂ ਦੀ ਲਿਵ ਟੁੱਟੀ ਹੋਈ ਹੈ। ਈਸ਼ਰ ਵਿਮੁਖ। 

[ਅ: ਸਾਕਤ] 

ਖਰ-ਖੋਤਾ।ਫਾ: ਖ਼ਰ]। ਬਿਸੈ ਨੌਰ=ਵਿਸ਼ੇ ਵਿਕਾਰਾਂ ਦੀ ਥਾਂ। 

ਦੁਰਗੰਧਹਿ=ਦੁਰਗੰਧੀ ਵਾਲੀ ਥਾਂ, ਭਾਵ ਅਰੂੜੀਆਂ ਤੇ। 





'“ਪਾਠਾੰਤੂ-ਪਰਮੈ-ਬੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 127 





ਗੁੜਾਕਾ=ਨੀਂਦ। [ਸੰਸ. ਗੁਡਾਕਾ] 
ਅਰਥ: (ਪਰੰਤੂ) ਸਾਕਤ (ਪੁਰਖ) ਖੋਤੇ (ਸਮਾਨ ਹਨ ਉਹ ਇਸ ਗੁਰ ਕੀਰਤੀ ਰੂਪੀ ਨਦੀ 
ਵਿਚ) ਇਸ਼ਨਾਨ ਨਹੀਂ ਕਰਦੇ, (ਓਹ ਜਿਵੇ` ਖੋਤਾ ਦੁਰਗੰਧੀ (ਵਾਲੀ ਥਾਂ ਫਿਰਦਾ ਹੈ 
ਤਿਵੇਂ) ਵਿਸ਼ੇ ਵਿਕਾਰ ਵਾਲੀਆਂ ਥਾਂਵਾਂ ਤੇ ਫਿਰਦੇ ਹਨ, (ਭਲਾ ਜੇ) ਕਿਸੇ ਨਾ ਕਿਸੇ 
ਤਰ੍ਹਾਂ ਉਨ੍ਹਾਂ ਨੂੰ (ਗੁਰਕੀਰਤੀ ਸੁਣਨ ਦਾ) ਸੰਜੋਗ ਬਣ (ਹੀ) ਜਾਵੇ (ਤਦ) ਉਨ੍ਹਾਂ ਦੇ 
ਸਰੀਰ ਨੂੰ (ਉਸ ਵੇਲੇ) ਨੀਂਦ ਦਾ ਰੋਗ ਲਗ ਜਾਂਦਾ ਹੈ। 
ਭਾਵ: ਜੇ ਕਿਸੇ ਨਾ ਕਿਸੇ ਤਰ੍ਹਾਂ ਸੰਜੋਗ ਬਣ ਜਾਏ, ਭਾਵ ਕਿਸੇ ਕਾਰਣ ਸਾਕਤ ਲੋਗ 
ਸਤਿਸੰਗ ਵਿਚ ਆ ਹੀ ਜਾਣ ਤਾਂ ਸੌ ਜਾਂਦੇ ਹਨ, ਗੁਰੂ ਜਸ ਫੇਰ ਬੀ ਸੁਣਨੋ' ਰਹਿ 
ਜਾਂਦੇ ਹਨ। 
ਸੋਰਠਾ: ਸਰਿਤਾ ਤਟ ਸਤਿਸੰਗ, ਪਾਇ ਨ ਸ਼ੁਵਨ ਸ਼ਨਾਨ ਭਾ। 
ਗੁਰ ਜਸੁ ਗੂਢਉ ਰੰਗ, ਰੰਗਯੋ ਨ ਮਨ ਦਹਦਿਸਿ ਫਿਰਯੋ ॥੮੮॥ 
ਸਰਿਤਾ=ਨਦੀ। ਤਟ=ਕਿਨਾਰਾ। ਭਾਵ, ਘਾਟ। 
ਪਾਇ=ਪਾਕੇ, ਅੱਪੜ ਕੇ। ਨ...ਸ਼ਨਾਨ ਭਾ=ਇਸ਼ਨਾਨ ਨਾ ਪਾਪਤ ਹੋਇਆ। ਫਿਰਯੋ=ਮਨ 
ਫਿਰਿਆ, ਭਾਵ ਭਟਕਿਆ। 
ਇਹ ਸੋਰਨਾ ਪਿਛਲੇ ਕਹੇ ਗੁੜਾਕੂਆਂ ਲਈ ਹੈ ਕਿ ਸਤਿਸੰਗ ਵਿਚ ਅੱਪੜਕੇ ਬੀ ਲਾਭ ਨਾ 
ਹੋਯਾ, ਸਗੋ ਮਨ ਸੁਪਨਿਆਂ ਵਿਚ ਭਟਕਦਾ ਫਿਰਿਆ। 
ਪਰ ਹੋ ਸਕਦਾ ਹੈ ਕਿ ਕਵਿ ਜੀ ਨਿਜ ਮਨ ਨੂੰ ਸੰਬੋਧਨ ਕਰਦੇ ਹੋਣ ਕਿ ਤੂੰ ਸਤਿਸੰਗ ਤੋਂ ਗੁਰੂ 
ਜਸ ਨਾਲ ਉੱਜਲਤਾ ਤੇ ਪੇਮ ਪ੍ਰਾਪਤ ਨਹੀਂ ਕੀਤੇ। 


ਅਰਥ: (ਗੁਰ ਕੀਰਤੀ ਰੂਪੀ) ਨਦੀ ਦੇ ਸਤਿਸੰਗ (ਰੂਪੀ) ਘਾਟ (ਤੇ) ਅੱਪੜਕੇ (ਗੁਰੂ ਯਸ਼) 
ਸੁਣ ਲੈਣ (ਰੂਪੀ) ਇਸ਼ਨਾਨ ਪ੍ਰਾਪਤ ਨਾ ਹੋਇਆ, (ਨਾ ਹੀ ਮਨ) ਗੁਰੂ ਜਸ ਦੇ 
(ਪ੍ਰੇਮ ਰੂਪੀ) ਗੂੜ੍ਹੇ ਰੰਗ (ਨਾਲ) ਰੰਗਿਆ ਗਿਆ, (ਸਗੋਂ) ਮਨ ਦਸੋ ਦਿਸ਼ਾ (ਵਿਚ 
ਭਟਕਦਾ) ਫਿਰਿਆ। 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਮੰਗਲਾ ਚਰਨ, ਨਾਮ ਮਹਿਮਾ 
ਬਰਨਨੰ ` ਨਾਮ ਪੁਥਮੋ ਧਜਾਇ' ॥੧॥ 
ਇਤਿ=ਸਮਾਪਤ ਹੋਇਆ। ਪੂਰਬਾਰਧ=ਪਹਿਲਾ ਅੱਧਾ ਹਿੱਸਾ। 





`ਲਿਖਤ ਦੇ ਇਕ ਨੁਸਖੇ ਵਿਚ ਪਾਠ ਹੈ:-ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗੁੰਥੇ, ਨਾਨਕ ਪੁਕਾਸ਼ੇ, ਪੂਰਬਾਰਧੇ, 
ਮੰਗਲਾ ਚਰਨ ਨਾਮ ਮਹਿਮਾ ਬਰਨਨੰ ਨਾਮ ਪ੍ਰਥਮੋ ਅੰਸੂ। 

ਇਸ ਤੋਂ ਜਾਪਦਾ ਹੈ ਕਿ ਲੇਖਕ ਜੀ ਸ਼੍ਰੀ ਗੁਰ ਨਾਨਕ ਪ੍ਰਕਾਸ਼ ਨੂੰ ਗੁਰ ਪ੍ਰਤਾਪ ਸੂਰਜ ਗੁੰੱਥ ਵਿਚ ਸ਼ਾਮਲ ਕਰ 
ਰਹੇ ਹਨ, ਪਤਾ ਨਹੀਂ ਇਹ ਕਿਸੇ ਲਿਖਾਰੀ ਦਾ ਯਤਨ ਹੈ ਯਾ ਕਰਤਾ ਜੀ ਨੇ ਆਪ ਗੁਰ ਪ੍ਰਤਾਪ ਸੂਰਜ ਗੂੱਥ 
ਮੁਕਾਕੇ ਸ਼੍ਰੀ ਗੁਰ ਨਾਨਕ ਪ੍ਰਕਾਸ਼ ਨੂੰ ਵਿਚ ਸ਼ਾਮਲ ਕੀਤਾ ਹੈ। ਕਿਵੇਂ ਹੋਵੇ, ਸ਼੍ਰੀ ਗੁਰ ਪ੍ਰਤਾਪ ਸੂਰਜ ਵਿਚ ਸ੍ਰੀ 
ਗੁਰ ਨਾਨਕ ਪ੍ਰਕਾਸ਼ ਦਾ ਸ਼ਾਮਲ ਕਰਨਾ, ਗੂੰਥ ਦੀ ਆਯੂ ਬ੍ਰਿਧੀ ਲਈ ਬੜਾ ਲਾਭਦਾਇਕ ਹੈ। ਸ਼ੀ ਗੁਰ ਨਾਨਕ 
ਪ੍ਰਕਾਸ਼ ਨੂੰ ਜੋ ਦੋ ਹਿੱਸਿਆਂ ਵਿਚ ਵੰਡਿਆ ਹੈ ਇਸ ਵਿਚ ਭੀ ਗ਼ਾਲਬਨ ਇਹੋ ਮੁਰਾਦ ਹੈ, ਦਿਨ ਦਾ ਪਹਿਲਾ 
ਹਿੱਸਾ ਪੂਰਬਾਰਧ ਤੇ ਪਿਛਲਾ ਹਿੱਸਾ ਉਤ੍ਰਾਰਧ ਕਹੀਦਾ ਹੈ। ਗੋਯਾ ਨਾਨਕ ਪ੍ਰਕਾਸ਼ ਵਿਚ ਗੁਰੂ ਰੂਪੀ ਸੂਰਜ 
ਚੜਿਆ ਹੈ, ਤੇ ਇਸਨੂੰ ਸੂਰਜ ਉਦੈ ਦਿਨ ਮਿਥਕੇ ਦੋ ਹਿੱਸੇ ਕੀਤੇ ਹਨ, ਅੱਗੋਂ ਉਸੇ ਸੂਰਜ ਤੋ ਬਣੀਆਂ 
ਰਾਸ਼ੀਆਂ, ਰੁੱਤਾਂ ਤੇ ਐਨ ਪਦ ਵਰਤੇ ਹਨ। ਪਰੰਤੂ ਸ਼੍ਰੀ ਗੁਰ ਨਾਨਕ ਪ੍ਰਕਾਸ਼ ਦੇ ਹਿੱਸਿਆਂ ਨੂੰ-ਅਧਯਾਯ-ਕਿਹਾ 
ਹੈ ਤੇ ਰਾਸਾਂ ਰੁੱਤਾਂ ਐਨਾਂ ਦੇ ਹਿੱਸਿਆਂ ਨੂੰ-ਅੰਸ਼ੂ-ਕਿਹਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 128 





ਬਰਨਨੈ=ਵਰਣਨ। ਪ੍ਰਥਮੋ=ਧਮਾਇ=ਪਹਿਲਾ ਅਧਯਾਯ। 
ਅਰਥ: ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੂੰਥ ਦੇ ਪਹਿਲੇ ਅੱਧੇ (ਹਿੱਸੇ ਦਾ) ਪਹਿਲਾ ਅਧਯਾਯ 
ਜਿਸਦਾ ਨਾਮ “ਮੰਗਲਾ ਚਰਨ, ਨਾਮ ਮਹਿੰਮਾ ਵਰਣਨ? ਹੈ, ਸਮਾਪਤ ਹੋਇਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 129 





ਅਧਯਾਯ ਦੂਜਾ 
੨. [ਮੰਗਲ। ਪੱਤਰੀ ਲਿਆਉਣੀ, ਬਾਲੇ ਦਾ ਗੁਰੂ ਅੰਗਦ ਜੀ ਨੂੰ ਮਿਲਣਾ] 
੧<< ਪਿਛਲਾ ਅਧਿਆਇ ਤਤਕਰਾ - ਸੰਖੇਪ ਲਿੰਕ ਅਗਲਾ ਅਧਿਆਇ >>੩ 
ਸੈਯਾ: ਬਲਵੰਡ ਬਡੇ ਭੁਜਦੰਡ ਪ੍ਰਚੰਡ, 
ਅਖੰਡ ਅਦੰਡ ਕਰੇ ਖਲ ਖੰਡਾ। 
ਰਨਮੰਡ ਉਮੰਡ ਘਮੰਡਿਤ ਚੰਡਿ, 
ਅਖੰਡਲ ਕੇ ਅਰਿ ਕੀਨ ਬਿਹੰਡਾ। 
ਕਰ ਹੇਰਿ ਕੁਵੰਡਹ ਤੁੰਡਹ ਪੰਡੁ, 
ਭਗੇ ਜਸ ਮੰਡਨ ਕਾ ਬੁਹਮੰਡਾ। 
ਸਿਧਿਦਾ ਨਿਧਿਦਾ ਰਿਧਿਦਾ ਬੁਧਿਦਾ 
ਜੁਧ ਮੱਧ ਸਹਾਇਸਦਾ ਭਵਮੰਡਾ ॥੧॥ 
ਬਲਵੰਡ=ਬਲਵੰਤ=ਬਲਵਾਨ। 
ਭੁਜਦੰਡ=ਡੰਡੇ ਵਰਗੀਆਂ ਮਜ਼ਬੂਤ ਬਾਹਾਂ। (ਅ) ਬਾਹਾਂ ਦੇ ਡੌਲੇ। 
ਪੁਚੰਡ=ਤੇਜ ਵਾਲੇ। ਅਖੰਡ=ਅਟੁੱਟ, ਜੋ ਭੱਜ ਨ ਸੱਕਣ। 
ਅਦੰਡ=ਅ4=ਦੰਡ=ਜਿਨ੍ਹਾਂ ਨੂੰ ਦੰਡ ਨਾ ਦਿੱਤਾ ਜਾ ਸਕੇ, ਨਿਰਭੈ। 
ਖਲ=ਮੂਰਖ। ਖੰਡਾ=ਖੰਡ ਦਿੱਤੇ, ਟੋਟੇ ਕਰ ਸਿੱਟੇ, ਨਾਸ਼ ਕੀਤੇ। 
ਰਣਮੰਡ=ਰਣ-ਮੰਡ=ਮੈਦਾਨ ਜੰਗ ਸਜੇ ਹੋਏ ਵਿਚ। ਰਣ ਤੱਤੇ ਯਾ ਰਣ ਮੱਤੇ ਵਿਚ। 
ਉਮੰਡ=ਜੋਸ਼ ਨਾਲ। 
ਘਮੰਡਿਤ=ਘਮੰਡ ਵਿਚ ਆ ਕੇ, ਭਾਵ ਰਣ ਵਿਚ ਵੈਰੀ ਨੂੰ ਵੰਗਾਰਕੇ (ਮਾਰਨਾ) ਵੰਗਾਰਕੇ। 
ਚੰਡ=ਇੱਕ ਦੈਂਤ ਜਿਸਨੂੰ ਦੇਵੀ ਨੇ ਮਾਰਿਆ ਸੀ। (ਅ) ਚੰਡਿ, ਚੰਡੀ=ਚੰਡਿਕਾ ਦੇਵੀ। 
ਰਾਖਸ਼ਾਂ ਨੂੰ ਮਾਰਨ ਵਾਲਾ ਦੇਵੀ ਦਾ ਰੂਪ। ਸ਼ਕਤੀ। 
ਅਖੰਡਲ=ਆਖੰਡਲ=ਇੰਦੁ । ਅਰਿ=ਵੈਰੀ। 
ਬਿਹੰਡਾ=[ਸੰਸ: ਵਿਘਟਨ, ਵਿਹਨਨ। ਪ੍ਾਕ੍ਰਿਤ, ਬਿਹੰਡਨ]=ਟੋਟੇ ਟੋਟੇ ਕਰ ਸਿਟਣੇ, 
ਮਾਰ ਦੇਣਾ, ਪ੍ਰਾਜੈ ਕਰਨਾ। 
ਕਰ=ਹੱਥ। ਹੇਰਿ=ਦੇਖਕੇ। 
ਕੁਵੰਡਹ=ਧਨੁਖ। [ਸੰਸ: ਕੋਦੰਡ, ਹਿੰਦੀ, ਕੁਬੰਡ]। 
ਤੁੰ ਡਹ=ਤੁੰ ਡ-ਮੂੰਹ। 
ਪੰਡੁ-ਪਾਂਡੂ ਰੰਗ ਦੇ, ਪੀਲੇ, ਪਿੱਲੇ। ਮੂੰਹ ਪੀਲਾ ਹੋਣਾ, ਭੈ ਖਾਣਾ ਹੈ। 
ਮੰਡਨਭਾ=ਅਸਥਾਪਨ ਹੋਇਆ, ਫੈਲਿਆ ਹੋਇਆ। 
ਬੁਹਮੰਡਾ=ਜਗਤ ਵਿਚ। 
ਸਿਧਿ ਦਾ ਨਿਧਿ ਦਾ ਰਿਧਿ ਦਾ ਬੁਧਿ ਦਾ=ਸਿਧਿ, ਨਿਧਿ, ਰਿਧੀ ਤੇ ਬੁੱਧੀ ਦਾ ਦਾਤਾ। 
ਨਿਧੀਆਂ ਤੇ ਸਿਧੀਆਂ ਲਈ ਵੇਖੋ ਪਹਿਲੇ ਅਧਯਾਯ ਦੇ ੧੭ਵੇ' ਛੰਦ ਦੇ ਪਦਾਰਥ। 





'ਅਖੰਡਲ=ਅਟੁੱਟ। ਪਰ ਏਥੇ ਮਰਾਦ ਆਖੰਡਲ ਤੋਂ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 130 





ਰਿਧਿ=ਖੁਸ਼ਹਾਲੀ। ਕਿਸੇ ਸ਼ੁਭ ਵਸਤੂ ਦੀ ਅਮੁੱਖ ਪ੍ਰਾਪਤੀ। ਪਿੱਛੇ ਜੁੱਧ ਦੇ ਗੁਣ ਗਿਣੇ 
ਹਨ; ਹੁਣ ਬੁੱਧਿ ਦਾਤਾ ਅਰਥਾਤ ਵਿਦਯਾ ਆਦਿਕ ਗੁਣ ਗਿਣੇ ਹਨ ਤੇ ਵਿਦਸਕ ਕੰਮਾਂ ਵਿਚ 
ਸਿਧਿ (ਕਾਮਯਾਬੀ) ਦੇਣ ਵਾਲੇ ਗੁਣ ਕਹੇ ਹਨ। 

ਭਵਮੰਡਾ=ਭਵ।ਭਯ]=ਡਰ। _ਮੰਡਾ।ਮਰਦਨ _ਤੋ]=ਮਲ _ਸਿੱਟਣ _ਵਾਲੀ। _(ਅ)- 

ਭਵ=ਸਾਗਰ। ਮੰਡਾ।ਮੰਡਨੈ]=ਸੰਵਾਰ ਦੇਣ ਵਾਲੀ। ਭੂਸ਼ਿਤ ਕਰਨ ਵਾਲੀ। ਸੰਸਾਰ ਨੂੰ ਵਿਦਯਾ 
ਆਦਿ ਸੁੰਦਰਤਾਈਆਂ ਨਾਲ ਭੂਸ਼ਿਤ ਕਰਨ ਵਾਲੀ। 

ਭਵਮੰਡਾ=ਦਾ ਅਰਥ ਜਗਤ ਰਚਨ ਵਾਲੀ ਬੀ ਹੋ ਸਕਦਾ ਹੈ, ਪਰ ਉਹ ਏਥੇ ਅਪੁਸੰਗਕ 

ਹੈ। 

ਅਰਥ: ਤੇਜਵਾਨ, ਬਲਵਾਨ (ਤੇ) ਵੱਡੇ (ਹਨ) ਬਾਹਵਾਂ ਦੇ ਡੌਲੇ (ਜਿਸਦੇ ਅਤੇ ਜਿਸਨੇ) ਨਾ 
ਖੰਡੇ ਜਾ ਸਕਣ ਵਾਲੇ ਨਿਰਭੈ ਮੂਰਖ ਖੰਡ ਸਿੱਟੇ । (ਉਸ) ਸ਼ਕਤੀ ਨੇ ਰਣ ਤੱਤੇ 
(ਵਿਚ) ਉਮੰਡ ਕੇ ਤੇ ਵੰਗਾਰ ਕੇ ਇੰਦੂ ਦੇ ਵੈਰੀਆਂ ਨੂੰ ਪ੍ਰਾਂਜੈ ਕੀਤਾ। (ਉਸਦੇ) ਹੱਥਾਂ 
(ਵਿਚ) ਧਨੁਖ ਦੇਖ ਕੇ (ਵੈਰੀਆਂ ਦੇ) ਮੂੰਹ ਪੀਲੇ (ਹੋ ਗਏ ਤੇ ਭੈ ਖਾ ਕੇ) ਨੌਸ ਗਏ, 
ਬੁਹਮੰਡ (ਵਿਚ ਫਿਰ ਜਿਸਦਾ) ਜਸ ਹੋਇਆ। (ਉਹ ਹੀ ਹੈ) ਸਿੱਧੀ ਨਿੰਧੀ ਰਿੱਧੀ 
(ਤੇ) ਬੁੱਧੀ ਦੀ ਦਾਤਾ, ਜੁੱਧ ਵਿਚ ਸਹਾਇਕ (ਅਤੇ) ਸਦਾ ਸੰਸਾਰ ਨੂੰ ਭੂਸ਼ਿਤ ਰੱਖਣ 
ਵਾਲੀ। 

: ਏਹ ਮੰਗਲ ਫੇਰ ਸ਼ਾਰਦਾ ਦਾ ਹੈ, ਪਿਛਲੇ ਅਧਯਾਯ ਵਿਚ ਸ਼੍ਰੀ ਗੁਰ ਨਾਨਕ ਪ੍ਰਕਾਸ਼ 
ਗੁੰਥ ਦੇ ਸਾਰੇ ਮੰਗਲ ਕਰ ਆਏ ਹਨ। ਏਥੇ ਕੇਵਲ ਦੂਜੇ ਅਧਯਾਯ ਦਾ ਮੰਗਲ ਕਰਦੇ 
ਹਨ। ਪਹਿਲਾਂ ਇਥੇ ਸ਼ਾਰਦਾ ਦਾ ਆਵਾਹਨ ਕੀਤਾ ਹੈ, ਅਗਲੇ ਦੋਹੇ ਵਿਚ ਸੰਤਾਂ ਦਾ ਤੇ 
ਇਸਤੋ' ਅਗਲੀ ਚੌਪਈ ਵਿਚ ਸਤਿਗੁਰੂ ਜੀ ਦਾ ਮੰਗਲ, ਤੇ ਉਨ੍ਹਾਂ ਅੱਗੇ ਅਰਦਾਸ ਹੈ 
ਕਿ ਮੇਰੇ ਇਸ ਉੱਦਮ ਨੂੰ ਨਿਰਵਿਘਨ ਸਮਾਪਤ ਕਰ ਦੇਣ। 

ਕਵਿ ਜੀ ਇਕ ਜੰਗਜੂ ਤੇ ਨਰ ਸੁਭਾਵ ਕੌਮ ਦੇ ਗੁਣੀ ਹੋਣ ਕਰਕੇ ਸ਼ਾਰਦਾ ਨੂੰ ਜੁੱਧ ਜੰਗ ਦਾ 
ਸਹਾਯਕ, ਜਲਾਲ ਤੇ ਜਮਾਲ ਦੋਹਾਂ ਸੁੰਦਰਤਾ ਵਾਲੀ ਫ਼ਰਜ਼ ਕਰਕੇ ਅਖ਼ੀਰਲੀ ਤੁਕ 
ਵਿਚ ਕਹਿੰਦੇ ਹਨ:- ਸਿਧਿ ਨਿਧਿ ਰਿਧਿ ਬੁਧਿ ਦੀ ਦਾਤਾ ਹੈ। ਜੇ ਕੋਈ ਇਨ੍ਹਾਂ ਵਸਤਾਂ 
ਦਾ ਜਗਤ ਵਿਚੋ” ਨਾਸ਼ ਕਰੇ ਤਾਂ ਜੁੱਧ ਜੰਗ ਕਰਕੇ ਖਲਾਂ ਦਾ ਨਾਸ਼ ਕਰਕੇ ਫੇਰ ਵਿਦਯਾ 
ਆਦਿ ਨਾਲ ਜਗਤ ਨੂੰ ਸਦਾ ਭੂਸ਼ਤ ਰਖਦੀ ਹੈ। 

ਵਿਸਥਾਰ ਵਾਸਤੇ ਪਹਿਲੇ ਅਧਯਾਯ ਦੇ ਕਬਿੱਤ ਅੰਕ ੨ ਦਾ ਟੀਕਾ ਤੇ ਭਾਵ ਪੜ੍ਹੋ। 

ਦੋਹਰਾ: ਬੰਦੋ' ਸੰਤ ਸੰਦੋਹਿ ਪਦ, 
ਜਿਨਤੇ ਹੋਤਿ ਉਧਾਰ। 
ਜਮ ਤਮ ਸਮ ਤਿਹ ਤਰਨਿ ਸੇ, 
ਭੂਮ ਘਨ ਬਾਤ ਬਿਚਾਰ ॥੨॥ 

ਸੰਦੋਹਿ-ਸੰਗਤ, ਇਕੱਤਰਤਾ, ਇਕੱਠ, ਸਮਾਜ, ਸਾਰੇ,ਸਮੂਹ। [ਸੰਸ: ਸਾੰਦੋਹ] 

ਉਧਾਰ=ਕਲਯਾਣ, ਮੁਕਤੀ। ਜਮ=ਯਮ। ਤਮ=ਹਨੇਰਾ। 

ਤਰਨਿ=ਤਰਣਿ=ਸੂਰਜ। (ਅ) ਤਰਣ-ਜਹਾਜ਼, ਬੇੜਾ। 





`'ਐਉ ਬੀ ਅਰਥ ਢੁਕਦਾ ਹੈ:-(ਜਿਸ ਸ਼ਕਤੀ ਨੇ) ਵਡੇ ਬਲਵਾਨ (ਤੇ) ਤੇਜਵਾਨ ਡੰਡੇ ਵਰਗੀਆਂ ਭੁਜਾਂ ਵਾਲੇ 
ਮੂਰਖਾਂ ਨੂੰ, (ਜੋ) ਨਾ ਖੰਡੇ ਜਾਣ ਵਾਲੇ (ਤੇ) ਨਾ ਸੋਧੇ ਜਾ ਸਕਣ ਵਾਲੇ (ਸਨ,) ਖੰਡ ਸਿੱਟਿਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 131 





ਘਨ=ਬੱਦਲ। ਬਾਤ=ਵਾਤ-ਹਵਾ, ਪੌਣ, ਹਨੇਰੀ। 
ਅਰਥ: (ਉਨ੍ਹਾਂ) ਸਮੂਹ ਸੰਤਾਂ ਦੇ ਚਰਨਾਂ ਨੂੰ (ਮੈ) ਮੱਥਾ ਟੇਕਦਾ ਹਾਂ, ਜਿਨ੍ਹਾਂ ਤੋਂ (ਮਨੁੱਖ ਜਨਮ 
ਦਾ) ਉਧਾਰ ਹੁੰਦਾ ਹੈ। ਜਮ ਹਨੇਰੇ ਦੇ ਸਮਾਨ (ਹੈ) ਉਸ (ਲਈ ਓਹ ਸੰਤ) ਸੂਰਜ 
ਸਮਾਨ (ਹਨ ਅਤੇ) ਭੂਮ (ਰੂਪੀ) ਬੱਦਲਾਂ (ਨੂੰ ਉਡਾ ਦੇਣ ਲਈ ਉਨ੍ਹਾਂ ਨੂੰ) ਹਵਾ 
(ਸਮਾਨ) ਸਮਝ ਲਓ। 
ਭਾਵ: ਹਵਾ ਬੱਦਲਾਂ ਨੂੰ ਉਡਾ ਲਿਜਾਂਦੀ ਹੈ, ਸੂਰਜ ਹਨੇਰੇ ਨੂੰ ਦੂਰ ਕਰਦਾ ਹੈ। ਤਿਵੇਂ ਉਨ੍ਹਾਂ 
ਸੰਤਾਂ ਦੀ ਸੰਗਤ ਜੋ 
“ਆਪਿ ਮੁਕਤੁ ਮੁਕਤੁ ਕਰੈ ਸੰਸਾਰੁ। ? 
ਗਉ: ਸੁਖ: ਮ: ੫] 
ਦਾ ਗੁਣ ਰੱਖਦੇ ਹਨ, ਮਨ ਤੋਂ ਭੂਮ ਤੇ ਜਮ ਦਾ ਭੈ ਦੂਰ ਕਰਦੇ ਹਨ। ਐਸੇ ਸਾਰੇ ਸੰਤਾਂ ਨੂੰ 
ਨਮਸਕਾਰ ਕਰਦਾ ਹਾਂ। 
ਚੌਪਈ: ਮੋਰ ਮਨੋਰਥ ਭਯੋ ਜਹਾਜੂ। 
ਸਿੰਧੁ ਜਿ ਬਿਘਨ ਅਥਾਹਿ ਸਮਾਜੂ। 
ਕਰਨਧਾਰ ਕਰਿਹੀ ਗੁਰ ਕਰੁਨਾ। 
ਤਬ ਪਹੁੰਚੋ ਤਟਿ ਕਰਿ ਤਿਨ ਪਰਨਾ ॥੨੩॥ 
ਮਨੋਰਥ=ਮਨ ਦਾ ਅਰਥ-ਮੁਰਾਦ, ਮੁਦਆ। ਮਨੋਰਥ ਤੋ ਭਾਵ ਏਥੇ ਸ਼ੀ ਗੁਰ ਨਾਨਕ 
ਪੁਕਾਸ਼ ਰਚਣ ਦੀ ਚਾਹਨਾ ਤੋਂ' ਹੈ। 
ਜਹਾਜੂ=ਜਹਾਜ਼, ਬਹੁਤ ਵੱਡਾ ਬੇੜਾ ਜੋ ਸਮੁੰਦਰਾਂ ਤੋੱ' ਮਾਲ ਤੇ ਆਦਮੀ ਆਦਿ ਲੈ ਤਰਦਾ 
ਹੈ ਤੇ ਪਾਰ ਉਰਾਰ ਆਂਦਾ ਜਾਂਦਾ ਹੈ[ਅਰਬੀ, ਜਹਾਜ਼]।ਸਿੰਧੁ=ਸਮੁੰਦਰ। ਸਮਾਜੂ=ਸਾਮਾਨ। 
ਕਰਨਧਾਰ=ਮਲਾਹ। [ਸੰਸ. ਕਰਣਧਾਰ] ਕਰਣ=ਉਹ ਪੁਰਜ਼ਾ ਜਿਸ ਨਾਲ ਜਹਾਜ਼ ਸੇਧ 
ਬੰਨ੍ਹਕੇ ਟੋਰਿਆ ਜਾਵੇ। 
ਧਰ=ਧਾਰਨ ਕਰਨ ਵਾਲਾ। 
ਕਰੁਨਾ=ਕ੍ਰਿਪਾ, ਮੇਹਰ। [ਸੰਸ: ਕਰੁਣ, ਕਰੁਣਾ]। ਤਟਿ=ਕਿਨਾਰਾ। 
ਪਰਨਾ=ਆਸਰਾ। [ਸੰਸ: ਪੁਣਯ]। 
ਅਰਥ: ਮੇਰਾ ਮਨੋਰਥ (ਗੁੰਥ ਰਚਨ ਦਾ ਮਾਨੋ ਇਕ ਬੜੇ) ਸਮਾਜ (ਨਾਲ ਭਰਿਆ) ਜਹਾਜ਼ 
ਬਣ ਗਿਆ ਹੈ। ਵਿਘਨਾ (ਰੂਪੀ) ਅਥਾਹ ਸਮੁੰਦਰ ਹੈ। (ਜੇ) ਗੁਰੂ (ਰੂਪੀ) ਮਲਾਹ 
ਕ੍ਰਿਪਾ ਕਰਨਗੇ, ਤਦ (ਮੈਂ) ਉਨ੍ਹਾਂ ਦੇ ਆਸਰੇ ਨਾਲ (ਪਾਰਲੇ) ਕਿਨਾਰੇ ਅੱਪੜਾਂਗਾ। 
ਭਾਵ: ਕਵਿ ਜੀ ਅਪਣੇ ਕੰਮ ਨੂੰ ਬੜਾ ਕਠਨ ਸਮਝ ਰਹੇ ਹਨ। ਉਸ ਦਾ ਰੂਪਕ ਸਮੁੰਦਰ 
ਵਿਚ ਠਿੱਲੇ ਜਹਾਜ਼ ਨਾਲ ਬੰਨ੍ਹਦੇ ਹਨ। 
ਸਮੁੰਦਰੀ ਸਫਰ ਵਿਚ ਕਈ ਵਿਘਨ ਹੁੰਦੇ ਹਨ, ਉਨ੍ਹਾਂ ਤੋਂ ਬਚਾਉ ਸਿਆਣੇ ਮਲਾਹਾਂ ਦੇ ਹੱਥ 
ਹੁੰਦਾ ਹੈ ਤੇ ਵਧੇਰੇ ਉਸ ਮਲਾਹ ਦੇ, ਜੋ ਜਹਾਜ਼ ਦੇ ਉਸ ਪੁਰਜ਼ੇ ਤੇ ਕੰਮ ਕਰਦਾ ਹੈ, 
ਜੋ ਜਹਾਜ਼ ਦੀ ਸੇਧ ਬੰਨ੍ਹਦਾ ਹੈ। ਉਹ ਜਹਾਜ਼ ਨੂੰ ਚਿਟਾਨਾਂ ਨਾਲ ਟਕਰਾਉਣੌ' ਬਚਾਉਂਦਾ 
ਤੇ ਟਿਕਾਣੇ ਅਪੜਾਉਂਦਾ ਹੈ। ਹੋਰ ਅਨੇਕ ਤਰ੍ਹਾਂ ਦੇ ਵਿਘਨ ਹੁੰਦੇ ਹਨ, ਸਤਿਗੁਰੂ ਦਾ 
ਪਰਨਾ ਲੈ ਕੇ ਉਨ੍ਹਾਂ ਦੀ ਮਿਹਰ ਤੇ ਤਕੀਆ ਰੱਖ ਕੇ ਆਪ ਪਾਰ ਪਹੁੰਚਣ ਦੀ 
ਅਰਥਾਤ ਅਪਣੇ ਛੋਹੇ ਕੰਮ ਦੀ ਨਿਰਵਿਘਨ ਸਮਾਪਤੀ ਦਾ ਨਿਰਭਰ ਰਖਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 132 





ਪਦਾਂ ਦੀ ਅਰਥ ਵਿਚਾਰ ਇਹ ਰਸਤਾ ਵਧੇਰੇ ਦੇਂਦੀ ਹੈ ਕਿ ਭਾਈ ਸਾਹਿਬ ਜੀ ਦੀ ਆਸ਼ਾ ਹੈ 
“ਮੇਰਾ ਮਨੋਰਥ ਸਮੁੰਦਰ ਵਿਚ ਜਹਾਜ਼ ਵਾਂਡੂ ਹੈ, “ ਅਰਥਾਤ ਕਠਨਤਾ ਵਾਲਾ ਕੰਮ ਹੈ, 
ਫੇਰ ਉਸ ਸਮੁੰਦਰੀ ਸਫਰ ਵਿਚ ਵਿਘਨਾ ਦਾ ਭੈ ਹੈ। 
[ਬੇਨਤੀ] 
ਤੁਮਰੋ ਨਾਮ ਨਿਬਾਹਹੁ ਲਾਜਾ। 
ਕਰਹੁ ਗ੍ਰਿੰਥ ਪੂਰਨ ਸ਼ੁਭ ਕਾਜਾ। 
ਤਵ ਕਰੁਨਾ ਬਿਨ ਅੱਖਰ ਏਕੂ। 
ਨਹਿਂ ਉਪਜਤਿ ਮੁਝ ਰਿਦੈ ਬਿਬੇਕੂ ॥੪॥ 
ਦੋਹਰਾ: ਗੁਰੁ ਪਗ ਪ੍ਰੋਮ ਸਮੁੰਦਰ ਸਮ, ਸੁਧਾ ਪਰਦਿ ਕਵਿਤਾ ਸੁ। 
ਸਿੱਖ ਬਿੰਦਾਰਿਕ ਪੀਵਹੀਂ, ਨਿੰਤ ਹੈ ਸੁਮਤਿ ਪ੍ਰਕਾਸ਼ ॥੫॥ 
ਨਾਮ=ਨਾਮ ਤੋ ਮੁਰਾਦ ਨਾਮ ਦੇ ਬਿਰਦ ਦੀ ਹੈ ਕਿ ਮੈਂ ਆਪਦਾ ਹਾਂ ਤੇ ਆਪਦਾ ਯਸ਼ 
ਗਾਉਣ ਲਗਾ ਹਾਂ। 
ਨਿਬਾਹਹੁ ਲਾਜਾ=ਲਾਜ ਨਿਬਾਹੋ ਦਾ ਮਤਲਬ ਹੈ ਕਿ ਮੇਰੇ ਵਿਚ ਕੋਈ ਗੁਣ ਨਹੀਂ, ਮੈ' 
ਤੁਹਾਡਾ ਜੁ ਹੋਯਾ, ਇਸ ਦੀ ਲਾਜ ਪਾਲੋਂ। 
ਸ਼ੁਭ ਕਾਜਾ='ਸ਼ੁਭ` ਪਦ “ਕਾਜ” ਦਾ ਵਿਸ਼ੇਸ਼ਣ ਹੈ, ਪਰੰਤੂ ਪੂਰਨ ਕਰੋ ਦਾ ਕ੍ਰਿਯਾ 
ਵਿਸ਼ੇਸ਼ਣ ਹੋਕੇ ਬੀ ਲਗਦਾ ਹੈ ਕਿ ਸ਼ੁਭ ਰੀਤੀ ਨਾਲ, ਭਾਵ ਨਿਰਵਿਘਨ ਸੰਪੂਰਣ ਕਰੋ। 
ਕਰੁਨਾ=ਕ੍ਰਿਪਾ। 
ਬਿਬੇਕੂ=ਵਿਵੇਕ-ਗਿਆਨ, ਪਛਾਣ, ਸਿਆਣ, ਨਿਰਣੈ ਕਰ ਲੈਣ ਦੀ ਸ਼ਕਤੀ, ਨਿਰਣੈ 
ਕੀਤਾ ਹੋਯਾ ਸਿੱਟਾ। (ਅ) ਐਉਂ ਬੀ ਤੁਕਾਂ ਦਾ ਅਰਥ ਲਾਉਂਦੇ ਹਨ:-ਤੇਰੀ ਕਿਰਪਾ ਬਿਨਾ 
ਮੇਰੇ ਹਿਰਦੇ (ਵਿਚ) ਵਿਵੇਕ (ਤਾਂ ਕੀ) ਇਕ ਅੱਖਰ ਬੀ ਨਹੀਂ ਉਪਜ ਸਕਦਾ। (ਏ) ਤੇਰੀ 
ਕਿਰਪਾ ਬਿਨਾਂ ਮੇਰੇ ਰਿਦੇ ਵਿਚ ਇਕ ਅੱਖਰ ਦਾ ਗਿਆਨ ਨਹੀਂ ਉਪਜ ਸਕਦਾ। 
ਸੁਧਾ=ਅੰਮ੍ਰਿਤ। ਪਰਦਿ=ਦਾਤਾ। [ਸੰਸ. ਪੁਦ=ਦਾਤਾ]। 
ਕਵਿਤਾਸੁ=ਕਵਿਤਾ4ਸੁ=ਕਵਿਤਾ=ਸ਼ਾਇਰੀ, ਪਦਯ ਰਚਨਾ, ਮਨ ਦੇ ਭਾਵ ਆਦਕਾਂ ਨੂੰ 
ਰਮਣੀਕ ਤ੍ਰੀਕੇ ਨਾਲ ਛੰਦ ਵਿਚ ਕਹਿਣ ਦੀ ਮਤੀ। ਸੁ=ਉਹ; ਇਸ਼ਾਰਾ-ਸਮੁੰਦਰ-ਵਲ ਹੈ। 
ਬਿੰਦਾਰਕ=ਵ੍ਰਿੰਦਾਰਕ=ਦੇਵਤਾ, ਅਮਰ ਜੀਵਨ _ਵਾਲਾ। [ਸੰਸ: ਵ੍ਰਿੰਦਾਰਕ=ਸੁੱਦਰ, 
ਮਨੋਰੰਜਕ, ਉੱਤਮ, ਸੁੇਸ਼ਟ। ਦੇਵਤਾ] 
ਸੁਮਤਿ=[ਸੁ=ਸ੍ਰੇਸ਼ਟ, ਮਤਿ=ਬੁਧੀ]। ਸ੍ਰੇਸ਼ਟਬੁਧੀ ਭਾਵ ਆਤਮ ਵਿਸ਼ੈਣੀਬੁਧੀ ਹੈ। 
ਅਰਥ: (ਹੇ ਸਤਿਗੁਰੂ ਜੀ! ਤੁਹਾਨੂੰ) ਆਪਣੇ ਨਾਮ (ਦਾ ਬਿਰਦ ਹੈ, ਦਾਸ ਦੀ) ਲਾਜ ਨਿਬਾਹ 
ਦਿਓ, (ਮੇਰਾ ਇਹ) ਸ਼ੁਭ ਕੰਮ ਗੂੰਥ (ਰਚਣ ਦਾ) ਸੰਪੂਰਨ ਕਰ ਦਿਓ। (ਮੈਨੂੰ ਇਹ) 
ਗਯਾਨ (ਪੱਕਾ ਹੈ ਕਿ) ਆਪ ਦੀ ਕਿਰਪਾ ਬਿਨਾ ਇਕ ਇਕ ਅੱਖਰ (ਬੀ) ਮੇਰੇ 
ਹਿਰਦੇ (ਵਿਚੋ) ਨਹੀਂ ਉਪਜ ਸਕਦਾ। ਗੁਰਾਂ ਦੇ ਚਰਨਾਂ ਦਾ ਪੇਮ ਸਮੁੰਦਰ ਸਮਾਨ ਹੈ, 
ਉਹ (ਸਮੁੰਦਰ) ਕਵਿਤਾ (ਰੂਪੀ) ਅੰਮ੍ਹਿਤ ਦਾ ਦਾਤਾ ਹੈ। (ਜਿਸਨੂੰ) ਸਿੱਖ (ਰੂਪੀ) 
ਦੇਵਤੇ ਨਿੰਤ ਹੀ ਪੀਂਦੇ ਹਨ (ਜਿਸ ਤੋਂ ਉਨ੍ਹਾਂ ਦੇ ਹਿਰਦੇ ਵਿਚ) ਨਿਤ ਹੀ ਸੁਭ ਬੁੱਧੀ 
ਦਾ ਪੁਕਾਸ਼ ਹੁੰਦਾ ਹੈ। 
ਸੂਚਨਾ: ਅੱਗੋਂ ਹੁਣ ਕਥਾ ਆਰੰਭ ਹੁੰਦੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੌਪਈ: 

ਵਿਚ ਕਰਤਾਰਪੁਰੇ ਜਗਰਾਈ'। 

ਸ਼ੀ ਅੰਗਦ ਕੋ ਦੀਨਿ ਬਡਾਈ। 

ਅਪਨ ਕੀਨ ਸਚਖੰਡ ਪਯਾਨਾ'। 

ਜੋਤਿ ਰੂਪ ਬਿਬ ਤਨ! ਪਲਟਾਨ ॥੬॥ 
ਜਿਉਂ _ਅਧਿਪਤਿ!' ਇਕ _ਪੋਸ਼ਿਸ਼? 
ਤਜਿਕੈ”। 

ਬੈਸਹਿ!' ਸਭਾ ਦੁਤਿਯ? ਤਨ-ਸਜਿਕੈ”। 
ਤਿਉ ਖਡੂਰ ਮਹਿ ਆਨ ਬਿਰਾਜੇ। 
ਜਿਨ ਸਿਮਰਨਿ ਕਲਿ ਕਲਮਲ! ਭਾਜੇ 
॥੭॥ 


ਦੋਹਰਾ: 

ਤਖਤ ਬੈਠਿ ਅੰਗਦ ਗੁਰੂ 
ਕੀਨ ਖਡੂਰ ਨਿਵਾਸ। 
ਨਰਨ! ਉਧਾਰਨ ਕਾਰਨੇ 


ਕਰਤਿ ਸੁ ਭਗਤਿ ਪ੍ਰਕਾਸ਼ ॥੮॥ 


ਨਿਰੰਤਰ' ਹੀ ਮੁਦ” ਲੋਚਨ ਕੋਏ।” 
ਪੁਨ ਯੌ ਉਪਜੀ ਉਰ! ਬੀਚ ਬਿਚਾਰ 
-ਸੁ ਕਿੰਕਰ! ਕੇ ਭੁਮ ਜਾਸ? ਬਿਗੋਏ”। 


ਪਰਮੇਸ਼ੁਰ ਸ਼੍ਰੀ ਗੁਰ ਨਾਨਕ ਸੋ 
ਜਿਨਾਂ ਭੇਦ ਨ ਮੱਧ ਤਰੰਗਹ ਤੋਏ!- 
॥੯॥ 


ਸ੍ਰੈਯਾ: 
ਚਿਤ ਪ੍ਰੀਤਿ ਕੀ ਰੀਤਿ ਚਿਤੈ? ਨਿਤ ਹੀ 
-ਭਵ” ਮੈ'` ਭਵ? ਸ਼ੀ ਗੁਰੂ ਕੋ ਬਿਧਿ” 
ਲੀਨੋ ? 


133 





'ਜਗਤ ਦੇ ਪਾਤਸ਼ਾਹ (ਗੁਰੂ ਨਾਨਕ ਦੇਵ ਜੀ) ਨੇ। 


'ਚਲਾਣਾ। 
'ਦੂਜਾ ਸਰੀਰ। 
'ਰਾਜਾ। “ਪੁਸ਼ਾਕ। “ਉਤਾਰਕੇ। 


/ਬੈਠੇ। “ਦੂਜੀ। “ਪਹਿਨਕੇ। 


ਕਲਿਜੁਗ ਦੇ ਪਾਪ। 


ਮਨੁੱਖਾਂ ਦੇ। 


'ਦਿਨ। “ਡਾਹਕੇ। “ਬੈਠੇ। 


'ਚਰਣ ਕਮਲਾਂ ਵਿਚ। 

ਗਇਕਰਸ। “ਬੰਦ (ਅ) ਖਿੜੇ। ਅੱਖਾਂ ਦੇ ਕੋਏ। 
'ਦਿਲ। 

/ਦਾਸਾਂ ਭਾਵ ਸਿੱਖਾਂ ਦੇ। “ਜਿਨ੍ਹਾਂ (ਗੁਰੂ ਨਾਨਕ 
ਦੇਵ) ਨੇ। 'ੂਮ ਦੂਰ ਕੀਤੇ। 


ਜਿਨ੍ਹਾਂ ਦਾ ਵਾਹਿਗੁਰੂ ਨਾਲ ਭੇਦ ਨਹੀਂ ਜੀਕੂੰ ਜਲ 
ਤੇ ਲਹਿਰਾਂ ਦਾ ਫਰਕ ਨਹੀਂ। 'ਪਾਠਾਂਤੂ-ਜਿਮ। 
/ਚਿਤਵਦੇ ਹਨ (ਦੂਜੇ ਗੁਰੂ ਜੀ)। 


/ਸੰਸਾਰ। “ਜਨਮ। `ਕਿਸ ਤਰ੍ਹਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 134 


ਪੁਨ ਬਾਲ ਜੁਵਾ ਕੇ! ਬਿਲਾਸ” ਜੇਊ 'ਜੁਆਨੀ ਦੇ। “ਕੌਤਕ ਬਚਨ, ਆਦਿ ਹਾਲ। 

ਇਤਿਹਾਸ ਕਹੈ ਸਿਖ ਕੌਨ ਪੁਬੀਨੋ:? _'ਚਤੁਰ। 

ਸਭਿ ਦੇਸ਼ ਬਿਦੇਸ਼ਨ' ਕੋ ਰਟਨੋ? 'ਦੇਸ਼ਾਂ ਪ੍ਰਦੇਸ਼ਾਂ। “ਫਿਰਨਾ। 

ਕਟਨੋ ਕੁਟਿਲੋ' ਬਡ ਦੰਭ? ਜੁ ਕੀਨੋ। __'ਪਾਪ। “ਪਖੰਡ। 

ਚਿਤ ਚਿੰਤਤਿ ਦੇਤਿ ਅਚਿੰਤਤਤਾ 

ਜੋਊ ਬੈਸ ਇਕੰਤ ਗੁਰੂ ਰਸ ਭੀਨੋ- 

॥੧੦॥ 

ਦੋਹਰਾ: 'ਸ਼ਰੇਸਟ। ਅੰਤਰਜਾਮੀ 

ਸ਼ੀ ਗੁਰ ਬਰ! ਸਰਬੱਗ? ਉਰ, 

ਡਰ! ਹਰਿ? ਅਰੁ ਜੁਰ ਤੀਨ”। ਦਿਲ ਦਾ ਡਰ। “ਦੂਰ ਕਰਦੇ ਹਨ। 'ਅਤੇ ਤਿੰਨੇ 
ਤਾਪ। 

ਪਢਹਿ ਸੁਨਹਿ ਸਿਖ ਹੋਇ ਗਤਿ,! 'ਮੁਕਤ। 

ਰਿਦੇ ਮਨੋਰਥ ਕੀਨ ॥੧੧॥ 

ਚੌਪਈ: /ਉਧਰ। 

ਉਤ ਬਾਲੇ ਸੰਧੂ ਸੁ ਵਿਚਾਰਾ। 

'ਸ਼ੀ ਨਾਨਕ ਭੇ ਹਰਿ ਅਵਤਾਰਾ। 

ਨਿਜ! ਅਸਥਾਨ ਸੁ ਕੌਨ ਬਿਠਾਯੋ ? 

ਤਿਸ ਦਰਸਨ _ਜਿਯਰਾ' _ਲਲਚਾਯੋ 

॥੧੨॥ 

ਬਹੁ ਨਰ ਮਹਿ ਬੋਲਯੋ ਇਮ ਬਾਲਾ ॥ 

ਇਕ ਸਿਖ _ ਬਚ? ਭਾਖਯੋ: ਤਿਹ ਸਿਖ ਨੇ। “ਬਚਨ। ਆਖਿਆ। “ਉਸ ਵਕਤ। 

ਕਾਲਾ“। 

ਤਿਹਣ ਗੋਤ ਅੰਗਦ ਤਿਹ ਨਾਮੂ। 

ਗੁਰਤ ਉਚਿਤ! _ ਭਯੋ __ ਅਭਿਰਾਮੂ? 'ਲਾਇਕ। 'ਸੁੰਦਰ। 

॥੧੩॥ 

ਕਬਿੱਤ: 'ਕੰਨੀਂ। “ਰੋਮ ਖੜੇ ਹੋ ਗਏ ਸਰੀਰ ਦੇ। 

ਸੂਤ ਸੁਨਿ ਬਾਲੇ ਬਾਤ, ਭਯੋ ਪੁਲਕਾਤ 

ਗਾਤ,? 

ਅੰਗ ਨ ਸਮਾਤਿ ਚਲਜਯੋ ਤਹਾ ਤਬ ਧਾਇ 

ਕੈ”। 

ਕਾਤਿਕ ਦਿਵਸ” ਪੁੰਨਯੋ, ਆਇ ਸੁ 

ਦਿਦਾਰ ਕੀਨੋ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 135 





'ਕੀਤੀ। “ਹੱਥ। 'ਜੋੜਕੇ। “ਨਮਸਕਾਰ। “ਸਿਰ। 
6ਨਿਵਾਕੇ। 


।ਆਗਯਾ। 
ਗੁਰੂ ਅੰਗਦ ਜੀ) ਸਤਿ ਕਰਤਾਰ ਉਚਾਰਕੇ। 


ਪੁੱਛਣ ਲੌਗੇ। “ਫਿਰ। 
'ਕਿਧਰੋਂ। 


ਸੁਨਾਇਕੈ?” ॥੧੪॥ 

ਦਹਰਾ : 

ਜਥਾਸ਼ਕਤ ਜੋ ਭੇਟ ਥੀ, 

ਆਗੈ ਧਰੀ ਬਨਾਇ। ਭਾਵ ਬਾਲੇ ਨੇ)। 
ਪੁਨ ਬਾਲਾ ਬੋਲਤਿ ਭਯੋ, 

ਬਿਨੈ ਬਚਨ ਮਹਿ ਪਾਇ ॥੧੫॥ 


ਚੌਪਈ: 

'ਸ਼ੀ ਅੰਗਦ ਜੀ ਸੁਨਹੁ ਕ੍ਰਿਪਾਲਾ ! 

ਸੰਧੂ ਗੋਤ ਨਾਮ ਮੁਹਿ ਬਾਲਾ। 

ਰਾਇ ਭੋਇ ਤਲਵੰਡੀ ਜੋਊ। 

ਵਤਨ ਜਨਮ ਹਮਰਾ ਹੈ ਸੋਊ ॥੧੬॥ 

ਗੁਰ ਦਰਸ਼ਨ ਕੀ ਲਾਲਸ ਭੂਰੀ”। 'ਬਹੁਤੀ। 

ਯਾਤੇ ਹੌ ਚਲ ਆਇ ਹਦੂਰੀ'। 'ਹਜੂਰੀ ਵਿਚ। 

ਅਜਰ ਜਰਨ! ਉਰ? ਧੀਰਜ ਧਾਰੀ। 'ਅਜਰ ਨੂੰ ਜਰਨ ਵਾਲੇ। “ਦਿਲ। 
ਸੁਨੀ ਆਪ ਕੀ ਮਹਿਮਾ ਭਾਰੀ ॥੧੭॥ 

ਕਹਿ ਸੂ ਅੰਗਦ “ਤੁਮ ਗੁਰ ਕੋ ਹੈ? 

ਕਰਹੁ ਉਚਾਰਨ ਨਿਜ ਮਤਿ' ਜੋ ਹੈ। 'ਸਿੱਧਾਂਤ। 

ਮਧੁਰ ਬਚਨ ਸ਼ੁਭ ਮ੍ਿਦੁਲ ਸੁਭਾਊ। 

ਬਿਸ਼ਿਯਨ! ਬਾਊ ਸਪਰਸ ਨ _ਕਾਊ” 'ਵਿਕਾਰਾਂ ਦੀ। 

॥੧੮॥ 

ਹਾਥ ਬੰਦਿ' ਬੋਲਯੋ ਬਚ ਬਾਲਾ। ਹੱਥ ਜੋੜਕੇ। 

“ਸਭਿ ਰਾਵਰ ਕੋ! ਗਯਾਤ” ਬਿਸਾਲਾ:। _'ਆਪਨੂੰ। “ਖਬਰ। 'ਬਹੁਤੀ। 
ਤਦਪਿ' ਜੁ ਤੁਮ ਪੂਛਨ ਅਨੁਸਾਰੀ। 'ਤਾਂ ਭੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 136 





॥੧੯॥ 

ਸ਼ੀ ਨਾਨਕ ਜੀ ਮਮ ਗੁਰੁ ਪੂਰਨ। 

ਕਲਿ _ਕਲਮਲ _ਰੁਜ! ਪਦ? ਰਜ? 'ਰੋਗ। “ਚਰਣ। 'ਧੂੜੀ। “ਨਾਸ਼ ਕਾਰਕ। 

ਚੂਰਨ”। 

ਦੰਭ! ਮਤੰਗਹਿ? ਕੋ” ਸਰਿ“ ਕੇਸਰਿ”। _'ਪਖੰਡ ਰੂਪੀ। “ਹਾਥੀ। ”ਨੂੰ। “ਬਰਾਬਰ। “ਸ਼ੇਰ 
ਦੇ। 

ਭਾਉ ਭਗਤਿ ਕ੍ਰਿਖਿ'ਂ ਜਗਤ _ਸੁ'ਖੇਤੀ। 'ਬੱਦਲ। 

ਜਲਧਰ£ ॥੨੦॥ 

ਸੁਨਿ ਸੁ ਅੰਗਦ ਬਚਨ ਉਚਾਰਯੋ। 

“ਤੁਮ ਗੁਰ ਨਾਨਕ ਰੂਪ ਨਿਹਾਰਯੋ!। 

ਕਬ ਕੀ ਗੁਰ ਸਿੱਖੀ ਮਨ ਮਾਨੀ? 

ਪਰਮ ਪ੍ਰੋਮ ਮਹਿੰ ਮਤਿ ਲਪਟਾਨੀ” 

॥੨੧॥ 

ਬਾਲਾ ਬੋਲਯੋ “ਸੁਨਹੁ ਦਯਾਲਾ। 

ਤਿਨ ਕੇ ਸੰਗਿ ਰਹਯੋ ਚਿਰਕਾਲਾ। 


ਤੀਨ ਬਰਖ ਤਨ ਬੈਸ ਵਡੇਰੀ। 
ਬਾਲ! ਤਰੁਨ” ਬਯ” ਬਿਤੀ“ ਬਤੇਰੀ 'ਬਾਲਪਨ। “ਜਵਾਨੀ। “ਉਮਰ। “ਗੁਜਰੀ। 


੨੨ || 


ਦੋਹਰਾ: 
ਦਹਦਿਸ਼ ਦਰਸ _ਦਿਖਾਇਓ, ਦਯਾ 

ਦ੍ਰਿਸ਼ਿ ਕੋ ਦੇਖਿ। 

ਨਿਕਟ ਰਹਿਤ ਤਿਨ ਚਰਨ ਹਮ, ਤਾਰਯੋ 'ਬਹੁਤ ਸਾਰਾ। 

ਜਗਤ ਬਿਸੇਖ/ ॥੨੩॥ 

ਦਯਾਐਨ! ਸੁਨਿ ਬੈਨ ਏ, ਦੈਨ ਭਗਤਿ 'ਦਯਾ ਦਾ ਘਰ। 

ਨਿਜ ਦਾਸ। 

ਉਠ ਕਰਿ ਭੁਜ ਭਰਿ' ਗਰ? ਮਿਲੇ /ਬਾਹਾਂ ਵਿਚ ਲੈ ਕੇ। “ਗਲ। 

ਉਰ ਧਰਿ ਪਰਮ! ਹੁਲਾਸ ॥੨੪॥ /'ਬਹੁਤ। 

ਚੌਪਈ: 'ਫੇਰ। “ਅੱਖਾਂ _ਵਿੱਚੋਂ। 'ਛੁਟਿਆ। “ਪ੍ਰੇਮ ਦਾ 
ਬਹੁਰ ਬਿਲੋਚਨ? ਮੁਚਾ” ਬਿਰਾਗਾ“। ਜਲ। 

ਕਰਿ ਉਰ ਚਰਨਨ ਬਰ? ਅਨੁਰਾਗਾ?। _ 'ਰਿਦੇ। 'ਸ਼ਰੇਸ਼ੂ ਚਰਨਾਂ ਦਾ। 'ਪ੍ਰੇਮ। 

ਧੀਰ ਨ ਧਰਹਿੰ' ਅਧਿਕ! ਧਰ? ਆੰਂਸੂ”। _'ਬਹੁਤ। “ਜ਼ਮੀਨ ਤੇ। “ਅੱਥਰੂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 137 


ਪਰਤਿ', ਪੁੀਤ' ਕੀ ਭਗਤਿ? ਉਲਾਸੂ? 'ਡਿਗਦੇ ਹਨ। 'ਪ੍ਰੇਮਾ ਭਗਤੀ ਦੇ। “ਉਛਾਲੇ 

॥੨੫॥ ਨਾਲ। 'ਪਾਠਾਂਤ੍ਰ-ਨੀਰ। 

ਸਵਿਤਾ! ਅਸਤਿ? ਨਿਸਾ ਹੁਇ ਆਈ। _'ਸੂਰਜ। “ਛਿਪਿਆ। “ਰਾਤ। 

ਬਾਲਾ ਰਹਤਿ ਭਯੋ ਤਿਹ ਥਾਂਈ। 

ਸਿਖ ਸੰਗਤਿ ਜਹਿਂ ਮਿਲ ਸਮੁਦਾਯਾ!। _ 'ਸਾਰੀ। 

ਤਹਾਂ ਬਸਯੋ ਸਭਿਹਿਨਿ ਮਨ ਭਾਯਾ! 'ਪਿਆਰਾ ਲੌਗਾ। 

॥੨੬॥ 

ਨਿਸ ਮੈ ਭਨਤਿ ਰਹਜਯੋ ਤਿਨ ਸਾਥਾ। 

ਸ਼ੀ ਨਾਨਕ ਕੀ ਸੁੱਦਰ ਗਾਥਾ। 

ਅੰਗਦ ਮਗਨ ਲਗਯੋ ਮਨ ਧਯਾਨਾ। 

ਆਸਨ ਬੈਸਯੋ ਭਈ ਬਿਹਾਨਾ! ॥੨੭॥ _'ਸਵੇਰਾ ਹੋ ਗਿਆ। 

ਪੁਨ ਪੂਖਨ! ਪਰਕਾਸ਼ਤਿ ਭਯੋ। 'ਸੂਰਜ। 

ਛੁਟੀ ਸਮਾਧਿ ਸ਼ਨਾਨੰ” ਕਯੋ। 'ਇਸ਼ਨਾਨ। 

ਬੈਸੇ! ਬਹੁਰ? ਬੁਲਾਯੋ ਬਾਲਾ। 'ਬੈਠੇ। “ਫੇਰ। 

ਬੰਦਨ ਕਰੀ ਆਨ ਤਤਕਾਲਾ! ॥੨੮॥ _ 'ਉਸ ਵੇਲੇ। 

$ =੨ (੨ 1 'ਕਥਾ। 

ਗੁਰ ਅੰਗਦ ਸ਼ੀ ਮੁਖ ਕਹਯੋ “ਸਭਿ 

ਇਤਿਹਾਸ' ਸੁਨਾਉ। 

ਸ਼ੀ ਨਾਨਕ ਕੇ ਜਨਮ ਤੇ, ਸਕਲ! ਕਥਾ_'ਸਾਰੀ। 

ਸਮਝਾਉ” ॥੨੯॥ 

ਚੌਪਈ: 'ਬਾਣੀ। “ਕਹੀ। 

ਬਾਲੇ ਗੁਰ ਪੁਤਿ ਗਿਰਾ! ਉਚਾਰੀ”। 

“ਜਨਮ ਕਥਾ ਅਨਜਾਨ ਅਗਾਰੀ'। /ਪਹਿਲੋ' ਦੀ (ਮੈਨੂੰ) ਪਤਾ ਨਹੀਂ। 

ਬਹੁਤ ਨਰਨ ਤੇ! ਇਹ ਬਿਧਿ ਸੁਨੀ। 'ਨੁੱਖਾਂ ਤੋਂ। 

ਸੋ ਤੁਮ ਪਾਸ ਬਖਾਨਤਿ _ਗੁਨੀ! 'ਸੋਚਕੇ। 

॥੩੦॥ 

ਉਰਜ!' ਮਾਸ ਕੀ? ਪੁਰਨਮਾਸ਼ੀ। " 'ਕੱਤਕ ਦੇ। “ਮਹੀਨੇ ਦੀ। "ਵਲੈਤ ਪਹੁੰਚੀ ਤੇ 
ਰਜ ਹਾਫ਼ਜ਼ਾ ਬਾਦ ਵਾਲੀ ਜਨਮਸਾਖੀ ਵਿਚ “ਵੈਸਾਖ 

ਦੀ ਤ੍ਰਿਤਿਆ' ਲਿਖਿਆ ਹੈ। 

ਬਿੰਸਤ ਸਪਤ' ਨਿਛੱਤ੍ਰ ਸੁਰਾਸੀ। 'ਵੀਹ ਤੇ ਸੱਤ ਸਤਾਈ। 

ਔਰ ਸੁਨੀ ਸੋ ਕਰੋ” ਉਚਾਰੀ। 

ਪੱਤੀ ਜਨਮ ਲਿਖੀ _ਦਿਜ! ਸਾਰੀ 'ਬੁਾਹਮਣ ਨੇ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 138 





॥੩੧॥ 

ਕਾਲੂ ਨਾਨਕ! ਜਨਕ? ਜਨੀਜੈ”। ਗੁਰੂ ਨਾਨਕ ਜੀ ਦੇ। ?ਪਿਤਾ। 'ਜਾਣੀਏ। 

ਧਾਮ! ਮੱਧ” ਤਿਹ” ਧਰੀ“ ਲਖੀਜੈ”। 'ਘੁਰ। “ਵਿਚ। “ਉਸਦੇ। “ਰੱਖੀ। “ਜਾਣੋ। 

ਭਾ ਪਰਲੋਕ! ਕਾਲ ਬਹੁ ਕਾਲੂ”। ਚਲਾਣਾ ਹੋ ਗਿਆ ਹੈ। “ਬਹੁਤ ਚਿਰ ਹੋਯਾ ਕਾਲੂ 
ਰਹ ਜੀਦਾ। 

ਜੀਵਤਿ ਅਨੁਜ! ਨਾਮ ਤਿਹ ਲਾਲੂ 'ਛੋਟਾ ਭਿਰਾਉ। 

॥੩੨॥ 

ਦੋਹਰਾ: 'ਬੁੱਢੀ। “ਉਮਰ। “ਸਰੀਰ। 

ਬ੍ਰਿੱਧ' ਬੈਸ” ਬਪੁ” ਬਲ ਬਿਨਾ 

ਬੀਤੇ ਬਰਖ! ਬਿਸਾਲ?। 'ਵਰ੍ਹੇ। “ਬਹੁਤੇ। 

ਤਲਵੰਡੀ ਮਹਿਂ ਸਦਨ! ਤਿਸੁ /ਘੁਰ। 

ਸੁਨਹੁ ਸ਼੍ਰੋਨ' ਗੁਰੁ ਦਯਾਲੂ !” ॥੩੩॥ _ 'ਕੰਨੀਂ। 

ਚੌਪਈ: 

ਸ਼ੀ ਅੰਗਦ ਸੁਨਿ ਉਰ ਬਹੁ ਹਰਖਾ। 

ਪਰਮ ਪ੍ੋਮ ਜਯੋ' ਜਲਧਰ' ਬਰਖਾ”। 

ਬੋਲੇ ਗਿਰਾ ਰਸਾਲ! ਕ੍ਰਿਪਾਲਾ। 

“ਕਿਤਿ ਬਿਧਿ' ਲੀਜੈ ਪੱਤਰੀ ਬਾਲਾ? 

॥੩੪॥ 

ਐਸਾ ਕੌਨ ਮੀਤ ਸਿਖ ਹੋਈ? 

ਪੱਤੀ ਕੋ ਦਰਸਾਵਹਿ' ਜੋਈ। ” 

ਬਾਲਾ ਕਹੈ “ਖੋਜ ਜੋ ਕੀਜੈ। 

ਤੌ ਨਿਹੰਚੈ ਪੱਤਰੀ ਕਰ ਲੀਜੈ! ॥੩੫॥ 

ਲਾਲੂ ਆਲਯ' ਮਿਲਕਰਿ ਤਾਸੂ”। 

ਖੁਜਵਾਵਹਿੰ' ਜਬ ਤਿਹ ਕੇ ਪਾਸੂ। 

ਤੌ ਕਰ ਆਵਹਿ, ਪਠਵਹੁ! ਕੋਈ। 

ਹੇਰਹੁ' ਪੂਰ ਮਨੋਰਥ” ਹੋਈ” ॥੩੬॥ 

ਦਹਚਾ; 

ਸ਼ੀ ਅੰਗਦ ਭਾਖੀ ਗਿਰਾ, “ਹੋਵਹਿ ਤੁਮ 

ਤੇ ਕਾਮਾਂ। 

ਤਾਹਿਂ ਨਗਰ ਮਹਿ ਰਹਿਤ ਹੋ, 

ਖੁਜਵਾਵਹੁ ਤਿਹ ਧਾਮ” ॥੩੭॥ 

ਚੌਪਈ: 'ਚੰਦੂਮਾ (ਰੂਪੀ) ਮੁਖ ਤੋਂ। 'ਅੰਮਿਤ ਵਰਗੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 139 


ਕਹਿ ਬਾਲਾ ਮੁਖ ਸਸਹਿ! ਸੁਧਾ ਸੀ2। __ (ਬਾਣੀ)। 

“ਸ਼ੀ ਅੰਗਦ ਸੁਨਿਯੇ ਸੁਖਰਾਸੀ! ! ਸੁੱਖਾਂ ਦੀ ਖਾਣ। 

ਏਕ ਸਿੱਖ ਦੀਜੈ ਮੁਝ ਸਾਬੂ। 

ਜਾਵਹਿਂ _ਜਸਪਦ! _ ਦੀਨਾ _ਨਾਬੂ ! 'ਛੇਤੀ। 

॥੩੮॥ 

ਲਾਲੂ ਆਲਯ ਲੇਹਿੰ ਟੁਲਾਈ'। ਲੋਭ ਲਵਾਂਗੇ। 

ਆਨਹਿਂ ਹਮ ਜੇ ਤਹਿਂ ਪਾਈ'। ” 'ਜੇ ਉਥੋਂ ਲੌਭੀ ਤਾਂ ਲੈ ਆਵਾਂਗੇ। 
ਗੁਰ ਪਰਸੀਦੇ!' ਬਾਲੇ ਪਰ ਤਬ। ” ਖੁਸ਼ ਹੋਏ। ਇਹ ਅਸੀਸ ਦਿੱਤੀ। 
“ਚਿਤ ਕਰਤਾਰ ਨ ਬਿਸਰੈ ਉਰ' ਕਬਿ? 'ਦਿਲੋਂ। “ਕਦੇ। 

॥੩੯॥ 

ਲਾਲ ਪੰਨੂ ਸਿੱਖ ਸਦਾਯਾ। 

ਸ਼ੀ ਮੁਖ ਤੇ ਇਵ' ਵਾਕ ਅਲਾਯਾ। 'ਇਸ ਤਰ੍ਹਾਂ। 
“ਗੁਰਸਿੱਖੀ ਤੁਮ ਮਹਿਂ ਅਧਿਕਾਈ!। __ 'ਬਹੁਤੀ। 

ਜਿਵ ਸਾਵਨ _ਸਰਿਤਾ! _ਬਹੁਤਾਈ 'ਨਦੀ। 

॥੪੦॥ 

ਦੋਹਰਾ: 

ਜਹਿੰ ਜਨਮਯੋ ਮਮ! ਨਾਥਾਂ। /ਮੇਰਾ। ਸੁਆਮੀ (ਗੁਰੂ ਨਾਨਕ)। 
ਭਵਪੱਤ੍ੀ!' ਕੋ ਆਨਿਕੈ, ਕੀਜੈ ਜਨਮ 'ਜਨਮ ਪੱਤ੍ਰੀ। “ਸਫਲ। 
ਸਕਾਥ” ॥੪੧॥ 

ਚੌਪਈ: ਕੰਨੀਂ। 





ਸੁਨਿ ਸ਼ੁਤਾ ਬਚਨ ਸਮਾਤਿ ਨ ਅੰਗਾ। 
ਭਯੋ ਤਯਾਰ ਚਲਨ ਕੋ ਸੰਗਾ। 
ਧੰਨ ਭਾਗ ਅਪਨੇ ਕਰਿ ਜਾਨੇ। 


ਪੱਤੀ ਨਾਨਕ ਦਰਸ਼ਨ ਮਾਨੇ" ॥੪੨॥ _'ਭਾਵ ਅਵਤਾਰ ਦੀ ਥਿੱਤਵਾਰ ਠੀਕ ਲੌਭਣ ਲਈ 
ਪੱਤਰੀ ਦੀ ਖੋਜ ਹੋਈ। 


ਬੰਦਨ ਕਰਿ ਸੁਨਿ “ਸਤਿ ਕਰਤਾਰ। 

ਚਲਤਿ ਭਏ ਨਾਨਕ ਉਰ ਧਾਰਿ। 

ਮਗ ਮਹਿ ਮਹਿਮਾਂ ਅਮੀ ਪਟੰਤਰ?। __ 'ਰਾਹ ਵਿੱਚ। ਅੰਮ੍ਰਿਤ ਦੇ ਬਰੱਬਰ। 
ਕਹਤਿ ਸੁਨਤਿ ਜੁਗ ਚਲਤਿ ਨਿਰੰਤਰ? 'ਦੋਵੇਂ। “ਲਗਾਤਾਰ। 

॥੪੨॥ 

ਪਹੁੰਚੇ ਜਬ ਤਲਵੰਡੀ ਜਾਇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਲਾਲੂ ਆਲਯ' ਮਿਲਿ ਏ ਆਇ। 

ਕਰਿ ਬੰਦਨ ਪੁਨ ਬਚਨ ਉਚਾਰਾ। 
ਸੁਨਿ ਲਾਲੂ ! ਇਕ _ਪਰਉਪਕਾਰਾ 
॥੪੪॥ 


<< 


ਦਹਰਾ : 

ਸੋਧਯੋ ਹਮ ਜੋ ਗੁਰ ਭਯੋ, ਅੰਗਦ ਪਰਮ 
ਨਿਧਾਨ। 

ਸ਼ੀ ਨਾਨਕ ਪੁਨ ਤਿਨ ਬਿੰਥੈ, ਭੇਦ ਨ 
ਕੋਊ ਜਾਨਿ ॥੪੫॥ 

ਚੌਪਈ: 

ਦੀਨੀ ਅੰਗਦ ਕੋ ਗੁਰਿਆਈ। 

ਤਿਨ ਪੱਤ੍ਰੀ ਤੁਮ ਸੋਂ ਮੰਗਵਾਈ। 
ਲਾਲਸ' ਹੇਰਨ” ਤਾਸੁ ਬਿਸਾਲਾ”। 

ਸੁਨਿ ਕਰਿ ਸਿੱਖ ਪਠਜਯੋ ਤਤਕਾਲਾ!? 
॥੪੬॥ 

ਲਾਲੂ ਕਹੈ: “ਨ ਮੁਝ ਸੁਧ ਕੋਊ। 


ਭਵਪੱਤੂੀ! ਤੁਮ ਜਾਚਤਿ” ਜੋਊ। 
ਨਾਨਕ ਕੇ ਤੁਮ ਬਹੁਤ ਪਯਾਰੇ। 
ਹਮ ਸੋ ਕਹੁ ਸਭਿ ਭੇਦ ਵਿਚਾਰੇ 


॥੪੭॥ 

ਗੁਰੂ ਅੰਗਦ ਹੈ ਕੈ ਸਰੀ ਚੰਦ ॥ 

ਮੰਜੀ ਕਿਹਿ ਢਿਗ ਆਨੰਦ ਕੰਦ? 

ਸੁਤ ਨੇ ਲਈ ਕਿ ਸੇਵਕ ਪਾਈ। 

ਤਖਤ ਬੈਸ ਕਿਸ ਗੁਰਤਾ ਆਈ??? 
॥੪੮॥ 

ਦੋਹਰਾ: 

ਕਹਿ ਬਾਲਾ: 'ਅੰਗਦ ਗੁਰੂ, ਜਿਹ ਸ਼੍ਹੀ 
ਨਾਨਕ ਆਪ। 

ਪੈਸੇ ਪੰਚ ਨਲੇਰ ਧਰਿ, ਸਿਰ ਨਿਵਾਇ 
ਦਿਯ ਥਾਪਿ ॥੪੯॥ 

ਚੌਪਈ: 


ਦਿ ਵੀ ਰੋੜ 





'ਇੱਛਾ। “ਵੇਖਣ ਦੀ। “ਬਹੁਤੀ। 
'ਛੇਤੀ। 


140 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 141 





ਥਾਪਯੋ ਗੁਰੂ ਨਾਨਕ ਜਬ ਐਸੇ। 

ਖੋਜ ਲਯੋ ਹਮ ਗੁਰੁ ਮਤਧੀਰਾ'। 
ਜਿਉ” _ਖਨਵਾਰੀ! _ ਪਾਵਹਿ _ ਹੀਰਾ 
॥੫੦॥ 

ਸਿਰੀ ਚੰਦ ਗੁਰ ਸੰਤਤਿ' ਜਾਨੇ। 
ਮਾਨਹਿ' ਮਾਨਵ ਮਨ ਅਨੁਮਾਨੇ”। 
ਗੁਰ ਅੰਗਦ ਕੋ ਗੁਰਤਾ ਦਏ। 

ਕਿਧੋ' ਦੁਤਿਯ! ਨਾਨਕ _ਪੁਗਟਾਏ 
॥੫੧॥ 

ਸੁਨਿ ਕਰਿ ਲਾਲੂ ਗਿਰਾ! ਅਲਾਈ”। 
'ਖੋਜਯੋ ਜੇ ਪੱਤਰੀ ਹੁਇ ਭਾਈ। 

ਕਾਗਰ ਲੇਖੇ ਕੇ ਇਕ ਥਾਂਈ। 

ਬਹੁ ਮਹਿ ਮਿਲੀ ਨ ਜਾਨੀ ਜਾਈ? 


॥੫੨ | 


ਦਹਰਾ : 
ਕਹਿ ਬਾਲਾ “ਲਾਲੂ ਸੁਨਹੁ ! ਤੂੰ ਕਾਲੂ 


ਕੋ ਭੁਾਤ॥ 

ਜਨਨਿ ਜਨਕ ਨਾਨਕ ਨਹਿਨ, ਤੁਮ ਤੇ 'ਗੁਰਨਾਨਕ ਜੀ ਦੇ ਮਾਤਾ ਪਿਤਾ ਨਹੀਂ ਨਾ ਬੈਠੇ, 

ਅਬਹਿ ਅਗਾਤਿ' ॥੫੩॥ ਹੁਣ ਤਾਂ ਤੁਸਾਂ ਤੋਂ ਹੀ ਮਿਲੇਗੀ।ਅਗਾਤਿ ਪ੍ਰਾਪਤ 
ਹੋਵੇਗੀ। [ਸੰਸ. ਆਗਤ][ 

ਚੌਪਈ: 

ਤੁਮ ਬਿਨ ਕੌਨ ਕਰੇ ਹਮ ਕਾਮਾ। 

ਭਵਪੱਤ੍ਰੀ ਉਠ ਖੋਜਹੁ ਧਾਮਾ। ` 

ਬਾਲੇ ਕੀ ਸੁਨਿ ਗਿਰਾ ਰਸਾਲੂ। 

ਕਾਗਰ ਗ੍ਰਿਹ _ਖੋਜਤਿ _ਭਾ ਲਾਲੂ 

॥੫੪॥ 

ਖੋਜਤਿ ਖੋਜਤਿ ਪੱਤ੍ਰੀ ਜਬਹੀ। 

ਦਿਵਸ ਪੰਜਵੇ' ਪਾਈ ਤਬ ਹੀ। 

ਦੀਨੀ ਲਾਲੂ ਨੈ ਕਰ! ਬਾਲਾ। 

ਤਾਂਹਿ ਦਈ ਕਰ ਪੰਨੂ ਲਾਲਾ ॥੫੫॥ 

ਲੇ ਪੰਨੂ ਪੁਨ ਬਚਨ ਉਚਾਰੇ। 

“ਬਾਲੇ ! ਚਲੀਏ ਸੰਗ ਹਮਾਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 142 





'ਬਹੁਤ। “ਖੁਸ਼ ਹੋਣਗੇ। 


॥੫੬॥ 

ਸੁਨਿ ਸ਼੍ਰੋਨਨਿ!' ਮਨ ਮਹਿ ਅਨੁਮਾਨੀ?। _'ਕੰਨੀਂ। “ਸੋਚੀ। 
“ਬਾਨੀ ਭਨਤਿ ਸੁਖਨ ਮਮ ਸਾਨੀ2।” _'ਮੇਰੇ ਸੁਖਾਂ ਨਾਲ। “ਮਿਲੀ ਹੋਈ। 
ਗਵਨੇ! ਜੁਗਲ£ ਸੰਗ” ਮਗ ਮਾਂਹੀ”। __'ਟੁਰੇ। 'ਦੋਵੇਂ। 'ਕੱਠੇ। “ਰਾਹ ਵਿਚ। 
ਬਾਲਾ ਪੁਨ ਪੰਨੂ ਦਿਸ ਤਾਂਹੀ ॥੫੭॥ 


੨੩ 


ਮੁਖ ਤੇ ਫੇਰ ॥੫੮॥ 

ਚੌਪਈ: 

“ਹਮਰੀ ਦਿਸ਼ਿ ਤੇ ਦੇਹੁ ਸੰਦੇਸ਼ਾ'। 

ਸ਼ੀ ਅੰਗਦ ਜਿਸੁ ਦੋਸ਼ੁ ਨ ਲੇਸ਼ਾ। 

ਸਿਰੀ ਚੰਦ ਜੇ ਰਿਸਿ' ਕੋ ਧਰੈ। 'ਗੁੱਸੇ। 

ਛਿਮਾ ਧਰਤਿ ਜਿਉ” ਤਿਹ ਪਰ ਕਰੈ?” 'ਧਰਤੀ ਵਰਗੀ ਖਿਮਾ ਉਸ ਪਰ ਕਰਨ। 

॥੫੯॥ 

ਬਾਲੇ ਬਹੁਰੋ ਬਚਨ ਉਚਾਰਾ। 

'ਸ਼ੀ ਅੰਗਦ ਨਾਨਕ ਅਵਤਾਰਾ। 

ਪੰਚ ਦੋਖ ਨਹਿ ਤਿਨ ਮਹਿਂ ਪਾਵਹਿਂ। 

ਨਿਕਟਿ ਤਰਨਿ! ਜਿਉ” ਤਿਮਰ? ਨ 'ਸੂਰਜ ਦੇ। 'ਅਨ੍ਹੇਰਾ। 

ਆਵਹਿ ॥੬੦॥ 

ਸਮ! ਦਮ? ਸੋ ਤਨ” ਗਯਾਨ ਸੁਹਾਵਹਿ। _'ਮਨ ਤੇ ਕਾਬੂ। “ਇੰਦ੍ੇ ਵੱਸ ਵਿੱਚ। 'ਸ਼ਰੀਰ। 

ਆਤਪ ਭਗਤਿ! ਜਗਤ ਬਿਦਤਾਵਹਿੰ?। _ 'ਭਗਤੀ ਰੂਪੀ ਧੁੱਪ। “ਪੁਗਟਾਉਂਦੇ ਹਨ। 

ਪੱਤੀ ਲੇਯ ਚਲੇ ਤਤਕਾਲਾ ॥ 

ਜਹਿੰ ਖਡੂਰ! ਮਹਿ ਗੁਰੂ ਕ੍ਰਿਪਾਲਾ 'ਪਿੰਡ ਦਾ ਨਾਮ। 

॥੬੧॥ 

ਦੋਹਰਾ: /ਬਿਰਾਜਮਾਨ ਹਨ। 

ਬੈਸੇ ਅੰਗਦ ਰਾਜਹੀ,' 

ਬੰਦੇ' ਪਦ” ਅਰਬਿੰਦਾ। 'ਮੱਥਾ ਟੇਕਿਆ। “ਚਰਣ ਕਵਲਾਂ ਉੱਤੇ। “ਚਰਣ 
ਕਵਲਾਂ ਉੱਤੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਰਿਦੇ! ਪ੍ਰਸੀਦੇ” ਸਤਿਗੁਰੂ , 

ਕਹਿ “ਰਹਿ ਚਿੱਤ ਗੁਬਿੰਦ! ॥੬੨॥ 
ਚੌਪਈ: 

ਖੁਸ਼ੀ ਬਹੁਤ ਬਾਲੇ ਪਰ ਕੀਨੀ। 

ਪੁਨ ਪੱਤਰੀ ਅਪਨੇ ਕਰ! ਲੀਨੀ। 
ਸਾਦਰ' ਸੋ ਨਿਜ? ਸੀਸ” ਚਢਾਈ“। 
ਭਾਉ ਬਹੁਤ ਕਰਿ ਉਰ ਮਹਿ! ਲਾਈ 
॥੬੩॥ 

“ਦਰਸ਼ਨ ਤੁਮ ਕਰਿਵਾਯੋ ਗੁਰੁ ਕਾ। 
ਜਿਸ ਤੇ ਭੂਮ ਭਾਗਜੋ ਹੈ ਉਰਕਾ। ” 
ਸਹਸਕ੍ਰਿਤਿ ਅੱਛਰ!' ਜਬ ਚੀਨੇ?। 

ਤਬ ਅੰਗਦ ਜੀ ਬਚਨ ਸੁ ਕੀਨੇ 
॥੬੪॥ 

“ਇਨ ਅਛਰਨ ਕੋ ਜੋਊ ਜਾਨੈ ॥ 

ਸੋ ਯਾ ਕੋ ਪਢਿ' ਅਰਥ ਬਖਾਨੈ। 


॥੬੫॥ 


ਸਰਠਾ: 

ਸਤਿਗੁਰ ਕ੍ਰਿਪਾ ਨਿਧਾਨ, ਸ਼ੀ ਨਾਨਕ 
ਜਗ ਬਿਦਤ ਜਬ। 

ਸੰਗਤਿ ਕੀਨਿ ਮਹਾਨ, ਜਾਨੀ ਬਿਦ੍ਯਾ 
ਬਰਨ ਤਬ ॥੬੬॥ 


ਦਹਰਾ ; 

ਮਹਿਮਾ ਖਹਿਰਾ ਜੱਟ ਇਕ, ਕਹਿ ਸ਼੍ਰੀ 
ਅੰਗਦ ਪਾਸ। 

'ਪੈੜਾ ਮੋਖਾ ਖੱਤਰੀ, ਸੁਲਤਾਨਹਿ ਪੁਰਿ 
ਬਾਸ ॥੬੭॥ 

ਚੌਪਈ: 

ੱਛਰ ਜਾਨਤਿ ਹੈ ਵਹਿ ਦੋਊ। 

ਪਢਿ ਲਿਖਿ ਹੈ ਬੁਲਵਾਈਯੇ ਸੋਊ। ” 
ਸ਼ੀ ਅੰਗਦ ਕਹਿ “ਤੁਮਹੀ ਜਾਵਹੁ। 


143 





'ਦਿਲੋ'। “ਖੁਸ਼ ਹੋਏ। 
'ਵਾਹਿਗੁਰੂ ਚਿਤ ਆਵੇ। 


'ਹੱਥ ਵਿੱਚ। 
ਅਦਬ ਨਾਲ। ਆਆਪਣੇ। “ਸਿਰ ਤੇ। “ਰੱਖੀ। 
'ਛ਼ਾਤੀ ਨਾਲ। 


ਵਸਦਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਰਿ ਸਤਿਕਾਰ ਤੁਰਤ ਲੇ ਆਵਹੁ 
॥੬੮॥ 

ਮਹਿਮਾ ਪਹੁੰਚਯੋ ਤਾਂਹਿ ਅਵਾਸਾ'। 
ਆਨਯੋ ਜਸ ਪਦ! ਸਤਿਗੁਰ ਪਾਸਾ। 
ਪਰਜਯੋ ਚਰਨ ਗੁਰ ਆਗਯਾ ਦੀਨੀ। 
॥੬੯॥ 

ਕਰਕ ਮਹਿ ਲੇਯ ਪੱਤ੍ਰਿਕਾ ਬਾਚੀ। 
ਜਨੁ ਬਾਨੀ' ਰਸਨਾ ਪਰ ਨਾਚੀ। 

ਸੁਨ ਕਰਿ ਖੁਸ਼ੀ ਕਰੀ ਤਿਹ ਸਿਖ ਪਰ। 
“ਗੁਰਮੁਖੀ ਲਿਖੀਏ ਇਹ ਅੱਖਰ? 
॥੭੦॥ 

ਕਹਿ ਕਰਿ ਕਾਗਰ ਲੀਨਿ ਮੰਗਾਈ। 
ਸ਼ੀ ਅੰਗਦ ਸਭਿ ਹੀ ਲਿਖਵਾਈ। 
ਆਸਨ ਡਾਰਿ!' ਅਸੀਨਹਿਂ ਦਯਾਲਾ'। 


ਆਨ ਸੁਨਹਿ ਤਹਿਂ ਸਿੱਖ ਬਿਸਾਲਾ 


॥੭੧॥ 

ਇਕ ਬੁੱਢਾ! ਜੋ ਹੈ ਤਤਵੇਤਾ। 
(ਕਥਾ ਦੇ ਸੁਤੇ) 

ਮੋਹ ਆਦਿ ਜੋਧਾ ਅਤਿ ਜੇਤਾਂ। 
ਬਚਨ ਪਾਇ ਗੁਰੁ ਜੋ ਸਿਸੁ ਬੈਸਾ। 
ਭਯੋ ਪਰਮ _ਬ੍ਰਿੱਧਨ' ਤਨ? 
[ਇਤ 

ਖਟ! ਪਾਤਿਸ਼ਾਹੀ ਰਹਯੋ ਹਦੂਰਾ। 
ਨਿਪੁਨ' ਸੇਵ ਮਹਿ ਬਚਨਨ ਪੂਰਾ। 
ਸੋ ਸ਼੍ਰੋਤਾ ਬੈਸਯੋ' ਮਤਿ ਧੀਰਾ?। 
ਸੁਨਨ ਕਥਾ ਜੁ _ਹਰਹਿ ਭਵਪੀਰਾ' 
॥੭੩॥ 
ਅਮਰਦਾਸ' ਤੇਜੋ ਕੇ ਨੌਦਨ”। 


੭੨੩ 


ਜਸਾ 


144 





'ਡਾਹਕੇ। 'ਪਾਠਾਂਤ੍ਰ ਹੈ-ਆਸਨ ਡਾਸਿ ਅਸੀਨ 
ਦਯਾਲਾ। ਦੂਜਾ ਪਾਠਾਂਤੂ-ਆਸਨ ਡਾਰਿ ਸੁ ਦੀਨ 
ਦਿਆਲਾ। 
'ਬਹੁਤੇ। 


'ਬਾਬਾ ਬੁੱਢਾ ਜੀ ਦੀ ਕਥਾ ਲਈ ਦੇਖੋ ਸ਼ੀ ਗੁਰ 
ਨਾ: ਪੁ: ਉਤ੍ਰਾਰਧ ਅਧਯਾਯ ੪੬। 

'ਜਿੱਤਣ ਵਾਲਾ। 

'ਬਾਲ ਉਮਰ ਤੋੱ'। 

ਬੁੱਢਿਆਂ ਦੇ। ਸਰੀਰ। 


ਛੇਵੀਂ... ਤਕ। 

'ਚਤੁਰ। 

'ਬੈਠਾ। “ਬੁੱਧੀ ਦਾ ਧੀਰਜੀ। 
'ਸੰਸਾਰ ਪੀੜਾ। 


ਸ਼ੀ ਗੁਰੂ ਅਮਰਦਾਸ ਜੀ ਦੀ ਕਥਾ ਲਈ ਦੇਖੋ 
ਗੁਰ ਪ੍ਰਤਾਪ ਸੂਰਜ ਰਾਸ ੧, ਅੰਸੂ ੨੯ ਤੋ 
ਅੱਗੇ। “ਸਪੁੱਤੁ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੇਵੇ ਜਿਨ ਅੰਗਦ ਦੁਖ ਕੰਦਨਾ। 
ਗੁਰਤਾ ਪਾਈ ਜਿਨ ਪਸ਼ਚਾਤੀ'। 
ਸੁਨਤਿ ਭਯੇ ਸੋ ਕਥਾ _ਸੁਹਾਤੀ' 
॥੭੪॥ 

ਪੁਨ ਗੁਰਮੁਖ, ਇਕੁ ਜੀਵਾ' ਭਾਈ। 


ਮਨ ਬਚ! ਕਮ ਜਿਨ ਸੇਵ ਕਮਾਈ। 
ਸ਼ੀ ਅੰਗਦ ਹਿਤ ਭੋਜਨ! ਤਯਾਰੀ। 
ਕਰਤਿ ਪ੍ਰੀਤਿ ਸੋ ਰੁਚਿਰ' ਸਵਾਰੀ 
॥੭੫॥ 

ਪਾਰੋ ਜੁਲਕਾ' ਪੁਨ ਸਿਖ ਏਕੂ। 


ਪਰਮ ਹੰਸ ਕੋ ਜਾਸ ਬਿਬੇਕੂ'। 


ਤਜਨ ਅਸਾਰੰ! ਸਾਰ? ਗੁਹੀਤੀ”। 

ਪੈ! ਅਪ ਕੀ?, ਜਿਉ ਹੰਸਨ ਰੀਤੀ 
॥੭੬॥ 

ਸੈਨ ਸਰਸ' ਇਕ ਧਿੰਡਾ? ਨਾਈ। 


ਜਿਨ ਸਿੱਖੀ ਕੀ ਰੀਤ ਕਮਾਈ। 

ਭਾ ਮੁਰੀਦ ਮੁਰਦੇ ਕੀ ਨਜਾਈ। 

ਗੁਰੂ ਗੋਰ ਮਹਿਂ ਕੀਨਿ ਸਮਾਈ 
॥੭੭॥ 
ਇਤਯਾਦਿਕ ਜੋ ਸੇਵਕ ਪ੍ੋਮੀ। 

ਭਏ ਕਥਾ ਸੁਨਨੇ ਕੇ ਨੇਮੀ। 

ਅਪਰ ਮਨੁਜ!' ਆਵਹਿ ਕਰਿ ਹੇਤੂ”। 
ਸੁਨਹਿੰ ਕਥਾ ਬੇਦੀ ਕੁਲ ਕੇਤੂ' 
॥੭੮॥ 


ਦੋਹਰਾ: 

ਬਾਲਾ ਕਰਤਿ ਉਚਾਰ ਮੁਖ, 
ਪੈੜੇ ਲਿਖੀ ਸੁਧਾਰ। 
ਲਿਖਵਾਈ ਅੰਗਦ ਗੁਰੁ, 


ਜਗ ਕੇ ਕਾਜ ਉਧਾਰਿ ॥੭੯॥ 


145 





'ਦੁਖ ਨਾਸ਼ ਕਰਨ ਵਾਲੇ। 
ਪਿੱਛੋ'। 
'ਸੋਭਨੀਕ। 


ਇਨ੍ਹਾਂ ਦੀ ਕਥਾ ਲਈ ਦੇਖੋ ਗੁ: ਪੂ: ਸੂ: ਰਾਸ ੧ 
ਅੰਸੂ ੧੧। 

!ਬਾਣੀ। “ਸ਼ਰੀਰ (ਕਰਕੇ)। 

ਪ੍ਰਸ਼ਾਦ। 

'ਸੁਆਦਲੇ, ਚੰਗੇ। 


ਇਨ੍ਹਾਂ ਦੀ ਕਥਾ ਲਈ ਦੇਖੋ ਸੂ: ਪੁ: ਰਾਸ ੧ ਅੰਸੂ 
੧੧। 

'ਵਿਚਾਰ (ਅ) ਜਿਨ੍ਹਾਂ ਨੂੰ “ਪਰਮ ਹੰਸ” ਕਹਿ ਕੇ 
ਪਛਾਣੀਦਾ ਸੀ। ਭਾਵ ਇਹ ਉਨ੍ਹਾਂ ਦੀ ਅੱਲ ਸੀ। 
/ਫੋਗ ਨੂੰ। “ਤੱਤ੍ਰ ਨੂੰ। 'ਗੁਹਣ ਕਰਨ ਵਾਲਾ। 
'ਦੁੱਧ। “ਪਾਣੀ ਦੀ। 


'ਵਰਗਾ। ਇਨ੍ਹਾਂ ਦੀ ਕਥਾ ਲਈ ਦੇਖੋ ਗੁ: ਪੁ: 
ਸੂ: ਰਾਸ ੧ ਅੰਸੂ ੧੧। 


ਹੋਰ ਮਨੁੱਖ। “ਪੇਮ ਕਰਕੇ। 
'ਬੇਦੀ ਕੁਲ ਦੇ ਨਿਸ਼ਾਨ (ਸਤਿਗੁਰ ਨਾਨਕ ਦੇਵ 
ਜੀ) ਦੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 146 





ਸੋ ਸੁਨਿ ਬਰਨਨ ਕਰਤਿ ਕਵਿ, 

ਛੰਦ ਚੌਪਈ ਬੰਦ। 

ਸ਼ੀ ਨਾਨਕ ਪਰਮਾਤਮਾ, 

ਬੰਦਨ ਕਰਿ ਸੁਖ ਕੰਦਾ ॥੮੦॥ 'ਸੁਖਦਾਤੇ ਨੂੰ ਮੱਥਾ ਟੇਕ ਕੇ। 

ਇਤਿ ਸੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਪੱਤੀ ਆਨਨ” ਪ੍ਰਸੰਗ ਬਰਨਨੈ ਨਾਮ 
ਦੁਤੀਓ ਅਧਯਾਯ ॥੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 147 


ਅਧਯਾਯ ਤੀਸਰਾ 
੩. [ਸ਼ੀ ਗੁਰ ਨਾਨਕ ਦੇਵ ਜੀ ਦਾ ਅਵਤਾਰ] 





(ਭਾਈ ਬਾਲੇ ਦਾ ਸਰੂਪ] ॥੧..॥ 

(ਕਲਜੁਗ ਦਾ ਜ਼ੋਰ) ॥੪..॥ 

(ਧਰਤੀ ਦੀ ਪੁਕਾਰ) ॥ ੧੫..॥ 

ਬਾਰ ਦੇਸ਼ ਅਤੇ ਤਲਵੰਡੀ ਮਹਿਮਾ) ॥੩੨..॥ 

ਕਬਿੱਤ: 
ਕੋਊ ਕਵਿ ਉਪਮਾ ਸੁ ਦੇਤਿ ਪਾਰਜਾਤ ਪਗ 
ਕੋਊ ਕਹੇ ਗੁਰੂ ਪਗ ਕਮਲ ਅਮਲ ਹੈ'। 
ਪਾਰਜਾਤ=ਕਲਪ ਬ੍ਰਿੱਛ। [ਸੰਸ: ਪਾਰਿਜਾਤ][ਪਗ ਚਰਣ। ਅਮਲ=ਅ%ਮਲ-ਮੈਲ ਤੋ” ਰਹਿਤ। 
ਜੋਊ ਪਾਰਜਾਤ ਨ ਚਿਤੰਨ ਗਤਿਦਾਨ ਨਾਹੀ 
ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ। 
ਚਿਤੰਨ=ਚੇਤਨਤਾ, ਮਨ ਬੁੱਧੀ ਸੰਯੁਕਤ ਹੋਣ ਦੀ ਤਾਕਤ। ਗਤਿ=ਮੁਕਤੀ। ਰੈਨ=ਰੈਣ, ਰਾਤ। 
ਵੈ ਤੋ ਸਹਿਚੇਤ ਦੇਤ ਕਾਮਨਾ ਭਗਤ ਨਿਜ 
ਬਾਸੁਰ ਔ ਰਜਨੀ ਮੇ ਏਕ ਸੇ ਸਤੁਲ ਹੈ'। 
ਸਹਿਚੇਤ=ਸਹਿ-ਚੇਤ| ਚੇਤਨਤਾਈ ਸਮੇਤ। ਬਾਸੁਰ=ਦਿਨ। ਰਜਨੀ ਰਾਤ। ਏਕ ਸੇ=ਇਕੋ ਜੇਹੇ, ਭਾਵ 
ਅਪਣੇ ਆਪ ਦੇ ਖੇੜੇ ਵਿਚ ਇਕ ਰਸ ਖਿੜੇ ਰਹਿੰਦੇ ਹਨ। ਸਤੁਲ=ਸਤੁਲ-ਇਕ ਬੁੱਬਰ, ਭਾਵ 
ਮੁਕਤੀ ਦਾਨ ਦੇ ਸੁਭਾਵ ਵਿਚ ਇਕ ਤੁੱਲ-ਦਾਤੇ-ਹੀ ਰਹਿੰਦੇ ਹਨ। ਇਕ ਰੰਗ ਹਨ। 
ਲਖੇ ਪਦ ਆਦਰ ਨ ਪਾਰਜਾਤ ਕਮਲ ਕੋ 
ਤਾਂ ਤੇ ਪਗ ਪਗ ਪਾਰਜਾਤ ਨ ਕਮਲ ਹੈ ॥੧॥ 
ਲਖੇ=ਪਛਾਣੇ, ਸਿਆਣੇ, ਸਮਝੇ। ਪਦ=ਚਰਣ। ਆਦਰ ਨ 
ਨਹੀਂ।'ਲਖੇ ` ਤੋ ਮੁਰਾਦ ਹੈ ਕਿ ਦੋਹਾਂ ਦੀ ਸਦਰਸ਼ਤਾ ਨਹੀਂ ਹੈ। ਚਰਨ ਨੂੰ ਕਲਪ ਬ੍ਰਿੱਛ ਤੇ ਕਮਲ ਦੀ 
ਉਪਮਾ ਦੇਣੀ, ਚਰਨਾਂ ਦਾ ਆਦਰ ਕਰਨਾ ਨਹੀਂ। ਪਗ ਪਗ=ਚਰਣ ਚਰਣ ਹੀ ਹਨ, ਭਾਵ ਉਨ੍ਹਾਂ ਦੀ 
ਉਪਮਾ ਦੀ ਹੋਰ ਕੋਈ ਵਸਤੂ ਨਹੀਂ ਹੈ। 


ਅਰਥ: 

ਕੋਈ ਕਵਿ (ਗੁਰੂ ਜੀ ਦੇ) ਚਰਣਾਂ (ਨੂੰ) ਕਲਪ ਬ੍ਰਿੱਛ (ਨਾਲ) ਉਪਮਾ ਦੇਂਦਾ ਹੈ, ਕੋਈ 
ਕਹਿੰਦਾ ਹੈ (ਕਿ) ਗੁਰੂ (ਜੀ ਦੇ) ਚਰਣ ਨਿਰਮਲ ਕਮਲ (ਸਮਾਨ) ਹਨ; 

(ਪਰ ਕਵਿ ਇਹ ਨਹੀਂ ਵਿਚਾਰਦੇ ਕਿ) ਜੇਹੜਾ (ਤਾਂ) ਕਲਪ ਸ੍ਰਿੱਛ (ਹੈ) ਨਾਂ (ਤਾਂ ਓਹ) ਚੇਤਨ 
(ਹੈ) ਨਾਂ ਹੀ ਮੁਕਤੀ ਦੇ ਦੇਣ ਵਾਲਾ ਹੈ, (ਅਤੇ ਜੇਹੜਾ) ਨਿਰਮਲ ਕਮਲ ਹੈ (ਉਸ ਦਾ) ਰਾਤ 
ਵਿਖੇ ਮੂੰਹ ਬੰਦ ਹੋ ਜਾਂਦਾ ਹੈ। 

(ਪਰੰਤੂ ਜੋ ਸਤਿਗੁਰੂ ਜੀ ਦੇ ਚਰਣ ਹਨ) ਓਹ ਤਾਂ ਚੇਤਨਾਂ ਵਾਲੇ (ਹਨ,) ਆਪਣੇ ਭਗਤਾਂ 
ਦੀਆਂ (ਮਨੋ) ਕਾਮਨਾ (ਪੂਰੀਆਂ ਕਰ) ਦੇਂਦੇ ਹਨ (ਅਤੇ) ਦਿਨ ਤੇ ਰਾਤ (ਹਰ ਸਮੇਂ) ਵਿਖੇ 
ਇਕੋ ਜੇਹੇ (ਭਾਵ, ਇਕ ਰੱਸ ਰਹਿਣ ਵਾਲੇ ਅਤੇ) ਇਕ ਬਰੱਬਰ (ਭਾਵ, ਇਕ ਰੰਗ ਰਹਿਣ 
ਵਾਲੇ) ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


148 





(ਸੋ ਮੈਂ) ਨਾਂਹੀ ਕਲਪ ਬ੍ਰਿੱਛ (ਤੇ ਨਾਂਹੀ) ਕਮਲ (ਗੁਰੂ ਜੀ ਦੇ) ਚਰਣਾਂ ਦੇ ਆਦਰ ਯੋਗ ਸਮਝੇ 
ਹਨ, ਇਸ ਲਈ ਚਰਣ ਚਰਣ ਹੀ ਹਨ, ਨਾ (ਹੀ) ਕਲਪ ਬ੍ਰਿੱਛ) (ਹਨ ਤੇ ਨਾਂ ਹੀ) ਕਮਲ। 


ਚੌਪਈ: 

“ਕਰ' ਤੂੰਬੀ? ਕਟ” ਕੀਨਿ ਕੁਪੀਨਾ”। 
(ਭਾਈ ਬਾਲੇ ਦਾ ਸਰੂਪ) 

ਤਨ ਊਪਰ! ਕਮਰੀ? ਸਿਤ” ਲੀਨਾ। 
ਉਚੀ ਕੁਲਹ! ਸੀਸ? ਪਰ ਧਾਰੀ। 
ਸ਼ਮਸ਼' ਸ੍ਰੋਤ ਦੀਰਘ” _ਇਕਸਾਰੀ“ 
॥੨॥ 

ਉਰ ਮੈ? ਕਰ ਗੁਰ ਨਾਨਕ ਧਯਾਨਾ। 
ਬੰਦੇ ਪਦ ਅਰਬਿੰਦ” ਬਿਧਾਨਾ”। 
ਬਾਲਾ ਬਰਨਨ ਕਰਨ ਲਗਾ ਬਰਾਂ। 
ਸਸਿ ਮੁਖ ਤੇ! ਇਤਿਹਾਸ ਸੁਧਾ ਸਰ? 
॥੩॥ 

ਸੀ ਬਾਲਾ ਸੰਧੁਰੁ' ਵਾਚ ॥ 


ਕਲਿਜੁਗ ਪਾਇ ਅਕਾਲ ਪੁਜੋਰਾ'। 
(ਕਲਜੁਗ ਦਾ ਜ਼ੋਰ) 

ਪਰਗਟ ਭਏ ਅਘ! ਓਘ£ ਪ੍ਰਘੋਰਾ”। 
ਆਦਿ ਦੁਕਾਲ' ਹੋਤਿ ਉਤਪਾਤਾ”। 
ਭਯੋ ਮਲੇਛ ਰਾਜ ਬਖਯਾਤਾ! ॥੪॥ 
ਪੰਥ ਮੁਹੰਮਦ ਬਢਤਿ ਅਪਾਰਾ। 
ਕਲਮਲ ਮਯ! ਮਤਿਹੀਨ ਬਿਚਾਰਾ। 
ਗੋ! ਗਰੀਬ ਕੋ ਹਤਹਿਂ ਕੁਸਾਲੀ”। 
ਕਲ ਕੇ ਕਾਲਹਿ “ਕੀਨਿ ਕੁਚਾਲੀ' 
॥੫॥ 

ਨ੍ਿਪਤ ਭਏ! ਮਤਿਮੰਦ? ਮਲੀਨਾ”। 
ਜਨੁ ਸ਼ੁਭ ਕਰਮ ਖੋਸ! ਕਿਸ ਲੀਨਾ। 
ਮੰਤ੍ਰੀ ਲੋਲ੫' ਬੇਸਯਾਗਾਮੀ?। 


/ਹੱਥ _ਵਿਚ। “ਛੋਟਾ ਤੂੰਬਾ। ਲੌਕ _ਨਾਲ। 
“ਲੈਗੋਟੀ। 


!ਸਰੀਰ ਉਤੇ। “ਕੰਬਲੀ। “ਚਿੱਟੀ। 
'ਟੋਪੀ। ”ਸਿਰ। 
'ਦਾਹੜਾ। 2ਚਿੱਟਾ। 'ਲੈਬਾ। “ਇਕੋ ਜੇਹਾ। 


'ਦਿਲ ਵਿਚ। 

'ਚਰਣ। “ਕਵਲ। “ਵਿਧੀ ਨਾਲ। 
'ਸਰੇਸ਼ਟ। 

ਚੰਦੂ ਮੁਖ ਤੋਂ। ਅੰਮ੍ਰਿਤ ਵਰਗਾ। 


"'ਸੰਧੁਰੁ” ਦਾ ਇਥੇ ਰਾਗ ਔਕੜ ਵਾਲਾ ਹੈ, 
ਸੰਸਕ੍ਰਿਤ ਦੇ ਵਜਾਕਰਣ ਅਨੁਸਾਰ “ਰੁ ` ਜਿਸ ਦਾ 
ਭਾਵ ਰਾਰੇ ਦੀਆਂ ਵਿਸਰਗਾਂ (:) ਬਣਕੇ ਔਕੁੜ 
ਦਾ “ਉ” ਬਣਕੇ “ਉਵਾਚ” ਬਣ ਜਾਏਗਾ। 
ਅਰਥ-ਇਹ ਭਾਈ ਬਾਲਾ ਸੰਧੂ ਜੀ ਕਥਨ ਕਰਦੇ 
ਹਨ। 

/ਡੁਰੁੱਤਾ ਜ਼ੋਰ। 


'ਪਾਪ। ?ਬਹੁਤੇ। “ਭਯਾਨਕ। 
'ਕਾਲ ਪੈ ਜਾਣਾ ਆਦਕ। ?ਉਪੱਦੂਵ। 
ਪੁਗਟ। 


/ਪਾਪ ਰੂਪ। 
/ਗਊ। “ਅਨਯਾਈ। 
'ਖੋਟੀ ਚਾਲ। 


'ਰਾਜੇ। “ਬੁਧਿ ਭੈੜੀ ਵਾਲੇ। “ਮੈਲੇ। 
'ਖੋਹ। 
'ਲੈਪਟ। “ਵਿਭਚ਼ਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦੁਰਾਚਾਰ' ਕਰਿਹੀ ਮਨਬਾਮੀ? ॥੬॥ 
ਦਹਰਾ : 

ਦੁਖਤਿ” ਕਲੇਸ਼“। 

ਸੂਨ ਸਿੰਘਕਾ' ਸਰਸ? ਸੋ, ਧਰਮ ਭਯੋ 
ਰਾਂਕੇਸ਼ ॥੭॥ 


ਚੌਪਈ: 

ਨ੍ਿਪਤ' ਪੁਕਾਰ? ਨ ਸੁਨਿਹੈ' ਕਾਈ। 
ਕਾਜੀ ਰਿਸ਼ਵਤ ਬਸਿ ਅਧਿ ਕਾਈ'। 
ਝੁਠੇ ਕੋ ਸਾਚਾ ਕਰਿ ਦੇਈ। 

ਸਤਿ ਨਯਾਉਂਕੋ ਨਾਉ ਨ ਲੇਈ ॥੮॥ 
ਜਹਿ ਤਹਿਂ ਚਲੀ ਮਲੇਛਨ ਭਾਖਾ। 
ਨਿਜ ਨਿਜ ਧਰਮ _ਨਰਨ? 
ਨਾਖਾ”। 

ਪੁੰਨ ਹੀਨ ਤਨ ਪਾਪਨ ਪੀਨਾ”। 
ਦਰਬ! _ਖਸੋਟਹਿੰ” ਦੇਖਤਿ ਦੀਨਾ” 
॥੯॥ 

ਪਰ! ਕਾਰਜ? ਕੇ ਕਰਤਾ? ਹਾਨੀ“। 
ਸਨਿ ਜਿਉਂ ਤਨੁ ਖੋਵਹਿ ਦੁਖ ਦਾਨੀ। 


ਸਭਿ 


ਪਰ ਧਨ”, ਪਰ ਨਿੰਦਿਆ, ਪਰਦਾਰਾ”। 
ਨਿਸਦਿਨ ਤਨ ਮਨ ਸੋ ਹਿਤ! ਧਾਰਾ 
॥੧੦॥ 

ਦੋਹਰਾ: 

ਜੰਗਮ' ਬਹੁਤ ਸਰੇਵਰੇ? 

ਕਰਤਿ ਦਿਗੰਬਰ”” ਰਾਰਾਂ। 

ਖਟ! ਦਰਸ਼ਨ” ਹਰਿਨਾਮ ਬਿਨ 

ਹੋਤਿ ਬਾਦ ਮਰਿ ਖ੍ਹਾਰ ॥੧੧॥ 
ਚੌਪਈ: 


ਕੀਨੇ ਦ੍ਰਾਦਸ਼' ਮਾਰਗ? ਜੋਗੀ'। 


149 





'ਭੈੜੇ ਕਰਮ। 2ਵਿੰਗੇ ਮਨ ਵਾਲੇ। 
ਖੋਟੀ ਬੁੱਧਿ। “ਦੁਸ਼ਟਤਾ। 'ਜੂਏਬਾਜ਼ੀ, ਬਖੀਲੀ। 
“ਪਾਪ। “ਦੁਖਾਉਣਾ। “ਸੰਤਾਪ। 


ਏਹ ਸਾਰੇ _ਸਿੰਘਕਾ ਰਾਖਸ਼ਣੀ ਦੇ ਪੁੱਤ - 
ਰਾਹੂਸਮਾਨ (ਹੋ _ਗਏ)। “ਏਹ ਸਾਰੇ ਸਿੰਘਕਾ 
ਰਾਖਸ਼ਣੀ ਦੇ ਪੁੱਤੂ-ਰਾਰੂਸਮਾਨ (ਹੋ _ਗਏ)। 
'ਧੁਰਮ ਪੂਰਨਮਾਸ਼ੀ ਦਾ ਚੰਦੂਮਾ (ਹੋ ਗਿਆ)। 
!ਰਾਜੇ। “ਫਰਿਆਦ। 


'ਬਹੁਤ। 


'ਆਧੋ ਆਪਣਾ। “ਮਨੁੱਖਾਂ ਨੇ। ਛੱਡ ਦਿੱਤਾ। 


'ਤਕੜੇ। 
!ਧਨ। “ਖੋਹ ਲੈਦੇ ਹਨ। “ਗ਼ਰੀਬ ਦੇਖ ਕੇ। 


!ਪਰਾਏ। “ਕੰਮ। “ਕਰਨ ਵਾਲੇ। “ਨਾਸ਼। 

ਸਣ ਸਿੱਕੁਣ (ਆਪਣਾ) ਆਪ (ਕੁਟਾਕੇ ਰੱਸੇਦਾ 
ਰੂਪ ਹੋ ਕੇ ਦੂਜੇ ਨੂੰ ਬੰਨ੍ਹਣ ਦੇ ਕੰਮ ਆ ਕੇ) 
ਦੁਖਦਾਈ ਹੁੰਦੀ ਹੈ। 

ਪਰਾਇਆ ਧਨ। “ਪਰ ਇਸਤ੍ਰੀ। 

'ਪ੍ਰੋਮ। 


/ਟੱਲੀਆਂ ਖੜਕਾ ਮੰਗਣ ਵਾਲੇ ਫਿਰਤੂ। “ਜੈਨੀਆਂ 
ਦੇ ਦੋ ਭੇਦ। 

'ਝਗੜਾ। 

'ਛੇ। ਅਤ। 

'ਝਗੜਿਆਂ। ?“ਖਰਾਬ। 

/ਬਾਰਾਂ। “ਰਾਹ। ਜੋਗੀਆਂ ਦੇ ਬਾਰਾਂ ਪੰਥ ਇਹ 
ਹਨ:-੧. ਹੇੜੂ। ੨. ਪਾਵ। ੩. ਆਈ। ੪. 
ਗੰਮਯ। ੫. ਪਾਗਲ। ੬. ਗੋਪਾਲ। ੭. ਦਾਸ। ੮. 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭਾਉ ਭਗਤਿ ਬਿਨ ਭਏ ਬਿਓਗੀ'। 
ਕਰਹਿਂ ਸ਼ਾਸਤੂਨ ਬਿਪਰ' ਕੁਬਾਦਾ”। 
ਬਹੁਤ ਪਰਸਪਰ! _ਵਧਤਿ _ਬਿਖਾਧਾ? 
'੧੨॥ 

ਮੂੰਡ' ਮੁੰਡਾਵਹਿੰ: ਹੁਇਂ ਸਨਿਆਸੀ। 
ਦਰਬ! ਨਾਰ? ਮਹਿ ਰਿਦਾ? ਦੁਰਾਸੀ“। 


ਭਏ ਅਤੀਤ ਕਹਾਇ ਬੈਰਾਗੀ। 
ਗ੍ਰਿਸਤੀ ਤੇ ਵਧਿ ਮਨ ਦੌਂ? ਲਾਗੀ 
॥੧੩॥ 

ਪੰਡਤ ਪਹਰੂਆ' ਕਰਹਿ ਸਤੇਈ”। 
ਰਖਵਾਰੀ ਕੋ ਸਦਨ ਕਰੇਈ"? 

ਹੁਤੀ ਬਾਰ! ਰਖਬਾਰ ਨ੍ਿਪਾਲਾ”। 

ਪੂਜਾ ਖੇਤ _ਕੋ__ਖਾਤਿ _ਕੁਢਾਲਾ'' 
॥੧੪॥ 

ਦੋਹਰਾ: 

ਭਯੋ ਭਾਰ ਧਰ! ਪਰ? ਅਧਿਕਾ, 

ਧਰਮ ਧਰਤਿ ਨਹਿ ਧੀਰਾਂ। 

ਭਾਉ ਭਗਤਿ ਨਹਿਂ ਜਗਤ ਮੇ', 
ਬਿਕੁਲਾਂ ਭਈ ਭਯ? ਭੀਰ” ॥ ੧੫॥ 


ਚੌਪਈ: 

ਏਕੁੰਕਾਰ ਅਰਾਧਨ ਕੀਨਾ। 
(ਧਰਤੀ ਦੀ ਪੁਕਾਰ) 

ਭਨਤਿ' ਬੇਨਤੀ ਭਈ ਅਧੀਨਾ। 
“ਪਰਮੇਸ਼ੁਰ ਪਰ ਪੁਰਖ ਪੁਰਾਤਨਾ। 
ਪਰਮ ਪਰਾਵਰਨਾਥ' ਸਨਾਤਨ ॥ ੧੬॥ 


ਦੀਨ ਬੰਧੁ! ਪੁਭੁ ਦੀਨ ਦਯਾਲਾ। 
ਦੀਨਾਨਾਥ' ਪ੍ੰਖ? ਪੁਤਿਪਾਲਾ। 


150 





ਕੰਥੜੀ। ੯. ਬਨ। ੧੦ ਧੂਜ। ੧੧. ਚੋਲੀ। ੧੨ 
ਰਾਵਲ। 

ਸਾਈਂ ਤੋ ਵਿੱਛੁੜੇ। 

ਬ੍ਰਾਹਮਨ। “ਭੈੜੇ ਝਗੜੇ। 

ਆਪੋ ਵਿਚੀਂ। “ਝਗੜਾ। 


'ਸਿਰ। ਅੁਨਾਕੇ। 
'ਧਨ। “ਇਸਤ੍ਰੀ। “ਵਿਚ ਦਿਲ ਹੈ। “ਭੈੜੀ ਆਸਾ 
ਵਾਲਾ। 


'ਤ੍ਰਿਸ਼ਨਾ ਦੀ ਅੱਗ। 


!ਪਹਿਰੇਦਾਰ। “ਚੋਰੀ। 

'ਘੁਰ ਦੀ ਰਖਵਾਲੀ ਕੌਣ ਕਰੇ ? 

'ਵਾੜ। “ਰਾਜੇ। 

ਭੈੜੀ ਤਰ੍ਹਾਂ। "ਭਾਈ ਗੁਰਦਾਸ ਜੀ ਨੇ ਵੀ ਏਹੋ 
ਹਾਲ ਦਿੱਤੇ ਹਨ। ਉਸ ਸਮੇ ਦੀਆਂ ਅਨਮਤੀ 
ਤਾਰੀਖਾਂ ਵੀ ਦੇਸ਼ ਦਾ ਬੁਰਾ ਹਾਲ ਦੱਸਦੀਆਂ ਹਨ। 
'ਜ਼ਮੀਨ। “ਤੇ। “ਬਹੁਤ। 


/ਹੌਸਲਾ। 


'ਵਿਆਕੁਲ। ?ਧਰਤੀ) ਭੈ ਨਾਲ ਭੈਭੀਤ ਹੋ ਗਈ 
(ਅੰ) ਭੀੜਾ ਪੈ ਗਈ। “ਧਰਤੀ) ਭੈ ਨਾਲ ਭੈਭੀਤ 
ਹੋ ਗਈ (ਅ) ਭੀੜਾ ਪੈ ਗਈ। 


ਆਖਦੀ ਹੋਈ। 

!ਅਨਾਦੀ। 

'ਦੇਖੋ ਇਸ ਦੇ ਪਹਿਲੇ ਅਧਯਾਯ ਵਿਖੇ ਮੰਗਲ 
ਸੀ ਸਤਿਗੁਰੂ ਨਾਨਕ ਦੇਵ ਜੀ ਦਾ, ਛੰਦ ੫। 
'ਦੀਨਾਂ ਦਾ ਪਿਆਰਾ। 

'ਦੀਨਾਂ ਦਾ ਸੁਆਮੀ। 'ਗ਼ੁਪਤ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 151 





ਅਜਰ! ਅਮਰ? ਅਨਵੱਦ” ਅਭੇਖਾ“। ਬੁਢਾਪੇ ਤੋ ਬਿਨਾਂ। ਔਤ ਤੋ' ਰਹਿਤ। ਕਥਨ 
ਤੋ ਪਰੇ। “ਭੇਖ ਤੋ ਰਹਿਤ। 

ਅਭੈ! ਨਿਰੰਜਨ” ਅਲਖ _ਅਲੇਖਾ” 'ਡਰ ਤੋ ਪਾਰ। ਮਾਇਆ ਮੈਲ ਤੋੱ' ਪਾਰ। ਲੇਖੇ 

॥੧੭॥ ਤੋਂ ਰਹਿਤ। 

ਕਲਮਲ! ਕਲਿ? ਕੇ ਕਾਲ” ਬਿਥਾਰਾ“। _'ਪਾਪ। “ਕਲਿਜੁਗ। 'ਸਮੇ'। “ਫੈਲ ਗਏ। 

ਅਬਹਿ' ਭਾਰ ਨਹਿ ਜਾਇ ਸੰਭਾਰਾ। ਹੁਣ ਤਾਂ। 

ਅਤਿ' ਦੁਸ਼ਤਰ” ਦਖ ਵੇਲਾ ਭਯੋ। 'ਬਹੁਤ। “ਔਖਾ। 

ਬਿਨ ਅਵਿਲੌਬ' ਜਾਤਿ ਨਹਿ ਰਹਜਯੋ 'ਆਸਰੇ ਦੇ ਬਿਨਾਂ। 

॥੧੮॥ 

ਦਹਰਾ : 

ਤ੍ਰੇਤੇ ਤੀਨ ਰਹਾਇ। 

ਦ੍ਰਾਪਰ ਮਹਿਂ ਦੋਊ ਰਹੇ, 

ਕਲਿ ਇਕ ਚਰਨ! ਟਿਕਾਇ ॥੧੯॥ 

ਚੌਪਈ: 

ਕਲਮਲ ਮਯ!' ਆਯੋ ਕਲਿਕਾਲਾ। 

ਭਯੋ ਸੁ ਯਾਂ ਤੇ ਭਾਰ ਬਿਸਾਲਾ'। 

ਏਕ ਚਰਨ ਤੇ ਟਿਕਾ ਨ ਜਾਈ। 

ਬਿਨ ਅਵਿਲੌਬ ਨ ਥਿਰਤਾ!' ਪਾਈ 

॥੨੦॥ 

ਏਕੁੰਕਾਰ ! ਬਿਨੈ! ਸੁਨਿ ਲੀਜੈ। 

ਥਿਰ ਹੋਵੋ' ਕੋ ਅਵਿਲੈਬ ਦੀਜੈ। ? 

ਜੋਤੀ ਰੂਪ ਆਤੁਰੀ ਬਾਨੀ!। 

ਸੁਨਤਿ _ਬਿਚਾਰ _ਕੀਨਿ _ਸੁਖਦਾਨੀ 

॥੨੧॥ 

“ਇਸ ਕਾਰਜ ਕੋ ਬਹੁਤ ਪਠਾਏ। 

ਜਾਇ ਤਹਾਂ ਨਿਜ ਪੰਥ ਚਲਾਏ। 

ਬਿਸਰੇ ਜਾਂ ਕਾਰਜ ਤਹਿ ਗਏ। 

ਅਪਨੇ _ ਅਪਨੇ _ ਮਤਿ _ ਠਹਿਰਾਏ! “ਇਹ ਵਾਰਤਾ ਬਚਿੱਤੁ ਨਾਟਕ ਵਿਚ ਵੀ ਹੈ। 

॥੨੨॥ 

ਕਿਨਹੁੰ! ਨ ਮਹਿਮਾ ਨਾਮ ਬਿਥਾਰੀ। 'ਕਿਸੇ ਨੇ। 

ਭਾਉ ਭਗਤਿ ਕੀ ਰੀਤਿ ਨ ਡਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 152 


ਜਿਉ ਹੋਵਤਿ ਅਵਿਲੌਬਤਿ' ਛੋਨੀ?। ” 

ਇਉ ਬਿਚਾਰ ਬੋਲੇ ਜਗ ਜੋਨੀ! 

॥੨੩॥ 

“ਨਾਮ ਕੀਰਤਨ ਬਿਥਰਹੁ' ਜਬ ਹੀ। 

ਤੁਝ ਅਵਿਲੌਬ ਹੋਇ ਹੈ ਤਬ ਹੀ। 

ਯਾਂ ਤੇ ਪੁਗਟਾਵੋ' ਜਗ ਆਇ। 

ਮੋ ਬਿਨ ਹੋਤਿ ਨ ਆਨ! ਉਪਾਇ” 'ਹੋਰ। 

॥੨੪॥ 

ਧਰਮ ਧਾਮ! ਧਰ” ਧੀਰਜ ਦੀਨੋ। ਧਰਮ ਦੇ ਘਰ ਨੇ। “ਪ੍ਰਿਥਵੀ ਨੂੰ। 

“ਪਾਇ ਅਲੌਬ ਹੋਇ ਦੁਖ ਛੀਨੋ”। 'ਨਾਸ਼। 

ਸੁਨਿ ਕਰਿ ਗਿਰਾ ਗਗਨ! ਕੀ ਛੋਨੀ?। _ 'ਅਕਾਸ਼। 

ਉਰ ਕਰਿ ਪਰਮ ਹਰਖ ਮੁਖ ਮੋਨੀ 

॥੨੫॥ 

ਜਗ ਮਹਿੰ ਰਘੁਵਰ' ਕੁਲ ਅਕੰਲਕਾ। __ 'ਸੀੀ ਰਾਮ ਚੰਦਰ ਜੀ। 

ਪੁਗਟੇ ਬੇਦੀ ਕੁਮੁਦ' ਮਯੰਕਾ”। 'ਕਵੀਆਂ। “ਚੰਦ੍ਰਮਾ ਵਤ। 

ਏਕੁੰਕਾਰ ਧਾਰਿ ਨਿਜ ਰੁਪਾ। ਇਸ ਤੋ ਮੁਰਾਦ ਉਹੀ ਹੈ ਜੋ ਪੰਜਵੇ ਸਤਿਗੁਰਾਂ 

ਇ ਦੀ ਇਸ ਤੁਕ ਤੋ” ਹੈ “ਗੁਰ ਨਾਨਕ ਦੇਵ ਗੋਵਿੰਦ 

ਰੂਪ'। ਇਹ ਪਰਮੇਸ਼ੁਰ ਦਾ ਜੋਨੀ ਵਿਚ ਆਉਣਾ 
ਨਹੀਂ, ਪਰਮੇਸ਼ੁਰ ਆਦਿ ਗੁਰ ਹੈ, ਉਹਦੀ ਗੁਰੂ 
ਸ਼ਕਤੀ ਗੁਰ ਨਾਨਕ ਵਿਚ ਪੂਰਨ ਰੂਪ ਲੈ ਕੇ 
ਪ੍ਰਗਟਦੀ ਹੈ। ਐਉ' ਗੁਰੂ ਜੀ ਗੋਬਿੰਦ ਰੂਪ ਹਨ। 





ਪ੍ਰਗਟੇ ਸਤਿਗੁਰ ਰੂਪ ਅਨੂਪਾ ॥੨੬॥ 
ਦੋਹਰਾ: 'ਰਾਤ੍ਹੀ। “ਭੈੜੀਆਂ ਰਸਮਾਂ। 'ਅਨ੍ਹੇਰਾ। 
ਨਿਸ' ਕੁਚਾਲ2 ਕਲਿਕਾਲ ਤਮਾ, 

ਉਡਗਨ!' ਦੰਭ” ਸਮਾਜ। 'ਤਾਰੇ। “ਪਖੰਡ। 

ਭਏ ਕੁਮੁਦਿ” ਸੇ ਅਨਿਕ ਮਤ, 

ਇੰਦੁ' ਮੁਹੰਮਦ ਰਾਜ ॥੨੭॥ 'ਚੰਦੂਮਾ। 

ਚੌਪਈ: ।ਬਾਲ ਅਵਸਥਾ ਦਾ ਸੂਰਜ। 

ਤਿਨ ਕੋ ਹਰਨ ਬਾਲ ਦਿਨਰਾਊ'। 

ਉਦੇ! ਸੁ ਨਾਨਕ ਤੇਜ ਪ੍ਰਭਾਊ। 'ਪੁਗਟੇ। 

ਬਚਨ ਕਿਰਨ ਜਾਂ ਮਹਿਂ ਪਰਕਾਸ਼ੇ। 

ਸੰਤ ਤਾਮ ਰਸ” ਹੇਰਿ2” ਵਿਕਾਸ਼ੇ: 'ਕਵਲ। “ਵੇਖ ਕੇ। “ਖਿੜੇ। 
੨੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦੰਭੀ ਸਮ ਉਲੂਕੁ' ਦੁਖ ਭਾਰੀ। 
ਕਿੰਕਰ' ਕੋਕ£ ਭਏ ਸੁਖਿਯਾਰੀ। 
ਆਤਪ ਭਗਤਿ ਜਗਤ ਪਰਕਾਸ਼ੀ। 
॥੨੯॥ 

ਗਯਾਨ ਨਾਮ ਮਹਿਂ ਨਰਬਰ' ਜਾਗੇ। 
ਕਲਮਲ! ਸੁਪਨਾ ਜਿਉ” ਮਨ ਤਯਾਗੇ। 
ਧਰਮ ਧਰਤਿ ਧੀਰਜ ਕੇ ਹੇਤਾ। 
ਪੁਗਟੇ ਸੂ ਬੇਦੀ ਕੁਲਕੇਤਾ! '੩੦॥ 
ਸੀ ਬਾਲਾ ਸੰਧੁਰੁ ਵਾਚ ॥ 

ਦਹਰਾ : 

ਕਾਰਨ! ਗੁਰੁ ਅਵਤਾਰ ਕੋ ਮੈ', 
ਬਰਨਯੋ! ਚਿਤ ਲਾਇ। 

ਸੁਨਹੁ ਜਨਮ ਕੀ ਅਬ ਕਥਾ, 
ਸ਼ੀ ਅੰਗਦ ਸੁਖਦਾਇ' ! ॥੩੧॥ 
ਚੌਪਈ: 


ਬਾਰ ਦੇਸ਼/ ਸਭਿ ਦੇਸ਼ ਨਰੇਸ਼ੂ” 
(ਬਾਰ ਦੇਸ਼ ਅਤੇ ਤਲਵੰਡੀ ਮਹਿਮਾ) 
ਗ੍ਰਾਮ ਪਰਜਾ ਕੇ! ਹਰਤਿ? ਕਲੇਸ਼ੂ”। 


ਐਰਾਵਤੀ' ਏਕ ਦਿਸ਼ਿ? ਬਾਰੀ”। 
ਸੁੱਦਰ ਰੰਗ ਤਰੰਗ ਉਛਾਰੀ' ॥ ੩੨॥ 
ਸੋ ਬਰ ਬਿਜਨ? ਹੋਤਿ ਹੈ ਤਾਂ ਪੈ”। 
ਨ੍ਰਿਪਤਾ' ਕੋ ਲੌਛਨ? ਛਬਿ ਥਾਪੈ”। 
ਚੰਦੂਭਗਾ! ਦਿਸ਼ਿ ਦੁਤਿਯ? ਸੁਹਾਈ। 
ਮਾਲ ਤਰੰਗਨਿ! ਸੂੱਛ ਉਠਾਈ ॥ ੨੩ ॥ 
ਤਾਂ ਪਰ ਹੋਤਿ ਚਮਰ ਛਬਿ ਭਾਰੀ। 
ਮਹਿਮਾਂ ਮਹਾਂ ਜਨਾਵਨ ਕਾਰੀ। 

ਸਦਾ ਸੁਕਾਲ ਸਸਿਨ' ਕੋ ਸਾਲੀ”। 
ਤਹਿਂ ਦੁਕਾਲ' ਕੀ ਕੌਨ ਕੁਚਾਲੀ? 
॥੩੪॥ 
ਸਪਤਈਤ! ਕੋ ਭੀਤ” ਨ ਪਾਵਾ। 


153 





ਚੰਗੇ ਪੁਰਸ਼। 

'ਪਾਪ। 

'ਵਾਸਤੇ। 

'ਬੇਦੀ ਕੁਲ ਦੇ ਨਿਸ਼ਾਨ। 


।ਸਬੱਥ। 
ਦਸਿਆ ਹੈ। 


ਹੇ ਸੁਖ ਦੇਣ ਵਾਲੇ ਗੁਰੂ ਅੰਗਦ ਜੀਓ ! 
'ਬਾਰ ਦਾ ਦੇਸ਼। “ਸਾਰੇ ਦੇਸ਼ਾਂ ਦਾ ਰਾਜਾ। 


'ਗ੍ਰਾਮਾਂ (ਰੂਪ) ਪਰਜਾ ਦੇ। “ਦੂਰ ਕਰਦਾ ਹੈ। 
“ਦਾਈ 

'ਰਾਵੀ (ਨਦੀ) ਦਾ। “ਇਕ ਪਾਸੇ। 'ਜਲ। 
ਉਛਾਲ ਰਿਹਾ ਹੈ। 

'ਸ੍ਰੇਸ਼ਟ। “ਪੱਖਾ। “ਉਸਤੇ। 

'ਰਾਜਪਨੇ। “ਨਿਸ਼ਾਨ। “ਥਾਪਿਆ ਹੈ। 

'ਚਨਾਬ। “ਦੂਜੇ ਪਾਸੇ। 

'ਲਹਿਰਾਂ ਦੀ ਪੰਗਤੀ। 


!ਖੇਤੀਆਂ ਦਾ। “ਘਰ। 
'ਕਾਲ, ਅੰਨ ਦਾ ਘਾਟਾ। 


'ਖੇਤੀ ਨੂੰ ਹਾਨੀ ਪਹੁੰਚਾਉਣ ਵਾਲੇ _ਸੱਤ 
ਉਪੱਦੂਵ:-੧. ਬਰਖਾ ਨਾ ਹੋਣੀ। ੨. ਬਹੁਤ ਹੋਣੀ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 154 





੩. ਚੂਹੇ ਪੈਣੇ, ੪. ਮੱਕੜੀ, ੫. ਪੰਛੀਆਂ ਨੇ ਖਾ 
ਜਾਣਾ, ੬. ਰਾਜਾ ਦੀ ਚੜ੍ਹਾਈ, ੭. ਕੁੰਗੀ। “ਡਰ। 

ਤਸਕਰ ਕੁਲ! ਤਜਿ ਅਨਤ? ਪਰਾਵਾ। _ 'ਚੋਰਜਾਤੀ। “ਹੋਰ ਥਾਂ। “ਦੌੜ ਗਈ। 

ਪਥਕ ਜਾਤ! ਜਹਿਂ ਮਨ ਬਿਰਮਾਵਾ”। 'ਰਾਹੀਆਂ ਦਾ ਜਾਂਦਿਆਂ। “ਜਿਥੇ ਮਨਮੋਹਤ ਹੋ 
ਜਾਂਦਾ ਹੈ। 

ਹੇਰਿ' ਹਿਤੁ ਨਰ? ਕੁਟੰਬ ਭੁਲਾਵਾ” 'ਦੇਖਕੇ। “ਜਿੱਥੋਂ ਦੇ ਪਿਆਰ ਵਾਲੇ ਮਨੁੱਖ। 

॥੩੫॥ _ 'ਸੰਬੰਧੀ ਭੁੱਲ ਜਾਂਦੇ ਹਨ। 

ਫਲ ਫੁਲਨ ਦਲਯੁਤ' ਤਰੁ ਚਾਰੁ”। 'ਪੱਤਿਆਂ ਸਮੇਤ। 'ਸੁਹਣੇ ਬ੍ਰਿੱਛਾਂ। 

ਪਥਕ ਹੇਤ ਠਾਢੇ! ਸੁਖਕਾਰੁ?। 'ਰਾਹੀਆਂ ਵਾਸਤੇ ਖੜੇ ਹਨ। ਯੁਖ ਦਾਤੇ। 

ਬਸਹਿਂ ਲੋਕ ਜਹਿਂ ਸੁਜਨ! ਸੁਚਾਲੀ:। _ 'ਚੰਗੇ। 'ਸਦਾ ਚਾਰ ਵਾਲੇ। 

ਦਯਾ ਧਰਮ ਕੇ ਜੇ ਪ੍ਰਿਤਪਾਲੀ ॥੩੬॥ 

ਅਥਿਤ' ਸੇਵ ਮਹਿ ਜਿਨ ਮਨ ਰਾਤਾ। _'ਲੋੜਵੰਦ, ਗਰੀਬ। 

ਗੁਨ ਗ੍ਰਾਹੀ ਸਭਿ ਬਿਦਜਾ ਗਯਾਤਾ। 

ਉਪਜਹਿਂ ਜਹਿਂ ਤੁਰੰਗ' ਬਹੁ ਸੁੰਦਰ। _'ਘੌੜੇ। 

ਬਲੀ _ਤਰਲਤਾ' ਗੁਨ ਕੇ ਮੰਦਰ 'ਤ੍ਰਿੱਖੇ। 


॥੩੭॥ 
ਔਰ ਪਸ਼ੂ ਬਹੁ ਸੁਭਗ! ਸੁ ਜਾਤੀ। 'ਚੰਗੇ। 


ਤਿਨ ਕੀ ਖਾਨ ਕੀਨਿ ਬਿਧਿ ਖਯਾਤੀ?। _'ਥਿਧਾਤਾ ਨੇ। 'ਪੁਗਟ। 

ਜੋ ਅਸ ਦੇਸ਼ ਰੁਚਿਰ' ਬਰ? ਸਗਰਾ। __'ਸੁੰਦਰ। “ਚੰਗਾ। 'ਸਾਰਾ। 

ਭਰਤ ਖੰਡ ਮਹਿ ਸ਼ੁਭਤਿ' ਉਜਗਰਾ? 'ਸ਼ੋਭਦਾ ਹੈ। “ਪੁਗਟ। 

॥੩੮॥ 

ਤਿਹ ਮਹਿਂ ਤਲਵੰਡੀ ਭਲ ਨਗਰੀ। 

ਚਾਰ ਬਰਨ! ਕਰਿ ਪੂਰਤਿ ਸਗਰੀ। 'ਬ੍ਰਾਹਮਨ, ਖੱਤ੍ਰੀ, ਵੈਸ਼, ਸੂਦੂ। 

ਜਿਹ ਕੇ ਚਹੁ' ਦਿਸ ਬਾਗ਼ ਸੁਹਾਵਾ। 

ਕੁਸਮ! ਬਾਟਿਕਾ? ਬਹੁ ਛਬਿ ਪਾਵਾ 'ਫੁੱਲ। “ਬਗੀਚੇ। 

॥੩੯॥ 

ਨਗਰ ਕੋਟ ਦਿਢਿ ਬਨਯੋ ਉਤੰਗਾ”। ਨਗਰ ਦ੍ਰਾਲੇ ਸਫੀਲ। “ਉੱਚੀ। 

ਮਤਸਰ ਧਰਤਾ ਜੋ! ਗਿਰਿ ਸੰਗਾ?। ਜੋ ਮੁਕਾਬਲਾ ਕਰਦੀ ਹੈ। “ਪਹਾੜ ਨਾਲ। 

ਅਟਾ' ਘਟਾ ਸੰਗ” ਕਰਤਿ ਬਿਲਾਸਾ੭। __ 'ਅਟਾਰੀਆਂ। “ਬੱਦਲਾਂ ਨਾਲ। “ਗੱਲਾਂ ਕਰਦੀਆਂ 
ਹਨ। 

ਮਨਹੁ _ਨਿਰੋਧਨ ਕੀ! ਹਿਯ? ਆਸਾ_'ਰੌਕਣ ਦੀ। “ਦਿਲ ਵਿਚ। 

॥੪੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮੰਦਿਰ ਜਹਿਂ ਸੁੱਦਰ ਛਬਿ ਪਾਈ। 
ਸਰਬ ਰੁਤਿਨ ਮਹਿ ਜੇ ਸੁਖਦਾਈ। 
ਅਸ਼ਟਾਪਦ' ਸਮ ਬਿਪਨੀ? ਭੂਰੀ”। 
ਬਨਜ! _ਸੌਜ? ਸੋ _ਆਪਨ” ਪੂਰੀ” 
॥੪੧॥ 

ਸ਼ੀ ਨਾਨਕ ਆਗਮ ਕੇ! ਹੇਤੂ। 

ਰਚਯੋ ਸੁਰਗ ਵਿਧਿ' ਸੁਖ ਸੰਕੇਤੂ”। 
ਸੁਰਭੀ' ਖੀਰ” ਪਯੂਖ” ਸਮਾਨਾ। 

ਸੁਰ ਸਮ' ਸੁੰਦਰ ਮਨੁਜ _ਸੁਜਾਨਾ 
॥੪੨॥ 

ਜਿਹ ਕੀ ਰਚਨਾ ਹੇਰਿ ਬਚਿੱਤ੍ਰਾਂ। 
ਵਿਸ਼ਕਰਮਾ! ਹੋਇਓ ਚਿਤ ਚਿੱਤ੍ਰਾ। 
ਸ਼ੂਤਿ/ ਪਾਠੀ ਹੋਤੀ? ਤਤ ਵੇਤੂ। 

ਖਟ ਕਰਮੀ! ਕ੍ਰਿਤ” ਕੈਵਲ” ਹੇਤੂ“ 
॥੪੩॥ 

ਅਸ ਦਿਜਵਰ' ਜਹਿਂ ਬਸੇ ਸੁਖਾਰੇ। 
ਛੱਤੀ ਧਰਮ ਯੁੱਧ ਹਿਤ ਧਾਰੇ'। 

ਬਨਕ! ਧਨੀ ਕ੍ਰਿਤ ਬਨਜ ਬਿਨੀਤਾ?। 
ਬਾਤ _ਕੁਸਲ! ਬੇਦਨ _ਪਥ ਪ੍ਰੀਤਾ 
॥੪੪॥ 

ਸ਼ੂਦੂ ਸਭਿਨਿ ਕੀ ਸੇਵ ਕਰੇਈਂ। 
ਨਿਪੁਨ! ਕਾਰ ਨਿਜ ਨਿਜ ਮਹਿ ਤੇਈ। 
ਨਰ ਅਰੋਗਤਾ ਯੁਤਿ' ਕੁਸ਼ਲਾਤਾ?। 
ਵੈਦਕ ਪਠਹਿ ਹੇਤੁ ਸਭਿ _ਗਯਾਤਾ' 
॥੪੫॥ 


ਬੇਦੀ ਬੰਸ ਬਸਹਿ' ਧਨੁਧਾਰੀ'। 
ਯੁੱਧ ਬੇਦਕਾ' ਜਿਨਹਿਂ ਸੁਧਾਰੀ। 
ਤੁੱਡ' ਕਾਲਿਕਾ ਪਾਵਕ ਕੁੰਡਾ”। 
ਯੱਗ ਥੰਭ! ਸੇ ਸ਼ੋਭਤਿ ਝੰਡਾ ॥੪੬॥ 
ਕਿਰਪਨ' ਸਮ ਕਾਤੁਰਤਾ? ਖੋਏ। 
ਕਰਵਾਰਨ ਕੇ! ਕੀਨ ਸਰੋਏ”। 


155 





'ਚੌਪੜ। “ਮੰਡੀ। “ਸਾਰੀ। 
'ਵਪਾਰ। “ਸੌਦੇ। “ਹੱਟੀਆਂ। “ਭਰੀਆਂ ਹੋਈਆਂ। 


'ਆਵਨਦੇ। “ਵਾਸਤੇ। 
'ਬਿਧਾਤਾ ਨੇ। 'ਸੁਖਾਂ ਦਾ ਘਰ। 
/ਗਊਆਂ। 'ਦੁੱਧ। 'ਅੰਮ੍ਰਿਤ। 
ਦੇਵਤਿਆਂ ਵਰਗੇ। 


'ਸੂੰਦਰ। 

'ਕਾਰੀਗਰੀ ਦਾ ਦੇਵਤਾ। “ਹੈਰਾਨ। 

'ਬਦ। “ਯਗ ਵਿਚ ਆਹੂਤੀ ਦੇਣ ਵਾਲੇ। 

'ਛੇ ਕਰਮੀ। “ਕਰਨ ਵਾਲੇ। 'ਮੌਖ। “ਵਾਸਤੇ, 
(ਅ) ਹਿਤਵਾਲੇ। 

'ਬਰਾਹਮਨ। 

'ਪੈਮ ਕਰਨ ਵਾਲੇ। 

'ਵੈਸ਼। ਨੀਤੀ ਸੰਯੁਕਤ ਵਿਹਾਰ। 

'ਚਤੁਰ, ਆਦਰ ਵਾਲੀਆਂ। 


'ਚਤੁਰ। 

'ਸਹਿਤ। “ਪ੍ਰਸੰਨਤਾ। 

'ਬਾਰ ਦਾ ਇਲਾਕਾ ਉਸ ਸਮੇ ਬਹੁਤ ਆਬਾਦ 

ਸੀ, ਮਗਰੋ' ਵੈਰਾਨ ਹੋਇਆ, ਹੁਣ ਫੇਰ ਵਸਦਾ 
| 

ਸ਼ਸਤ੍ਧਾਰੀ। 

!'ਥੜੀ, ਵੇਦੀ। 

'ਮੁਖ। ਅਗਨਿ ਕੁੰਡ। ਕੁੰਡ, ਚੁਲ੍ਹਾ। 

'ਬੰਮਾਂ। 

'ਸ਼ੂਮ। ਕਮਜ਼ੋਰੀ। 

'ਤਲਵਾਰਾਂ ਦੇ। “ਚਮਚੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 156 


ਦੁਸਟਾਮਿਖ' ਬਹੁ ਦੀਨ ਅਹੁਤੀ। 'ਦੁਸ਼ਟਾਂ ਦਾ ਮਾਸ। 

ਜਹਿਂ_ਸਰਪੀ! ਸ਼੍ਰੋਣਤ” ਸੰਯੂਤੀ”' 'ਘਿਉ। “ਲਹੂ। 'ਸਹਿਤ। 

॥੪੭ | 

'ਬੇਦੀਆਂ ਦਾ ਖਾਨਦਾਨ ਧਨੁਧਾਰੀ ਸ਼ੂਰਬੀਰ ਤੇ ਉਨ੍ਹਾਂ ਦੇ ਯੁੱਧ ਨੂੰ ਯੱਗ ਦੇ ਅਲੌਕਾਰ ਨਾਲ ਦਿਖਾਉਂਦੇ 

ਹਨ। (ਬੇਦਕਾ) ਯੱਗ ਸਮੇਂ ਅੱਗ ਬਾਲਣ ਵਾਲੇ ਕੁੰਡ ਦੇ ਪਾਸ ਸਮਿੱਗੂੀ ਰੱਖਣ ਵਾਲੀ ਥੜ੍ਹੀ, ਇੱਥੇ 

ਯੁੱਧ ਦਾ ਅਸਥਾਨ ਹੀ ਥੜ੍ਹੀ ਹੈ। ਕਾਲਕਾ ਦਾ ਮੁਖ ਭਾਵ ਯੁੱਧ ਦਾ ਉਤਸ਼ਾਹ ਹੀ ਅਗਨੀ ਕੁੰਡ ਹੈ, 

ਯੱਗ ਦਾ ਥੰਭਾ ਕੀ ਹੈ ਜੋ ਝੰਡਾ ਹੈ। ਯਗ ਕਰਤਾ ਨੂੰ ਸ਼ੂਮਤਾ ਛੱਡਣੀ ਪੈਂਦੀ ਹੈ, ਇਥੇ ਕਾਇਰਪਣਾ 

ਛੋਡ ਦਿੱਤਾ ਹੈ। ਯੱਗ ਵਿਚ ਘਿਉ ਤਿਲ ਜਵ ਆਦ ਸਮਿੱਗ੍ਹੀ ਨੂੰ ਚੁੱਕਣ ਲਈ ਚਮਚੇ ਹੁੰਦੇ ਹਨ ਇਥੇ 

ਕ੍ਰਿਪਾਨਾਂ ਹੀ ਚਮਚੇ ਹਨ। ਦੁਸ਼ਟ ਪੁਰਸ਼ਾਂ ਦਾ ਮਾਸ ਹੀ ਅਹੂਤੀ ਹੈ, ਲਹੂ ਹੀ ਘ੍ਰਿਤ ਹੈ, ਐਸੇ ਬੇਦੀ 

ਖਾਨਦਾਨ ਤਲਵੰਡੀ ਦੇ ਵਾਸੀ ਹਨ। 

ਅਸ ਬੇਦੀ ਵਾਸੀ ਤਲਵੰਡੀ। 

ਜਿਨ ਕੀ ਬਹੁ ਕੀਰਤਿ ਜਗਮੰਡੀ'। 'ਜਗਤ ਵਿਚ ਕਾਇਮ ਹੋ ਚੁਕੀ ਸੀ। 

ਚਿਰੰਕਾਲ ਤਹਿ ਰਹਿਤਿ' ਬਿਤਾਈ। 'ਰਹਿੰਦਿਆਂ। 

ਭਾ! ਸ਼ਿਵਰਾਮ? ਤਾਸੁ ਕੁਲ ਮਾਂਹੀ 'ਹੋਇਆ। “ਬਾਬੇ ਕਾਲੂ ਜੀ ਦਾ ਪਿਤਾ। 

॥੪੮ | 

ਬ੍ਰਿੱਤਿ ਸ਼ਾਂਤਕੀ ਜਿਨ ਮਨ ਕੀਨੀ। 

ਜੀਵਾ! ਰਜ? ਤਮ ਕੀ” ਤਜਿ ਦੀਨੀ। 'ਗ਼ੁਜ਼ਾਰਨ। “ਰਜੋਗੁਨੀ। 'ਤਮੋਗੁਨੀ। 

ਹੁਇ ਅਹਿੰਸਾ ਆਯੁਧ” ਕਰ ਛੋਰੇ”। ਹਿੰਸਾ ਰਹਿਤ। “ਸ਼ਸਤਰ। “ਹੱਥੋ ਛੱਡ ਦਿੱਤੇ। 

ਸ਼ੀਪਤਿ!' ਕੇ ਪਦ ਪਦਮ? ਨਿਹੋਰੇ2 'ਮਾਇਆ ਦੇ ਮਾਲਕ, ਵਾਹਿਗੁਰੂ ਦੇ। “ਚਰਣ 

॥੪੯॥ ਕਵਲਾਂ ਦੀ। 'ਸ਼ਰਣ ਲਈ। 

ਤਿਹ ਬਨਾਰਸੀ ਨਾਮ ਸੁ! ਤੀਯਾ?। 'ਸ੍ਰੇਸ਼ਟ। “ਇਸਤ੍ਰੀ ਦਾ। 

ਪਤਿਬ੍ਰਤਿ ਧਰਮ ਜਾਸੁ! ਦਿਢ? ਕੀਆ। _ 'ਜਿਸਨੇ। 'ਪੱਕਾ। 

ਤਿਨਤੇ ਸੁਤ ਜੁਗ? ਭੇ ਸੁਚਾਲਹ”। ਪੁੱਤੁ। “ਦੇ। “ਸਦਾਚਾਰੀ। 

ਵਡ ਕਾਲੂ ਛੋਟੇ ਸ਼ੁਭ ਲਾਲੂ ॥੫੦॥ 

"ਵਡਭਾਗੀ ਜੋ ਹੈ ਸ਼ੁਭ ਕਰਮੀ। ਬਾਬੇ ਕਾਲੂ ਜੀ ਦੀ ਪੂਰਬ ਜਨਮ ਦੀ ਕਥਾ ਤੇ 
ਸ਼ੁਧ ਭਾਵਨਾਂ ਦਾ ਏਥੋ' ਪੁਸੰਗ ਟੁਰਿਆ ਹੈ। 

ਭਗਤਿ ਪਰਾਯਨ! ਨਿਸ਼ਚਲ ਧਰਮੀ। 'ਧਾਰਨ ਵਾਲਾ। 

ਜਪ ਤਪ ਬੁੱਤ ਨੇਮ ਸਮੁਦਾਏ'!। 'ਸਾਰੇ। 

ਕਰਤਿ ਬਹੁਤ ਜਿਹ ਜਨਮ ਬਿਤਾਏ 

|॥੫੧॥ 

ਅਨਿਕ ਜਨਮ ਕੀ ਇੱਛਾ ਜਾਸੂ। 

ਵਿਸ਼ਨੁ' ਹੋਇ ਸੁਤ ਗਜਾਨ ਨਿਵਾਸੁ?। _'ਪੱੜ੍। “ਗਯਾਨ ਦਾ ਘਰ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


157 





"ਹਿੰਦੂ ਧਰਮ ਦੇ ਨਿਸ਼ਚੇ ਵਿਚ ਇਹ ਹੈ ਕਿ ਵਾਹਿਗੁਰੂ ਜੀ ਦਾ ਸਗੁਣ ਸਰੂਪ ਵਿਸ਼ਨੂ ਭਗਵਾਨ ਹੈ, 
ਜਿਸ ਨੇ ਆਪਣੇ ੨੩ ਅਵਤਾਰ ਵੱਖੋ ਵੱਖ ਸਮਿਆਂ ਵਿਚ ਧਾਰੇ ਹਨ ਤੇ ਚੌਬੀਸਵਾਂ ਅਵਤਾਰ ਅਜੇ 
ਧਾਰਨਾਂ ਹੈ। ਬਾਬੇ ਕਾਲੂ ਜੀ ਦੇ ਤਪ ਸਮੇਂ ਦੇ ਦਿਲੀ-ਭਾਵ ਨੂੰ ਕਵੀ ਜੀ ਨੇ ਉਨ੍ਹਾਂ ਦੇ ਆਪਣੇ ਨਿਸ਼ਚੇ 


ਅਨੁਸਾਰ ਇੱਥੇ ਦੱਸਿਆ ਹੈ। 

ਰਿਦੈ ਕਰਤਿ ਸੰਕਲਪ ਵਿਕਲਪਾ। 
-ਭਗਤ ਅਧੀਨ ਰਿਝੈ! ਗੁਨ ਅਲਪਾ? 
॥੫੨॥ 

ਜੇ ਮੁਝ ਲਖੈਂ! ਦੀਨ” ਗੁਨ ਨਾਂਹੀ। 

ਭਏ ਸੂਕਰੀ' ਸਫਰੀ£ ਮਾਂਹੀ। 

ਕਮਠੀ! ਆਦਿਕ ਬਿਮਤਿ? ਕੁਜਾਤੀ। 
ਤਿਨਕੇ ਜਨਮ ਲੀਨ ਜਗ _ਖਯਾਤੀ! 
॥੫੩॥ 

ਪੇਮ ਡੋਰ ਸੋਂ ਕਰਹਿਂ ਅਕਰਨੀ'। 
ਕੀਰਤਿ ਬਿਮਲ ਬੇਦ ਇਮ ਬਰਨੀ'। 
ਅਦਿਤੀ ਕੱਸਜਪ? ਕੇ ਜਿਮ ਧਾਮਾ। 


ਉਪਜਤਿ' ਭਏ ਉਪੇਦਰ” ਨਾਮਾ- 


॥੫੪॥ 

ਅਸ ਆਸਾ ਧਰਿ ਅਸੁਰ ਬਿਨਾਸ਼ੀ'। 
ਭਯੋ ਨਿਰੰਤਰ ਰੂਪ ਉਪਾਸੀ। 

ਕਾਲੂ ਨਾਮ ਜਨਮ ਜਬ ਧਾਰਾ। 
ਪੂਰਨ ਆਸਾ ਕੀਨਿ ਮੁਰਾਰਾ! ॥੫੫॥ 
ਸੁਤ ਕਾਲੂ ਪਿਖ ਪਿਤ ਸ਼ਿਵਰਾਮੂ। 
ਪਾਨ ਗੁਹਨ! ਕਿਯ ਕੀਰਤਿ ਧਾਮੂ। 
ਤਿਯ! ਪਤਿਬਰਤਾ ਗੁਣਨਿਧਿ ਸੋਊ। 
ਤਿਹ ਸੁਸ਼ੀਲਤਾ ਕਹਿ ਸਕ! ਕੋਊ”? 
॥੫੬॥ 

ਸਾਧ੍ਹੀ' ਪਾਇ ਕਾਲ? ਬਹੁ ਕਾਲੂ। 
ਕਿਯੇ ਬਰਤ ਤਪ ਕਠਨ ਬਿਸਾਲੂ'। 
ਚਿਰੰਕਾਲ' ਇਵ? ਦੰਪਤਿ” ਬੀਤਾ। 


'ਪੁਸੰਨ ਹੁੰਦਾ ਹੈ। “ਥੋੜੇ ਗੁਣਾਂ ਤੇ ਹੀ। 


'ਜਾਣਨ। “ਗਰੀਬ। 
'ਸੂਰ ਜਾਤੀ। “ਮੱਛੀ। 
'ਕਛੂਣੀ। “ਬੁੱਧੀ ਬਿਨਾਂ। 
ਪੁਗਟ ਹੈ। 


ਨਾ ਕਰਨ ਵਾਲੀ ਕਰਨੀ ਬੀ ਕਰਦੇ ਹਨ। 

ਕਹੀ ਹੈ। 

ਨਾਮ ਹੈ। “ਰਿਖੀ ਦਾ ਨਾਮ ਹੈ। “ਘਰ। "ਕੱਸ਼ਪ 
ਇਕ ਰਿਖੀ ਹੋਏ ਹਨ ਜਿਨ੍ਹਾਂ ਦੀ ਸੁਪਤਨੀ ਦਾ 
ਨਾਮ ਅਦਿੱਤੀ ਸੀ, ਇਨ੍ਹਾਂ ਦੇ ਘਰ ਹੀ ਬਾਵਨ 
ਅਵਤਾਰ ਪ੍ਰਗਟ ਹੋਏ ਸਨ। 

'ਪੈਦਾ ਹੋਏ। “ਬਾਵਨ। 


'ਦੈਤ ਦੇ ਨਾਸ਼ ਕਰਨ ਵਾਲੇ ਭਗਵਾਨ ਦੀ। 


ਵਾਹਿਗੁਰੂ ਨੇ। 


'ਵਿਵਾਹ। 
'ਇਸਤ੍ਹੀ। 
'ਕਹਿ ਸਕੇ। “ਕੌਣ। 


ਸ੍ਰੇਸ਼ਟ ਇਸਤ੍ਰੀ। ਸਮਾਂ। 

'ਬੜੇ। 

'ਬਹੁਤ ਚਿਰ। ਇਸ ਤਰ੍ਹਾਂ। “ਇਸਤ੍ਰੀ ਭਰਤਾ 
ਦਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 158 


ਹਰਿ ਪਦਪੰਕਜ ਜਿਨ ਮਨ _ਪੁਰੀਤਾ 

॥੫੭॥ 

ਤਲਵੰਡੀ ਮਹਿੰ ਰਾਇ ਬੁਲਾਰੂ। 

ਸੋਦਰ! ਸਮ? ਕਾਲੂ ਸੰਗ ਪਯਾਰੂ। ਭਿਰਾ। “ਵਾਂਗ। 
ਜਿਤੇ ਗ੍ਰਾਮ ਕੋ ਸੋ ਅਧਿਕਾਰੀ'। ਹਾਕਮ। 
ਸਭਿਕੀ ਦਈ ਕਾਰ ਪਟਵਾਰੀ ॥੫੮॥ 

ਅਸ _ ਬਿਧਿ! _ਬਿਲਸਤਿ _ ਅਨਿਕ 'ਇਸ ਤਰ੍ਹਾਂ। 
ਬਿਲਾਸਾ। 

ਦੰਪਤਿ ਉਰ ਧਰਿਹੀ ਸੁਤਾ ਆਸਾ। 'ਪੁੱਤ੍ਰ ਦੀ। 
ਸਾਧ੍ਹੀ' ਗਰਭ ਧਰਨ ਪੁਨ ਕੀਨਾ। ਸ੍ਰੇਸ਼ੂ ਇਸੜ੍ਹੀ ਨੇ। 
ਜਨਮੀ _ਤਨਿਯਾ _ਸੁਮਤਿ' ਪੁਬੀਨਾ? 'ਸ਼ਰੇਸ਼ੂ ਬੁੱਧੀ ਵਾਲੀ ਲੜਕੀ ਜਨਮੀ। “ਲਾਇਕ। 





॥੫੯॥ 
ਦੀ ਇਸਤ੍ਰੀ ਦਾ ਨਾਮ ਮੈਨਾ ਸੀ, ਉਸਤੇ ਜੋ 
ਲੜਕੀ ਜਨਮੀ ਉਸ ਦਾ ਨਾਮ ਪਾਰਬਤੀ ਰੱਖਿਆ, 
ਅਰਥਾਤ ਪਰਬਤ ਤੋ ਪੈਦਾ ਹੋਣ ਵਾਲੀ। 
ਪਾਰਬਤੀ ਇਕ ਪੂਜੀ ਜਾ ਰਹੀ ਵਯਕਤੀ ਹੈ, 


ਇਸ ਕਰਕੇ ਦ੍ਰਿਸ਼ਟਾਂਤ ਵਿਚ ਆਦਰ ਲਈ ਕਵਿ 
ਨੇ ਵਰਤੀ ਹੈ। 
ਪਾਰਬਤੀ ਜਨਮੀ ਜਿਵਆਹੀ'। ਜਿਸ ਤਰ੍ਹਾਂ ਸੀ। 
ਭਈ ਸੁਸ਼ੀਲਾ ਸਭਿ ਗੁਣ ਖਾਨੀ। 
ਮਨਹੁ ਭਗਤਿ ਧਰਿ ਦੇਹਿ ਸੁਹਾਨੀ 
॥੬੦॥ 
ਕਾਲ! ਬਿਤੀਤ ਭਯੋ? ਪਸ਼ਚਾਤਾ”। 'ਸਮਾਂ। 'ਗ਼ੁਜ਼ਰ ਗਏ ਦੇ। “ਪਿੱਛੋ! 
ਕਾਲੂ ਰਤਿ!' ਲਖ ਕਰਿ? ਜਗ ਦਾਤਾ?। __'ਪੀਤੀ। “ਜਾਨਕੇ। “ਜਗਤ ਦੇ ਦਾਤੇ ਨੇ। 
-ਹੋਵੋ' ਪੁੱਤਰ ਤਾਸ' ਮੈ' ਜਾਈ'। - 'ਤਿਸਦਾ। 
"ਕਵਿ ਜੀ ਦਾ ਆਸ਼ਾ ਵਾਹਿਗੁਰੂ ਨੂੰ ਗਰਭ ਜੋਨਿ ਵਿਚ ਆਉਂਦਾ ਦੱਸਣ ਤੋ ਨਹੀਂ ਸਮਝਣਾ ਚਾਹੀਏ, 
ਭਾਵ ਉਹੋ-ਗੋਬਿੰਦ ਰੂਪਤਾ-ਦਾ ਲੈਣਾ ਚਾਹੀਏ। ਕਵੀ ਜੀ ਇਸੇ ਅਧਯਾਯ ਦੇ ਅੰਤ ਵਿਚ ਜਦ 
“ਅਵਤਾਰ” ਦਾ ਜ਼ਿਕਰ ਕਰਦੇ ਹਨ ਤਦ “ਜਗਤ ਗੁਰੂ ` ਦਾ ਜਨਮ ਲੈਣਾ-ਦੱਸਦੇ ਹਨ (ਦੇਖੋ ਅੰਕ 
੮੦)। ਤੇ ਪਿੱਛੇ ਵੀ ਦੱਸ ਆਏ ਹਨ-'ਏਕੰਕਾਰ ਧਾਰਿ ਨਿਜ ਰੂਪਾ। ਪ੍ਰਗਟੇ ਸਤਿਗੁਰ ਰੂਪ ਅਨੂਪਾ 
॥੨੬॥ ” ਵਾਹਿਗੁਰੂ ਗਰਭ ਜੋਨਿ ਵਿਚ ਨਹੀਂ ਆਯਾ। ਪਰ- “ਆਪਿ ਨਰਾਇਣੁ ਕਲਾਧਾਰਿ ਜਗ 
ਮਹਿ ਪਰਵਰਿਯਉ'। 
ਅਸ ਵਿਚਾਰ ਆਏ ਜਗਰਾਈ' ॥੬੧॥ _'ਜਗਤ ਦੇ ਰਾਜੇ। 
ਦੁਤਿਯ' ਗਰਭ ਕੋ ਧਾਰਨ ਕੀਨਾ। 'ਦੂਜੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 159 


ਪਤਿਬੂਤ ਧਰਮ ਜਾਸੁ ਮਨ ਲੀਨਾ। 

ਜਿਉ ਦੁਤੀਆ' ਕੋ ਬ੍ਰਿੱਧਿਤਿ” ਚੰਦੂ?। _'ਦੂਜੀ ਤਿੱਥ ਦਾ। “ਵਧਦਾ ਹੈ। 'ਚੰਦਮਾਂ। 

ਤਿਹ ਸਮ _ਗਰਭ ਰੂਪ _ਸੁਖਕੰਦੂ 

॥੬੨॥ 

ਜੱਦਪਿ' ਭੁਖਨ? ਸਕਲ ਉਤਾਰੇ। /ਭਾਵੇਂ। “ਗਹਿਣੇ। 

ਤਦਪਿਂ ਸੁੰਦੁਤਾ' ਅਧਿਕ£ ਉਜਾਰੇ2। __ 'ਤਾਂਹਵੀ। “ਬਹੁਤ। 'ਪ੍ਰਕਾਸ਼ੇ। 'ਮੁਰਾਦ ਸਤੋਗੁਣੀ, 


ਪ੍ਰਭਾਵਸ਼ਾਲੀ ਤੇ ਰੂਹਾਨੀ ਸੁੰਦਰਤਾ ਤੋ' ਹੈ। 
ਕਾਲੂ ਤਿਯ ਬੈਸੇ ਜਿਸ ਅੰਦਰ। 
ਅਤਿ ਸ਼ੋਭਾ ਸੋ ਲਗੈ ਸੁ ਸੁੰਦਰ 
॥੬੩॥ 
ਸੁਨਿ ਸੰਦੇਹ ਕਰੈ ਜਿਨ” ਕੋਉ। ਮਤਾਂ ਕੋਈ ਸੰਸਾ ਕਰੇ। ਤਾਂ ਕੋਈ ਸੰਸਾ ਕਰੇ। 
ਕੋਟਿ ਬ੍ਰਹਮੰਡ ਸ਼ੋਭਦਾ ਜੋਊ। 
ਤਿਹ ਨਿਵਾਸ ਕੀਨੋ ਜਿਹ ਥਾਈਂ। 
ਕਿਉ ਨ ਹੋਇ ਤਿਹ ਸ਼ੋਭ ਸਵਾਈ 
॥੬੪॥ 
ਜਾਂ ਦਿਨ ਤੇ ਆਏ ਜਗ ਸ੍ਹਾਮੀ। 
ਭਏ ਸਰਲ ਪੁਰਿ ਮਹਿੰ ਜੇ ਬਾਮੀ'। /ਜਿਹੜੇ (ਨਰ) ਵਿੰਗੇ (ਸਨ ਉਹ ਸਰਲ) ਸਿੱਧੇ 


ਹੋ ਗਏ। 
ਸੁਚਿ, ਸੰਤੋਖਿ, ਧਰਮ, ਸਤਿ, ਕਰੁਨਾ। 
ਅਸ ਸ਼ੁਭ ਕਰਮਨ ਮਹਿ ਆਚਰਨਾ! 'ਵਰਤਨ ਲਗ ਪਏ। 
॥੬੫॥ 
ਸੀਤ ਸੁਗੰਧਤਿ? ਮੰਨ” ਸਮੀਰਾ”। ਠੰਢੀ। ਸੁਗੰਧੀ ਵਾਲੀ। “ਧੀਮੀ। “ਹਵਾ। 
ਚਲੈ ਜੁ ਹਰਿ ਹੀ ਸਭਿ ਬਿਧਿ ਪੀਰਾ। 
ਬਾਦਰ' ਆਵਹਿ' ਭਰਿ ਭਰਿ ਬਾਰੀ?। __ 'ਬੱਦਲ। “ਪਾਨੀ। 
ਬਰਖਹਿ' _ਨਰ ਇੱਛਾ _ ਅਨੁਸਾਰੀ 
॥੬੬॥ 
ਫੂਲਹਿਂ ਫਲਹਿੰ ਬ੍ਰਿੱਖ' ਸਮੁਦਾਇ। 'ਦਰਖਤ। 
ਜਨੁ! ਅਨੌਦਤਾ” ਬਾਹਰ ਆਈ। 'ਆਨੋਂ'। “ਖੁਸ਼ੀ। 
ਅੰਤਰ ਤਿਨ ਕੈ ਭਈ ਅਮੇਉ”। ਨਾ ਸਮਾਵਣ ਵਾਲੀ ਹੋ ਗਈ। 
ਮਨਹੁ _ਨਰਨ _ਦਿਖਰਾਵਹਿ _ਤੇਊ 
॥੬੭॥ 
ਛਿਤ ਸੋਹਤਿ ਧਰਿ ਨਵ ਸਬਜ਼ਾਈ'। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਿਹ ਉਰ ਸਭਿ ਤੇ ਅਧਿਕ ਬਧਾਈ। 
ਜਢ! ਜੰਗਮ? ਤਲਵੰਡਿ ਅਨੰਦੂ। 

ਭਾ! ਪ੍ਰਵੇਸ਼ ਜਬ ਕੋ ਸੁਖਕੰਦੂ” ॥੬੮॥ 
ਅਸ ਜਬ ਬੀਤ ਗਏ ਦਸ ਮਾਸਾ। 
ਸਰਦ ਸੁੱਦਰੀ ਇੰਦੁ' ਪ੍ਰਕਾਸ਼ਾ। 
ਬਿਮਲ ਅਕਾਸ਼ ਸੋਹਿ ਗਣ ਤਾਰਾ'। 
ਜਿਮ _ ਜੱਗਯਾਸੀ' _ ਉਰ _ ਆਚਾਰਾ? 
॥੬੯॥ 

ਨਿਰਸ' ਮੇਘ ਹੁਇ, ਗੇ ਨਿਜ ਦੇਸ਼ੂ। 
ਜਿਮ! ਸਤਿਸੰਗਤਿ ਮਿਟਹਿਂ ਕਲੇਸ਼ੂ। 
ਉਰਜ'! ਮਾਸ ਕੀ? ਪੂਰਨਮਾਸ਼ੀ'। 


ਹਰਿ ਕੀਰਤਿ ਸੋ! ਜੌਨ੍ਹ ਪ੍ਰਕਾਸ਼ੀ 
॥ ੭੦॥ 
ਸੰਬਤ ਨੌ ਖਟ! ਸਹਸ” ਛਬੀਸਾ”। 


ਭੋਂ ਅਵਤਾਰ ਪ੍ਰਗਟ ਜਗਦੀਸ਼ਾ। 

ਭਯੋ" ਅਚਾਨਕ! ਸਭਿਨਿ ਉਛਾਹਾ?। 
ਬਿਨ ਕਾਰਨ ਮਨ ਲਖਿ ਨ ਸਕਾਹਾ 
੭੧॥ 

ਧਰਾ” ਅਕਾਸ਼ ਬਿਖੈ ਜੇ ਬਾਸੀ?। 
ਮੰਗਲ ਕਰਹਿ ਸਿਮਰ ਅਬਿਨਾਸ਼ੀ। 
ਲੇ ਨਿਜ ਹਾਥਨਿ ਸੰਖ ਬਜਾਏ। 

ਜੈ ਜੈ ਜੈ ਮੁਖ ਬਚਨ ਸੁਨਾਏ ॥ ੭੨॥ 
ਅਮਰਨ! ਮਿਲ ਕਰਿ ਮੱਲਯ2 ਘਸਾਈ। 
ਕੁੰਕਮ!' ਪੁਨ ਘਨਸਾਰ? ਮਿਲਾਈ। 
ਕਾਲੂ ਕੇ ਮੰਦਰ ਪਰ ਚਰਚਹਿਂ”। 
ਮੰਦਾਰਨ _ਕੁਸਮਾਂਜਲਿ!' _ ਅਰਚਹਿਂ 
॥੭੩॥ 

ਧਾਇਨ ਸੇਬਯੰਮਾਨ' ਕੁਲੀਨਾ?। 


160 





'ਬਹੁਤੀ। 

'ਨਾ ਤੁਰਨ ਵਾਲੇ। “ਤੁਰਨ ਵਾਲੇ। 
'ਹੋਇਆ। “ਸੁਖਦਾਤੇ ਦਾ। 

'ਦਸ ਮਹੀਨੇ। 

'ਸਰਦ (ਰੁੱਤ ਦੀ) ਰਾਤ ਦਾ ਚੰਦੂਮਾਂ। 
'ਤਾਰਿਆਂ ਦੇ ਝੁੰਡ ਸ਼ੋਭਦੇ ਹਨ। 
!ਸਾਧਕ। ਨੇਕ ਚਲਨੀ ਦੇ ਗੁਣ। 


'ਪਾਣੀ ਰਹਤ ਹੋ ਕੇ। “ਬੱਦਲ। 

ਜਿਸ ਤਰ੍ਹਾਂ। 

'ਕੱਤਕ ਦੇ। “ਮਹੀਨੇ ਦੀ। "ਜ: ਸਾ: ਭਾਈ ਮਨੀ 
ਸਿੰਘ ਤੇ ਪੁਰਾਤਨ ਜਨਮਸਾਖੀ ਵਿਚ “ਵੈਸਾਖ ਦੀ 
ਤ੍ਰਿਤਿਆ” ਲਿਖਿਆ ਹੈ। 

'ਵਾਂਬੂ। “ਚਾਂਦਨੀ। 


ਨੌ ਤੇ ਛੇ ਪੰਦਰਾਂ। “ਸੌੋ। 'ਛਬੀ, ਅਰਥਾਤ 
੧੫੨੬ ਸੰਮਤ। 


!ਅਚਣਚੇਤ। “ਖੁਸ਼ੀ। 'ਪਾਠਾਂਤੂ-ਕਰਯੋ-ਬੀ ਹੈ। 
'ਜਾਣ ਨਾਂ ਸਕੇ। 


'ਜ਼ਮੀਨ ਤੇ। “ਵੱਸਣ ਵਾਲੇ। 


'ਦੇਵਤਿਆਂ ਨੇ। “ਚੰਦਨ। 
/ਕੇਸਰ। “ਕਪੂਰ। 

'ਛਿੜਕਨ ਲਗੇ। 

'ਕਲਪ ਸ੍ਰਿੱਛ ਦੇ ਫੁੱਲਾਂ ਦੇ ਬੁਕ। 


'ਦਾਈਆਂ ਕਰਕੇ ਸੇਵਾ ਕਰਨੇ ਯੋਗ। “ਚੰਗੀ ਕੁਲ 
ਦੀ (ਮਾਤਾ ਜੀ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 161 


ਭਈ ਪ੍ਰਸੂਤਾ' ਅਤਿ ਸੁਖ ਲੀਨਾ। 'ਵਿਆਈ। 

ਅਸ਼ਟਦੀਪ' ਦੀਪਤਿ? ਗ੍ਰਿਹ ਜਾਨੋ। 'ਅੱਠ ਦੀਵੇ। (ਅ) ਸ਼ਮਾਂਦਾਨ। “ਜਗ ਰਹੇ ਹਨ। 
'ਅਸ਼ਟਦੀਪ ਨਾਮ ਅੱਠ ਮੁਖੀਏ ਸ਼ਮਾਦਾਨ ਦਾ ਬੀ 
ਹੰ। 

ਛਬਿ' ਘਟਿ ਗਈ ਬਾਲ ਰਵਿ ਮਾਨੋ? 'ਉਨ੍ਹਾਂ ਦੀਵਿਆਂ ਦੀ) ਛਬ ਘਟ ਗਈ ਮਾਨੋ 

॥੭੪॥ ਸਵੇਰ ਦਾ ਸੂਰਜ (ਚੜ੍ਹ ਪਿਆ ਹੈ)। “ਉਨ੍ਹਾਂ 
ਦੀਵਿਆਂ ਦੀ) ਛਬ ਘਟ ਗਈ ਮਾਨੋ' ਸਵੇਰ ਦਾ 
ਸੂਰਜ (ਚੜ੍ਹ ਪਿਆ ਹੈ)। 

ਦਿਪਤ' ਤੇਜ? ਜਿੰਹ ਕਾਂਤਿ ਅਨੂਪਾ। __ 'ਖੁਕਾਸ਼ ਰਿਹਾ ਹੈ। “ਪ੍ਰਕਾਸ਼। 

ਬਿਸਮੈ! ਧਾਇ” ਹੇਰਿ” ਸਿਸ ਰੁਪਾ'। /ਅਚਰਜ ਹੋਈ। “ਦਾਈ। 'ਵੇਖਕੇ। “ਬਾਲਕ ਦਾ 
ਰੁਪ। 

-ਜਨਮਤਿ ਮਿਿਦੁਲ' ਬਾਲ ਮੁਸਕਾਈ”। 'ਕੋਮਲ। “ਹੱਸਦਾ ਹੈ। 

ਸਗਨ _ਕੁਸਗਨ ਨ _ਜਾਨਯੋ ਜਾਈ 

॥੭੫॥ 

ਅਨਤ! ਬਾਲ ਜਨਮਤਿ ਸਭਿ ਰੋਤੇ?। /ਹੋਰ। “ਰੋਂਦੇ ਹਨ। 

ਬਿਗਸਤਿ ਇਹ' ਜਿਵ ਆਨੰਦ ਹੋਤੇ-। _'ਹੱਸਦੇ ਹਨ ਏਹ। 

ਅਲਪ ਬੁੱਧਿ' ਕਿਉ” ਧਾਇ? ਲਖਾਹੀ”। _'ਥੋੜੀ ਬੁਧੀਵਾਲੀ। “ਦਾਈ। “ਕਿਵੇਂ ਸਮਝੇ ਕਿ। 

ਜਨਮ _ ਮਰਨ ਇਸ ਪੀਰਾ ਨਾਹੀ 

॥੭੬॥ 

ਦਾਸੀ ਦੌਰਿ ਦਈ ਸੁਧਿ' ਕਾਲੂ। 

“ਲੇਹੁ ਵਧਾਈ ਅਨੰਦ ਬਿਸਾਲੂ। 

ਕਾਂਤਿਮਾਨ ਭਾ ਤਾਤ' ਤੁਮਾਰੈ। 

ਮੰਗਲ _ਕਰਹੁ _ਬਿਬਿਧ _ਪਰਕਾਰੈ”? 

॥੭੭॥ 

ਸੁਤ ਉਪਜਨ ਕੇ ਸੁਨਿ ਕਰਿ ਬੈਨਾ। 

ਮਨਹੁ' ਜਗਤ ਸੁਖ ਪ੍ਾਾਪਿਤ ਐਨਾ। 

ਜਨਮ ਰੰਕ ਜਿਉਂ” ਸਦਨ? ਸੰਤਾਨਾ”। 





॥੭੮॥ 
ਜਸਪਦ! ਜਾਇ ਕੀਨ ਇਸ਼ਨਾਨਾ। 
ਬਸਤੂਨ ਯੁਤਿ' ਜਿਉ ਬੇਦ ਬਖਾਨਾ। 
ਉਰ ਪਰਮੇਸ਼ੁਰ ਕੋ ਕਰਿ ਧਯਾਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 162 





ਬੰਦਨ ਕਰਹਿ ਬੰਦ! ਜੁਗ? ਪਾਨਾ” 'ਜੋੜਕੇ। “ਦੋਵੇਂ। 'ਹੱਥ। 

॥੭੯॥ 

ਇਹ ਬਿਧਿ ਜਨਮ ਭਯੋ ਜਗ ਗੁਰ ਕੋ। 

ਸੁਖ ਦੇਵਨ ਭਗਤਨਿ ਪੁਨ ਧਰ ਕੋ!। __ 'ਧਰਤੀ ਨੂੰ ਤੇ ਭਗਤਾਂ ਨੂੰ। 

ਆਗੈ ਜਿਉ ਜਿਉ' ਭਯੋ ਉਛਾਹੂ'। 'ਖੁਸ਼ੀ। 

ਸੁਨਹੁ ਕਥਾ ਭਵ! ਵਡ? ਰੁਜ ਦਾਹੁ? 'ਸੰਸਾਰ ਦੇ। “ਵਡੇ। 'ਰੋਗਾਂ ਨੂੰ ਸਾੜਨ ਵਾਲੀ। 


॥੮੦॥ 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਸ਼੍ਰੀ ਗੁਰੁ ਜਨਮ” ਪ੍ਰਸੰਗ ਬਰਨਨੰ ਨਾਮ 
ਤ੍ਰਿਤੀਓ ਅਧਯਾਯ ॥੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 163 





ਅਧਯਾਯ ਚੌਥਾ 
੪. [ਗੁਰੂ ਜੀ ਦਾ ਅਵਤਾਰ ਉਤਸਾਹ ਤੇ ਨਾਮ ਧਰਨਾ] 


(ਕਵਿਤਾ ਦੇ ਦੋਸ਼) ॥੧॥ 

(ਕਵਿ ਨੰਮੁਤਾ) ॥੧॥ 

(ਨਾਨਕ ਪਦ ਦੇ ਅਰਥ) ॥੫੭॥ 

ਕਬਿੱਤ: 

ਅੰਧ ਜੁ ਬਧਰ ਪਿੰਗ ਨਗਨ ਮ੍ਰਿਤਕ ਛੰਦ 

ਰੁਕਤ ਅਪਾਰਥ ਕੀ, ਸਮਝ ਨ ਆਵਈ। (ਕਵਿਤਾ ਦੇ ਦੋਸ਼) 

ਅੰਧ=ਕਵਿਤਾ ਦਾ ਇਕ ਦੂਖਣ, ਜਿਸ ਵਿਚ ਪਿਛਲੇ ਮੰਨੇ ਪ੍ਰਮੰਨੇ ਕਵੀਆਂ ਦੇ ਬੰਨ੍ਹੇ ਹੋਏ ਤ੍ਰੀਕੇ 
ਦੇ ਉਲਟ ਕੁਛ ਕਿਹਾ ਜਾਏ।ਬਧਰ=ਬਧਿਰ-ਡੋਰਾ, ਕਵਿਤਾ ਦਾ ਇਕ ਦੂਖਣ, ਰਚਨਾਂ ਵਿਚ 
ਪਏ ਕਿਸੇ ਪਦ ਦਾ ਦੂਸਰਾ ਅਰਥ ਪਹਿਲੇ ਦਾ ਵਿਰੋਧੀ ਹੋਵੇ। ਪਿੰਗ=ਪਿੰਗਲੀ-ਕਵਿਤਾ ਦਾ 
ਇਕ ਦੂਖਣ, ਜਿਸ ਵਿਚ ਛੰਦ ਘੱਟ ਵੱਧ ਲਗਦਾ ਹੋਵੇ। ਨਗਨ=ਨੰਗੀ, ਕਵਿਤਾ ਦਾ ਇਕ ਦੋਖ 
ਜਿਸ ਵਿਚ ਅਲੌਕਾਰ ਕੋਈ ਨਾ ਹੋਵੇ। ਮ੍ਰਿਤਕ=ਮੋਈ ਹੋਈ-ਇਕ ਕਵਿਤਾ ਦਾ ਦੂਖਣ, ਜਿਸ 
ਕਵਿਤਾ ਵਿਚ ਅਰਥ ਕੋਈ ਨਾ ਬਣੇ। ਛੰਦ=ਨਜ਼ਮ, ਕਵਿਤਾ। 
ਰੁਕਤ=ਰੁਕਤ ਤੋ ਮੁਰਾਦ ਪੁਨਰੁਕਤਿ ਹੈ। ਕਿਸੇ ਇਕ ਗੱਲ ਨੂੰ ਬਾਰਬਾਰ ਕਹਿਣਾ। ਅਰਥ 
ਭਾਵ ਉਹੋ ਹੋਵੇ, ਤੇ ਬੇਲੋੜਾ ਕਹਿਣਾ। ਅਪਾਰਥ=ਜਿਸ ਕਵਿਤਾ ਵਿਖੇ ਐਸੇ ਬਚਨ ਕਹੇ ਹੋਣ 
ਜਿਸ ਦੇ ਅਰਥ ਕੀਤਿਆਂ ਗੱਲ ਅਟਪਟੀ ਬਣੇ। 

ਵੈਰ ਦੇਸ਼ ਕਾਲ ਗਨ ਅਗਨ ਨਵੋ ਹੀ ਰਸ 
ਬਿਬਧਾਲੌਕਾਰ ਹੂੰ ਕੋ ਭੇਦ ਨਹਿਂ ਪਾਵਈ। 

ਵੈਰ=ਵਿਰੋਧ। ਦੇਸ਼=ਸਥਾਨ। ਕਾਲ=ਸਮਾਂ। ਕਵਿਤਾ ਦੇ ਦੋ ਦੂਸ਼ਣ, 'ਦੇਸ਼ ਵਿਰੋਧੀ” ਤੇ “ਕਾਲ 
ਵਿਰੋਧ”। ਦੇਸ਼ ਵਿਰੋਧ-ਜਿਹੜੀ ਸ਼ੈ ਜਿਸ ਦੇਸ਼ ਵਿਚ ਨਾ ਹੋਵੇ ਉਸ ਦੇਸ਼ ਵਿਚ ਵਰਣਨ 
ਕਰਨੀ। ਕਾਲ ਵਿਰੋਧ-ਜਿਹੜੀ ਸ਼ੈ ਜਿਸ ਸਮੇ ਨ ਹੋਵੇ ਉਸ ਸਮੇ' ਵਿਚ ਵਰਣਨ ਕਰਨੀ। ਗਨ 
ਅਗਨ=ਪਿੰਗਲ ਵਿਚ ਜੋ ਵਜ਼ਨ ਲਈ ਗਣ ਰਖੇ ਹਨ ਓਹ ਕੁਛ ਸ਼ੁਭ ਗੁਣ ਤੇ ਕੁਛ ਅਸ਼ੁਭ 
ਗੁਣ ਮੰਨੇ ਜਾਂਦੇ ਹਨ। ਅਸ਼ੁਭ ਗੁਣ ਨੂੰ ਕਵੀ “ਅਗਣ” ਕਹਿੰਦੇ ਹਨ। 

ਚੰਗੇ ਗਣ ਇਹ ਹਨ:-ਮਗਣ, ਨਗਣ, ਭਗਣ, ਯਗਣ। ਅਸ਼ੁਭ ਗਣ=ਸਗਣ, ਤਗਣ, ਰਗਣ, 
ਜਗਣ'। 

"ਮਗਨ, ਨਗਨ, ਭਨਿ ਭਗਨ ਥ ਯਗਨ ਸਦਾ ਸ਼ੁਭ ਆਨ। ਜਗਨ ਰਗਨ ਸੋ ਸਗਨ ਕੋ ਤਗਨਹਿ 
ਅਸ਼ੁਭ ਬਖਾਨ ॥੧੮॥ [ਕਵਿ ਪੁਯਾਯ 

ਇਨ੍ਹਾਂ ਨੂੰ ਸਮਝਣ ਤੇ ਵਰਤਣ ਦੀ ਜਾਚ ਨਾ ਹੋਣੀ ਗਣ ਅਗਣ ਦੀ ਬੇਸਮਝੀ ਹੈ। ਨਵੋਂ ਹੀ 
ਰਸ=ਕਾਵਯ ਵਿਚ ਨੌ ਰਸ ਗਿਣੀਂਦੇ ਹਨ, ਸਾਰੀ ਹਿੰਦੀ ਕਵਿਤਾ ਇਨ੍ਹਾਂ ਰਸਾਂ ਵਿਚ ਹੀ ਘੁੰਮਦੀ ਹੈ। 
ਰਸ ਏਹ ਹਨ:-ਸ੍ਰਿੰਗਾਰ, ਬੀਰ, ਹਾਸਯ, ਰੌਦੂ, ਭਯਾਨਕ, ਕਰੁਣਾ, ਬੀਭਤਸ, ਅਧਭੁਤ, ਸ਼ਾਂਤਿ। 
ਇਨ੍ਹਾਂ ਚਸਾਂ ਨੂੰ ਸਮਝੇ ਬਿਨਾਂ ਇਨ੍ਹਾਂ ਦੇ ਮੇਲ ਅਨਮੇਲ ਕਰਨੇ ਯਾ ਇਨ੍ਹਾਂ ਦੇ ਸਥਾਈ ਸੰਚਾਰੀ ਭਾਵਾਂ 
ਆਦਿ ਵਿਚ ਸੰਕੇਤ ਤੋ ਉਲਟ ਕਰਨਾ ਇਹ ਨੌ ਰਸਾਂ ਦੀ ਬੇਸਮਝੀ ਹੈ। ਜੇ ਨਵਾਂ ਰਸਾਂ ਵਿਚੋ ਕੋਈ 
ਰਸ ਨਾ ਵਰਣਨ ਹੋਵੇ ਤਾਂ ਹੀਨ ਰਸ ਕਵਿਤਾ ਹੈ, ਅਥਵਾ ਰਸ ਵਰਣਨ ਕਰਦਿਆਂ ਰਸ ਬਿਰੱਸਾ ਹੋ 
ਜਾਵੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 164 





ਬਿਬਧਾਲੈਕਾਰ=ਨਾਨਾ ਪ੍ਰਕਾਰ ਦੇ ਅਲੈਕਾਰ (ਜੋ ਕਵਿ ਜਨ ਕਵਿਤਾ ਨੂੰ ਸੁਹਣਾ ਕਰਨੇ ਲਈ ਵਰਤਦੇ 

ਹਨ, ਇਸ ਵਿਸ਼ੇ ਤੇ ਕਈ ਗ੍ਰੰਥ ਲਿਖੇ ਹੁੰਦੇ ਹਨ) ਉਪਮਾ, ਅਨੁਪ੍ਾਸ, ਉਤਪੁੌਛਾ ਆਦਿ ਸੈਕੜੇ 

ਅਲੈਕਾਰ ਹਨ, ਕਵਿ ਜੀ ਕਹਿੰਦੇ ਹਨ ਕਿ ਇਨ੍ਹਾਂ ਦੇ ਭੇਦ ਪ੍ਰਤਿ ਭੇਦ ਮੈਨੂੰ ਨਹੀਂ ਆਉਂਦੇ। 

ਕੋਊ ਗੁਨ ਹੈ ਨ ਮੈ ਭਨਤਿ ਮੱਧ ਜਾਨੋ ਮਨ 

ਗੁਨੀਅਨ ਹਾਸ ਜੋਗ ਅਟਪਟੀ ਜਾਵਈ। __ (ਕਵਿ ਨੇਮੁਤਾ! 

ਏਕ ਗੁਨ ਯਾਮੈ ਸੁ ਬਿਦਤ ਸ਼ੁਤਿ ਸੰਤ ਸੁਨੋ 

ਸਤਿਗੁਰੂ ਕੀਰਤਿ ਸੁ ਨਿਰਮਲ ਭਾਵਈ ॥੧॥ 

ਅਰਥ: 

(ਮੈਨੂੰ ਅਪਣੀ ਕਵਿਤਾ ਵਿਚ ਪੈ ਰਹੇ ਦੂਖਣਾਂ ਦੀ ਜੈਸੇ ਕਿ) ਅੰਨ੍ਹੀ, ਬੋਲੀ, ਪਿੰਗਲੀ, ਨੰਗੀ, 

ਮੋਈ ਹੋਈ, ਪੁਨਰੁਕਤੀ ਵਾਲੀ, ਅਰਥ ਹੀਨ, ਦੇਸ਼ ਕਾਲ ਦੇ ਵੈਰ, ਗਨ, ਅਗਨ ਵਾਲੀ ਦੀ 

ਸਮਝ ਨਹੀਂ ਆ ਰਹੀ, (ਇਸੀ ਤਰ੍ਹਾਂ ਕਵਿਤਾ ਦੇ ਭੂਖਣਾਂ ਦੇ ਨਿਬਾਹ ਵਿਚ ਜੈਸੇ ਕਿ) ਨਵਾਂ 

ਰਸਾਂ ਤੇ ਨਾਨਾਂ ਪੁਕਾਰਾਂ ਦੇ ਅਲੌਕਾਰ ਦੇ (ਵਰਣਨ ਕਰਨ ਦੇ) ਭੇਦ (ਪਰਿ-ਭੇਦ ਹੁੰਦੇ ਹਨ, ਸੋ 

ਮੈਨੂੰ) ਨਹੀਂ ਆ ਰਹੇ। (ਇਸ ਕਰਕੇ ਮੇਰੀ ਕਵਿਤਾ ਵਿਚ) ਕੋਈ ਗੁਣ ਨਹੀਂ ਹੈ, ਮੈਂ (ਆਪ) 

ਆਖ ਰਿਹਾ ਹਾਂ (ਤੇ ਹੇ) ਗੁਣੀ ਜਨੋ! (ਤੁਸੀਂ ਬੀ) ਮਨ ਵਿਚ ਜਾਣਦੇ ਹੋ ਕਿ (ਮੇਰੀ ਕਵਿਤਾ) 

ਅਟਪਟੀ ਤੇ ਹਾਸੋਹੀਣੀ ਹੈ, ਹਾਂ, ਇਕ ਗੁਣ ਇਸ ਵਿਚ ਪੁਤੱਖ ਹੈ, ਕੰਨਾਂ ਨਾਲ ਸੁਣੋ ਹੇ ਸੰਤ 

ਜਨੋ! (ਇਸ ਵਿਚ) ਸਤਿਗੁਰੂ ਜੀ ਦੀ ਕੀਰਤੀ ਨਿਰਮਲ (ਤੇ ਮਨ ਨੂੰ) ਭਾਉਣ ਵਾਲੀ 

(ਵਰਣਿਤ) ਹੈ। 

ਭਾਵ: 

ਕਵਿ ਜੀ ਕਾਵਯ ਦੇ ਪੰਡਤ ਹਨ, ਤੇ ਏਹ ਕੁਛ ਨਿੰਮੂਤਾ ਨਾਲ ਆਖ ਰਹੇ ਹਨ, ਪ੍ਰੰਤੂ ਇਕ 

ਕਟਾਖਯ ਬੀ ਇਸ ਵਿਚ ਹੈ ਕਿ ਇਸ ਕਵਿਤਾ ਵਿਚ ਤੁਕਬੰਦੀਏ ਯਾ ਦਰਬਾਰੀ ਕਸਬੀਏ 

ਕਵੀਆਂ ਵਾਬੂ ਮੈ ਨਿਰਾ ਬੱਝੇ ਕਾਇਦਿਆਂ ਦੀ ਖ਼ਾਨਾਪੁਰੀ ਵਾਲੀ ਕਵਿਤਾ ਨਹੀਂ ਘੜ ਰਿਹਾ; 

ਮੈਂ, ਜੋ ਸੁਤੇ ਸਿੱਧ ਅਪਣੇ ਅਗੰਮੀ ਪੁਵਾਹ ਵਿਚ ਉਚਾਰੀ ਜਾਂਦੀ ਹੈ, ਉਚਾਰਦਾ ਹਾਂ। ਕਿਉਕਿ 

ਪੁਯੋਜਨ ਛੰਦਾ ਬੰਦੀ ਨਹੀਂ ਪਰ ਸਤਿਗੁਰ ਦੀ ਕੀਰਤੀ ਹੈ। ਕੀਰਤੀ ਚਿੱਤ ਦੇ ਪ੍ਰੇਮ ਵਿਚੋ 

ਨਿਕਲਦੀ ਹੈ ਤੇ ਪ੍ਰੇਮ ਅਸਲੀ ਰੱਬੀ ਉੱਚੀ ਕਵਿਤਾ ਦਾ ਮੂਲ ਕਾਰਣ ਹੈ, ਸੋ ਨਿੰਮ੍ਤਾ ਦੇ 

ਲਹਿਜੇ ਵਿਚ ਕਵਿ ਜੀ ਤੋਂ ਉਨ੍ਹਾਂ ਦੀ ਕਵਿਤਾ ਦੇ '“ਸੂਤੇ ਆਈ” ਤੇ “ਪ੍ਰੇਮ ਤੋਂ ਉਪਜੀ” 

ਕਵਿਤਾ ਦੀ ਸੂਚਨਾ ਹੋ ਰਹੀ ਹੈ। ਇਹ ਗਲ ਅਗਲੇ ਦੋਹੇ ਤੋਂ ਬੀ ਪ੍ਰਗਟ ਹੁੰਦੀ ਹੈ: 

ਦੋਹਰਾ: 'ਪੁਵਾਹ। “ਗੰਗਾ। “ਵਿੰਗਾ ਚਲਨਾ। 

ਰਾ! ਸੁਰਸਰਿ” ਬਕ੍ਰਗਤਿ”, 

ਗੁਨੀ ਨ ਔਗੂਨ ਜਾਨ। 

ਸਾਦਰ! ਸੋ ਤਿਹ ਮਹਿ ਸਦਾ, 'ਸਤਿਕਾਰ ਨਾਲ। 

ਕਰਿਹੈ' ਪਾਨ ਸ਼ਨਾਨਾਂ ॥੨॥ ਜਿਵੇਂ ਗੰਗਾ ਦਾ ਪ੍ਰਵਾਹ ਵਿੰਗਾ ਟੇਢਾ ਅਟਪਟਾ 
ਚਲਦਾ ਹੈ, ਪਰ ਗੁਣੀ ਇਸ ਔਗੁਣ ਵਲ ਨਹੀਂ 
ਤੱਕਦੇ, ਗੰਗਾ ਜਲ ਦੀ ਤਾਜ਼ਗੀ ਤੇ ਠੰਢ ਆਦਿ 
ਗੁਣਾਂ ਨੂੰ ਆਦਰ ਦੇਂਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਹਿ ਬਾਲਾ ਸ਼ੀ ਅੰਗਦ ਸੁਨੀਏ। 

ਸ਼ੀ ਗੁਰੁ ਕਥਾ ਬਿਮਲ! ਗੁਨ ਗੁਨੀਏ। __'ਨਿਰਮਲ। 

ਭਈ ਭੋਰ! ਨਿਜ ਦਾਸ ਬੁਲਾਯਾ। ਸਵੇਰ ਹੋਈ ਤੇ। 

“ਦਿਜਬਰ! ਸਦਨ? ਜਾਹ ਤੂੰ ਧਾਯਾ? 'ਬੁਹਮਨ ਦੇ। “ਘਰ। 'ਦੌੜਕੇ ਜਾਹ। 
॥੩॥ 

ਦੈਵਗ' ਜੋ ਹਰਿਦਯਾਲ£ ਪੁਬੀਨਾ। 'ਜੋਤਸ਼ੀ। ਪੰਡਤ ਦਾ ਨਾਉਂ ਹੈ। 

ਆਨਹੁ! ਤਾਂਹਿ ਬਿਲੈਬ ਬਿਹੀਨਾ?।” ___'ਲੈਆ। 'ਦੇਰੀ ਤੋਂ ਬਿਨਾਂ, ਛੇਤੀ। 

ਸੁਨਤਿ ਦਾਸ ਦਿਜ ਸਦਨ ਸੁ ਜਾਈ। 

ਦਰ ਪਰ! ਤਿਸ਼ਟਿ” ਗੁਹਾਰ” ਸੁਨਾਈ 'ਦਰਵਾਜੇ ਤੇ। 'ਖੜੋਕੇ। 'ਅਵਾਜ਼। 
॥੪॥ 

ਸ਼ੂਤਵਾ' ਬਚਨ ਬਿੱਪ੍ਰ ਹਰਿਦਾਲਾ। __ 'ਸੁਣਕੇ। 'ਬ੍ਰਹਮਨ। 

ਆਲਯ ਦਰ ਨਿਕਸਜਯੋ ਤਤਕਾਲਾ'। ਘਰ ਦੇ ਬੂਹਿਓਂ ਛੇਤੀ ਨਿਕਲਿਆ। 
“ਦਿਜਜੂ ! ਕਾਲੂ ਮੁਝਹਿ ਪਠਾਯਾ। 

ਚਲਹੁ ਆਪ, ਤਤਕਾਲ _ਬੁਲਾਯਾ ' 





॥੫॥ 
ਕਹਿਦਿਜ 'ਹੈੱ ਆਵੋ ਕਰਿ ਪੂਜਾ। 


ਬਹੁਰਿ ਕਰੋ' ਨਹਿਂ ਕਾਰਜ ਦੂਜਾ। ' 
ਸੁਨਿ ਉੱਤਰ ਕੋ ਤਿਹ ਛਿਨ ਦਾਸਾ। 
ਕਾਲੂ ਪਾਸ ਕਰੀ ਅਰਦਾਸਾ ॥੬॥ 
ਘਟੀ ਪਾਂਚ ਲੌ ਅਰੁਣਾ! ਕਰਿਕੈ। 
ਆਯੋ ਦ੍ਿਜ ਸ਼ੁਭ ਸ਼ਗੁਨ ਬਿਚਰਿਕੈ। 
ਕਾਲੂ ਕੋ ਸੂਸਤੈਨ' ਸੁਨਾਯੋ। 
ਪਿਖ _ਉਛਾਹ _ਕੋ_ਉਰ _ਹੁਲਸਾਯੋ! 
॥੭॥ 

ਦੋਹਰਾ: 
ਦਿਜਬਰ ਕੋ ਲੈ ਅਜਰ ਮਹਿ, 
ਸਾਦਰ' ਆਸਨ ਡਾਸ। 
ਬੈਠਾਯੋ ਬਹੁ ਭਾਉ” ਕਰਿ, 

ਆਪ ਬੈਸ ਤਿਸੁ ਪਾਸ ॥੮॥ 
ਚੌਪਈ: 

ਕਹਿ ਕਾਲੂ “ਸੁਨਿ ਸ਼੍ਰੋਨ ਦਿਜਿੰਦੂ' ! 


165 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 166 





ਦਯੋ ਸਦਨ ਮਮ ਤਾਤ” ਗੁਬਿੰਦੁ”। ਮੇਰੇ ਘਰ। 'ਪੁੱਤ੍ੂ। “ਰੱਬ ਨੇ। 

ਮੁਝ ਪਰ ਨਿਜ ਅਨੁਕੰਪਾ? ਧਾਰਹੁ। !ਅਪਨੀ। ?ਕਿਰਪਾ। 

ਸੋਧ ਮਹੁਰਤ ਲਗਨ ਵਿਚਾਰਹੁ ॥੯॥ 

ਭੇਦ ਸ਼ੁਭਾਸ਼ੁਭ/ ਸਭਿ ਲਖਿ ਲੀਜੈ”। 'ਚੰਗਾ ਮਾੜਾ। “ਜਾਣ ਲਓ। 
ਭਵਪੱਤ੍ਰੀ! ਇਸ ਕੀ ਲਿਖਿ ਦੀਜੈ।” __ 'ਜਨਮ ਪੱਤ। 

“ਕੰਕਮ!' ਕਾਗਦ ਕਾਲੂ ! ਆਨਹੁ। ਕੇਸਰ। 

ਗਣਪਤਿ ਪੂਜ _ਗ੍ਰਹਨ! ਸਨਮਾਨਹੁ' 'ਗੈਹਾਂ ਨੂੰ 

॥੧੦॥ 

"ਸਿੱਖੀ ਅਜੇ ਪੁਚਾਰ ਨਹੀਂ ਹੋਈ ਸੀ, ਸ਼੍ਰੀ ਕਾਲੂ ਜੀ ਖੱਤਰੀ ਹਿੰਦੂ ਸੇ, ਉਨ੍ਹਾਂ ਨੇ ਕੁਲਾਰੀਤ ਕਰਨੀ, 
ਬਾਹਮਣ ਸੱਦਣਾ, ਪੱਤਰੀ ਬਨਵਾਉਣੀ ਕੁਦਰਤੀ ਗੱਲ ਸੀ। ਇੱਥੇ ਬ੍ਰਾਹਮਣ ਦੇ ਕਥਨ ਦਾ ਭਾਈ 
ਸਾਹਿਬ ਅਨੁਵਾਦ ਕਰ ਰਹੇ ਹਨ, ਇਨ੍ਹਾਂ ਗੱਲਾਂ ਦਾ ਗੁਰਸਿੱਖਯਾ ਨਾਲ ਕੋਈ ਸੰਬੰਧ ਨਹੀਂ। ਸਤਿਗੁਰੂ 
ਘਸਿ ਮਸੁ ਕਰਿ” ਵਿਚ ਪੁਗਟ ਹੋਵੇਗੀ, ਬਾਕੀ ਪੰਡਤ ਹਰਿਦਿਆਲ ਜੀ ਦੀ ਆਪਣੀ ਸ਼ਰਧਾ ਜੋ 
ਸਤਿਗੁਰੂ ਜੀ ਵਿਚ ਹੈ ਓਹ ਅੰਕ ੨੬, ੩੨ ਅਰ ੫੦ ਤੋ ੫੫ ਤਕ, ਇਸੇ ਅਧਯਾਯ ਵਿਚ, ਪ੍ਰਗਟ 
ਹੈ ਤੇ ਅੱਗੇ ਜਨੇਊ ਪਾਵਣ ਦੇ ਪ੍ਰਸੰਗ ਵਿਚ ਵਧੇਰੇ ਸਪਸ਼ਟ ਹੈ, ਜਿੱਥੋਂ ਸਤਿਗੁਰੂ ਜੀ ਤੋਂ ਸੱਚਾ ਜੰਵੂ 
ਪਾ ਕੇ ਪੰਡਤ ਜੀ ਆਪ ਕ੍ਰਿਤਾਰਥ ਹੋਣਗੇ। 

ਬਾਲਕ ਸ਼ਬਦ ਲੇਯ ਜੋ ਜਨਮਾ। 

ਸੋਉ ਸ਼ਬਦ ਸੁਨਾਉ ਸ਼ੁਵਨਮਾ'। ਮੇਰੇ ਕੰਨਾਂ ਵਿਚ। 

ਭਯੋ ਕਾਲ ਕਿਸੁ" ਜਨਮ ਸੁਨਾਵਹੁ। ਕਿਸ ਵਕਤ। 

ਬੂਝਹੁ' ਧਾਇ? ਹਜ਼ੂਰ _ਬੁਲਾਵਹੁ ` 'ਪੁੱਛੋ। “ਦਾਈ ਨੂੰ। 

॥੧੧॥ 

ਸ਼ੀ ਨਾਨਕ ਕੀ ਦੌਲਤ! ਦਾਈ। ਦਾਈ ਦਾ ਨਾਮ। 

ਸੋ ਕਾਲੂ ਤਤਕਾਲ ਬੁਲਾਈ। 

ਪਠੇ ਦਾਸ ਸਭਿ ਸੋਜ ਮੰਗਾਈ। ਚੀਜ਼, ਸਮਿੱਗੂ। 

ਜੋ ਜੋ ਦਿਜਬਰ _ਦੀਨਿ ਰਜਾਈ! 'ਆਗਿਆ। 

॥੧2 | 


ਦੋਹਰਾ 'ਗ੍ਰੈਹਾਂ ਨੂੰ ਪੂਜਣ। 


/ ਕੀ ਵਸਤੁ ਸਭਿ, ਕਾਲੂ 
ਤਹਿਂ ਤੇ ਲਜਾਇ। 
ਬਹੁਰੋ' ਬੈਸਯੋ” ਪਾਸ ਬਿਪ”, ਬਦਨਹਿ“ 'ਫੇਰ। “ਬੈਠਾ। 'ਬ੍ਰਾਹਮਣ ਦੇ ਪਾਸ। “ਮੁਖ ਤੋਂ। 
ਬਚਨ ਅਲਾਇ” ॥੧੩॥ “ਕਹਿਆ। 
ਚੌਪਈ: ਘੜੀ ਇਕ। “ਦੋ ਪਹਿਰ। “ਰਾਤ। 
“ਘਟੀ ਏਕਾਂ ਦੋ ਜਾਮ” ਤ੍ਰਿਜਾਮਾਂ। 


ਰੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 167 





ਬਿਤੀ __ਹੁਤੀ! ਸਿਸ? __ਭਵ” 'ਗੁਜਰੀ ਹੋਈ ਸੀ। “ਬਾਲਕ। “ਜਨਮਿਆ ਹੈ। 
ਅਭਿਰਾਮਾ”।? 'ਸੁੰਦਰ। 

“ਕੌਨ ਸ਼ਬਦ ਲੇ ਉਪਜਜਯੋ ਬਾਲਿਕ? 

ਧਾਇ! ਬਤਾਵਹੁ ਸੋ _ਤਤਕਾਲਿਕ? 'ਹੇ ਦਾਈ! 

॥੧੪॥ 

ਬੋਲੀ ਬਚਨ ਦੌਲਤਾ ਦਾਈ। 

“ਸੁਨਹੁ ਬ੍ਰਿਤਾਂਤ ਅਹੋ ਦਿਜਰਾਈ' ! ਹੇ ਪੰਡਤ ਜੀ! 

ਬਹੁ ਸਿਸ ਜਨਮੇ ਮਮ ਕਰ ਮਾਂਹੀ'। 'ਮੇਰੇ ਹੱਥਾਂ ਵਿਚ। 

ਯਹਿ ਅਚਰਜ ਕਬਿ! ਦੇਖਯੋ ਨਾਂਹੀ 'ਕਦੀ। 

॥੧੫॥ 

ਦੀਰਘ ਨਰ! ਜਿਉ ਬਿਗਸ£ ਮਿਲੇ ਹੈਂ _'ਵੱਡੇ ਮਨੌਂਖ। 'ਖੁਸ਼ੀ ਨਾਲ, ਖਿੜ ਕੇ। 
ਤਿਉ ਇਨ ਕੀਨੇ ਸ਼ਬਦ ਭਲੇ ਹੈ'। 

ਸ਼ੁਭ ਲੌਛਨ ਸ਼ੁਭ ਅੰਗਨ ਮਾਂਹੀ। 

ਆਨ! ਨਰਨ? ਜਿਉਂ? ਨਰ" ਇਹ 'ਹੋਰਨਾਂ। ਅਨੁੱਖਾਂ। “ਜੇਹਾ। 'ਮਨੁੱ ਖ। 
ਨਾਂਹੀ” ॥੧੬॥ 

ਦਹਰਾ : 

ਸੁਨਿ ਦਿਜਬਰ ਸਭਿ ਬਚਨ ਕੋ 

ਜੋਤਿਸ਼ ਕੀਨ ਵਿਚਾਰ। 

ਸ਼ੁਭ ਨਿਛੱਤਰ ਸ਼ੁਭ ਕਾਲ ਮਹਿਂ 

ਸ਼ੁਭ ਬਿਤ ਪੁਨ ਸ਼ੁਭ ਵਾਰ ॥੧੭॥ 

ਚੌਪਈ: 

ਭਲੇ ਲਗਨ ਮਹਿ' ਬਾਲਿਕ ਜਨਮਾ-। 

ਬਿਦੁਖ' ਵਿਚਾਰ ਕਰਤਿ ਬਹੁ ਮਨ ਮਾ। 

-ਯਹਿ ਸਿਸੁ ਹੈ ਅਵਤਾਰੀ ਕੋਊ। 

ਵਡੈ ਭਾਗ ਕਾਲੂ ਕੇ ਹੋਉ ॥੧੮॥ 

ਕੈ ਬਿਧਿ! ਬਿਸ਼ਨੁ ਕਿ ਸ਼ਿਵ ਭਵ 'ਯਾ ਬੁਹਮਾ। “ਜਨਮ ਲਿਆ ਹੈ। "ਪੰਡਤ ਅਪਣੇ 
ਲੀਨੋ2ਂ। ਨਿਸ਼ਚੇ ਦੇ ਵਾਕ ਦਿਲ ਵਿਚ ਹੀ ਕਹਿ ਰਿਹਾ ਹੈ। 
ਜਗਤ ਉਧਾਰਨ ਲੌਛਨ ਚੀਨੋ। 

ਆਤਪੱਤੂ!' ਇਸ ਸੀਸ ਝੁਲਾਰੇ। 'ਫ਼ਤਰ। 

ਪੁਰਬੀ _ਨਿਸਾ!' ਜਨਮ _ਭਯੋ ਬਾਰੇ? 'ਪੁਰਬ ਵਾਲੀ ਰਾਤ। “ਬਾਲਕ ਦਾ। 
॥੧੯॥ 

ਚੱਕ੍ਰਵਰਤਿ' ਹੋਵਹਿ ਭਵ ਮਾਂਹੀ”। 'ਸ਼ਹਨਸ਼ਾਹ। “ਸੰਸਾਰ ਵਿਚ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 168 


ਕਰਹਿ ਦਿਗਬਿਜੈ' ਸੰਸੈ ਨਾਂਹੀ-। 'ਜਗਤ ਤੇ ਫਤਹ। 

ਦਰਸ਼ਨ ਕੀ ਉਰ'ਲਾਲਸ? ਕੀਨੀ। 'ਦਿਲ ਵਿਚ। “ਇੱਛਾ। 

ਦੇਹਿ ਸਫਲ ਅਪਨੀ _ਦਿਜ ਚੀਨੀ! 'ਬੁਹਮਨ ਨੇ ਅਪਣੀ ਦੇਹੀ ਸਫਲ ਜਾਣੀ। 
॥੨੦॥ 


ਦੋਹਰਾ: 

ਕਾਲੂ ਸੋਂ ਪੁਨ ਦਿਜ ਕਹੀ, 

“ਬਾਲਕ ਮੋਹਿ ਦਿਖਾਇ। ? 

ਸੁਨਿ ਕਰਿ ਦਾਈ ਦੌਲਤਾਂ, 

ਲੀਨੀ ਸਪਦਾ ਬੁਲਾਇ ॥੨੧॥ 'ਛੇਤੀ। 

ਚੌਪਈ: 'ਬਾਲਕ ਲੈ ਆ। “ਬ੍ਰਾਹਮਨ ਦੇ। 'ਕੋਲ। 
“ਬਾਲਿਕ ਆਨ' ਬਿੱਪੂ ਕੇ? ਪਾਸਾ”। ” 

ਧਾਇ ਗਈ ਸੁਨਿ ਮੱਧ ਅਵਾਸਾ। 'ਘਰ ਦੇ ਅੰਦਰ। 
ਜਾਚਯੋ' ਬਾਲਕ ਜਨਨਿ? ਨ ਦੇਈ। 'ਸੰਗਿਆ। “ਮਾਤਾ। 
ਜਿਉ” ਕਿਰਪਨ ਧਨ ਪ੍ਰੀਤਿ ਰਖੇਈ 

॥੨੨॥ 

ਕਹਹਿ “ਸਰਦਿ ਰੁਤਿ ਸਰਦੀ ਲਾਗਹਿ। 





ਮ੍ਰਿਦੁਲ ਬਾਲ ਬਾਹਰ ਕਸ' ਮਾਂਗਹਿ?” _ 'ਕਿਸ ਲਈ। 
ਬਹੁਰ ਬਿਦੁਖਹ' ਬਾਰੰਬਾਰਾ”। ਪੰਡਤ ਨੇ। “ਘੜੀ ਮੁੜੀ। 
ਜਾਚਯੋ! ਦਿਯੋ _ਤਾਤ? ਅਤਿ ਪਯਾਰਾ_'ਮੰਗਿਆ। “ਪੁੱਤਰ। 


॥੨੩॥ 

ਲੇ ਕਰਿ ਦੌਲਤ ਬਾਹਰ ਆਈ। 

ਆਨਨ ਆਰਨਜਾਤ' ਸੁਹਾਈ। ਮੁਖ ਦੀ (ਸ਼ੋਭਾ) ਕਮਲ (ਵਰਗੀ)। 

ਲਘੁ ਤਨ! ਜੋਤਿ ਬਿਸਾਲ? ਜਹਿ। ਛੋਟਾ ਸਰੀਰ। “ਬੜੀ। 

ਜਿਉ” _ਬਟ! _ਅਖੈ?' ਰੁਪ _ਲਘੁ? 'ਬੋਹੜ। ਨਾਂ ਪੁਟੀਂਣ ਵਾਲਾ। 'ਛੋਟਾ। “ਫਬਦਾ 

4 ਤੀ ਹੈ। "ਪੁਯਾਗ ਰਾਜ (ਇਲਾਹਾਬਾਦ) ਤੀਰਥਪੁਰ 

ਵਾ ਇਕ ਬੋਹੜ ਦਾ ਦਰਖਤ ਹੈ, ਜੋ ਛੋਟਾ ਜਿਹਾ ਹੈ। 
ਆਖਦੇ ਹਨ ਇਹ ਬੜੇ ਤੁਫਾਨਾਂ, ਭੁੰਚਾਲਾਂ ਤੇ 
ਪਰਲੈ ਵਿਚ ਭੀ ਪੁਟੀਂਦਾ ਨਹੀਂ ਹੈ। 

ਦੋਹਰਾ: ਬੁਧੀਵਾਨ। 

ਦਿਜਵਰ ਅਤਿ ਮਤਿਵਾਨ' ਮਨ, 

ਸਰਬ ਲਿੰਗ! ਪਹਿਚਾਨ। ਅੰਗ, ਚਿੰਨ੍ਹ। 

ਹੇਰਤਿ' ਉਰ? ਹਰਖਤਿ ਸਰਸਾ, 'ਵੇਖਕੇ। “ਦਿਲ ਵਿਚ। “ਬੜਾ ਅਨੰਦ ਹੋਯਾ ਤੇ। 

ਠਾਢਾ ਭਯੋ! ਸੁਜਾਨ? ॥੨੫॥ ਖੜਾ ਹੋ ਗਿਆ। ਉਹ) ਚਤੁਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੌਪਈ: 
ਪੁਲਕਯੋ' ਪਰਮ ਪ੍ਰੇਮ ਮਹਿਂ ਮਨੂਆ। 
ਬੰਦਨ ਕਰਿ! ਜਾਨਯੋ ਨਿਜ” ਧਨੂਆ। 
ਜਿਉ ਜਨ! ਇਸ਼ਟ ਦੇਵ ਕੋ ਦੇਖੀ। 
ਤਿਉਂ ਉਰ ਮਹਿੰ! ਭਾ ਮੋਦ? ਬਿਸ਼ੇਖੀ? 
॥੨੬॥ 

ਸਭਿ ਅੰਗਨ ਕੇ ਸੁੱਦਰ ਲੋਛਨ। 

ਲਗਜੋ ਬਿਲੋਕਨ' ਬਿੱਪੂ ਬਿਚੱਛਨ?। 
ਅਰੁਨ' ਚਰਨ ਬਰ? ਮ੍ਰਿਦੁਲ' ਸੁਹਾਵੈਂ। 
ਜਿਮ ਦਲ ਕੋਕਨਦੰ' ਦੁਤਿ ਪਾਵੈ? 
॥੨੭॥ 

ਭੁਜ' ਆਜਾਨੁ” ਕੰਧ” ਸ਼ੁਭ" ਊਚੇ। 
ਕਰਜ!' ਅਰੁਨ ਜਿਉ” ਨਗ ਹੁਇ ਸੂਚੇ। 
ਕਰ ਸ਼ਾਖਾ! ਇਕਸਾਰ? ਬਿਸਾਲਾ”। 


ਉਰ! ਆਯੁਤ” ਸ਼ੋਭਤਿ ਛਬਿ ਛਾਲਾ 
॥੨੮॥ 

ਦਾਹਨ! ਕਰ ਮਹਿ” ਚਮਰ” ਬਨਾਵਾ। 
ਛਤਰ ਬਾਮ ਮਹਿ” ਰੁਚਿਰ? ਸੁਹਾਵਾ। 
ਕੋਮਲ ਗੋਲ ਕਪੋਲ' ਸੁਹਾਵਨ। 
ਉਨਤ' _ਨਾਸਕਾ? ਮੋਦ” 
॥੨੯॥ 

ਅਰਧੰ ਚੰਦੁਾਕਾਰ! ਲਿਲਾਰੰ। 
ਧਨੁ” ਭ੍ਰਿਕੁਟੀ” ਸੁ ਕੂੰ ਚ ਬਿਨਬਾਰੰ”। 


ਬਢਾਵਨ” 


“ਸੁਨਿ ਕਾਲੂ ! ਸੁਤ ਤੋਹਿ' ਬਿਚੱਛਨ। 
ਇਸ ਮਹਿਂ ਲਖਿਯਤ' ਬੱਤਿ ਸੁ ਲੌਛਨ” 
॥੨੦॥ 

“ਬੱਤੀ ਲੌਛਨ ਇਹ ਹਨ> ੧. ਸੁੰਦਰ। ੨. ਸੁਹ੍ਹਿਦ। ੨੩. ਸੱਚਾ। ੪. ਸੂਰਮਾ। ੫. ਸਾਵਧਾਨ। ੬. 
ਸ਼ਾਸਤਰ ਦਾ ਗਯਾਤਾ। ੭. ਉੱਦਮੀ। ੮. ਉਦਾਰ। ੯. ਗੁਨਗ੍ਰਾਹੀ। ੧੦. ਗੰਭੀਰ। ੧੧. ਸ਼ੁੱਧ ਮਨ। 
੧੨. ਧਰਮੀ। ੧੩. ਖਿਮਾਂਵਾਨ। ੧੪. ਇੰਦੈ ਜਿਤ। ੧੫. ਪਵਿੱਤ੍ੁ। ੧੬. ਨਿੰਮੁਤਾਵਾਨ। ੧੭. 
ਤੇਜੱਸ੍ਹੀ। ੧੮. ਦਜਯਾਲੂ। ੧੯. ਵਾਹਿਗੁਰੂ ਦਾ ਪ੍ਰੇਮੀ। ੨੦. ਸ਼ੀਲਵਾਨ। ੨੧. ਸੰਤੋਖੀ। ੨੨. 


169 





ਪਸੀਜਿਆ। 


'ਮੱਥਾ ਟੇਕ ਕੇ। “ਆਪਣੇ ਆਪਨੂੰ। 
!'ਭਗਤ ਜਨ। 
'ਦਿਲ ਵਿਚ। “ਖੁਸ਼ੀ। “ਬਹੁਤ। 


'ਦੇਖਣ। “ਚਤੁਰ 

'ਲਾਲ। 'ਸਰੇਸ਼ਟ। ਕੋਮਲ। 

ਕਵਲ ਫੁੱਲ ਦੀਆਂ ਜਿਵੇ ਪੰਖੜੀਆਂ। 'ਸ਼ੋਭ 
ਰਹੀਆਂ ਹਨ। 

'ਬਾਹਾਂ। “ਗੋਡਿਆਂ ਤਕ। 'ਮੋਢੇ। “ਸੋਹਣੇ। 

ਨਹੁੰ। 

'ਹੱਥ ਦੀਆਂ ਅੰਗੁਲੀਆਂ। “ਇਕੋ _ਜਿਹੀਆਂ। 
3ਲੰਮੀਆਂ। 

'ਛ਼ਾਤੀ। “ਚੌੜੀ। 


'ਸੱਜੇ। “ਹੱਥ ਵਿਖੇ। “ਚੌਰ ਦਾ ਨਿਸ਼ਾਨ। 
!ਖੱਬੇ ਵਿੱਚ। 'ਸੁਹਣਾ। 

'ਗੱਲ੍ਹਾਂ। 

!ਉੱਚੀਆਂ। 
“ਵਧਾਉਣ ਵਾਲੀਆਂ। 
'ਅੱਧੇ ਚੰਦੂਮਾਂ ਦੇ ਆਕਾਰ ਦਾ। “ਮੱਥਾ। 

'ਧਨੁਖ ਵਰਗੇ। “ਭੁਵੱਟੇ। 'ਅਤੇ ਤ੍ਰਿਕੁਟੀ ਬਿਨਾਂ 
ਵਾਲਾਂ _ਤੋਂ। [ਸੰਸ. ਕੂਰਚ ਦੋਹਾਂ ਭੋਆਂ ਦੇ 
ਵਿਚਕਾਰਲੇ ਥਾਂ, ਤ੍ਰਿਕੁਟੀ॥ । 

ਤੇਰਾ ਪੁੱਤ੍। 

'ਜਾਣੀਂਦੇ ਹਨ। 


2ਨਾਸਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


170 





ਉਪਕਾਰੀ। ੨੩. ਵਿਚੱਖਨ, ਚਤੁਰ। ੨੪. ਸ੍ਰੇਸ਼ਟ ਮਤੀ। ੨੫. ਜਪੀ। ੨੬. ਤਪੀ। ੨੭. ਨਿੰਦਾ 
ਜਿਤ। ੨੮. ਸਾਹਸੀ। ੨੯. ਸੰਜਮੀ। ੩੦. ਮਾਤਾ ਪਿਤਾ ਦਾ ਭਗਤ। ੩੧. ਜਤੀ। ੩੨. ਗਯਾਨੀ। 


ਕਰ ਤਰਵਾ! ਇਹ ਊਰਧ” ਆਈ। 
ਧਨ ਬਹੁ ਆਇ ਰਖਹਿ ਢਿਗ' ਨਾਂਹੀ। 
ਪਢਜਯੋ ਸਮੁੰਦ੍ਰਿਕ' ਮੈ” ਬਹੁ ਸੋਧਾ। 


ਪੰਧਾਂ ॥੩੧॥ 

ਮਹਿਮਾ ਅਮਿਤ ਮਨਹਿ ਮਹਿ ਮਾਨੀ। 
-ਹੈ ਅਵਤਾਰ ਸੱਤਿ ਚਿਤ ਜਾਨੀ-। 
ਦਿਜਾ ਦਰਸਾਇ ਧਾਇ? ਢਿਗ ਮਾਤਾ। 
ਦੀਨੋ ਜਾਇ ਜੁ ਸੁੰਦਰ ਤਾਤਾ ॥੩੨॥ 
ਨੰਦੀ ਮੁਖੰ-ਸ਼ੁਾਧਾਂ ਕਰਿਵਾਯੋ। 


ਬੇਦਨ ਬਿਧਿ ਜਿਉ ਬਿੱਪੁ! ਬਤਾਯੋ। 
ਕਾਲੂ ਕਹੈ “ਨਾਮ ਸਿਸ! ਰਾਖਹੁ। 


ਬਰਨ! ਸੋਧ ਸ਼ੁੱਧ? ਮੁਝ ਸੋ ਭਾਖਹੁ”! 
॥੩੩॥ 

“ਸੁਨਿ ਕਾਲੂ ! ਇਸ ਨਾਮ ਅਪਾਰਾ। 
ਹੋਂ ਰਾਖੋਂ ਕਰਿ ਸੋਧ ਵਿਚਾਰਾ। 

ਅਬ ਨਿਜ ਕੁਲ ਕੀ ਕੀਜਹਿ ਚਾਲੀ। 
ਜੋ ਜਾਚਹਿ! ਤਿਹ ਭੇਜਿ ਨ ਖਾਲੀ? 
॥੩੪॥ 


ਦੋਹਰਾ: 

ਇਹ ਬਿਧਿ ਕਹਿ ਦਿਜਬਰ ਗਯੋ, 
ਜੋਤਿਸ਼ ਕਰਤਿ ਬਿਚਾਰ। 

ਦਰ ਪਰ! ਤੋਰਣ£” ਸੁੰਦਰੰ, 


ਬਾਂਧਤਿ ਹਰਖ ਅਪਾਰ ॥ ੩੫॥ 
ਚੌਪਈ: 

ਆਵਹਿ ਦਰ ਬਹੁ ਜਾਚਕ! ਜਾਚਹਿਂ”। 
ਤਾਲਨ ਪੂਰ ਕਲੀਵ? ਸੁ ਨਾਚਹਿਂ। 


'ਹੱਥ ਦੀ ਤਲੀ। ?ਉੱਚੀ। 

'ਕੋਲ। 

ਗਇਕ ਵਿਦਯਾ ਦਾ ਨਾਮ ਹੈ ਜਿਸ ਦੇ ਪੁਸਤਕ ਦਾ 
ਨਾਮ ਭੀ ਸਮੁੰਦੀਕ ਹੀ ਹੈ, ਇਸ ਵਿਚ ਹੱਥ ਪੈਰ 
ਦੀਆਂ ਰੇਖਾਂ ਦੇ ਭਾਵ ਦਿਖਾਏ ਹਨ। 

'ਪ੍ਰੰ ਹਤ। 


/ਬਿਅੰਤ। 

/ਬ੍ਰਾਹਮਨ ਨੂੰ। “ਦਾਈ। 

"ਇਕ ਸ਼੍ਰਾਧ ਜੋ ਹਿੰਦੂ ਮੰਗਲ ਸਮਿਆਂ ਤੇ ਕਰਦੇ 
ਹਨ। 

ਬ੍ਰਾਹਮਨ ਨੇ। 


ਬਾਲਕ ਦਾ। 
ਅੱਖਰ। “ਚੰਗੇ। 'ਆਖੋ। 


'ਦਰਵਾਜੇ ਪਰ। “ਧਾਗੇ ਵਿਚ ਪੱਤੇ ਪੁੰਕੇ ਜੋ 
ਲਟਕਾਂਦੇ ਹਨ, ਬੰਦਨ ਵਾਰ। 


/ਮੰਗਤੇ। “ਮੰਗਣ। 


/ਤਾਲਾਂ ਨੂੰ ਪੂਰਨ ਕਰਕੇ। “ਖੁਸਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੩੭॥ 
ਗਜ ਗਾਮਨਿ' ਕੈ ਜਨਿ ਨੈਨੀ”। 


ਨਾਗਰਿ! ਗੀਤ ਗਾਇ' ਪਿਕ ਬੈਨੀ?। 
ਬਰਨ ਬਰਨ! ਪਟ? ਪਹਿਰ ਨਵੀਨਾ। 
ਕਟਿ!" ਜਿਨ _ਛੀਨ? ਉਰੋਜਨ” ਪੀਨਾ“ 
॥੩੮॥ 

ਅਲੰਕਾਰ ਨਗ? ਕੰਚਨ? ਭੀਨੇ। 
ਕਰਨਪੂਰ' ਬਰ? ਬੇਸਰ” ਕੀਨੇ। 


ਛੁਦੁ ਘੰਟਕਾ!' ਅੰਗਦ? ਕੰਬਨਾ। 

ਸਬਦ _ਕਰਹਿ' ਜੇ ਪਹਿਰੇ _ਅੰਗਨ 
॥੩੯॥ 

ਭਈ ਭੌਨ ਮਹਿਂ! ਭਾਰੀ ਭੀਰਾ”। 

ਭੀ ਉਛਾਹ ਕੀ! ਧੁਨੀ” ਗੰਭੀਰਾ। 
ਕਪਟ' ਬੇਸ? ਜਹਿੰ ਦੇਵਬਧੂਟੀ”। 


ਗਾਵਹਿ ਮਨਹੁ ਜਗਤ ਸੁਖ ਲੂਟੀ 
॥੪੦॥ 

ਕਾਲੂ ਆਲਯ' ਮੰਗਲ ਸਾਜੇ। 

ਦਰ ਪਰ' ਲਘੁ ਨਿਸ਼ਾਨ” ਸ਼ੁਭ ਬਾਜੇ। 
ਢਾਢੀ ਭਾਟ ਜੁ ਮੰਗਨਹਾਰੇ। 

ਪਾਇ _ਦਰਬ! ਕੋ ਗੁਨਨ ਉਚਾਰੇ 
॥੪੧॥ 

ਨਰ ਨਾਰੀ ਬਹੁ ਦੇਤਿ ਵਧਾਈ। 

ਦਰ ਪਰ ਭੀਰ ਭਰੀ ਅਧਿਕਾਈ। 


171 





/ਮਿੱਠੀ। ਅਅਵਾਜ਼। 
/ਸਿੱਠਣੀਆਂ। 


'ਗਹਿਣੇ। “ਕਪੜੇ। 


ਹਾਥੀ ਵਰਗੀ (ਮਸਤ) ਚਾਲ ਵਾਲੀਆਂ। ਮਮੋਲੇ 
ਵਰਗੀਆਂ ਅੱਖਾਂ ਵਾਲੀਆਂ। 

'ਇਸਤ੍ਰੀਆਂ। “ਕੋਇਲ ਵਰਗੇ ਬੋਲ ਵਾਲੀਆਂ। 
ਰੰਗਾਂ ਰੰਗਾਂ ਦੇ। “ਕਪੜੇ। 

'ਲੌਕ। ਜਿਨ੍ਹਾਂ ਦੇ ਪਤਲੇ। “ਸਥਨ। “ਪੀਡੇ। 


'ਗਹਿਣੇ। “ਰਤਨ ਤੇ। “ਸੋਨੇ ਦੇ। 
'ਕੰਨਾਂ ਦੇ ਵਾਲੇ। “ਚੰਗੇ। “ਨੌਥ। 
'ਤੜਾਗੀ। “ਬੁਹੱਟੇ। “ਕੰਬਣ। 


ਘਰ ਵਿਚ। “ਭੀੜ। 

'ਖੁਸ਼ੀ ਦੀ। ਅਵਾਜ਼। 

'ਬਨਾਉਟੀ। ਰੂਪ `ਵਿਚ। “ਦੇਵਤਿਆਂ ਦੀਆਂ 
ਵਹੁਟੀਆਂ, ਅਪੱਛਰਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦੇਨੋ ਉਚਿਤ ਲਖਯੋ ਜੋ ਜੈਸਾ। 
ਦੇਤਿ ਭਯੋ ਕਾਲੂ ਤਿਨ ਤੈਸਾ ॥੪੨॥ 


ਦਹਰਾ : 

ਕਾਲੂ ਤਬ ਸਭਿ ਬਿਧਿ ਕਰੀ, ਜੋ ਬੇਦੀ 
ਕੁਲ ਰੀਤਿ। 

ਨਰ ਨਾਰੀ ਕੀਰਤਿ ਕਰਤਿ, ਪੁਰਿ 
ਮਹਿ! ਪਰਮ ਪੁਨੀਤ ॥੪੩॥ 

ਚੌਪਈ: 

“ਬਹੁ ਧਨਾਢ ਕੇ ਸੁਤ ਜਨਮਾਹੀਂ। 
ਅਸ ਉਤਸ਼ਵ ਕੀਨੋ ਕਿਸੁ ਨਾਂਹੀ। ? 
ਕਹਹਿਂ ਪਰਸਪਰ ਮਿਲ ਨਰ ਨਾਰੀ। 
“ਜਨਮਯੋ ਸੁਤ ਕੋ ਕਰਮ! ਉਜਾਰੀ? 
॥੪੪॥ 
ਖਸ਼ਟੀ'' ਕੀਨਿ ਭਲੇ ਕੁਲ ਚਾਲੀ। 


2, 


ਪਾਇ ਸੂਪ' ਮਹਿ ਬਰਖਤਿ ਸਾਲੀ”। 
ਅਸ਼ਟ ਜੋਗਨੀ ਕਿਯ ਅਭਿਖੇਕਾ'। 
ਕੁਸ਼ਲ ਮਾਂਗ ਸੁਤ ਕੀ ਸਿਰ ਟੇਕਾ 
॥੪੫॥ 

ਤ੍ਰੰਦਸ' ਦਯੋਸਹਿ? ਸੰਖਯਾ? ਕੀਨੀ। 
ਆਯੋ ਦਿਜ' ਕਾਲੂ ਸੁਧਿ” ਦੀਨੀ। 
“ਸਿਸ ਕੋ! ਨਾਨਕ ਨਾਮ ਧਰੀਜੈ। 
ਇਸਕੀ ਸਰਬਰ! ਕੋ ਨ ਜਨੀਜੈ। ” 
੪੬॥ 

ਪੰਡਤ ਕਹਿ ਸੁ ਪਵਾਯੋ ਚੋਲਾ। 

ਤਬ ਕਾਲੂ ਮੁਖ ਤੇ ਬਚ ਬੋਲਾ। 
“ਰਲਮਿਲ! ਨਾਮ ਸੁ ਤੁਰਕਨ ਹਿੰਦੂ। 
ਨਹਿੰ ਰਾਖਵ ਇਹ ਨਾਮ ਦਿਜਿੰਦੂ ! 
॥੪੭॥ 

ਅਵਰ! ਨਾਮ ਕੋ ਸੋਧਿ ਧਰੀਜੈ। 

ਰਿਦੈ ਸ਼ੁਭਾਸ਼ੁਭ' ਭੇਵ ਲਖੀਜੈ ॥ 


172 





'ਕੋਈ ਉੱਜਲੇ ਭਾਗਾਂ ਵਾਲਾ। “ਕੋਈ ਉੱਜਲੇ 
ਭਾਗਾਂ ਵਾਲਾ। 

'ਛਟੀ। "ਬਾਲਕ ਜਨਮ ਤੋ” ਛੇਵੇ ਦਿਨ ਦੀ 
ਰਸਮ, ਜਿਸ ਨੂੰ ਖਸਟੀ, ਛਟੀ ਯਾ ਸਠੀ ਆਖਦੇ 
ਹਨ। 

'ਛੱਜ। “ਚਾਵਲ। 

'ਪੂਜਨ। 


'ਤੇਰਾਂ। “ਦਿਨਾਂ ਦੀ। “ਗਿਣਤੀ 
ਬ੍ਰਾਹਮਨ। ?“ਖਬਰ। 

ਬੱਚੇ ਦਾ। 

'ਬਰੋਬਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 173 





ਜੋ ਖੱਤਰੀ ਕੇ ਕੁਲ ਭਲ ਲਾਗੈ। 
ਧਰੋ ਨਾਮ ਅਸ ਬਿੱਪੁ ਸੁਭਾਗੈ ॥੪੮॥ 
'ਅੱਗੇ ਰਖਦੇ ਰਹੇ ਹਨ। 


ਤਰਕੈ ਕੋਇ” ॥੪੯॥ 

ਚੌਪਈ: 

ਸੁਨਯੋ ਸ਼੍ਰੋਨ' ਦਿਜ ਬਚਨ ਉਚਾਰਾ। 

“ਯਹਿ ਤੁਮਰੋ ਸੁਤ ਵਡ ਅਵਤਾਰਾ। 

ਰਾਮ ਕਿਸ਼ਨ ਅਵਤਾਰ ਜੁ ਹਰਿ ਕਾ। 

ਪੂਜਤਿ ਹਿੰਦੁ, ਨ ਮਾਨਹਿੰ ਤੁਰਕਾ 

॥੫੦॥ 

ਇਹ ਸਿਸੁ ਕੋ ਮਾਨਹਿੰਗੇ ਦੋਊ। 

ਹਿੰਦੂ ਤੁਰਕ ਸਿਖ ਹੁਇ ਸਭਿ ਕੋਊ। 

ਇਸ ਕੇ ਚਰਨ ਪੋਤਾ ਕੀ ਨਯਾਈਂ। 

ਪਾਰ ਪਰਹਿਂ ਪਰਮਾਰਥ ਪਾਈ ॥੫੧॥ 

ਸੰਗਤਿ, ਕਰਹਿ ਤਰਹਿਂ ਭਵ ਸਾਗਰ। 

ਸਕਲ ਜਗਤ ਮਹਿ' ਹੋਇ ਉਜਾਗਰ। 

ਬਹੁਤ ਨਰਨ ਕੋ ਕਰਹਿ ਉਧਾਰਾ। 

ਨਾਮ ਭਗਤਿ ਦੇ ਦਾਨ ਉਦਾਰਾ ॥੫੨॥ 

ਦੋਹਰਾ: 'ਜ਼ਿਮੀਨ। 

ਵਣ ਤ੍ਰਿਣ ਭੂਮ ਅਕਾਸ਼ ਮਹਿੰ, 

ਹੋਇ ਅਧਿਕ ਪਰਤਾਪ। /'ਬਹੁਤ। 

ਪਰਮ ਪੁਰਾਤਨ' ਪੁਰਖ ਪਰ”, /ਜਿਸਦਾ ਆਦਿ ਨਾ ਹੋਵੇ। “ਪਰਮ ਪੁਰਖ। 

ਮਾਨਵ! ਕਰਹਹਿਂ ਜਾਪ ॥੫੩॥ 'ਆਨੁਖ। 

ਚੌਪਈ: /ਪ੍ਰਿਥਵੀ। ?ਪਹਾੜ। “ਸਮੁੰਦਰ। “ਰਾਹ ਦੇਣਗੇ। 

ਗੋ! ਗਿਰ? ਸਾਗਰ” ਮਾਰਗ ਦੇਈਂ“। 

ਨਿਸਂ ਬਾਸੁਰ ਆਇਸ ਮਹਿ” ਸੇਈ। __'ਰਾਤ। “ਦਿਨ। ਆਗਯਾ ਅਨੁਸਾਰੀ (ਹੋਣਗੇ 
ਇਸ ਦੇ)। 

ਕਰਿ ਵਿਚਾਰ ਉਰ! ਨਾਨਕ ਨਾਮਾ। 'ਦਿਲ ਵਿਚ। 

ਯਾਂ `ਤੇ ਮੈਂ, ਰਾਖਯੋ _ਅਭਿਰਾਮਾ! 'ਸੁਹਣਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੫੪॥ 

ਹਿੰਦੂ ਤੁਰਕ ਜਪਹਿੰਗੇ ਦੋਊ। 

ਸਮਿਲ ਨਾਮ ਇਹ ਜਾਨਹੁ ਸੋਊ। 
ਭਵਪੱਤੂਰੀ! ਮਹਿ ਅਹਿ ਸ਼ੁਭ ਬਾਤਾ। 

ਜੋ ਹੇਰੀ! ਸੋ ਭਾਖੀ” ਖਸਾਤਾ ॥੫੫॥ 
ਕਾਲੂ ! ਕੂਰ ਨ ਲਖੀਏ ਕੋਊ। 

ਕਹੀ ਸਾਚ ਨਿਸ਼ਚੈ ਹੁਇ ਸੋਊ। 

ਨਾਨਕ ਨਾਮ ਅਰਥ ਤਿਹ ਸੁਨੀਏ। 
ਪਰਮ ਬਰਨ ਬਰ! ਉਰ ਮਹਿ ਗੁਨੀਏ? 
॥੫੬॥ 

(ਨਾਨਕ ਪਦ ਦੇ ਅਰਥ) 

ਕਬਿੱਤ:'ਪ੍ਰਾਕ ਜੋ! ਨਕਾਰ£ ਨ? ਪੁਮਾਨ” 
ਆਬਿਧਾਨ” ਜਾਨਿ, 

ਤਾਹੂੰ ਤੇ “ਅਕਾਰ!” ਲੇ “ਅਨਕ” ਪੁਨ 
ਤੀਨ£ ਹੈ। 


ਜਗੱਤ ਮੱਧ? 

ਜਾ ਨਰ! ਕੌ ਨਹੀਂ ਦੁੱਖ, ਸਦਾ ਸੁਖ 
ਲੀਨ ਹੈ। 

ਐਸੋ ਇਹ ਨਾਨਕ ਕੇ ਨਾਮ ਕੋ ਅਰਥ 
ਚ਼ੀਨਾਂ 

ਸੱਤਿ ਚਿਦਾਨੰਦ ਨਿਤ ਭਗਤਿ ਅਧੀਨ 
ਹੈ” ॥੫੭॥ 

ਦੋਹਰਾ: 

ਪਰਮ ਹਰਖ ਕਾਲੂ ਕਰਤਿ, 

ਸੁਨ ਦਿਜਬਰ ਕੇ ਬੈਨ। 
ਸਾਦਰ ਦੀਨ ਉਪਾਇਨੰ', 

ਗਯੋ ਬਹੁਰ' ਨਿਜ ਐਨ” ॥੫੮॥ 


174 





'ਜਨਮਪੱਤ੍ਹੀ। 
'ਵੇਖੀ। ?ਕਹੀ। 'ਪੁਗਟ। 


'ਬੜੇ ਸ੍ਰੇਸ਼ਟ ਅੱਖਰ। ?ਵਿਚਾਰੀਏ। 


'ਪਹਿਲਾ ਜੋ। “ਨੌਨਾ ਅੱਖਰ। “ਪੁਰਖ। “ਵਿਵਧਾਨ 
ਵਾਚਕ। “ਸਮਝੀ। 

'ਐੜਾ?” ਅੱਖਰ। 'ਤ੍ਰੈ। 

'ਨਨੇ ` ਅੱਖਰ ਤੋ'। “ਕੱਢਕੇ। 

'ਚਾਰ ਅੱਖਰ। 

'ਪਰਗਟ। “ਜਗਤ ਵਿਚ। 


'ਜਿਸ ਪੁਰਖ। 


'ਸਮਝ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੌਪਈ: 

ਜਾਵਤਿ' ਦਿਜਬਰ£? ਰਿਦੈ ਵਿਚਾਰਤਿ। 
ਗਟੀ! ਗਿਨਤਿ ਹੋਵਤਿ ਅਤਿ ਆਰਤ?”। 
-ਦੇਹਾਂ ਬ੍ਰਿੱਧ ਭੀ? ਬੈਸ” ਬਿਹਾਵਾ"। 


ਯਾਂ ਤੇ ਭਯੋ ਮੁਝ ਮਨ ਪਛੁਤਾਵਾ 
॥੫੯॥ 

ਨਹਿਂ ਦੇਖਵ ਮੈਂ ਇਹ ਪਰਤਾਪੂ-। 
ਭੂਰ' ਬਿਸੂਰਤਿ- ਪੰਡਤ ਆਪੂ। 
-ਕੌ ਲਗਾ ਮੈ' ਜੀਵੋਂ' ਜਗ ਮਾਂਹੀ॥ 
ਪੂਰਨ ਭਾਗ ਹੈੱ'_ ਕਿ ਮਮਾ 
॥੬੦॥ 
ਸਿਸੁਤਾ! ਤਜਿ ਆਵਹਿ ਤਰੁਨਾ? ਹੀ। 
ਉਧਰਹਿ' ਨਰ ਬਹੁ ਸੰਗਤਿ ਪਾਹੀਂ। 
ਬਿਨੈ ਕਰੋ ਮੈ ਕਰਹਿਂ ਉਧਾਰਾ। 

ਭਵ! ਬੰਧਨ ਤੇ ਹੁਇ ਛੁਟਕਾਰਾ 
॥੬੧॥ 

ਦਹਰਾ : 

ਅੰਤਰਜਾਮੀ ਜਾਨਹੀ, ਮਮ! ਉਰ ਕੀ ਜੇ 
ਬਾਲ। 

ਲੀਲਾ ਕਛੁਕ ਦਿਖਾਇ ਮੁਝ, ਦਿਹੁ 
ਉਪਦੇਸ਼ ਦਯਾਲੂ ॥੬੨॥ 

ਚੌਪਈ: 

ਸਹਿਤ ਗਯਾਨ ਕੇ ਬੋਲਹਿ ਜਬ ਲੌ!। 
ਰਾਖਹੁ ਇਹ ਸਰੀਰ ਮਮ ਤਬ ਲੌ!-। 
ਕਰਤਿ ਮਨੋਰਥ ਗਯੋ ਨਿਕੇਤਾ। 
ਜਪਤਿ _ ਨਾਮ _ਅਪਵਰਗਹਿ__ ਹੇਤਾ! 
॥੬੩॥ 

ਤਿਹ ਪਸਚਾਤਹਿ' ਬੀਤਯੋ ਕਾਲਾ?। 
ਸਨੇ ਸਨੇ! ਤਨ ਹੋਤਿ ਬਿਸਾਲਾ?। 

ਜਿਹ ਬਿਧਿ ਹਿਰਦੈ ਗਯਾਨ ਮੁਮੋਖੂ!। 
ਨਿਤਪ੍ਰਤਿ' ਵਧਤਿ? ਦ੍ਰੈਤ ਹਤਿ ਦੋਖੂ' 


ਨਾਹੀ 


175 





'ਜਾਂਦਿਆਂ। “ਬ੍ਰਾਹਮਨ। 


'ਗਿਨਤੀ। “ਦੁਖੀ। 
'ਸਰੀਰ। “ਬੁਢਾ ਹੋ ਗਿਆ ਹੈ। “ਉਮਰ। “ਗੁਜ਼ਰ 
ਚੱਲੀ ਹੈ। 


ਮਦ ਤਕ 


ਤਦ ਤਕ। 
'ਘੁਰ। 
'ਮੋਖ਼ ਵਾਸਤੇ। 


ਪਿੱਛੋਂ। ਗੁਜਰ ਗਿਆ ਕੁਝ ਸਮਾਂ। 

ਹੌਲੀ ਹੌਲੀ। “ਬੜਾ। 

'ਮੁਕਤੀ ਦੇ ਚਾਹਵਾਨਾਂ ਦੇ। 

/ਹਰਿ ਰੋਜ। “ਵਧਦਾ ਹੈ। ਤੇ ਦੂਈ ਦਾ ਦੋਸ਼ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 176 





॥੬੪॥ ਨਾਸ਼ ਹੁੰਦਾ ਹੈ। 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਨਾਮ ਧਰਨ” ਪ੍ਰਸੰਗ ਬਰਨਨੰ ਨਾਮ 
ਚਤੁਰਥੋ ਅਧਯਾਯਾਂ” ॥੪॥ 

"ਇਸ ਅਧਯਾਯ ਵਿਚ ਸਮੁੰਦੀਕ ਅਰ ਜਯੋਤਿਸ਼ ਵਿਚਾਰ ਪੰਡਤ ਨੇ ਪੁਰਾਣੇ ਤਰੀਕੇ ਮੂਜਬ ਕਰਨਾ ਹੀ 
ਸੀ, ਉਹ ਠੀਕ ਉਤਰਿਆ, ਇਸ ਤੋ ਜਯੋਤਿਸ਼ ਆਦਿ ਸੱਚੇ ਹਨ ਕਿ ਨਹੀਂ? ਇਸ ਸੰਸੇ ਦਾ ਉੱਤਰ 
ਇਹ ਹੈ ਕਿ ਏਹ ਗਣਤ ਵਿਦਯਾ ਦੇ ਹਿਸਾਬ ਹਨ, ਜੋ ਰੇਖਾਂ ਤੇ ਨਛੱਤ੍ਰਾਂ ਵਿਚ ਹੋਏ ਮਾਮਲਿਆਂ ਨੂੰ 
ਯਾਦ ਰੱਖ ਰੱਖ ਤੇ ਵਿਧਾਂ ਮੇਲ ਮੇਲ ਕੇ ਧੂਵੇ ਬੱਧੇ ਗਏ ਹਨ। ਇਹ ਵਿਗਯਾਨ ਵਾਂਡੂ ਨਿਸ਼ਚੇ ਬਾਤਾਂ 
ਨਹੀਂ ਹਨ, ਕਦੇ ਠੀਕ ਢੁਕ ਸਕਦੀਆਂ ਹਨ, ਕਦੇ ਨਹੀਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 177 





ਅਧਯਾਯ ਪੰਚਮ'। 
"ਮੂਲ ਵਿਚ ਕਵੀ ਜੀ ਨੇ ਅਧਯਾਯ ਦੇ ਅਰੰਭ ਵਿਚ ਨਹੀਂ ਲਿਖਿਆ ਕਿ ਅਮਕਾ ਅਧਯਾਯ ਅਰੰਭ 
ਹੁੰਦਾ ਹੈ, ਪਰ ਅਧਯਾਯ ਦੇ ਅੰਤ ਵਿਚ ਲਿਖਿਆ ਹੈ:-'ਇਤ ਸ਼੍ਰੀ..... ਧਜਾਇ'। ਅਸੀਂ ਜੋ ਹੁਣ ਤਕ 
ਅਧਯਾਯ ਦੇ ਆਰੰਭ ਵਿਚ-ਫਲਾਣਾ “ਅਧਯਾਯ'-ਲਿਖਦੇ ਆਏ ਹਾਂ, ਪਾਠਕਾਂ ਦੀ ਸੁਗਮਤਾ ਵਾਸਤੇ 
ਸੀ। ਹੁਣ ਅੱਗੋਂ ਨੂੰ ਅਸੀਂ ਅਧਯਾਯ ਦੇ ਅਰੰਭ ਦੀ ਆਪਣੀ ਇਹ ਮੋਟੀ ਸੂਚਨਾ ਨਹੀਂ ਦਿਆਂਗੇ, ਹਰ 
ਸਫੇ ਦੇ ਉਤੇ ਲੀਕੋ' ਬਾਹਰ ਹਰ ਸਫੇ ਦੇ ਅਧਯਾਯ ਦਾ ਅੰਗ ਅਧਯਾਯ ਲੌਭਣ ਵਿਚ ਸਹਾਯਕ ਹੋਵੇਗਾ 
ਤੇ ਹਰ ਅਧਯਾਯ ਦੇ ਆਦਿ ਵਿਚ, ਉਸ ਅਧਯਾਯ ਵਿਚ ਆਉਣ ਵਾਲੇ ਪੁਸੰਗ ਤੇ ਅਧਯਾਯ ਦੀ 
ਗਿਣਤੀ ਬ੍ਰੀਕ ਅੱਖਰਾਂ ਵਿਚ ਦਿੰਦੇ ਜਾਵਾਂਗੇ। 
੫. [ਸ਼ੀ ਗੁਰੂ ਨਾਨਕ ਜੀ ਦੀ ਬਾਲ ਲੀਲਾ] 
੪<< ਪਿਛਲਾ ਅਧਿਆਇ ਤਤਕਰਾ - ਸੰਖੇਪ ਲਿੰਕ ਅਗਲਾ ਅਧਿਆਇ >>੬ 
(ਗੁਰੂ ਜਾ ਦਾ ਮਨ ਪਸੰਦ ਭੋਜਨ) ॥੧੪॥ 
ਕਬਿੱਤ: 
ਬਿਧਿ ਸੇ ਵੈਰਾਗ ਪੁਦ, ਹਰਿ ਸੇ ਗਿਆਨ ਪਾਲ 
ਬਿਧਿ=ਬੁਹਮਾ। ਸੇ=ਵਰਗੇ। ਪੁਦ=ਦਾਤਾ। [ਸੰਸ. ਪੁਦ:] 
ਹਰਿ=ਵਿਸ਼ਣੂ। ਪਾਲ=ਪਾਲਨ ਵਾਲੇ, ਭਾਵ ਦੇ ਕੇ ਦੇਈ ਰੱਖਣ ਵਾਲੇ। 
ਸ਼ਿਵ ਸੇ ਬਿਕਾਰ ਨਾਸ਼ ਸਤਿਗੁਰ ਦਾਸ ਕੇ। 
ਸੀਤਕਰ ਜੈਸੇ ਸੀਤ ਕਰਿ ਸੋ ਬਿਸ਼ਾਗਨਿ ਤੇ 
ਸੀਤਕਾਰ=ਚੰਦੂਮਾਂ।ਸੀਤ ਕਰਿ=ਸੀਤਲ ਕਰਨ ਵਾਲੇ, ਠੰਢ ਪਾਉਣ ਵਾਲੇ। ਬਿਸ਼ਾਗਨਿ=ਵਿਸ਼ੇ ਰੂਪੀ 
ਅੱਗ। [ਸੰਸ. ਵਿਖਯ“ਅਗਿ] 
ਤਿਮਰ ਹਰਨ ਸੇ ਤਿਮਰ ਮੋਹ ਫਾਂਸ ਕੇ। 
ਤਿਮਰਹਰਨ=ਸੂਰਜ। ਤਿਮਰ=ਹਨੇਰਾ। ਧਾਮ=ਘਰ। 
ਧਾਮ ਰਿਦੈ ਸ਼ੁੱਧ ਮੱਧ ਦੀਪਕ ਸੇ ਦੀਪ ਦਿਪੈ 
ਰਿਦੈ=ਹ੍ਰਿਦਿਯ, ਦਿਲ। ਸ਼ੁੱਧ=ਸਾਫ। ਮੱਧ=ਵਿਚ। ਦੀਪਕ=ਦੀਵਾ। ਦੀਪ=ਜੋਤ। ਦਿਪੈ=ਜਗਦੀ ਹੈ। 
ਮਾਯਾ ਭਿੰਨ ਜੀਵ ਕੋ ਦਿਖਾਵੈ' ਸੁ ਪ੍ਰਕਾਸ਼ ਕੇ। 
ਸੁ ਪੁਕਾਸ਼=ਸੁਮਪੁਕਾਸ਼=ਭਲਾ ਪੁਕਾਸ਼ ਕਰਕੇ। ਭਾਵ ਗਯਾਨ ਪੁਕਾਸ਼ ਦੇ ਕੇ। 
ਚਰਨ ਸ਼ਰਨ ਕਰ ਪਰਨ, ਹਰਨ ਡਰ 
ਪਰਨ=ਆਸਾ। ਹਰਨ=ਹਰ ਲੈਣ ਵਾਲੇ। 
ਤਾਰਨ ਤਰਨ ਅਰਨਵ ਭਵ ਨਾਸ਼ ਕੇ ॥੧॥ 
ਤਾਰਨ=ਤਰਨ ਵਾਲੇ। ਤਰਨ=ਜਹਾਜ਼। [ਸੰਸ:ਤਰਣ]। ਅਰਨਵ=ਅਰ੍ਣਵ=ਸਮੁੰਦੁ। ਭਵ=ਸੰਸਾਰ। 
ਨਾਸ਼=ਨਾਸ਼ ਕਰਨ ਵਾਲੇ, ਮੁਰਾਦ ਹੈ ਡੋਬ ਲੈਣ ਵਾਲੇ, ਇਹ ਸਮੁੰਦਰ ਦਾ ਵਿਸ਼ੇਸ਼ਣ ਹੈ। (ਅ) ਇਸ 
ਦਾ ਅਰਥ ਐਉਂ' ਬੀ ਕਰਦੇ ਹਨ, (ਸੰਸਾਰ) ਸਮੁੰਦੂ (ਦੇ ਭੈ) ਨੂੰ ਨਾਸ਼ ਕਰਨ ਵਾਲੇ ਹਨ। 
(ਏ) ਐਉੱ ਬੀ ਲਗਦਾ ਹੈ:- ਭਵ=ਜਨਮ। ਨਾਸ਼=ਮਰਨ। ਜਨਮ ਮਰਨ ਰੂਪੀ ਸਮੁੰਦਰ ਤੋ' ਤਾਰਨ 
ਵਾਲੇ ਜਹਾਜ਼। (ਸ) ਭਵ ਨਾਸ਼=ਭਵਨਆਸ਼ਯ-ਘਰ ਦੀ ਆਸ਼ਾ, ਮੁਰਾਦ, ਆਸ਼ਾ ਤ੍ਰਿਸ਼ਨਾ ਰੂਪੀ 
ਸਮੁੰਦਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 178 


ਅਰਥ: (ਅਪਨੇ) ਦਾਸਾਂ ਨੂੰ ਸ਼ੀ ਸਤਿਗੁਰੂ ਜੀ ਬੂਹਮਾਂ ਵਾਂਡੂ ਵੈਰਾਗ ਦੇ ਦਾਤੇ ਹਨ, ਵਿਸ਼ਨੂੰ 
ਵਾਂਡੂ (ਉਨ੍ਹਾਂ ਨੂੰ) ਗਜਾਨ (ਦੇ ਕੇ) ਪਾਲਣਾ ਕਰਨ ਵਾਲੇ (ਹਨ), ਸ਼ਿਵ ਵਾਂਡੂ (ਦਾਸਾਂ ਦੇ) 
ਵਿਕਾਰ ਨਾਸ਼ ਕਰਨ ਵਾਲੇ ਹਨ। 

ਵਿਸ਼ੇ (ਰੂਪ) ਅਗਨੀ ਤੋਂ ਚੰਦੂਮਾ ਵਾਂਡੂ ਸੀਤਲ ਕਰਨ ਵਾਲੇ (ਹਨ, ਅਤੇ ਮੋਹ ਰੂਪੀ ਅੰਧੇਰੇ 
ਦੀ ਫਾਹੀ ਨੂੰ ਸੂਰਜ ਵਾਂਡੂ (ਕੱਟਣ ਵਾਲੇ ਹਨ)। 

(ਜਿਵੇਂ) ਘਰ ਵਿਚ ਦੀਵੇ ਦੀ ਜੋਤ ਜਗਦੀ ਹੈ, (ਤਿਵੇਂ) ਸਾਫ ਹਿਰਦੇ (ਰੂਪੀ ਘਰ) ਵਿਚ 
ਗਯਾਨ ਦਾ ਪ੍ਰਕਾਸ਼ ਕਰਕੇ ਜੀਵ ਨੂੰ (ਉਸ ਦਾ ਆਪਣਾ ਆਪ) ਮਾਯਾ ਤੋ ਵੱਖਰਾ ਕਰਕੇ ਦਿਖਾ 
ਦੇਂਦੇ ਹਨ। 

(ਸੋ ਐਸੇ ਸਤਿਗੁਰੂ ਜੀ ਮੇਰੇ ਜਿਹੇ ਭਿਖਾਰੀਆਂ ਨੂੰ ਅਪਣੇ) ਚਰਨਾਂ ਦੀ ਸ਼ਰਣ ਦਾ ਆਸਰਾ ਦੇ 
ਕੇ (ਜਮ ਆਦਿਕਾਂ ਦੇ) ਭੈ ਨੂੰ ਹਰ ਲੈਣ ਵਾਲੇ ਹਨ (ਅਤੇ) ਡੋਬ ਲੈਣ ਵਾਲੇ ਸੰਸਾਰ (ਰੂਪੀ) 
ਸਮੁੰਦਰ ਤੋ ਤਾਰ ਲੈਣ ਵਾਲੇ ਜਹਾਜ਼ (ਰੂਪ) ਹਨ। 

ਸ਼ੀ ਬਾਲਾ ਸੰਧੁਰੁ ਵਾਚ ॥ 

ਦੋਹਰਾ; /ਪੰਘੂੜੇ ਉਤੇ। 

ਪਲਨਾ ਪਰ ਪੋਢਾਵਈ, 





ਲਾਡ ਦੇ ਵਾਕ। “ਗੋਦੀ ਲੈ ਕੇ। 
'ਲਡਾਉਂਦੀ ਹੈ। “ਅੰਮੀ। “ਬਹੁਤ ਪ੍ਰੇਮ ਨਾਲ। 
ਸੂੰਘਤਿ!' ਬਦਨ ਮਯੰਕ£ ॥੨॥ 'ਚੁੰਮਦੀ ਹੈ। “ਚੰਦੂਮਾ (ਵਰਗਾ) ਮੁਖੜਾ। 
ਚੌਪਈ: 'ਮੁਖ। “ਕਵਲ। [ਸੰਸ. ਅਰ੍ਣਜਾਤ॥ । 
ਆਨਨਿ' ਆਰਨਜਾਤ? ਨਿਹਾਰੀ। 
ਲੀਲ ਲਲਿਤੰ!' ਆਰਤ? ਹਾਰੀ”। 'ਸੁੰਦਰ। “ਦੁਖ ਦੇ। “ਹਰਨ ਵਾਲੀ। 
ਲੋਚਨ ਅਮਲਾ ਕਮਲ ਦਲ” ਜੈਸੇ”। 'ਸਾਫ। “ਕਮਲ ਦੇ ਪੱਤੇ। 'ਜੇਹੇ। 
ਨਾਸਾ ਤਿਲ ਪੁਸੁਨ ਨਹਿ ਵੈਸੇ! '੩॥ _'ਨਾਸਾਂ (ਐਸੀਆਂ ਸੁੱਦਰ ਹਨ ਕਿ) ਤਿਲ ਦੇ ਫੁਲ 
ਰਾ ਐਸੇ (ਸੁੰਦਰ) ਨਹੀਂ ਹਨ। 
ਸੁੱਦਰ ਅਲੈਕਾਰ' ਘਰਿਵਾਏ”। 'ਗਹਿਣੇ। ਘੜਾਏ। 
ਬਿਨ ਦੂਖਨ ਕੈ ਭੂਖਨ ਪਾਏ। 
ਬਨੀ ਬਾਜਨੀ' ਕਿੰਕਨਿ ਚਾਰੀ?। 'ਵੱਜਣ ਵਾਲੀ। “ਸੁੰਦਰ ਤੜਾਗੀ। 
ਕਟ ਮਹਿ! ਪਾਈ ਅਤਿ ਛਬਿ ਵਾਰੀ 'ਨੌਕ ਵਿਚ। 
॥੪॥ 
ਕਰ ਮਹਿ! ਕਟ? ਪਦ” ਨੁਪਰ“ ਸੋਹੈਂ। _ 'ਹੱਥਾਂ ਵਿਚ। “ਕਤੇ। 'ਘੈਰੀਂ। “ਝਾਂਜਰਾਂ। 
ਜੋ ਦੇਖੇ ਤਿਸਕੋ ਮਨ ਮੋਹੈ'। 
ਦੁਇ ਦੁਇ ਦਸਨ! ਅਧਰ? ਦੁਤਿ 'ਦੰਦ। “ਹੋਠ। 
ਹੋਤੀ। 
ੰਪੁਟਾ ਬਿੱਦੂਮ ਜਿਉਂ? ਜੁਗ ਮੋਤੀ? 'ਮੂੰਗੇ ਦੇ ਡੱਬੇ ਵਿਚ ਜਿਵੇਂ। ਘੂੰਗੇ ਦੇ ਡੱਬੇ ਵਿਚ 
॥੫॥ ਜਿਵੇਂ। “ਦੋ ਮੋਤੀ ਹੋਣ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 179 


ਅੰਭਣ ਮਹਿ! ਰਿੰਕਣ” ਗਤਿਕਾਰੀ:। __'ਵੇਹੜੇ ਵਿਚ। “ਰਿੜ੍ਹਦੇ ਹਨ। 'ਮੁਕਤੀ ਦਾਤੇ। 
(ਅ) ਚਾਲ ਨਾਲ। 

ਚਰਣਾਂਬੁਜ' ਖੈਂਚਤਿ ਬਲਿਹਾਰੀ। 'ਚਰਣ ਕਵਲ। 

ਹੇਰਤਿ! ਹਸਤਿ” ਹਸਾਵਤਿ ਔਰੀ। ਦੇਖਕੇ। “ਹਸਦੇ ਹਨ। 

ਕਿਲਕਤਿ' ਮੁਖ ਤੇ _ਮਾਧੁਰ _ਠੋਰੀ£ 'ਕਿਲਕਾਰੀਆਂ ਮਾਰਦੇ ਹਨ। “ਮਿਠਾਸ ਦਾ ਥਾਂ। 

॥੬॥ 

ਬੇਦੀ ਕੁਲ ਕੀ ਆਨਿ ਬਧੂਟੀ”। 'ਇਸਤ੍ਰੀਆਂ। 

ਮੂਰਤਿ ਪਿਖਿ ਜਨੁ! ਆਨੰਦ ਬੂਟੀ। __ 'ਮਾਨੋਂ। 

ਗਹਿ ਕਰਿ ਭੁਜ ਤੇ! ਅੰਕ ਬਸਾਵਹਿੰ?। _'ਬਾਹੋ' ਫੜਕੇ। “ਗੋਦੀ ਬਿਠਾਉਂਦੀਆਂ ਹਨ। 

ਪਰਮ ਪਰਮ ਕਰਿ ਹਰਖ ਲਡਾਵਹਿਂ 

॥੭॥ 

ਬੋਲੈ' ਬਚਨ ਤੋਤਰੇ ਮੀਠੇ। 

ਸੁਨਹਿਂ ਨਾਰਿ ਨਰ ਲਾਗਹਿਂ ਈਠੇ”। /ਪਿਆਰੇ। 

ਹੇਰਹਿਂ ਮਾਤ ਤਾਤ” ਅਨੁਰਾਗਹਿ। ___'ਵੇਖ ਕੈ। “ਮਾਤਾ ਪਿਤਾ। (%) ਪੁੰਤ੍ਰ ਨੂੰ ਮਾਤਾ 
ਜੀ। 'ਪੈਮ ਕਰਦੇ ਹਨ। 

ਫਿਰਤਿ ਭੂਮਿਕਾ! ਮ੍ਰਿਤਕਾ?” ਲਾਗਹਿ_'ਜ਼ਮੀਨ ਤੇ। “ਮਿੱਟੀ। 

॥੮॥ 





ਲਗੀ ਧੂਰ ਤਨ ਧੂਸਰ' ਹੋਏ। ਹੀਲੇ। 

ਅੰਬ ਲੇਯ ਅੰਬਾ! ਅੰਗ ਧੋਏ। /ਪਾਣੀ ਲੈ ਕੇ ਮਾਤਾ ਨੇ। 
ਮਲਿ ਕਰਿ ਮੁਖ ਮੱਜਨ' ਕਰਿਵਾਯੋ। “ਇਸ਼ਨਾਨ। 

ਪੌਂਡ ਸਰੀਰ ਅੰਕ ਬੈਸਾਯੋ ॥੯॥ 


ਦੋਹਰਾ: 

ਝਗਲੀ! ਝੀਨ” ਨਵੀਨ ਪੁਨ, 
ਪਹਿਰਾਈ ਤਨ ਤਾਤ। 

ਪੈ! ਕੋ ਪਾਨ ਕਰਾਇ ਕੈ,” 'ਦੁੱਧ। “ਪਿਵਾਇਕੇ। 

ਪੌਢਾਏ' ਕਰ? ਮਾਤ ॥੧੦॥ 'ਸੁਵਾਏ। “ਹੱਥੀਂ। 

ਚੌਪਈ: /ਦੋ। ਘੜੀਆਂ। 'ਪੰਘੂੜੇ। “ਉਤੇ। 

ਜੁਗਲ!' ਘਟੀ? ਪਲਨਾ” ਪਰ“ ਸੋਏ। 

ਜਾਗੇ ਬਹੁਰ ਸੁ ਚੇਤਨ ਹੋਏ। 

ਲਗੇ ਬਾਲ ਲੀਲਾ ਪੁਨ ਕਰਨੇ। 

ਪਕਰਹਿਂ ਪਰਨਾ!” ਹੁਇ ਪਗ? ਪਰਨੇ” 'ਆਸਰਾ। _(ਅ) _ਪਲਨਾ_ਪੰਘੂੜਾ। 'ਪੈਰਾਂ। 
॥੧੧॥ 'ਆਸਰੇ। 


ਛੋਟਾ ਝੱਗਾ। “ਬਰੀਕ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 180 


ਭਯੋ ਚਰਨ ਬਲ, ਹੋਵਹਿ ਠਾਢੇ”। 'ਖੜੇ ਹੋ ਜਾਂਦੇ ਹਨ। 

ਖੇਲਹਿਂ ਬਾਲਨ ਮਹਿ ਹਿਤ ਬਾਢੇ। 

ਭੂਖਨ ਸਬਦ ਪਲਾਵਤਿ' ਹੋਵਤਿ। 'ਭਜਦਿਆਂ। 

ਨੈਨ ਛਬੀਲੇ ਛਬਿ ਸੋ ਜੋਵਤਿ ॥ ੧੨॥ 

ਬਿਨ ਬੋਲੇ ਨਹਿ ਆਲਯ ਆਵਹਿਂ। 

ਸ਼ਿਸ਼ੁਂ _ਪਸ਼ਚਾਤ” _ਪਰਿਪ _ ਮਹਿੰ£ 'ਬਾਲਕਾਂ ਦੇ। “ਪਿੱਛੇ। “ਗਲੀ ਵਿਚ। 
ਧਾਵਹਿਂ। 

ਜਨਨੀ ਅਸਨ' ਹਕਾਰਿ? ਖੁਵਾਵਹਿ। 'ਭੋਜਨ। “ਸੱਦਕੇ। 

ਨਹਿ ਅਘਾਤਿ' ਦੇਖਤਿ ਬਲ ਜਾਵਹਿ 'ਰਜਦੀ ਨਹੀਂ। 





॥੧੨॥ 

ਦੋਹਰਾ: 

ਦਧਿ!' ਅਰੁ ਓਦਨ? ਮਾਤ ਤੇ, 
ਅਰਧਿਕ! ਖਾਇ ਪਲਾਇ£?। ਅੱਧੇ ਕੁ। “ਦੌੜ ਜਾਂਦੇ ਹਨ। 
(ਗੁਰੂ ਜਾ ਦਾ ਮਨ ਪਸੰਦ ਭੋਜਨ) 


ਬਾਲਿਕ ਲੀਲਾ ਕਰਤਿ ਸਭਿ 
ਅਲਖ ਜੁ ਲਖਯਾ ਨ ਜਾਇ ॥੧੪॥ 


'ਦਹੀ। “ਚਾਵਲ। 


ਚੌਪਈ: 

ਲੇ ਕਰਿ ਕਾਲੂ ਅੰਕ ਦੁਲਾਰਹਿ। 

ਪਾਵਤਿ ਸੁਖ ਕੋ ਬਦਨ! ਨਿਹਾਰਹਿ?। 

ਤਜਿ ਕਰਿ ਜਨਕ! ਅੰਕ ਕੋ ਜਾਵਹਿਂ। 

ਰਲਿ _ਬਾਲਨ ਸੋ ਖੇਲ _ਮਚਾਵਹਿਂ 

॥੧੫॥ 

ਸੁੰਦਰਤਾ ਮੰਦਰ ਮੁਖ ਹੇਰਹਿੰ”। ਵੇਖਦੇ ਹਨ। 
ਨਰਨਾਰੀ ਜਾਵਤਿ ਮਗ' ਘੇਰਹਿਂ। 'ਰਾਹ ਵਿਚ। 
ਬੋਲਹਿ ਬੋਲ ਬੁਲਾਵਹਿਂ ਬਚਨਾ। 

ਗਿਰਾ _ਮਾਧੁਰੀ! _ਕੀ ਜਨੁ _ਰਚਨਾ_'ਮਿਠਾਸ। 

॥੧੬॥ 

ਕਹਹਿਂ ਪਰਸਪਰ ਲੋਕ” ਲੁਗਾਈ”। (ਆਪੋ ਵਿਚ। ?ਪੁਰਖ। `ਇਸਤ੍ਹੀ। 
“ਕਾਲੂ ਭਾਗ ਅਹੈਂ ਅਧਿਕਾਈ'। 'ਵੱਡੇ। 

ਜਿਸੁ ਅਵਾਸ' ਸੁਤ” ਅਸ” ਉਪਜਯੋ। __ 'ਘਰ। 'ਪੁਤੁ। 'ਐਸਾ। 
ਸਭਿ ਬਿਧਿ ਸੋ ਨਿਹਾਲ ਭਵ” ਭਯੋਂ ` 'ਜਗਤ ਵਿਖੇ। 
॥੧੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦੋਹਰਾ: 

ਸਭਿਹਿ ਸੁਭਾਵਕ ਪਰੋਮ ਮਨ, 
ਕਰਹਹਿ' ਬਦਨ! ਨਿਹਾਰਿ”। 

ਜੈਸੇ ਜਾਤ ਸਮੁੰਦੂ ਮਹਿਂ, 

ਸਭਿ ਸਰਿਤਾ ਕੋ ਬਾਰਿ! ॥੧੮॥ 
ਚੌਪਈ: 

ਚਖ! ਚਕੋਰ ਲੋਕਨ ਕੇ ਬ੍ਰਿੰਦਾ?। 
ਚੰਦੂ ਬਦਨ ਦ੍ਰਿਸ਼'' ਆਨੰਦ ਕੰਦਾ। 


ਸੁੰਦਰ ਰੂਪ ਹੇਰਿ' ਰਵਿ” ਨਯਾਈ'। 
ਜਨੁ _ਅਰਬਿੰਦ ਬਦਨ! _ਬਿਗਸਾਈ 
॥੧੯॥ 

ਘੰਟਕ' ਜਿਉ ਸੁਨਿ ਕੈ ਬਰ ਬਾਨੀ। 


ਰਹੈ' ਠਾਂਢ! ਢਿਗ? ਮ੍ਰਿਗਿਹਿ ਸਮਾਨੀ। 
ਇਹ ਬਿਧਿ ਬਾਲਕ ਲੀਲਾ ਕਰਿਹੀਂ। 
ਧਯਾਨ ਜਿ ਧਰਹਿ' ਭਵੋਦਿਧਿ' ਤਰਿਹੀਂ 
॥੨੦॥ 

ਪਾਂਚ ਬਰਖ ਕੀ ਹੋਈ ਬੈਸਾ। 

ਕਰਨ ਲਗੇ ਕਾਰਜ ਪੁਨ ਐਸਾ। 

ਲੇਯ ਵਸਤੁ ਘਰ ਬਾਹਰ ਧਾਵਹਿਂ। 

ਜੋ ਲੇਵਹਿਂ ਸੋ ਜਾਇ ਗਵਾਵਹਿਂ 
॥੨੧॥ 

ਦੋਹਰਾ: 

ਭਾਂਜਨ! ਭੂਖਨ” ਬਸਨ' ਜੇ, 

ਨਿਜ! ਨਿਕੇਤ” ਤੇ ਲੇਯ। 

ਜਾਇ' ਨਿਰਸਤਹਿਂੰ” ਜਾਇ ਤਹਿ”, 
ਜਹਿਂ ਅਗਾਤ ਦੀਨੇਯਾ ॥੨੨॥ 


181 





'ਮੁਖ। “ਵੇਖਕੇ। 


ਨਦੀਆਂ ਦਾ ਜਲ। 
'ਅੱਖਾਂ। “ਸਾਰੇ ਲੋਕਾਂ ਦੇ। 


'ਮੁਖ ਚੰਦੂਮਾਂ ਦੇਖਦੇ ਹਨ। 'ਪਾਠਾਂਤੁ ਹੈ ਚੰਦੂ ਸੁ 
ਦਰਸ਼ਨ। 

'ਵੇਖਕੇ। “ਸੂਰਜ ਦੀ। 'ਤਰ੍ਹਾਂ। 

'ਮੁਖ (ਰੂਪੀ) ਕਵਲ। 


'ਘੰਡੇਹੇੜੇ ਦਾ ਨਾਦ ਜਿਸ ਤੇ ਹਰਨ ਮਸਤ ਹੁੰਦਾ 
ਹੈ। 
!ਖੜੇ ਰਹਿੰਦੇ ਹਨ। “ਕੋਲ। 


ਸੰਸਾਰ ਸਾਗਰ। 


'ਭਾਂਡੇ। “ਗ਼ਹਿਣੇ। “ਕਪੜੇ। 


!ਅਪਨੇ। ਘਰੋਂ'। 

'ਲੈਜਾ ਕੇ। “ਸਿੱਟਦੇ ਹਨ। “ਉਸ ਥਾਂਵੇਂ। 

ਜਿੱਥੇ ਕੁ ਅਤਿੱਥੀ ਤੇ ਗਰੀਬ ਹੋਣ। [ਸੰਸ. 
ਆਗਤ ਅਤਿੱਥੀ][(ਅ) ਜੇ ਪਾਠ “ਆਗਾਰ? ਹੋਵੇ 
ਤਾਂ-ਜਿਥੇ ਕੁ ਗਰੀਬਾਂ ਦੇ ਘਰ ਹੋਣ। [ਸੰਸ. 
ਆਗਾਰ ਘਰ][ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦਯਾ ਕਰਨ ਕੋ ਜਿਹ ਬਿਵਹਾਰ। 

ਇਕ ਬਾਸੁਰ ਇਕ ਭਾਂਜਨ' ਲੀਨਾ। 
ਰੰਕ ਪਿਖਯੋ ਇਕ ਤਹਿ ਸੁਟ ਦੀਨਾ 
॥੨੩॥ 

ਮੁਰਿ ਕਰਿ ਨਿਜ ਘਰ ਆਏ ਜਬਿਹੀ। 
ਜਨਨੀ ਹੇਰੇ ਰੋਸੀ ਤਬ ਹੀ। 

ਬੂਝਨ ਲਗੀ “ਕਹਾਂ ਤੈ ਗੇਰਾ? 

ਅਬ ਥੋਂ ਕਰ ਮਹਿ, ਭਈ ਨ ਦੇਰਾ` 
॥੨੪॥ 

ਮੁਖ ਤੇ ਕਹੈਂ ਨ ਉਤਰ ਕੋਊ। 

ਭਏ ਤੂਸ਼ਨੀ! ਗਤਿਦਾ ਜੋਊ?॥ 

ਕਰ ਮਹਿ ਲੇ ਲਕਰੀ' ਤਬ ਮਾਤਾ। 
ਡਰਪਾਵਨ ਲਾਗੀ ਨਿਜ ਤਾਤਾ! ॥ ੨੫॥ 


ਦੋਹਰਾ: 
ਮ੍ਰਿਗ ਅਰਭਕ ਸੇ' ਚਕਿਤ ਚਖੁ”, 
ਕਰੇ ਨੀਚ ਡਰਿ ਮਾਤ। 


ਸਜਲ ਭਏ! ਝਖ ਦੋ? ਮਨੋ”, 
ਛੋਰਤਿ ਸਰਿਤਾ! ਗਾਤ” ॥੨੬॥ 


ਚੌਪਈ: 

ਲਾਲੂ ਪਿਤ ਬੰਧੁ! ਤਬ ਆਯੋ ॥ 
ਕਰੁਨਾ ਰਸ ਮਹਿ ਹੋ ਛੁਟਕਾਯੋ!। 

ਰਿਸ ਕੀਨੇ ਕਹਿਹੀ ਪੁਨ ਵਾਕੂ'। 

“ਬਹੁ _ਔਗੁਨ ਕੀਨੇ _ਇਨ ਪ੍ਰਾਕੂ' 
॥੨੭॥ 

ਲੇਯ ਸਦਨ ਤੇ ਵਸਤੁ ਜੁ ਹੇਰਹਿਂ। 
ਬਹੁਰ ਨ ਆਨਹਿ ਬਾਹਰ ਗੇਰਹਿ। 
ਨਿਠੁਰ' ਨਿਡਰ ਸੁ ਢੀਠ ਇਸ ਜੈਸਾ। 
ਅਬ ਲੌ ਹੋਂ ਨ ਨਿਹਾਰਯੋ ਐਸਾ 
॥੨੮॥ 

ਪੂਰਬ ਇਨ ਬਹੁ ਵਸਤੁ ਗਵਾਈ। 


182 





।ਭਾਂਡਾ। 


'ਚੁੱਪ। “ਜੋ ਮੁਕਤੀ ਦਾਤਾ ਹਨ। 

'ਸੋਟੀ। 

/ਆਪਣੇ ਪੁੱਤ ਨੂੰ। 

!ਹਰਨ ਦੇ ਬੱਚੇ ਵਰਗੀਆਂ। “ਹੈਰਾਨ ਅੱਖਾਂ। 


ਨੀਵੀਆਂ ਕਰ ਲਈਆਂ। 

'ਜਲ ਨਾਲ ਭਰ ਗਏ। “ਦੋ ਮੱਛ। “ਮਾਨੋ'। 
ਨਦੀ। “ਸ਼ਰੀਰ। (ਦੋਵੇਂ ਨੈਣ) ਜਲ ਨਾਲ ਭਰ ਕੇ 
(ਵਹਿ ਟੁਰੇ, ਮਾਨੋ) ਦੋ ਮੱਛਾਂ ਦੇ ਸਰੀਰਾਂ ਨੇ 
ਨਦੀਆਂ ਵਹਾ ਦਿੱਤੀਆਂ। 

'ਚਾਚਾ। 


ਕਿਰਪਾ ਵਿਚ ਆ ਕੇ ਛੁਡਾਯਾ। 
'ਬਚਨ-ਮਾਂ ਕਹਿੰਦੀ ਹੈ। 
/ਪਹਿਲੇ। 

'ਵੇਖੇ। 


।ਕਠੋਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 183 


ਹੋਂ ਕਹਿ ਰਹੀ ਸਮਝ ਨਹਿਂ ਆਈ। 
ਸਾਸਨ' ਯੋਗ?, ਅਬਹਿ ਤੁਝ ਛੋਰਾ। 
ਐਸਾ ਕਾਜ ਨ ਕਰਿ ਪੁਨ ਔਰਾ? 
॥੨੯॥ 





ਦੋਹਰਾ: 

ਜਨਨੀ ਯੌ ਸਮਝਾਇ ਕੈ, 

ਉਰ ਭਰਿ ਆਯੋ ਨੇਹੁ”। ਮੋਹ। 

ਕਰ ਗਹਿ ਅੰਕ! ਬਿਠਾਇਓ, ਗੋਦੀ। 

ਨਿਜ ਸੁਤ ਕਰੁਨਾਗੇਹੁ' ॥੩੦॥ 'ਕਿਰਪਾ ਦੇ ਘਰ ਨੂੰ। 
ਚੌਪਈ: ਪੂੰਝਦੀ ਹੈ ਅੱਖਾਂ। ਪਵਿੱਤਰ ਮੁਖ ਦੀ ਕ੍ਰਾਂਤ। 
ਪੌਛਤਿ ਈਛਨ' ਸੂਛਾਂਨਨ ਛਬਿ”। 

ਛਕੀ' ਮੋਹ ਮੈ ਪਿਖਿ ਜਨਨੀ? ਤਬ। 'ਮਗਨ ਹੋ ਗਈ। 'ਆਾਤਾ। 
ਪਸਚਾਤਾਪ' ਕਰਤਿ ਚਿਤ ਮਾਂਹੀ। /ਪਛੋਤਾਵਾ। 

-ਹਮਰੇ ਸਦਨ ਏਕ ਸੁਤ ਆਹੀ 

॥੨੧॥ 

ਬਾਲ ਬੈਸ ਇਹ ਆਪਨ! ਪਰ ਕੋ”। 


ਹਾਨ ਲਾਭ ਨਹਿ ਜਾਨਹਿ ਘਰ ਕੋ। 
ਵਡੋ ਹੋਇ ਸਮਝਹਿ ਸਭਿ ਰੀਤੀ। 
ਅਬ _ਡਰਪਾਵਨ ਕੀ ਨਹਿ ਨੀਤੀ- 


॥੩੨॥ 

ਉਰ ਵਿਚਾਰ ਕਰਿ ਇਹ ਬਿਧਿ ਮਾਤਾ। 
ਤਜਜਯੋ ਅੰਕ ਤੇ ਹਿਤ ਕਰਿ ਤਾਤਾ'। 
ਖੇਲਨ ਲਗੇ ਬਾਲਿਕਨ ਮਾਂਹੀ। 

ਜਿਹਕੇ _ਦਰਸ਼ਨ ਦੋਖ ਨ ਸਾਹੀਂ 
॥੩੩॥ 

ਦੋਹਰਾ: 

ਕਾਲੂ ਲੌਛਨ ਦੇਖਿ ਅਸਿ, ਦੈਵਗ' ਵਾਕ 
ਸੰਭਾਰ। 

ਗਿਨਤ ਗਟੀ' ਉਰ ਅਟਪਟੀ”, ਤਿਹ ਕੇ “ਗਿਣਤੀਆਂ ਗਿਣਦਾ। “ਉਲਟੀ ਪੁਲਟੀ। 'ਘਰ। 
ਗਯੋ ਅਗਾਰ” ॥੩੪॥ 

ਚੌਪਈ: 

ਦਿਜ ਕੋ ਦੇਖਿ ਬਦਨ ਤੇ ਬੋਲਯੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 184 





“ਭਲੋ ਆਪ ਨੈ ਜੋਤਿਸ਼ ਟੋਲਯੋ। 

ਤੁਮਰੋ ਕਹਯੋ ਨ ਫੁਰ ਭਾ ਏਕੂ। 

ਬਰਨਨ ਕੀਨੇ ਗੁਨ ਜੁ ਅਨੇਕੂ ॥ ੩੫॥ 

ਤਿਹ ਕੇ ਲੌਛਨ ਤੇ ਮੈ ਜਾਨੀ। 

ਧਨ ਹਾਨੀ ਹੁਇ, ਮਨ ਅਨੁਮਾਨੀ'। 

ਭਲੋ ਛਤਰ ਮੁਝ ਧਾਮ ਫਿਰਾਯੋ। 

ਅਗਲੀ ਦੀਨੀ ਵਸਤੁ ਗਵਾਯੋ ॥੩੬॥ 

ਜੋ ਲੇਵਹਿ ਸੋ ਜਾਇ ਗਵਾਵਹਿ। 

ਬੂਝਹਿਂ ਜੇ!, ਨਹਿ ਕਛੂ ਬਤਾਵਹਿ। 'ਜੇ ਪੁੱਛੀਏ। 


ਗਨਨਾ ਗਿਨੀ ਗੁਨੀ', ਨਿਰਗੁਨੀ?। /ਗਿਣਤੀ (ਜੋ) ਗਿਣੀ ਹੈ ਗੁਣਾਂ ਵਾਲੀ, ਅਥਵਾ 
ਹ ਰਹ ਵਿਚਾਰਕੇ। “ਉਹ) ਗੁਣ ਰਹਿਤ ਹੋਈ ਹੈ। 


ਤੁਮ ਗੁਨਵਾਨ, _ਭਨੀ _ ਅਨਬਨੀ! 'ਉਲਟੀ। 
॥੩੭॥ 

ਦਹਰਾ : 'ਅਥਵਾ। 
ਮਨ ਹਰਖਾਵਨ ਕੇ ਨਮਿਤ, ਮੁਝ ਸੋ 

ਕਿਧੋ? ਸੁਨਾਇ। 

ਗਨਨਾ ਕਰਤੇ ਚੁਕ ਗਏ, ਕਿਧੋ' ਨ 

ਜਾਨਯੋ ਜਾਇ” ॥੩੮॥ 

ਚੌਪਈ: 

ਸੁਨਿ ਕਰਿ ਦਿਜਬਰ ਕਾਲੂ ਬਾਨੀ। 

ਹੁਤੀ ਅਸ਼ਰਧਾ ਮਹਿ ਲਪਟਾਨੀ। 

ਤਿਸੁ ਉਰ ਸ਼ਰਧਾ ਦੇਵਨ ਹੇਤੂ। 

ਬੋਲਯੋ ਬਚਨ ਬਿੱਪ੍ਹ ਕੁਲਕੇਤੂ ॥ ੩੯ ॥ 

“ਇਕ ਲੌਛਨ ਮੈ ਤਬ ਹੀ ਹੇਰਾ”। 'ਵੇਖਿਆ ਸੀ। 
ਕਹਯੋ ਨ ਸੋ ਪਿਖਿ ਆਨੰਦ ਤੇਰਾ। 

ਪ੍ਰਗਟ ਭਯੋ, ਮੈ ਸੋ ਅਬ ਜਾਨ੍ਯੋ। 

ਜੋ ਤੋ ਸੋ ਨਹਿ ਤਬਹਿ ਬਖਾਨ੍ਯੋ 

॥੪੦॥ 

ਬਾਲਿਕ ਕੇ ਸਨਬੰਧੀ ਜੇਤੇ। 

ਮਹਿਮਾ ਲਖਿ ਨ ਸਕਹਿੰਗੇ ਤੇਤੇ। 

ਅਵਰ ਅਨੇਕ ਮਨੁਜ ਵਰੁਸਾਵਹਿ”। 'ਲਾਭ ਉਠਾਉਣਗੇ। 
ਕੋਇਕ ਸਨਬੰਧੀ ਸੁਖ ਪਾਵਹਿ ॥੪੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹੋਇ ਤਰੁਨ' ਜਬ ਵਧਹਿ ਪੁਤਾਪਾ। 
ਜਿਉ ਬਾਵਨ ਤ੍ਰੈ ਲੋਕਨ ਮਾਪਾ”। 


ਪੀਰ ਮੀਰ ਮਾਨਹਿੰਗੇ ਆਨਾ। 

ਜਿਉ” _ਗੋਕਲ _ ਮਥੁਰਾ _ਭਗਵਾਨਾ” 
॥੪੨॥ 
ਰਾਮਚੰਦ ਸੇ ਗੁਨ ਇਨ ਮਾਹੀ। 

ਕ੍ਰਿੱਧ' ਹੋਹਿਂ ਤਬ ਲਿਹੁ ਪਤਿਆਹੀ। 
ਹੋਇ ਅਚਾਰਜ ਬਯਾਸ ਸਮਾਨੇ'। 


ਮਾਨਵ ਧੰਨ, ਜਿ ਮਨ ਕਰਿ ਮਾਨੇ” 
॥੪੨॥ 

ਦੋਹਰਾ: 

ਸੁਤ ਪਰ ਸ਼ਰਧਾ ਉਰ ਕਰਹੁ 

ਦਰਬ ਪ੍ਰੀਤਿ! ਹਰਿ? ਕੂਰਾ। 

ਪਰਮ ਰੂਪ ਪਰਮਾਤਮਾ 


ਚਿਦੰ! ਚਰਾਚਰ? ਮੂਰ”" ॥੪੪॥ 


ਚੌਪਈ: 

ਹਿਤ ਪੁਦ! ਬਿੱਪੁਹਿ ਕੀ ਬਰਬਾਨੀ”। 
ਮੁਖ ਬਲ! ਅਸੁ? ਕਵਿਕਾ” ਜਿਵ“ 
ਮਾਨੀ। 
ਅਰਣਵ!' ਅਮੀ? ਕੀਰਤੀ ਦਯਾਲਾ। 
ਦਿਜ ਕੀ ਉਕਤਿ ਸੁ ਮੁਕਤਨ? ਮਾਲਾ 
॥੪੫॥ 

ਸਾਕ! ਬਣਕ? ਜਿਉ ਕੀਮਤਿ ਤਾਂਹੀ”। 


ਨਹਿੰ ਜਾਨੀ ਕਾਲੂ ਮਨ ਮਾਂਹੀ। 

ਨਿਜ ਨਿਕੇਤ ਕੋ ਪੁਨ ਚਲਿ ਆਯੋ। 
ਜਗਤ ਕਾਜ _ ਹਿਰਦਾ _ਬਿਰਮਾਯੋ! 
॥੪੬॥ 

ਬਹੁਰੋ ਅਸਤ! ਅਹਿਰਪਤਿ?” ਭਯੋ। 


185 





'ਜਵਾਨ। 
ਜਿਵੇਂ ਬਾਵਨ ਨੇ ਤਿੰਨਾਂ ਲੋਕਾਂ ਨੂੰ ਮਿਣਿਆ ਸੀ 
(ਇਹ ਵੀ ਜਗਤ ਵਿਚ ਫਿਰੇਗਾ)। 


ਕ੍ਰਿਸ਼ਨ ਜੀ। 
'ਵਡੇ। 
ਪੰਡਤ ਜੀ ਆਪਣੇ ਵਡੇਰਿਆਂ ਨਾਲ ਉਪਮਾਂ ਦੇ 


ਰਹੇ ਹਨ, ਜੋ ਉਨ੍ਹਾਂ ਦੇ ਵਿਚਾਰ ਵਿਚ ਸਭਿ ਤੋ 
ਉੱਚੀ ਵਡਯਾਈ ਹੈ। 


'ਧਨ ਦੀ ਪ੍ਰੀਤ। 'ਛੱਡ। “ਜੋ ਕੂੜੀ ਹੈ। 


'ਚੇਤਨ। “ਜੜ ਜੰਗਮ ਦਾ। ਮੁੱਢ (ਹਨ ਗੁਰੂ 
ਨਾਨਕ ਜੀ)। 
'ਹਿਤ ਦੇਣ ਵਾਲੀ। “ਸ੍ਰੇਸ਼ਟ ਬਾਣੀ 


'ਮੁਹਤਾਣੇ। “ਘੋੜੇ ਦੀ। -ਲਗਾਮ। “ਵਾਂਭ। 


'ਸਮੁੰਦਰ। 'ਅੰਮੂਤ ਦੇ (ਵਰਗੀ)। 
'ਬਾਤ ਚੀਤ। “ਮੋਤੀਆਂ ਦੀ। 


'ਸਾਗ। ਵੇਚਣ ਵਾਲਾ। `ਤਿਨ੍ਹਾਂ (ਮੋਤੀਆਂ ਦੀ 
ਮਾਲਾ ਦੀ ਕੀਮਤ ਨਹੀਂ ਜਾਣਦਾ) ਤਿਵੇ'। 


!ਪਰਚ ਗਿਆ। 


'ਛਿਪਿਆ। “ਦਿਨ ਦਾ ਪਤੀ, ਸੂਰਜ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭਈ ਬਿਭਾਵਰ! ਗੁਰੁ ਗ੍ਰਿਹ ਅਯੋ। 
ਹੇਰਤਿ ਮਾਤ ਰੂਪ ਬਲਿ' ਜਾਵਹਿ। 
ਪਾਨ! ਆਪਨੇ ਭੋਜ ਖੁਵਾਵਹਿ ॥੪੭॥ 
ਦਹਰਾ ? 

ਪੈ! ਪਿਆਇ ਪੁਨ ਮਾਤ ਲੇ 

ਸੂਤੀ ਸੁਨ! ਪਰਯੰਕਾ”। 

ਪਲਕ! ਜੁਟੀ? ਸੁੰਦਰ ਬਦਨ 
ਸਦਨਹਿਲਾਦ' ਮਯੰਕ” ॥ ੪੮॥ 
ਚੌਪਈ: 

ਸਵਾ ਜਾਮ! ਜਬ ਰਹੀ ਤ੍ਰਿਜਾਮਾ”। 
ਜਨਨੀ! ਸੁਪਨਾ ਪਿਖ? ਅਭਿਰਾਮਾ। 
ਸੁੱਦਰ ਦੁਤਿ' ਬ੍ਰਿੰਦਾਰਕ” ਬ੍ਰਿੰਦਾ। 


ਮਿਲ ਕਰਿ ਆਏ ਕਰਤਿ ਅਨੰਦਾ 


॥੪੯॥ 
ਮੰਜਲ' ਕੁਸਮਾਂਜੁਲ” ਮਲਿਯਾਗਰ”। 
ਕਰ! ਕਪੂਰ ਬਰ ਗੰਧਿ ਉਜਾਗਰਾਂ। 


ਦੇਖਾ ਏਕ ਸਿੰਘਾਸਨ ਸੁੰਦਰ। 


ਸੂਚੇ _ਮਾਣਿਕ _ਗਚ _ਰੁਚਿਰੰਦਰ 


॥੫੦॥ 

ਤਾਂ ਪਰ ਹੇਰਾ ਨਿਜ ਸੁਤ ਬੈਸਾ। 
ਸ਼ੋਭਾ ਕੋਟ ਕਾਮ ਨਹਿ ਤੈਸਾ। 
ਨਿਰਜੁਰ' ਜਜਹਿੰ” ਅੰਜੁਲੀ” ਜੋਰੀ। 


ਭਨਤਿ ਬਿਨੈ, ਮਨ ਪ੍ਰੀਤ ਨ ਥੋਰੀ 


॥੫੧॥ 


ਦਹਰਾ : 

ਉਸਤਤਿ ਉਕਤਹਿ” ਅਨਿਕ ਬਿਧਿ, 
“ਜੈ ਜੈ” ਬਚਨ ਉਚਾਰਿ। 
“ਪਾਵਨ ਪਰਮ ਪੁਰਾਤਨ, ਪੁਰਖ ਨ 
ਪਾਰਾਵਾਰ! ॥੫੨॥ 

ਚੌਪਈ: 

ਧਰ! ਅਲੋਬ£ ਕੇ ਦੇਵਨ ਹੇਤੂ”। 





'ਸੰਧਯਾ। “ਘਰ। 

'ਬਲਿਹਾਰ। 

ਹੱਥੀਂ। 

'ਦੁੱਧ। 

'ਸੁਹਣੇ। “ਪਲੰਘ ਪਰ। 

'ਅੱਖਾਂ ਦੀਆਂ) ਪਲਕਾਂ। “ਜੁੜੀਆਂ। 
'ਆਨੰਦ ਦਾ ਘਰ। “ਚੰਦੂਮਾ। 


'ਸਵਾ ਪਹਿਰ। “ਰਾਤ੍ਹੀ। 


ਮਾਤਾ ਨੇ। ?ਡਿੱਠਾ। “ਸੁੰਦਰ। 
'ਸੋਭਾ ਵਾਲੇ। “ਦੇਵਤੇ। “ਬਹੁਤਸਾਰੇ। 


!ਉੱਜਲ। “ਫੁੱਲਾਂ ਦੇ ਬੁੱਕ। “ਚੰਦਨ 
'ਹੱਥ _(ਵਿਚ)। “ਚੰਗੀ ਖੁਸ਼ਬੋ। 
(ਦੇਵਤਿਆਂ ਨੇ ਛਿੜਕਾਏ)। 


ਸੁੱਚੇ ਤੇ ਸੁਹਣੇ ਮਾਣਿਕ ਅੰਦਰ ਜੜੇ ਹਨ। 


'ਦੇਵਤੇ। “ਪੂਜਦੇ ਹਨ। “ਹੱਥ ਜੋੜਕੇ। 


/ਧਰਤੀ ਨੂੰ। “ਆਸਰਾ। “ਦੇਣ ਲਈ। 


186 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 187 


ਪ੍ਰਗਟੇ ਸ਼੍ਰੀ ਬੇਦੀ ਕੁਲਕੇਤੂ ! 

ਭਗਤਿ ਜਗਤ ਮਧ ਬਿਦਤ! ਕਰਨ ਕੋ। _ 'ਪੁਗਟ। 

ਕਲਮਲ! ਦੁਸ਼ਟਨ ਦੰਭ” ਦਰਨ” ਕੋ 'ਪਾਪ। “ਪਖੰਡ। “ਨਾਸ਼ ਕਰਨ। 
॥੫੩॥ 

ਚੌਪਈ: /ਰਾਹ। 

ਕਲਿ ਮਹਿੰ ਪਾਵਨ ਪੰਥ! ਨਰਨ ਕੋ। 

ਪੁਦ' ਸਤਿਸੰਗਤ ਜਗਤ ਤਰਨ ਕੋ। ਦੇਣ ਲਈ। 

ਨਾਮ ਜਪਾਵਨ ਧਯਾਨ ਚਰਨ ਕੋ। 

ਭਗਤਨ ਦੁਖ ਹਾ! ਜਨਮ ਮਰਨ ਕੋ. 'ਨਾਸ਼ ਕਰਨ। 

॥੫੪॥ 

ਦੇਨਿ ਆਸਰਾ ਏਕ ਸ਼ਰਨ ਕੋ। 

ਕੁਮਤਿ ਕੁਚਾਲ ਕੁਕਰਮ ਹਰਨ ਕੋ। 

ਪੀਰ ਮੀਰ ਸਿਧ ਦਰਪ! ਛਰਨ ਕੋ?। ਹੌਕਾਰ। “ਛੜਨ, ਦੂਰ ਕਰਨ ਨੂੰ। 
ਵਾਹਿਗੁਰੂ ਦੇ _ਜਾਪ _ਰਰਨ!£ ਕੋ” 'ਜਪਾਵਣ ਨੂੰ। 

॥੫੫॥ 

ਦੋਹਰਾ: ਦੇਵਤੇ। ਮੁਖੋਂ। ਆਖਕੇ। 
ਇਹ ਬਿਧਿ ਬਿਬੁਧ' ਸੁ ਬਦਨ? ਬਦ” 

ਪਦ ਅਰਬਿੰਦ ਮਨਾਇ। 

ਗਏ ਆਪਨੇ ਲੋਕ ਕੋ ਜਹਿਂ ਜਹਿੰ ਤੇ ਜੋ 

ਆਇ ॥੫੬॥ 

ਚੌਪਈ: 

ਅਚਰਜ ਭਈ ਹੇਰਿ ਕਰਿ ਮਾਤਾ। 

ਜਾਨੀ ਪੰਰੈ ਨ ਗਤਿ' ਨਿਜ? ਤਾਤਾ”। 'ਗਤੀ, ਹਾਲਤ। “ਆਪਣੇਂ। 'ਪੁੱਤੂ ਦੀ। 
ਭਯੋ ਰਿਦੇ ਮਹਿ ਸੰਭੁਮ' ਜਾਗੀ। /ਸੰਸਾ। 

ਸੁਤ ਅਵੈਵ' ਸਭਿ ਦੇਖਨਿ ਲਾਗੀ 'ਪੁੱਤੁ ਦੇ ਅੰਗ। 
॥੫੭॥ 

ਚੰਦਨ ਸੋ ਚਰਚਤਿ' ਹੈ” ਸਾਰੇ। /ਛਿੜਕੇ ਹੋਏ। 

ਬਹੁ ਸੁਗੰਧਿ ਸੋ' ਜਜੇ! ਨਿਹਾਰੇ?। /ਪੂਜੇ ਹੋਏ। 'ਵੇਖੇ। 
ਸੰਭੁਮਾ ਮਨ, ਨਹਿ ਥਿਰਤਾ ਹੋਈ। 'ਸੰਸੇ ਵਾਲਾ। 

ਕਿਧੌਂ' ਸਾਚਿ ਕੈ ਸੁਪਨਾ ਸੋਈ ॥੫੮॥ 

ਰਿਦੈ ਵਿਚਾਰਤਿ ਆਰਤ' ਮਾਤਾ। /ਘਬਰਾਈ। 

ਨਿਰਨੈ ਹੋਇ ਨ ਏਕੈ ਬਾਤਾ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 








ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 188 


ਸੁਤ ਕੀ ਮਹਿੰਮਾ ਮਨ ਮਹਿਂ ਮਾਨੀ। 

-ਇਹ ਅਵਤਾਰ ਸੱਤਿ ਚਿਤ ਜਾਨੀ 

॥੫੯॥ 

ਦਹਰਾ : 

ਜਿਸਕੇ ਪਦ ਅਰਬਿੰਦ ਕੋ, ਦਿੱਬ! ਰੂਪ 

ਬਹੁ ਆਇ। 

ਕਰੀ ਆਪਚਿਤ' ਪ੍ਰੀਤ ਸੋਂ, ਬਾਰਬਾਰ? 'ਪੂਜਾ। _[ਸੰਸ. _ਅਪਚਿਤ। _“ਘੜੀ _ਮੁੜੀ। 

ਸਿਰ ਨਾਇ” ॥੬੦॥ 'ਨਿਵਾਕੇ। 

ਚੌਪਈ: 1 “ਵੇਖੇ ਸੀ। “ਸੁਫ਼ਨੇ ਵਾਂਗੂੰ। 

ਹੋਂ” ਹੇਰੇ2 ਸੁਪਨੇ ਕੀ ਨਜਾਈਂ”। 

ਅਬਲੌ ਚਰਚਜਯੋ ਬਿਦਤ' ਦਿਸਾਈ-। __ 'ਪੁਤੱਖ। 

ਚਿਤ ਵਿਚਾਰ ਕਰਤਯੋ' ਪਰਭਾੜੂ। 

ਚਢਯੋ ਸੁ ਮਾਰਤੰਡ! ਬਖਯਾਤੂ? ॥੬੧॥ _'ਸੂਰਜ। 'ਪੁਗਟ। 

ਜਾਨੀ ਨਾਨਕ ਜੀ ਮਨ ਮਾਤਾ। 

ਤਾਨ ਦਈ ਤਬ ਮੋਹ ਕਨਾਤਾ। 

ਜਾਗੇ ਪੁਨ ਕਰਿਕੈ ਮੁਖ ਰੂਖਾ। 

ਕਹੈਂ “ਮਾਤ! ਦੇ ਭੋਜਨ, _ਭੂਖਾ” 

॥੬੨॥ 

ਨਿਸ ਕੀ ਭੂਲੀ ਸਕਲ ਵਿਚਾਰਾ। 

ਲਖੀ ਰਿਦੇ -ਸੁਤ ਮੈ! ਭੁਖਯਾਰਾ?-। __'ਮੇਰਾ। “ਭੁੱਖਾ ਹੈ। 

ਦਧਿ' ਸੋਂ ਅਸਨ? ਦੀਨ ਹਿਤ ਖਾਨੇ। 'ਦਹੀਂ। “ਭੋਜਨ। 

ਜਿਉ” ਆਗੈ ਜਾਨੈ ਤਿਉ ਜਾਨੇ! 'ਜਾਣਨ ਲਗੀ। 

॥੬੩॥ 

ਦੋਹਰਾ: 'ਘ੍ਰੋਂ। “ਛਕਕੇ। 

ਅਸਨ ਸਦਨ ਤੇ! ਅਚਵ ਕੈ”, 

ਮਿਲੇ ਬਾਲ ਜਹਿੰ ਜਾਲਾਂ। ਬਹੁਤ ਸਾਰੇ। 

ਪਦ ਨੂਪਰ ਕਟ ਕਿੰਕਨੀ, 

ਹੋਵਤਿ ਸ਼ਬਦ ਬਿਸਾਲ ॥੬੪॥ 

ਚੌਪਈ: 

ਬਿਚਰਹਿਂ ਖੇਲਨ ਮਹਿ ਅਨੁਰਾਗੇ। 

ਭਾਗੇ ਭਾਗਹਿਂ ਬਾਲ ਸਭਾਗੇ”। 'ਜੇ ਗੁਰੂ ਜੀ ਭੱਜਣ ਤਾਂ ਭਾਗਾਂ ਵਾਲੇ ਬਾਲ ਵੀ 
ਭੱਜਦੇ ਹਨ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਥਿਰ ਹੋਵਤਿ, ਥਿਤ ਹੋਵਹਿ ਸਾਰੇ। 
॥੬੫॥ 

ਨਾਨਕ ਆਨਨ!' ਭਨਹਿ' ਕਹਾਨੀ। 
ਭਗਤਿ ਬਿਰਾਗ ਵਿਖੈ ਜੋ ਸਾਨੀ'। 
ਸ਼ੁਵਣ' ਮਨਨ” ਕਰਿਹਹਿਂ ਨਿੰਧਯਾਸਾ”। 
ਪੁਨ ਸੁਨਨੇ ਕੀ ਵਧਹਿ ਪਿਆਸਾ 
॥੬੬॥ 

ਗਿਰਾ' ਸੁਗੱੰਧਿ ਬਦਨ ਅਰਬਿੰਦਾ। 
ਜੁਗਤਿ ਯੁਕਤਿ? ਸੁੱਦਰ ਮਕਰੰਦਾ”। 
ਬਾਲ ਸ੍ਰਿੰਦ' ਸਮਭਏ ਮਲਿੰਦਾ”। 
ਸ਼ੁਵਨ! ੫2 ਕਰਹਿ”, ਅਗਾਤ ਅਨੰਦਾ" 
॥੬੭॥ 

ਦਹਚਾ 

ਆਵਤਿ ਜਾਵਤਿ ਮਨੁਜ ਕੋ”, 

ਸੁਨਤਿ ਠਾਢ! ਹੁਇ ਜਾਇ। 

ਪੰਡਤ ਸੇ ਮਧੁਰੇ' ਲਗਹਿਂ, 
ਕੀਰਤਿ ਬਦਨ ਅਲਾਇ' ॥੬੮॥ 
ਚੌਪਈ: 

“ਇਹ ਬਾਲਿਕ ਕੈਸੇ ਬਚ ਬੋਲਹਿ। 
ਬਾਲ ਬੈਸ ਹੈ ਬੋਲ ਅਮੋਲਹਿ। ? 

ਚੰਦ ਬਦਨ! ਤੇ ਸੁਧਾ” ਸਮਾਨੀ। 

ਸ਼ੂਤ ਦਰ ਪਾਨਦ' _ਬੋਲਤਿ _ਬਾਨੀ 
॥੬੯॥ 

ਲਗੀ ਸਿਸੁਨ ਕੀ! ਪੁੀਤਿ ਘਨੇਰੀ। 
ਸੰਗ ਨ ਤਜਹਿਂ' ਰਹਹਿਂ ਮੁਖ ਹੇਰੀ'। 
ਸਦਨ ਆਇ ਜਬ ਦੀਨਾ ਨਾਬੂ। 
॥੭੦॥ 

ਬਾਹਰ ਚਲਤਜਯੋ' ਸੰਗ ਸਿਧਾਰਹਿਂ। 
ਇਸ _ ਬਿਧਿ _ਨਿਤਪੂਤਿ _ ਸੁਖਦ 
ਬਿਹਾਰਹਿ”। 


189 





'ਮੁਖੋਂ] 
'ਮਿਲੀ ਹੋਈ। 
'ਸੁਣਨ। “ਵਿਚਾਰਨ। “ਧਾਰਨ ਕਰਦੇ ਹਨ। 


'ਬਾਣੀ। 

'ਜੁਗਤੀਆਂ ਦੇ। “ਸਹਿਤ। '“ਸੁਹਣਾਂ ਰਸ। 

'ਸਾਰੇ ਬਾਲ। “ਭੌਰੇ ਵਤ ਹੋਏ। 

'ਕੰਨਾਂ ਨਾਲ। “ਪੀਵਣਾਂ। “ਕਰਦੇ ਹਨ। “ਪ੍ਰਾਪਤ 
ਹੁੰਦਾ ਹੈ ਅਨੰਦ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 190 





ਸੂੱਛ! ਬੱਛ”' ਛੇਮੋਚਿਤ” ਬਾਲਾ”। 'ਪਵਿੱਤੂ। ਨ ਵਾਲੇ। ਮੁਕਤੀ _ਲਾਇਕ। 
“ਬਾਲਕੇ। 
ਕਰੇ _ਕਿਤੇ ਜੋ, ਦੀਨ _ਦਯਾਲਾ' 'ਭਾਵ ਦੀਨ ਦਿਆਲ ਸਤਿਗੁਰ ਨੇ ਕਈ ਬਾਲਕੇ 


॥੭੧॥ 


ਮਕਤੀ ਦੇ ਲਾਇਕ ਕਰ ਦਿੱਤੇ। 

ਦੋਹਰਾ: /ਅਲੈਕਾਰਾਂ ਸਹਿਤ। 'ਪਾਠਾਂਤ੍ਹ ਹੈ-ਸਹਿ ਅਲੰਕਾਰ 
ਲੀਲਾ ਬਾਲਿਕ ਖੇਲ ਕੀ, ਸਲੈਕਾਰ! ਬਿਲਾਸ। 

ਸਬਿਲਾਸਾ'ਂ ॥ 

ਜੋ ਸਿਖ ਧਰਿਹੀ ਧਯਾਨ ਕੋ, ਦੇ” 'ਸਾਰੇ ਸੁਖ। (ਅ) ਸੁਖਾਂ ਦੀ ਰਾਸ। 


ਸਤਿਗੁਰੁ ਸੁਖ ਰਾਸ ॥ ੭੨॥ 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ “ਬਾਲਕ ਲੀਲਾ” ਬਰਨਨੰ ਨਾਮ ਪੰਚਮੋ 
ਅਧਯਾਯ ॥੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 191 


੬. [ਗੋਪਾਲ ਪਾਂਧੇ ਪੁਤਿ ਉਪਦੇਸ਼] 





(ਪਾਂਧੇ ਪਾਸ ਜਾਣ ਦਾ ਦ੍ਰਿਸ਼ ॥੫॥ 

(ਗੋਪਾਲ ਪਾਂਧੇ ਪੁਤਿ ਉਪਦੇਸ਼) ॥ ੧੨..॥ 

ਸੈਯਾ: 

ਸੁੰਦਰ ਸ਼ੀ ਅਰਬਿੰਦ ਬਨੀ, ਗੁਰੁ ਕੀਰਤਿ ਆਨੰਦ ਬ੍ਰਿੰਦ ਜਈ। 

ਅਰਬਿੰਦ=ਕਮਲ। ਬਨੀ=ਫਬ ਰਹੀ ਹੈ, ਬਨ ਬਨ ਪੈ ਰਹੀ ਹੈ, (ਅ) ਬਨੀ=ਬਗੀਚੀ, ਬਾਟਿਕਾ। 
ਅਰਬਿੰਦ ਬਨੀ=ਕਮਲਾਂ ਦੀ ਬਗੀਚੀ। ਆਨੰਦ ਬ੍ਰਿੰਦ ਜਈ=ਬਿੰਦ ਆਨੌਦ ਜਈ-ਬਹੁਤੇ ਆਨੰਦ 
ਉਤਪਤ ਕਰਨ ਵਾਲੀ ਹੈ। ਭਾਵ-ਜਿਸ ਨੂੰ ਦੇਖਿਆਂ ਦਿਲ ਖੁਸ਼ ਹੋਵੇ। 

ਮੰਜੁਲ ਰੂਪ ਮਰਾਲਨਿ ਉੱਜਲ, ਸਾਰਦ ਸ਼ੋਭਤਿ ਨਿੰਤ ਨਈ। 

ਮੰਜੁਲ=ਮਨ ਨੂੰ ਭਾਉਣ ਵਾਲਾ, ਪਸੰਦੀਦਾ, ਉੱਜਲ। ਮਰਾਲ=ਇਕ ਪ੍ਰਕਾਰ ਦੀ ਬੱਤਖ਼, (ਅ) 
ਹੰਸ।ਮਰਾਲ ਦਾ ਬਹੁ ਵਚਨ ਹੈ ਮਰਾਲਨ। ਪਰ ਮਰਾਲਨਿ ਦੇ ਨੰਨੇ ਨੂੰ ਸਿਆਰੀ ਹੋਣ ਕਰਕੇ ਪਦ 
“ਮਰਾਲਨਿ' ਦਾ ਅਰਥ ਹੰਸਨੀਆਂ ਬੀ ਕਰਦੇ ਹਨ। ਸਾਰਦ=ਸ਼ਾਰਦਾ, ਸਰਸੂਤੀ, ਵਿਦਯਾ ਦੀ ਦੇਵੀ, 
ਉਸ ਨੂੰ ਕਵੀਆਂ ਨੇ ਉੱਜਲ ਤੇ ਸ਼ੋਭਾ ਵਾਲੀ ਅਤਿ ਸੁੰਦਰ ਮੰਨਿਆ ਹੈ। 

ਜੇ ਗੁਨ ਗ੍ਰਾਹਿ ਗੁਨੀ ਅਲਿ ਕੰਦਲ, ਪ੍ਰੀਤਿ ਸੁਗੰਧਿ ਕੀ ਚੀਤ ਭਈ। 
ਅਲਿ=ਭੌਰੇ।ਕੰਦਲ=ਕੰਦਲ ਦਾ ਅਰਥ-ਸਮੂਹ ਕਰਦੇ ਹਨ। ਪਰੰਤੂ ਕੰਦਲ ਨਾਮ ਹੈ ਸੋਨੇ ਦਾ, ਨਵੇ 
ਫੁੱਟੇ ਸ਼ਗੂਫੇ ਦਾ, ਜਿਸ ਨੂੰ ਫੁਲ ਪੈਣ। ਇਸ ਤੋਂ' ਕੰਦਲ ਦੀ ਮੁਰਾਦ ਬੀ ਪਿੱਛੇ ਕਹੀ ਉੱਜਲਤਾ, 
ਸੁੰਦਰਤਾ, ਸ਼ੋਭਾ ਵਾਂਬੂ ਖੇੜੇ ਯਾ ਬਿਕਾਸ ਤੋਂ' ਹੈ, ਤੇ ਵਿਸ਼ੇਸ਼ਣ ਹੈ ਗੁਣੀ ਜਨਾਂ ਦਾ ਜਿਨ੍ਹਾਂ ਦਾ ਦਿਲ ਯਾ 
ਮਸਤਕ ਖਿੜੇ ਹੋਏ ਹਨ। ਜੀੜੂੰ ਭੌਰਾ ਫੁੱਲਾਂ ਤੇ ਖੁਸ਼ ਤੇ ਖਿੜੇ ਦਿਲ ਗੁੰਜਾਰ ਕਰਦਾ ਫਿਰਦਾ ਹੈ। 


ਜਾਚਤਿ ਹੈਂ ਕਰ ਜੋਰਿ ਨਿਹੋਰਤਿ, ਮਾਨਸ ਮੇਰੇ ਮੋ' ਹੋਂ ਥਿਰਈ ॥੧॥ 
ਕਰ ਜੋਰਿ=ਹੱਥ ਜੋੜ ਕੇ। ਨਿਹੋਰਤਿ=ਬੇਨਤੀ, ਤਰਲਾ, ਮਿੰਨਤ। ਮਾਨਸ=ਮਨ। ਮੋੱ=ਵਿੱਚ। 
ਥਿਰਈ=ਬਿਰ ਹੋ, ਟਿਕੋ, ਇਸਥਿਤ ਹੋ। 


ਅਰਥ: 

ਸ਼੍ਰੀ) ਗੁਰੂ ਜੀ ਦੀ ਸ਼੍ਰੀ ਕੀਰਤੀ ਬਹੁਤੇ ਆਨੰਦ ਨੂੰ ਉਪਜਾਉਣ ਵਾਲੀ ਅਪਣੀ ਸੁੰਦਰਤਾ 
(ਵਿੱਚ) ਕਮਲਾਂ (ਵਾਡੂ) ਫਬ ਰਹੀ ਹੈ। 

(ਹਾਂ ਉਹ ਅਪਣੀ) ਮੰਜਲ-ਰੂਪਤਾ (ਵਿੱਚ) ਹੌਸਾਂ (ਵਾਂਡੂ) ਉੱਜਲ (ਅਤੇ ਆਪਣੀ ਸ਼ੋਭਾ ਵਿਚ) 
ਸ਼ਾਰਦਾ (ਵਾਂਡੂ) ਨਿਤ ਨਵੀਂ (ਤੋ” ਨਵੀਂ) ਸ਼ੋਭਾ ਦੇ ਰਹੀ ਹੈ। 

(ਇਹ ਸੁੰਦਰਤਾ, ਉੱਜਲਤਾ, ਸ਼ੋਭਾ ਦੇਖ ਕੇ) ਜਿਹੜੇ ਭੌਰਿਆਂ (ਸਮਾਨ) ਗੁਣਾਂ ਨੂੰ ਗੁਹਣ 
ਕਰਨ ਵਾਲੇ ਸਮੂਹ ਗੁਣੀ ਜਨ (ਹਨ, ਉਨ੍ਹਾਂ ਦੇ) ਚਿੱਤ ਵਿਚ (ਸਦਾ) ਸੁਗੰਧੀ ਲੈਣ ਦੀ ਪ੍ਰੀਤ 
(ਉਦਿਤ) ਹੋ ਰਹੀ ਹੈ। 

(ਉਨ੍ਹਾਂ ਨੂੰ ਵੇਖ ਕੇ) ਮੈ (ਬੀ) ਹੱਥ ਜੋੜਕੇ ਤੇ ਤਰਲੇ ਕਰਦਾ ਹੋਇਆ ਮੰਗਦਾ ਹਾਂ (ਕਿ ਸ਼੍ਰੀ 
ਗੁਰੂ ਜੀ ਦੀ ਸੁੰਦਰ, ਉੱਜਲ, ਨਿਤ ਨਵੀਂ, ਸ਼ੋਭਾ ਵਾਲੀ ਕੀਰਤੀ ਦੀ ਸੁਗੰਧੀ ਲੈਣ ਦੀ ਪ੍ਰੀਤਿ) 
ਮੇਰੇ ਮਨ ਵਿਚ ਬੀ ਇਸਥਿਤ ਹੋ ਜਾਵੇ। 

ਭਾਵ: 

ਜੇਕਰ ਪਹਿਲੀ ਤੁਕ ਵਿਚ ਬਨੀ ਦਾ ਅਰਥ ਬਗੀਚੀ ਕਰੀਏ, ਤਦ ਅੰਤਲੀ ਤੁਕ ਦਾ ਅਰਥ 
ਐਉਂ' ਢੁੱਕੇਗਾ:- ਮੈਂ ਹੱਥ ਜੋੜਕੇ ਤਰਲੇ ਕਰਦਾ ਹੋਇਆ ਮੰਗਦਾ ਹਾਂ (ਕਿ ਉਹ ਗੁਰ ਕੀਰਤੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 192 





ਰੂਪੀ ਕਮਲਾਂ ਦੀ ਸੁੱਦਰ ਫੁਲਵਾੜੀ ਜੋ ਬਹੁਤੇ ਆਨੰਦ ਦੇ ਉਪਜਾਉਣ ਵਾਲੀ ਹੈ) ਮੇਰੇ ਮਨ 
ਵਿਚ ਇਸਥਿਤ ਹੋਵੇ, (ਭਾਵ ਪੁਫੁੱਲਤ ਹੋਵੇ)। 


'ਬੜੇ। 

'ਸਜ ਰਹੇ ਹਨ। “ਗਹਿਣਿਆਂ ਨਾਲ। "ਪਾਠਾਂਤੂ- 
ਭੂਪਨ ਭਖਨ। 

/ਪਾਪਾਂ ਨੂੰ ਨਾਸ਼ ਕਰਦੇ ਹਨ। 

ਭਾਰੇ ਪੰਡਤਾਂ ਵਿਚ ਪੰਡਿਤ। 

'ਤਲੇ ਰੁੱਖਾਂ ਦੇ। ?ਬਿਰਾਜਦੇ ਹਨ ਕਦੇ। `ਤੇ 
(ਕਦੇ) ਘਰ ਵਿਚ। 

ਚੌਫੇਰੇ ਵੇਹੜੇ ਰਹੇ। “ਸਾਰੇ। 

'ਵੇਖਕੇ। “ਅੱਖਾਂ ਨਾਲ। 


ਪੜ੍ਹਨ ਦੇ ਯੋਗ। 


!ਉਮਰ। 
ਕਾਰੰ ਪਟਵਾਰੀ, ਗ੍ਰਾਮਹਿ ਸਾਰੀ; 
ਕਰਨੋ- ਚਿਤ ਤਬ ਹੋਇ। ਕਰਨੇ ਦੇ ਲਾਇਕ। 
ਪਾਂਧੇ ਪਹਿ ਬੈਸੇ, ਹੋ ਮਮ ਜੈਸੇ; ਐਰੇ। 
ਸੰਖਯਾ' ਨਿਪੁਨੰ” ਸੋਇ ॥੨੩॥ /ਗਿਨਤੀ, ਯਾ ਲੇਖੇ ਵਿਚ। “ਚਤੁਰ। 
ਬਹੁ ਗੁਨੀ ਅਲਾਵਹਿਂ, “ਸੁਤ ਨ 'ਆਖਦੇ ਹਨ। 
ਪਢਾਵਹਿ; 
ਸੋ ਸ਼ਤਰੁ' ਸਮ? ਤਾਤ”। /ਦੁਸ਼ਮਨ। “ਬਰੋਬਰ ਹੈ। “ਪਿਤਾ। 
ਸ਼ੋਭਾ ਨਹਿ ਪਾਵਹਿ, ਮਤਿ ਨਹਿ 'ਉਸ ਬਚੇ ਨੂੰ ਜੋ ਨਾ ਪੜ੍ਹੇ) ਬੁੱਧਿ ਨਹੀਂ 
ਆਵਹਿ; ਆਉਂਦੀ। 
“ਜਗ ਮੈ ਇਹ ਬਖਯਾਤਾ। /ਪ੍ਰਗਟ ਹੈ। 
ਨਹਿਂ ਦਰਬ! ਖਟਾਊ, ਭੋਰ? ਸੁਭਾਊ __ 'ਧਨ। 'ਭੋਲਾ। 
ਸਮਝ ਨ ਕੋ! ਬਿਧਿ” ਸੋਇ-। ਮਕਿਸੀ। “ਤਰ੍ਹਾਂ ਦੀ 
ਇਉ' ਰਿੰਦੈ ਵਿਚਾਰਾ -ਕਲ ਭੁਨਸਾਰਾ! _'ਸਵੇਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 193 





ਲੇ ਜਾਵੋ' ਸੁਤ ਕੋਇ- ॥੪॥ ਪੁੱਤ ਨੂੰ। 

ਜਬ ਭੀ ਪਰਭਾਤਾ, ਲੇ ਕਰਿ ਤਾਤਾ”” 

ਚਲਨੇ ਭਯੋ ਤਯਾਰ। 

ਅੱਛਤ! ਭਰਿ ਥਾਰੀ?, ਬਹੁਰ” ਸੁਪਾਰੀ; _ 'ਚਾਵਲਾਂ ਦੀ। “ਥਾਲੀ ਭਰਕੇ। “ਹੋਰ। 
ਲੀਨੀ ਕਰ! ਮਹਿ ਧਾਰਿ। ਹੱਥ। 

ਪਟ! ਨਵ” ਪਹਿਰਾਏ, ਸੁਭਗ” ਸੁਹਾਏ; _'ਕਪੜੇ। ”ਨਵੇਂ। 'ਸੁਹਣੇ। 

ਚਲਜਯੋ ਤਾਤ ਸੰਗ ਤਾਤਾ। ਪਿਤਾ ਨਾਲ ਪੁੱਤੁ। 

ਗਤਿ! ਚੰਚਲ _ਚਾਰੀ?, ਗਜ ਸੁਤ 'ਟੋਰ। 'ਸੁੰਦਰ। 'ਹਾਥੀ ਦੇ ਪੁੱਤੂ ਵਾਲੀ। 
ਵਾਰੀ”; 

ਹੇਰਤਿ! ਹਰਖਤਿ ਮਾਤ ॥੫॥ 'ਵੇਖਕੇ। 

ਸੈਯਾ: /ਕਵਲ। “ਵਰਗੇ। “ਚਰਣ। 

ਜਲ ਜਾਤ! ਸੇ? ਹੈ” ਪਦ” ਜਾਤਿ ਚਲੇ 

ਗਹਿ! _ਤਾਤ? _ ਕਰਾਂਗੁਰਿ” _ ਹਾਥ 'ਫੜਕੇ। “ਪਿਤਾ ਦੇ। “ਹੱਥ ਦੀ ਅੰਗੁਲੀ। “ਹਥ 
ਉਚਾਈ!”। ਵਿਚ ਫੜਕੇ। 

(ਪਾਂਧੇ ਪਾਸ ਜਾਣ ਦਾ ਦਿਿਸ਼) 

ਕਰ! ਕੰਕਨ? ਸੋ ਕਟਾ ਕਿੰਕਨਿ“ ਹੈ /ਹੱਥ। “ਕੜੇ। “ਲੌਕ। “ਤੜਾਗੀ। 


ਕਲ! ਕੁੰਡਲ ਲੋਲ” ਕਪੋਲਨ” ਝਾਈ“। _ 'ਸੁੰਦਰ। “ਚੰਚਲ, _ਲਟਕਦੇ। _'ਗਲ੍ਹਾਂ _ਪਰ। 
“ਝਲਕਾਰ, ਛਾਯਾ। 
ਦਲ ਲੋਚਨ ਕੰਜ' ਬਿਸਾਲ” ਭਲੇ 'ਨੇਤੂ ਕਵਲ ਦੇ ਪਤੇ ਵਤ। “ਚੌੜੇ। 


ਸਿਰ ਪੈ ਉਸ਼ਨੀਕਹਿ' ਨੀਕ ਬਨ੍ਹਾਈ। __'ਪਗੜੀ। 
ਚਟਸਾਰ' ਜਹਾਂ ਅਤਿ ਚਾਰੁ” ਬਨੀ /ਪਾਠਸ਼ਾਲਾ। “ਸੁੰਦਰ। 
ਬਹੁ ਬਾਰਿਕ ਬਾਰਹਿ ਬਾਰ ਅਲਾਈ!' 'ਪੜ੍ਹ ਰਹੇ ਹਨ। 
॥੬॥ 

ਦੋਹਰਾ: 'ਸੁਖਦਾਤੇ। 

ਬੈਸੇ ਪਾਧੇ ਪਾਸ ਤਬ, ਸ਼੍ਰੀ ਨਾਨਕ ਸੁਖ 

ਕੰਦਾ। 

ਬਾਰਿਕ ਰਵਿ! ਸਾ? ਹੇਰਿ ਕਰਿ, ਜਨੁ“ 'ਸੂਰਜ। “ਵਰਗਾ। 'ਵੇਖਕੇ। “ਮਾਨੋਂ। “ਕਵਲ। 
ਅਰਬਿੰਦੁ” ਅਨੰਦ ॥੭ ॥ਕਬਿੱਤ: __ ਤੇ 

ਕਾਲੂ ਕਹੇ “ਪਾਧਾ! ਸੁਨਿ ਨਾਨਕ 

ਹਮਾਰੋ ਸੂਨ” 

ਯਾ ਕੋ ਤੂੰ ਪਢਾਇ ਗੁਨ ਦੀਜੈ ਨਿਜ 

ਹੇਤ ਸੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 194 


ਦੇਉ ਮੈ ਉਪਾਇਨ' ਗੁਨਾਇਨ? ਸੋ 'ਭੇਟਾ। “ਗੁਣਾਂ ਦਾ ਘਰ। 
ਹੋਇ ਜਬ 

ਏਕ ਦੇਊ ਹਾਇਨ ਮੈਂ? ਕੀਜਿਯੈ ਸੁਚੇਤ 

ਸੋ]? 

ਐਸੇ ਮੁਖ ਭਾਖਿ' “ਅਭਿਲਾਖ ਹੈ 

ਪਢਾਵਥੇ ਕੀ” 

ਸੌਂਪ ਕਰਿ ਆਤਮਜ!' ਗਵਨਯੋ” ਨਿਕੇਤ 

ਸੋ'। 

ਪਾਧੇ ਅਹਿਲਾਦ ਕੈ! ਮਹੂਰਤ ਕੋ ਸਾਧਿ 





ਸਰੱਸ਼ੂਤੀ ਅਰਾਧਿ ਕੈ ਜੋ _ਸੰਥੈ ਮਤਿ 
ਦੇਤਿ ਸੋ ॥੮॥ 

ਸੰਖਯਾ' ਕੋ ਜੋ ਆਦਿ? ਸੋ ਸਿਖਾਵਨ ਕੀ 
ਸੀਖ ਦੇਤਿ 

ਸੰਖਯਾ ਤੇ ਅਸੰਖ' ਤਾਂ ਕੋ ਸੰਖਯਾ ਕੋ 
ਸਿਖਾਵਈ। 

ਜਨਕ! ਬਿਸਾਇ ਗਯੋ? ਤਾਂ ਤੇ ਤਿਹ 
ਮਾਨ ਕਹਯੋ 

ਪਢੈੱ' _ਆਨੁ _ਬਾਕ! ਜੈਸੇ ਪਾਂਧਾ ਸੋ 
ਪਢਾਵਈ। 

ਜਾਨੁ _ਮਤਿਵਾਨ ਅੱਪੁਮਾਨ ਹਰਖਾਨ! 
ਮਨ 

ਕੀਨੋ ਅਨੁਮਾਨ -ਇਹ ਦੇਰਿ ਨ 
ਲਗਾਵਈ। 

ਪੰਢੈ ਤਾਤਕਾਲ ਧਨ ਪਾਇ ਹੋ' ਬਿਸਾਲ 
ਬਾਲ ਭਲੋ ਮਤਿਸਾਲ' ਤੁੱਲ ਯਾਂਕੀ ਕੋ ਨ 
ਪਾਵਈ- ॥੯॥ 

ਇੱਕ ਦਿਨ ਸਾਰੋ ਪਢਯੋ ਪਾਧੇ ਜੋ 
ਉਚਾਰੇ ਬੈਨ 

ਸੰਝ ਭਈ ਐਨ ਆਇ ਅਜਰ' ਸੁਹਾਯੋ 
ਹੈ। 

ਹੇਰਿ ਹਰਖਾਇ ਮਾਇ ਅੰਕ' ਮੈ ਬਸਾਇ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਲਏ 

ਬੂਝਯੋ “ਪਢਯੋ ਕੈਸੇ ?” ਪੈੜਾ! ਆਨਨ 'ਪਹਾੜਾ। 

ਅਲਾਯੋ ਹੈ। 

ਖਾਇ ਅੰਨ ਰੈਨ ਪੁਨ ਕੀਨੀ ਸੁਖ ਸੈਨ 

ਤਬ 

ਜਾਂ ਕੋ ਕਬ ਭੈ ਨ, ਹੇਰੇ ਚੈਨ ਮਨ ਭਾਯੋ 

ਹੈ। 

ਭਈ ਜਬ ਭੋਰ! ਕਾਲੂ ਲੈ ਕੇ ਪਾਂਧੇ ਓਰ 'ਸਵੇਰ। 

ਗ੍ਯੋ 

ਸੁਨੀ _ਨੁਤਿ!' ਗੋਰ? _ਤਾਤ” _ਰਿੰਦੈ 'ਉਸਤਤੀ। “ਬੜੀ। “ਪਿਤਾ। 
ਹਰਿਖਾਯੋ ਹੈ ॥੧੦॥ 

ਪਾਂਧੇ ਨੇ ਹਕਾਰ ਲੀਨ! ਬਾਲਨ ਤੇ ਜੁਦਾ 'ਬੁਲਾ ਲਿਆ। 

ਕੀਨ 

ਲੇਖੇ ਹੂੰ ਕੀ ਸੀਖ ਦੀਨਿ ਨਾਨਕ ਸੁਜਾਨ 

ਕੋ। 

ਤੂਸ਼ਨੀਕ' ਭਏ, ਪਾਧਾ ਬਾਰ ਬਾਰ ਕਹੇ _'ਗੁਰੂ ਜੀ) ਚੁੱਪ ਹੋ ਗਏ। 


।ਕੰਨ। 


ਤੈਸੇ ਅਬ ਪਢੋ ਹੇਰੋ ਔਰ ਲਰਕਾਨ ਕੋ। 
ਹੋਂਵੈ' ਵਡੋ ਜਬ, ਪਢਯੋ ਕਾਜ ਆਵੈ ਤਬ 
= ਕੋ” ॥੧੧॥ 

ਮਰਹਰੀ ਛੰਦ: 

ਸੁਨਿ ਸ਼੍ਰੰਨਨ' ਬੈਨਾ, ਅਨੁਕੰਪੈਨਾ? 
ਬਾਨੀ ਭਨੀ ਰਸਾਲਾ। 

(ਗੋਪਾਲ ਪਾਂਧੇ ਪੁਤਿ ਉਪਦੇਸ਼) 

“ਕਯਾ ਆਪ ਪਢੇ ਤੁਮ, ਕਰਿਹੋ ਨਿਜ 
ਸਮਾ 

ਕੈ ਲਾਹਾ ਲੈ ਸਾਲ? 


195 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 196 


ਸੇਮੁਖੀ' ਵਿਸ਼ੇਖਾ?, ਕੋ ਭਲ ਲੇਖਾ? 

ਪਾਂਧਾ ! ਮੋਹਿ ਬਤਾਇ। 

ਇਉ ਉੱਤਰ ਦੀਜੈ, ਮਨ ਸਮਝੀਜੈ 

ਪੀਛੈ ਮੁਝਹਿ ਪਢਾਹਿ” ॥੧੨॥ 

ਹੁਇ ਪਾਧਾ ਬਿਸਮੈ, ਅਧਭੁਤ ਰਸ ਮੈ' 

ਆਨਨ!' ਬਚਨ ਅਲਾਇ। 'ਅੁਖੋਂ। 

“ਸਭਿ ਜਾਨੌ' ਗਿਨਤੀ, ਅਵਨੀ' ਮਿਨਤੀ 'ਜ਼ਮੀਨ ਦੀ। 

ਡੋਢੈ ਗਨਨ! ਸਵਾਇ”। “ਡਿਓਢੇ ਦੀ ਗਿਣਤੀ। “ਸਵਾਏ। 

ਧੌਂਚੇ! ਪੁਨ ਉੱਠੈ?, ਜੋਰਨ ਕੋਠੇ” ਸਾਢੇ ੪ ਦਾ ਪਹਾੜਾ। “ਸਾਢੇ ਤਿੰਨ ਦਾ ਪਹਾੜਾ। 
ਰਹ 3ਇਮਾਰਤੀ ਕੰਮ। (ਅ) ਤਿਜਾਰਤ, ਮਿਤੀ ਕਾਟਾ 

ਤੇ ਸੂਦ ਦੇ ਵੇਰਵੇ ਭਰਨੇ ਆਦਿ। 

ਗੁਾਮ ਕਾਰ ਪਟਵਾਰਾਂ। ਪਿੰਡਾਂ ਦਾ ਪਟਵਾਰੀ ਦਾ ਕੰਮ। 

ਜਿਸ ਕੇ ਅਨੁਸਾਰੀ, ਰੋਜੀ ਥਾਰੀ' ।ਆਪਦੀ। 

ਪਢਹੁ _ਨ ਕਿਉ” ਹਿਤ ਧਾਰਿ?” 

॥੧੩॥ 

“ਇਨ ਬਿਧਿ ਜੀ ਬਾਧਾ!, ਸੁਨਿ ਸ਼ੂਤ? 'ਜੀਵ ਬੱਧਾ। “ਕੰਨੀਂ। 

ਪਾਧਾ ! 





ਫਾਹੇ ਪਰਨ ਅਪਾਰ। 
ਕਿਹ ਕਾਜ ਨ ਆਵਹਿ, ਜਬ ਦੁਖ 
ਪਾਵਹਿ 


ਹੋਤਿ ਨਹੀਂ ਛੁਟਕਾਰ। 

ਸਭਿ ਬੈਸ ਬਿਹਾਵਹਿ, ਪੁਨ ਪਛੁਤਾਵਹਿ 
ਜਬ ਜਾਵਹਿ ਜਮ ਦ੍ਰਾਰ। 

ਇਹ ਲੇਖਾ ਗਾਹੈ!, ਛੁਟਜੋ ਜਿ ਚਾਹੈ; 
ਜੋ ਮੈ ਕਰੋਂ ਉਚਾਰ” ॥੧੪॥ 

ਦੋਹਰਾ: 

ਕਮਲ ਬਦਨ ਸੁਖ ਸਦਨ' ਗੁਰੁ, 
ਕਰੁਨਾ! ਮਨ ਪਰ ਲਜਾਇ। 

ਪਾਧੇ ਪੂਤਿ ਕਲਯਾਨਦਾ', 

ਬੋਲੇ ਸਬਦ ਉਠਾਇ ॥੧੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਸ਼ੀ ਮੁਖਵਾਕ ॥ 
ਸਿਰੀਰਾਗੁ ਮਹਲੁ ੧ ॥ 
ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ 
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ 
ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥ 
ਬਾਬਾ ਏਹੁ ਲੇਖਾ ਲਿਖਿ ਜਾਣੁ ॥ 
ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥ 
ਚੌਪਈ: 
ਕਵੀ ਕਹੈ “ਯਾਂ ਕੋ ਸੁਨਿ ਟੀਕਾ। 
ਸ਼ੀ ਮੁਖ ਨਿਕਸਯੋ ਕਲ! ਪਦ ਨੀਕਾ”। 
ਪੁਰਾ! ਸਾਰਦਾ? ਫੁਰੀ ਸੁਹਾਵਹਿ। 


'ਸੁੱਦਰ। “ਚੰਗਾ। 
!ਪਹਿਲਾਂ। “ਘਾਣੀ 


ਪਦਵੀ ਪਰਾ! ਜਾਸੁ ਤੇ ਪਾਵਹਿ ॥੧੬॥ 
ਦੇਹਿ ਧਰਾ ਜਾਂ ਕਾਰਨ ਧਰਨੀ'। 

ਬਯ ਲਘੁ!' ਕਰਨ ਲਗੇ ਸੋ ਕਰਨੀ। 
ਅਨਵਸਥਾ' ਉਪਦੇਸ਼ਕ ਕੇਰੀ। 

ਧਰਾ __ਅਧੀਰਜ!' _ਸਕਹਿ' ਨ _ਹੇਰੀ 


'ਉੱਚੀ। 

'ਜਿਸ ਵਾਸਤੇ ਧਰਤੀ ਤੇ। 
!ਉਮਰ ਛੋਟੀ ਤੋ'। 

ਉਮਰ ਨਹੀਂ ਸੀ। (ਅਜੇ)। 
/ਧਰਤੀ ਨੂੰ ਵਿਆਕੁਲ। 


॥੧੭॥ 


ਪਾਧੇ ਪ੍ਰਤਿ ਪੂਰਬ ਉਪਕਾਰਾ। 
ਭਵ! ਤਾਰਨ ਹਿਤ ਸ਼ਬਦ ਉਚਾਰਾ। 
ਚਤੁਰਬੇਦ ਬਰ" ਸਾਰ? ਲਖਾਯਾ। 
ਤਰਹਿਂ' ਸਿ! ਨਰ ਸੁਨਿ ਮੰਨ ਵਸਾਯਾ 'ਓਹ। 


/ਜੰਸਾਰ ਤੋ'। 
ਸਰੇਸ਼ਟ। “ਸਿੱਧਾਂਤ। 


॥੧੮॥ 

ਦੋਹਰਾ: ਦੇਹੀ ਰੂਪ ਦੀਵੇ ਦੇ ਭਾਂਡੇ। “ਤੇਲ। 
ਦੇਹਿ ਦੀਵਟੀ' ਕੇ ਵਿਖੇ, ਨੇਹਿ ਮੋਹ 
ਭਰਪੂਰ। 

ਬਾਤੀ' ਬਿਸ਼ਿਯਨ _ਬਾਸ਼ਨਾ, ਅਗਨਿ 
ਗਯਾਨ ਤੇ ਦੂਰ ॥੧੮॥ 

ਚੌਪਈ: 

ਗੁਰ ਪ੍ਰਸਾਦਿ ਕਰਿ ਢਿਗ! ਜਬ ਹੂੰ ਹੈ। 
ਆਤਮ ਗਯਾਨ ਲੇਯ ਪਦ ਪੈ ਹੈ। 

ਸ਼ੀ ਨਾਨਕ ਹੁਇ ਗੁਰੁ ਦੁਖ ਖੋਊ। 

ਭੇ ਪ੍ਰਸੀਦ ਉਪਦੇਸ਼ਯੋ ਸੋਊ” ॥੨੦॥ 


197 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਨੇਹਿ'” ਮੋਹ ਜਬ ਪਾਧਾ ! ਜਾਰਹੁ। 
ਗਯਾਨ ਅਗਨਿ ਸੋ ਸਗਲ ਨਿਵਾਰਹੁ 
॥੨੧॥ 

ਸ਼ਰਧਾ ਧਰ! ਕਾਜਰ ਬਰ? ਪਾਵਹੁ। 


ਹੈਂ ਤਨ! ਤਜਨਾ _ਘਸਨ _ਸਵਾਰਹੁ 


॥੨੧॥ 

ਸੁਮਤਿ ਸਾਰ ਕੋ! ਕਾਗਦ ਕਰੀਏ। 
ਭਾਉ ਕਲਮ ਕਰਿ ਮਨ ਕਰ! ਧਰੀਏ। 
ਲੇਖਕ ਚਿੱਤ ਬੂਝ” ਗੁਰਦ੍ਰਾਰਾ। 
ਲਿਖਿਯੇ ਸੱਤਾਸੱਤਿ' ਵਿਚਾਰਾ ॥੨੨॥ 


ਦਹਰਾ : 

ਅਸ ਲੇਖਾ ਲਿਖਿ ਜਾਨਿ ਤੂੰ, ਜਿਸਤੇ 
ਉਨ ਨ ਹੋਇ। 

ਲਿਖਹੁ ਨਾਮ, ਤਿਹ ਸਿਫਤਿ ਲਿਖ; 
ਅੰਤ ਨ ਪਰ ਉਰ! ਕੋਇ ॥੨੩॥ 
ਚੌਪਈ: 

ਜਿਹ ਸਥਾਨ ਲੇਖਾ ਯਮ ਲੇਈ। 

ਸੱਚ' ਨਿਸ਼ਾਨੀ ਹੇਰਿ ਮੁਚੇਈ'। 


ਕੋਸ਼ਪ! ਹੋਇ ਸ਼ਾਹ ਕੋ ਜੈਸੇ। 

ਤਿਹਤੇ ਸੁਲਕ' ਭ੍ਰਿੱਤ” ਲੇ ਕੈਸੇ 
॥੨੪॥ 

ਆਪ ਉਪਾਯਨ' ਦੇਯ ਮਿਲੈ ਹੈ। 

ਡਰ ਉਰ ਕਰਿ ਪੁਨ ਸੁਕੁਚ ਜਲੈ ਹੈ। 
ਅਸ ਲੇਖਾ ਜੇ ਤੁਵ ਉਰ ਪਾਧਾ। 
ਉਧਰਹਿ ਗੋ ਭਵ! ਸਿੰਧੁ _ਅਗਾਧਾ 
॥੨੫॥ 

ਜੀਵ ਅਨੋਜਾ' ਜਾਇ ਜਿਹ ਜਾਈ। 
ਪਰਮ ਮੀਤਿ ਜਿਉ ਤਹਾਂ ਸਹਾਈ। 
ਸਾਰਬਭੂਮ' ਸ਼ਰਨ ਜਿਹ ਪਰਨਾ। 

ਤਿਨ ਨਰ ਉਰ ਡਰ ਕਿਉ ਫਿਰ 
ਕਰਨਾ” ॥੨੬॥ 


198 





'ਸ਼ਰਧਾ ਧਾਰਨ ਕਰਨੀ। “ਸ੍ਰੇਸ਼ਟ ਕਾਜਲ। 
'ਦੇਹ ਅਭਿਮਾਨ। 


ਸ੍ਰੇਸ਼ਟ ਬੁੱਧੀ ਦਾ। 

'ਮਨ (ਰੂਪੀ) ਹੱਥ ਵਿਚ। 
/ਪੁੱਛਕੇ। 

'ਸੱਚ ਤੇ ਝੂਠ ਦੀ। 


'ਵੇਖ ਕੇ ਛੋੜ ਦੇਸੀ। 'ਪਾਠਾਂਤ੍ਰ-ਸਚੇ। ਭਾਵ ਇਕੋ 
ਹੈ:-ਸੱਚੇ ਨਾਮ ਦੀ। 

।ਖਜ਼ਾਨਚੀ। 

'ਮਾਮਲਾ। “ਨੌਕਰ। 


'ਭੇਟਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


<< 


ਦਹ ੨ (ਕ 

ਸੁਨਿ ਸ਼੍ਰੋਨਨ ਮਨ ਗੁਨਹਿ ਪੁਨ, ਪਾਧੇ 
ਅਚਰਜ ਚੀਨਿ। 

-ਦੁਤਿਯ ਇੰਦੁ' ਰਾਕਿੰਦੁ" ਜਿਉਂ? 


ਜੌਨ੍ਹ ਬੈਨ ਇਨ ਕੀਨਿ- ॥੨੭॥ 
ਚੌਪਈ: 

ਚਿਤ ਚਕੋਰ ਰੁਚਿ' ਚਮਕੀ ਚਾਰੂ”। 

-ਬਾਲਨ ਤੁੱਲ, ਨ ਬਾਲ ਅਚਾਰੂ '। 


ਕਲਾ ਬਿਸਾਲ ਦਯਾਲੂ ਭਲਿ ਭਾਂਤੀ। 
ਜਨੁ __ਕਲਿਮਲ! ਕਲਿ? 
ਆਰਾਤੀ“- ॥੨੮॥ 

ਸੂਝ! ਪਰੀ ਬੂਝਨ ਹਿਤ ਉਦਤਯੋ”। 
ਕਮਲ ਬਦਨ! _ਅਲਿ ਬਚ? ਗੁਰ 
ਵਿਦਤਜੋ”। 

“ਆਰਜ ਸੁਜਨ! ਭਜਨ ਜਲ ਮੀਨਾ”। 


ਸੁਨੇ ਸੁ ਦੇਖੇ, ਮੈ ਅਤਿ ਦੀਨਾ 
॥੨੯॥ 

ਅਸਨ' ਬਸਨਤਨ ਪ੍ਰਾਪਤਿ ਨਾਂਹੀ। 
ਆਵਹਿ ਖਾਹਿ, ਰੰਕ ਸੇ ਆਹੀ”। 
ਇਸ ਕਰਿ ਮੁਰ ਉਰ ਸ਼ਰਧਾ ਹਾਰੀ। 
ਸਿਰ ਮਰਨਾ ਸਭਿਹਿਨਿ ਇਕਸਾਰੀ” 
॥੩੦॥ 

ਦੋਹਰਾ: 

ਧਰਾ ਧੀਰ ਦਾ! ਧਰਮ ਧੁਰ?, ਪਾਧੇ ਕੇ 
ਸੁਨਿ ਬੈਨ। 

ਦੁਤਿਯ ਸ਼ਬਦ ਪਦ ਬਦਨ ਤੇ, ਬਦਤੰ! 
ਸ਼ਰਧਾ ਦੈਨ ॥੨੩੧॥ 


ਬਲਿ 


199 





ਦੂਜ ਦੇ ਚੰਦੂਮਾ (ਬਾਲਕੇ) ਨੇ। “ਪੁੰਨਯਾਂ ਦੇ ਚੰਦ 
ਵਾਂਡੂ। 'ਪਾਠਾਂਤੂ-ਰਾਕੇਂਦੂ। 

'ਰੂਪ) ਚਾਂਦਨੀ। “ਬਚਨ। 

'ਚਾਹ। 'ਸੁੱਦਰ। 


ਹੋਰ) ਬਾਲਾਂ ਦੇ ਬਰੋਬਰ ਨਹੀਂ (ਹਨ ਇਸ) ਬਾਲ 
ਦੇ ਕਰਤੱਵਯ। 

'ਪਾਪ। ?ਕਲਜੁਗ। ?ਬਲਵਾਨ। “ਵੈਰੀ, ਮਾਨੋ” 
ਕਲਜੁਗ ਦੇ ਬਲੀ ਪਾਪਾਂ ਦੇ ਵੈਰੀ ਹਨ। 


'ਸਮਝ। ਪੁਛਣ ਵਾਸਤੇ ਤਿਆਰ ਹੋਇਆ। 


/ਮੁਖ। ਭੌਰੇ ਰੂਪੀ ਵਾਕ। ਗੁਰੂ ਜੀ ਦੇ 
(ਸਨਮੁਖ) ਪ੍ਰਗਟ ਕੀਤੇ। 


'ਸ੍ਰੇਸ਼ਟ ਭਗਤ। “ਭਜਨ ਰੂਪੀ ਜਲ ਵਿਚ ਮੱਛੀ 
ਵਾਂਡੂ (ਰਹਿਣ ਵਾਲੇ) ਮੈ' ਸੁਣੇ ਦੇਖੇ ਹਨ। 
/ਅਤਿ ਗਰੀਬ। 


'ਭੋਜਨ। “ਕਪੜੇ ਸ਼ਰੀਰ ਦੇ। 
'ਕੰਗਾਲਾਂ ਵਰਗੇ ਹਨ। 


ਜ਼ਮੀਨ ਨੂੰ ਧੀਰਜ ਦੇਣ ਵਾਲੇ। “ਧਰਮ ਦਾ 
ਆਸਰਾ (ਗੁਰੂ ਜੀ)। 


'ਕਿਹਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਸ਼ੀ ਮੁਖਵਾਕ ॥ 
ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥ 
ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥ 
ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥ 
ਚੌਪਈ: 
“ਨਹਿੰ ਪਾਧਾ ਉਰ ਧਾਰਹੁ ਐਸੇ। 
ਅਗਯਾਨੀ ਨਰ ਮਰਿ ਹੈ ਜੈਸੇ। 
ਸਹਿ' ਸ਼ੋਕਨ ਸੋ ਮਰਨਾ ਤਿਨ ਕੋ। 
ਜਨਮ ਜੋਨਿ ਪੁਨ ਪੁਨ ਤਿਨ, ਗਨ ਕੋ! 
॥੩੨॥ 
ਨਿਤ ਚਿਤ ਹਰਖਤਿ ਸੰਤ ਸੁਖੈਨਾ। 
ਜਮਦੂਤਨਿ ਤੇ ਤਿਨ ਮਨਿ ਭੈ ਨ। 
ਸਦ ਖੁਸ਼ੀਆ ਚਿਤ ਚਾਉਂ ਘਨੇਰਾ। 
ਜਪਤਿ ਨਾਮ ਹਰਿ ਹੇਰਹਿਂ” ਨੇਰਾ 
॥੩੩॥ 
ਚਿਤ ਅਚਿੰਤ ਤਨ ਤਜਿ' ਜਬ ਜਾਈਂ। 
ਆਗੇ ਮਿਲਹਿ ਤਿਨਹਿ ਵਡਿਆਈ। 


ਜਸੁ ਕੇ ਨਿਕਸਹਿਂ ਮਸਤਕ ਟੀਕਾ'। 
ਸੁਜਨ ਭਜਨ ਮਹਿ ਜਿਨ ਮਨ ਨੀਕਾ 


॥੩੪॥ 

ਦੋਹਰਾ: 

ਸ਼ੀ ਪਰਮੇਸ਼ੁਰ ਅਤਿ ਦਯਾ, 

ਜਿਹ ਨਰ ਪ੍ਰਾਪਤਿ ਨਾਮ। 

ਬਾਤੈਂ' ਬਕਨੀ ਬਦਨ ਤੇ”, 'ਹੋਰ ਗੱਲਾਂ ਮੁਖ ਤੋ ਕਰਨੀਆਂ। 
ਬਾਤ! ਸਰਸ? ਬਿਨ ਕਾਮ?” ॥੩੫॥ __'ਹਵਾ। 'ਤੁੱਲ। “ਨਿਕੰਮੀਆਂ। 
ਚੌਪਈ: 

ਸੁਨਿ ਸੁਨਿ ਸ਼੍ਰੋਨਨ ਬੈਨਨਿ ਪਾਧਾ। 

ਨਿਜ ਚਿਤ ਅਹਿ ਲਖਿ' ਮੰਤੂਨ ਬਾਧਾ?। _'ਸੱਪ ਲਖਕੇ। “ਬੱਧਾ। 
ਤਯੋ” ਤਯੋ' ਨੌਮ੍ਰਿ ਹੋਇ ਬਰ ਬਾਨੀ। 

ਬੂਝਨ ਹੇਤ ਬਦਹਿ! ਸੁਖਦਾਨੀ ॥੩੬॥ _'ਬੋਲਦਾ ਹੈ। 
“ਪਾਤਸ਼ਾਹ ਭੂਪਤਿ ਇਕ ਕੀਤੇ। 

ਚਿਤ ਮਹਿੰ ਕਬ ਭਗਵੰਤ ਨ ਪ੍ਰੀਤੇ। 


200 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 201 


ਬਿਲਸਤਿ ਜਗਤ ਬਿਸਾਲ ਬਿਲਾਸਾ। 

ਰਿਦੇ ਨ ਕਦੇ ਨਾਮ ਭਰਵਾਸਾ _'ਸੁਖਰਾਸਾ-ਭੀ ਪਾਠਾਂਤ੍ਰ ਹੈ। 

॥੩੭॥ 

ਨਿਸ' ਬਾਸੁਰ2 ਐਸ਼ਨ” ਮਹਿ ਐਸੇ। 'ਰਾਤ। ?ਦਿਨ। 'ਐਸ਼ਾਂ। 

ਉਤਪਲ! ਮਹਿ _ਅਲਿ? ਮਿਲਵਤਿ 'ਕਵਲ। “ਭੌਰਾ। 

ਜੈਸੇ। 

ਅੰਤ ਸਮਾਂ ਨਹਿ ਸਿਮਰਹਿਂ ਸੋਊ। 

ਜਯੋ ਅਘ! ਲਖਤਿ ਨ ਲੋਲਪ? ਕੋਊ 'ਪਾਪ। 'ਲੈਪਟ। 

॥੩੮॥ 

ਦੋਹਰਾ: 

ਜਿਨ ਦੀਨੋ ਤਨ ਮਨ ਧਨੰ, 

ਤਿਸ ਤੇ ਅਸ' ਅਨਜਾਨ। ।ਐਸੇ। 

ਦਾਦੁਰ' ਕਰਦਮ ਮੱਧ ਮਿਲ, ਡੱਡੂ ਨੇ। “ਚਿੱਕੜ ਵਿਚ ਰਹਿਕੇ। 

ਕੀਮਿ! ਨ ਕਮਲ ਪਛਾਨ ॥੩੯॥ 'ਕੀਮਤ। 

ਚੌਪਈ: /ਉਮਰ। 

ਬਿਸਰੈ ਬੈਸ! ਬਿਹਾਵਹਿ ਸਭਿਹੀ। 

ਨਾਮ ਨ ਚਿਤ ਮਹਿੰ ਚਿਤਵਯੋ ਕਬਹੀ। 

ਸੁਖ ਸੋ ਬਿਸ ਬਸਹਿਂ ਬਸੁ ਸੇਤੀ”। ਸੰਸਾਰ _ਵਿਚ। ?ਪਦਾਰਥ _ਨਾਲ।ਬਸੁ ਧਨ, 
ਪਦਾਰਥ | । 

ਰਿਦੇ ਕਦਾਚਿਤ! ਸੁਧ£ ਨ ਅਗੇਤੀ” 'ਕਦੀਭੀ। “ਖਬਰ। 'ਅਗੇ ਦੀ। 

॥੪੦॥ 

ਇਹ ਸਥਾਨ ਕੈਸੇ ਸੁਖ ਪਾਵਹਿ? 

ਕੋ ਬਿਧਿ ਹੋਤਿ ਅਗਾਰੀ ਜਾਵਹਿਂ? 

ਰਿਦੈ ਸੰਦੇਹ! ਭਏ ਮੁਝ ਦੋਊ। 

ਉੱਤਰ ਦੇਹੁ, _ਦਯਾਨਿਧਿ! ਸੋਊ” 

॥੪੧॥ 

ਅਸ ਸੁਨਿ ਕਰਿ `ਉਤਪਲ! ਦਲ? 'ਕਮਲ ਪੱਤੂ ਵਤ ਅੱਖਾਂ ਵਾਲੇ ਨੇ। “ਕਮਲ ਪਾੱਤਹ 

ਕੋਜਨ ਵਤ ਅੱਖਾਂ ਵਾਲੇ ਨੇ। “ਕਮਲ ਪੱਤ ਵਤ ਅੱਖਾਂ 

ਵਿ ਵਾਲੇ ਨੇ। 

ਉਚਰੇ ਬਚਨ ਰੁਚਿਰ! ਦੁਖਮੋਚਨ”। /ਮਨੋਹਰ। “ਦੁੱਖਾਂ ਤੋਂ ਛੁਡਾਉਣ ਵਾਲੇ। 

ਜਗਤ ਪਦਾਰਥ ਹਿਤ ਬੈਰਾਗਾ। 

ਤ੍ਰਿਤਿਯ' ਸ਼ਬਦ ਪਦ? ਲਖਤਿ ਸਭਾਗਾ_'ਤੀਜਾ। 'ਸ਼ਬਦ ਦਾ ਪਦਾ। 


1੪੨ | 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥ 
ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੨੩॥ 

ਦੋਹਰਾ: /ਸਹਿਤ ਵਾਸ਼ਨਾ 

“ਤਪ ਕਿਯ ਜਿਨਹਿਂ ਸ਼ਬਾਸ਼ਨਾ', 

ਜਨਮ ਅਨਤ ਧਰਿ ਸੋਇ। /ਹੋਰ। 

ਪਾਇ ਰਾਜ ਜਗ ਬਿਖੈ ਫਸਿ, 

ਨਰਕ ਗਮਨ ਪੁਨ ਹੋਇ ॥੪੨॥ 

ਚੌਪਈ: 

ਪਾਤਸ਼ਾਹਿ ਰਖੀਅਹਿ ਇਕ ਨਾਮ। 

ਇਕ ਜਾਚਿਕ! ਜਾਚਹਿਂ ਤਿਨ ਧਾਮ?। __'ਮੌਂਗਤੇ। “ਉਨ੍ਹਾਂ ਦੇ ਘਰ। 

ਕਿੰਚਤ' ਦਿਨ ਕੇ ਇਹਾਂ ਬਿਲਾਸਾ। 'ਥੋੜੇ। 

ਫਸਜਯੋ ਮੰਦ ਬਿਸਰਯੋ ਜਨਮ ਤ੍ਰਾਸਾ! 'ਤਰ। 

॥੪੪॥ 

ਆਗੇ ਗਏ ਰਿਦੇ ਤਬ ਜਾਨੈ। 

ਮੀਜ ਪਾਨ! ਸਿਰ ਧੁਨਿ? ਪਛੁਤਾਨੈ। ਹੱਥ ਮਲਕੇ। “ਸਿਰ ਫੇਰਕੇ। 


ਮਹਿਮਾ ਨਮ ਭਜਨ ਕੀ ਜੋਊ। 

ਤਬ ਚਿਤਵਤਿ, ਨਿਤ ਵਿਸਰਯੋ ਸੋਊ 
॥੪੫॥ 

ਅਨਿਕ ਤਾਰੁਨਾ' ਤਾਰਨ? ਕਰਿਹੀਂ। 
ਗਰ ਮਹਿੰ ਗਰੂਏ ਸੰਗਰ' ਪਰਿਹੀਂ। 
ਤਪਤ ਥੰਮ ਸੋ ਐੱਚ! ਲਗਾਵੈ'। 


॥੪੬॥ 

ਦੋਹਰਾ: 

ਲੋਹਿ ਖੰਡ ਕਰਿ ਅਗਨਵਤ”, 
ਮੁਖ ਪਾਵਹਿ ਕਰਿ ਮਾਰਾਂ। 
ਦਾਰੁਨ' ਦੁਖਿਤਿ ਪੁਕਾਰਹੀਂ, 
ਕੋਇ ਨ ਸੁਨਹਿਂ ਪੁਕਾਰ ॥੪੭॥ 
ਚੌਪਈ: 
ਇਤਯਾਦਿਕ ਦੁਖ ਨਰਕ ਅਨੇਕਾ। 


202 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 203 


ਪਾਵਹਿਂ ਨਾਮ ਹੀਨ ਅਵਿਵੇਕਾ'। 

ਕਰਤਿ ਵਿਕਾਰਨ ਬੈਸ ਬਿਤਾਈ। 

ਕਬਹੁ ਨ ਸਿਮਰਨ ਮਹਿਂ ਲਿਵ ਲਾਈ 

॥੪੮॥ 

ਜਿਉ ਤਸਕਰ ਕੋ ਤ੍ਰਾਸਤਿ ਵੇਰੀ?। __ 'ਚੋਰ। ਆਰ ਪੈਂਦੀ ਵੇਲੇ। 

ਕੋ ਨ ਛੁਰਾਵਹਿ ਅਵਗੁਨ ਹੇਰੀ”। ਵੇਖਕੇ। 

ਤਿਉਂ ਯਮ ਕੈ ਢਿਗ ਗਹਯੋ! ਇਕੇਲਾ। __'ਫੜਿਆ ਹੋਇਆ। 

ਅਨਿਕ _ ਜਾਤਨਾ! _ਮਾਂਹਿ _ਦੁਹੇਲਾ? 'ਤਾੜਨਾ। 'ਦੁਖੀ। 

॥੪੯॥ 

ਦੋਹਰਾ: /ਪੁੱਤੂ। 2ਇਸਤ੍ਹੀ ਆਦਿਕ। 
ਸੁਤ! ਬਨਿਤਾਦਿਕ? ਰਾਜ ਸੁਖ, 

ਸਭਿਹਿ ਪਦਾਰਥ ਪਾਸ। 

ਬੈਸ ਬਿਹਾਵਹਿ ਨਾਮ ਬਿਨੁ, 

ਮਯਾ! ਨ ਪੁਭੁ ਕੀ ਤਾਸੁ?” ॥੫੦॥ __ 'ਕਿਰਪਾ, ਮਿਹਰ। “ਉਸ ਉੱਤੇ। 
ਪਾਂਧੇ ਸੁਨਿ ਸ਼੍ਰੋਨਨਿ ਬਿਥੈ, 

ਚਮਕੀ ਚੌਂਪਾ ਅਪਾਰ। ਇੱਛਾ, ਲਾਲਸਾ। 
ਗੁਰੁ ਬਚ ਅੰਕੁਸ', ਨਾਗ? ਮਨਾ: 'ਕੁੰਡਾ। “ਹਾਥੀ। 'ਪਾਂਧੇ ਦਾ) ਮਨ। 
ਲਖਿ ਕਰਿ ਤਿਹ ਅਨੁਸਾਰਿ ॥੫੧॥ 

ਚੌਪਈ: 





ਰੁ 'ਮੁਕਤੀ ਦੇਣ ਵਾਲੇ ਹਨ (ਆਪਦੇ) ਸੁੰਦਰ ਵਾਕ। 
ਇਕ ਸ਼ੰਕਾ ਸੋ ਸ਼ੰਕਤਿ ਮਨ ਹੈ। 

ਉੱਤਰ ਦੇਹੁ, ਲਖਯੋ ਗੁਰੂ ਜਨ! ਹੈ 'ਭਾਵ, ਮੈ'। 
॥੫੨॥ 

ਜੇ ਸੁਲਤਾਨ ਖਾਨ ਫਸਿ ਨੇਹੂ!। ਮੋਹ ਵਿਚ। 
ਨਾਮ ਸਮਾਰਹਿੰ ਭੂਲ ਨ ਕੇਹੂ। 

ਤਿਨ ਕੋ ਕਿਉਂ ਭੈ ਦੇਤਿ ਨ ਸ੍ਹਾਮੀ? 

ਜਾਂਤੇ ਸਿਮਰਹਿਂ ਅੰਤਰਜਾਮੀ ॥੫੩॥ 

ਨਿਰਭੈ _ਬਿਸ਼ਿਯਨਿ _ ਮਹਿੰ __ਰਚਿ! 'ਰਚੇ। “ਮਨੁੱਖ। 
ਮਾਨਵ?। 

ਭੂਲੇ ਭਜਨ ਨੈਕ! ਨਹਿਂ ਜਾਨਵ। 'ਬੋੜਾ ਬੀ। 
ਮਨ ਕੀ ਤਨ ਧਨ ਮਹਿ ਅਤਿ ਪ੍ਰੀਤੂ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 204 


ਤਜਿ ਨ ਸਕਹਿੰ ਚਿਤ ਦ੍ਰਿਫ ਪਰਤੀਤੂ 
॥੫੪॥ 





ਦੋਹਰਾ: !ਸਦਾ ਰਹਿਣਾ ਹੈ। 
ਥਿਰਤਾ ਸੀ! ਸੰਸਾਰ ਮਹਿਂ, 
ਲਖਿ' ਸੰਚਤਿ” ਅਤਿ ਆਥਾਂ। ? 'ਜਾਣਕੇ। “ਕੱਠਾ ਕਰਦੇ ਹਨ। “ਬਹੁਤਾ ਧਨ। 
ਸੁਨਤਿ ਸ਼੍ਰੋਨਾਂ ਆਨਨ ਭਨਤਿ, 'ਸੁਨਿ ਸ਼੍ਰੋਨਨ-ਪਾਠਾਂਤ੍ ਹੈ। 
ਨਾਨਕ ਦੀਨਾਨਾਥ ॥ ੫੫ ॥ 
ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ 
ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ 

ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥ 
ਚੌਪਈ: /ਰਾਤ। “ਦਿਨ। “ਬਹੁਤਾ। 
“ਨਿਸ' ਬਾਸੁਰ2 ਇਸ ਸਰਸ” ਡਰਾਯੋ। 
ਮੰਦ ਮਤੀ ਭਾ ਭੈ! ਸੁ ਭੁਲਾਯੋ। /ਭੈੜੀ ਬੁੱਧੀ ਵਾਲਾ ਹੋ ਕੇ (ਰੱਬ) ਦੇ ਭੈ ਨੂੰ। 
ਛਿਨ ਛਿਨ ਆਯੁਰ' ਬੀਤਤਿ ਜਾਈ। /ਉਮਰਾ। 
ਦਿਨ ਦਿਨ ਦੇਹਿ ਦਸ਼ਾ ਪਲਟਾਈ 
॥੫੬॥ 
ਬਿਸ਼ਿਯਨ ਮਹਿ ਖਪਿ ਬਹੁ ਕਰਿ ਨੇਹਾ। 
ਅੰਤਿਕਾਲ ਮਹਿਂ ਛੀਜਤਿ ਦੇਹਾ। 
ਨਾਉ” ਖਾਨ ਸੁਲਤਾਨ ਭਨੇਹੀ'। ।ਆਖੀਦੇ ਹਨ। 
ਦ੍ਰਿਸ਼ਟਾਵਤਿ ਹੈਂ! _ਮਿਲਤੇ _ਖੇਹੀ? 'ਦਿੱਸਦੇ ਹਨ। “ਮਿੱਟੀ ਵਿਚ ਮਿਲਦੇ। 
॥੫੭॥ 
ਕੂਰੋ ਨੇਹੁ ਦੇਹਿ ਧਨ ਜੋਊ। 
ਛੋਡਿ ਚਲਯੋ ਬਸੁ! ਚਲਤਿ ਨ ਕੋਊ। 
ਨਹਿਂ ਜਾਵਹਿ ਇਹ ਸੰਗ ਅਗਾਰੀ। 
ਜਿਨਹਿ ਹੇਤੁ ਨਿਜ ਬਾਜੀ ਹਾਰੀ 
॥੫੮॥ 
ਦੋਹਰਾ: 
ਜਾਨਹਿ ਨਿਜ ਕਾਲਾਂ। 
ਨੈਨਹੀਨ! ਜਿਉ ਜਾਤਿ ਹੈ, ਸਾਮੁਹਿ 'ਅੰਨ੍ਹਾ। 'ਵੱਡੇ ਸਰਪ ਦੇ ਸਾਹਮਣੇ। 
ਸਰਪ ਬਿਸਾਲ” '੫੯॥ 
ਚੌਪਈ: 'ਕਿਰਪਾ ਕਰਕੇ। ?ਮਿਲੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 205 


ਕਰੁਨਾ ਕਰ' ਸਤਿਗੁਰੁ ਜਿਸੁ ਭੇਟੈ?। 

ਤਿਹਕੋ ਲਗਹਿ ਨ ਜਮ ਕੀ ਫੇਟੈ”। ਚੋਟ, ਲਪੇਟ। 
ਕਰਿ ਉਪਦੇਸ਼ ਗਯਾਨ ਦੇ' ਨੈਨਾ!। ਅੱਖਾਂ, ਗਯਾਨ ਰੂਪੀ ਨੈਣ। 
ਸਰਪ ਕਾਲ ਕੋ! ਕਬ ਤਿਹ ਭੈ ਨਾ 'ਮੌਤ ਰੂਪੀ ਸੱਪ ਦਾ। 
॥੬੦॥ 

ਲਾਗੀ ਨਾਮ ਵਿਖੈ ਲਿਵ ਮਨ ਕੀ। 

ਚਿਤ ਤੇ ਪ੍ਰੀਤਿ ਤਜੀ ਤਨ ਧਨ ਕੀ। 
ਪਰਮਾਰਥ ਮਹਿ ਦ੍ਰਿਸ਼ਟਿ ਲਗਾਈ। 

ਜਗ __ਕਾਰਜ ਤੇ ਸ੍ਰਿੱਤਿ ਉਠਾਈ 

॥੬੧॥ 

ਦੇਹਾਦਿਕ ਮਿੱਥਜਾ! ਸਭਿ ਜਾਨੇ। 

ਬਿਸ਼ੈ ਬਾਸ਼ਨਾ ਮਨ ਬਿਸਰਾਨੇ। 

ਨਿਜ ਸਰੂਪ ਜੋ ਭਯੋ ਭੁਲਾਵਾ। 

ਤਿਹ ਜਾਨਨਿ ਕੋ ਚਿਤ ਲਲਚਾਵਾ 

॥੬੨॥ 





ਦਹਰਾ : 

ਸਤਿ ਸੰਗਤ ਕੇ ਸੰਗ ਤੇ, ਦਿਢ' ਹੋਯੋ 
ਅਭਯਾਸ। 

ਗਯੋ ਭੁਲਾਵਾ ਭਰਮ ਕਾ, ਸਹਿਜ ਸੁਖਹਿ 
ਪਰਕਾਸ਼ ॥੬੨॥ 

ਚੌਪਈ: 

ਦੇਹਿ ਦੁਖੀ ਤੇ ਦੁਖ ਨਹਿਂ ਮਾਨਹਿ। 

ਅਨਿਕ ਬਿਲਾਸਨਿ ਸੁਖ ਨਹਿਂ ਜਾਨਹਿਂ। 

ਥਿਰਤਾ ਪਾਇ, ਨ ਡੋਲਹਿ ਸੋਊ। 

ਰਹੇ ਏਕਰਸ ਦ੍ੈਤਹਿ ਖੋਊ ॥੬੪॥ 

ਜਨਮ ਮਰਨ ਤਿਨ ਤੇ ਛੂਟਿ ਗਏ। 

ਹਰਿ ਪਦ ਪਾਇ ਮੁਕਤਿ ਸੋ ਭਏ। 

ਅਸ ਬਿਧਿ ਪਾਧਾ! ਰਿਦੈ ਧਰੀਜੈ। 

ਤਨ! ਅਭਿਮਾਨ ਨ ਮੂਲ ਕਰੀਜੈ 'ਸਰੀਰ ਦਾ। 
॥੬੫॥ 

ਹਰਿ ਸਿਮਰਨ ਕਰਿ ਆਪਾ! ਹਰੀਏ। __ 'ਹੰਕਾਰ, ਮੈ' ਮੇਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹਰਿ ਬਿਨੁ ਅਨਤ ਦ੍ਰਿਸ਼ਟਿ ਨਹਿ 
ਧਰੀਏ। 

ਦੁਰਲਭ ਨਰ ਤਨ ਕਰਹੁ ਸਕਾਰਥਾ। 
ਪੁਨ ਨ ਜਨਮ, ਪਾਵਹਿ ਪਰਮਾਰਥ ? 
॥੬੬॥ 


ਦੋਹਰਾ: 

ਸੁਨਿ ਪਾਧਾ ਪਾਇਨ ਪਰਾ, “ਹੈ ਸਬੰਧਾਂ 
ਮਤਿਮੰਦ। 

ਲਖੀ ਨ ਤੁਵ ਗਤਿ ਜਾਵਹੀ, ਭਾ 
ਅਵਤਾਰ ਮੁਕੰਦ ॥੬੭॥ 

ਚੌਪਈ: 

ਬਦਨ! ਗਿਰਾ ਤਵ” ਜਿਉ” ਕਰਵਾਰਾ”। 
ਗਯਾਨ ਸਾਨ ਪਰ ਤੇ ਖਰ ਧਾਰਾ'। 


ਭਗਤਿ ਮੁਸ਼ਟਿ' ਕੇ ਸੰਗ ਜਟੀ ਸੋ?। 
ਦਿਢ _ਬੈਰਾਗ ਅਕਾਰ _ਘਟੀ! ਸੋ 
॥੬੮॥ 

ਜੋ ਸੂਰਾ ਇਸ ਸਨਮੁਖ ਧਾਵਹਿ। 
ਅੰਗ ਅਗਯਾਨ ਤਾਹਿ ਕਟ ਜਾਵਹਿ। 
ਨਿਜ ਸਰੂਪ ਕੀ ਲਖਤਾ ਹੋਈ। 

ਤਿਹ ਭਟ ਮਿਲਯੋ ਸੁਰਗ ਸੁਖ ਸੋਈ 
॥੬੯॥ 

ਬਿਸ਼ੈ ਫਸੇ ਕਾਤੁਰ!' ਡਰਪਾਹੀਂ। 

ਬਿਮੁਖ ਭਏ ਨਹਿ ਧੀਰ ਧਰਾਹੀਂ। 

ਗਯੋ ਲੋਕ, ਪਰਲੋਕ ਬਿਗਾਰਾ। 

ਰਣ ਤਨ ਮਾਨੁਖ _ਪਿਛ _ਪਗਧਾਰਾ 
॥੭੦॥ 

ਦੋਹਰਾ: 
ਅਕਸਮਾਤ! ਕਰਨਾ? ਕਰੀ, ਦੇਖਿ ਦੀਨ 
ਗਤਿਦਾਨਾਂ। 
ਲਿਵਲਾਗੀ ਮਨ ਭਜਨ ਕੀ, ਸੁਨੇ ਬੈਨ 
ਜਬ ਕਾਨ ॥ ੭੧॥ 


206 





'ਮੁਖ ਦੀ। “ਤੇਰੀ ਬਾਣੀ। “ਤਲਵਾਰ। 


ਗਜਾਨ ਦੀ ਸਾਣ ਉਤੇ ਉਸ ਦੀ ਧਾਰ ਤਿੱਖੀ 
ਹੋਈ ਹੈ। 

'ਭਗਤੀ ਦੀ ਮੁੱਠ ਨਾਲ। “ਉਹ ਜੜੀ ਹੋਈ ਹੈ। 
'ਘੜੀ ਹੋਈ ਹੈ। 


'ਦੌੜੇ। 


'ਨੁੱਖਾ ਸਰੀਰ (ਰੂਪੀ) ਯੁੱਧ (ਵਿੱਚ) ਪਿੱਛੇ ਪੈਰ 
ਹਟਾ ਲਿਆ। 

!ਅਚਨਚੇਤ। “ਕਿਰਪਾ। ਮੁਕਤੀ ਦਾਤੇ ਨੇ (ਪਾਂਧੇ 
ਨੂੰ) ਨਿੰਮੂਤਾ ਵਿੱਚ ਵੇਖ ਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੌਪਈ: 

“ਤਵ ਕਪੋਲ” ਕਲ” ਬੋਲ ਅਮੋਲਹਿ। 
ਜਿਉ” ਤਾਲੀ' ਗੁਨ ਕੁਲਫਹਿ? ਖੋਲਹਿ। 
ਵਾਕ ਅਨੋਚਿਤ' ਮੈ' ਜੁ ਬਖਾਨੇ। 

ਛਿਮਾ ਕਰਹੁ, ਅਬ ਸ਼ੀ ਪੁਭੁ ਜਾਨੇ!” 


॥੭੨॥ 
ਅਸ ਕਹਿ ਵਾਰਵਾਰ ਪਦਬੰਦਨਾ। 
“ਤੁਝ ਦਰਸ਼ਨ ਤ੍ਰੈ ਤਾਪ! ਨਿਕੰਦਨ। 


ਨਾਮ ਧਰਾਯੋ ਕਾਲੂ ਨੌਦਨ। 

ਨਰ ਤਾਰਨ ਕਲਿਕੇ!' ਮਤਿ ਮੰਦਨ” 
॥੭੩॥ 

ਬਹੁਰੋ ਭਯੋ ਤੂਸ਼ਨੀ' ਪਾਧਾ। 

ਉਰ ਲਖਿ ਕਰ ਸੁਖ ਅਕਥੁ ਅਗਾਧਾ। 
ਭਾ ਅਨੰਦ ਮੂਕੰ ਮਿਠਿਆਈ'। 


ਤਤਬੇਤਨ ਕੀ' ਪਦਵੀ?” ਪਾਈ ॥ ੭੪॥ 


207 





ਆਪ ਦੀਆਂ। “ਗਲ੍ਹਾਂ। 'ਸੁੰਦਰ। 


/ਕੁੰਜੀ ਭਾਵ, ਬਾਣੀ। “ਜੰਦਰਾ ਗੁਣਾਂ ਰੂਪੀ। 
!ਅਯੋਗ। 

ਹੁਣ (ਤੁਹਾਨੂੰ) ਪ੍ਰਭੂ ਸਿਵਾਤਾ ਹੈ। (ਅ) ਜਾਨੇ 
ਜਨ-ਦਾਸ ਨੂੰ। 

'ਘੜੀ ਮੁੜੀ ਮੱਥਾ ਟੇਕਿਆ ਹੈ। 

'ਆਧ-ਮਨ ਦੀ ਪੀੜਾ, ਵਿਆਧ-ਸ਼ਰੀਰਕ ਦੁਖ, 
ਉਪਾਧ-ਉਤੋ” ਦੀਆਂ ਵਿਪਦਾਂ। (ਵਿਸ਼ੇਸ਼ ਲਈ 
ਦੇਖੋ ਦੂਜੇ ਅਧਯਾਯ ਦੇ ਦੂਜੇ ਛੰਦ ਦੇ ਪਦਾਰਥ)। 


ਕਲਜੁਗ ਦੇ। 
!ਚੁਪ। 
'ਜਿਵੇਂ) ਗੁੰਗਾ ਮਿਠਾਈ (ਖਾ ਕੇ ਆਨੰਦ ਹੁੰਦਾ ਹੈ 


ਐਉਂ) ਆਨੰਦ ਹੋਇਆ। 
ਗਜਾਨੀਆਂ ਦਾ। “ਦਰਜਾ। 


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੂੰਥ ਪੂਰਬਾਰਧੇ “ਗੋਪਾਲ ਪਾਂਧੇ ਪ੍ਰਤਿ ਉਪਦੇਸ਼” ਪ੍ਰਸੰਗ 


ਬਰਨਨੇ ਨਾਮ ਖਸ਼ਟਮੋ ਅਧਯਾਯ ॥੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 208 


੭. [ਬਾਲ ਲੀਲ੍ਹਾ, ਪਿਤਾ ਪੁਤਿ ਸਪਤ ਸ਼ਲੋਕੀ ਗੀਤਾ ਦੇ ਅਰਥ ਸੁਨਾਏ] 





(ਸ਼ੀ ਗੁਰ ਗੁੰਥ ਮੰਗਲ) ॥੧॥ 

(ਸਪਤ ਸ਼ਲੋਕੀ ਗੀਤਾ ਦੇ ਅਰਥ ਸੁਣਾਏ) ॥੩੧॥ 

ਕਬਿੱਤ: 

ਦਯੋਤ ਕਰ ਚੰਡ ਮਹਿਂ, ਨੀਤਿ ਨ੍ਰਿਪ ਦੰਡ ਮਹਿ 

ਦਾਨ ਗਜ ਗੰਡ ਮਹਿੰ, ਸ਼ੋਭਤਿ ਅਪਾਰ ਹੈ। 

ਦਯੋਤ=ਸੂਰਜ। [ਸੰਸ. ਆਦਿਤਯਾ (ਅ) ਦਯੋਤ=ਧੁੱਪ] (ਅ) ਤੁਕ ਦਾ ਦੂਜਾ ਅਰਥ-ਧੁੱਪ ਦੀਆਂ 
ਰਿਸ਼ਮਾਂ ਵਿਚ ਜਿਵੇ' ਤੇਜ ਸੁਭਾਇਮਾਨ ਹੁੰਦਾ ਹੈ। ਕਰ=ਕਿਰਣ। ਚੰਡ=ਤੇਜ, ਤ੍ਰਿੱਖਾਪਨ, ਗਰਮੀ। 
ਮਹਿਂ-ਵਿੱਚ। ਨੀਤਿ=ਰਾਜ ਨੀਤੀ, ਮੁਰਾਦ ਏਥੇ ਇਨਸਾਫ ਤੋ” ਹੈ ਕਿ ਅਨੀਤੀ ਦਾ ਦੰਡ ਨਾ ਦੇਵੇ, 
ਨੀਤੀ ਨਾਲ ਦੰਡ ਦੇਵੇ। ਨ੍ਰਿਪ=ਰਾਜਾ। ਦੰਡ=ਸਜ਼ਾ। 

ਦਾਨ=ਦਾਨ ਦੇਣਾ, ਮੁਰਾਦ ਚੋਣ ਤੋ ਹੈ। ਗਜ=ਹਾਥੀ। ਗੰਡ=ਗੱਲ੍ਹ, ਰੁਖਸਾਰਾ, ਮੂੰਹ ਦਾ ਇਕ ਪਾਸਾ, 
ਪੁੜਪੁੜੀ ਤੋਂ ਲੈ ਗਲ੍ਹਾਂ ਸਮੇਤ ਨੂੰ ਆਖਦੇ ਹਨ।ਹਾਥੀ ਦੇ ਗੰਡਸਥਲ ਤੋ ਮਦ ਚੋਂਦਾ ਹੈ। 

ਹਵੀ' ਜਿਮ ਖੀਰ ਮਹਿਂ, ਧੀਰ ਜਿਮ ਬੀਰ ਮਹਿ 

ਸੀਰ ਜਿਮ ਨੀਰ ਮਹਿਂ ਹੋਤਿ ਸੁਖਕਾਰ ਹੈ। 

ਹਵੀ=ਘਿਉ, ਥਿੰਧਾਈ, ਜੋ ਦੁੱਧ ਵਿਚ ਹੁੰਦੀ ਹੈ। [ਸੰਸ: ਹਵਿਸ੍=ਘਿਉ]। ਖੀਰ=ਦੁੱਧ। [ਸੰਸ. 
ਕਸ਼ੀਰ]। ਧੀਰ=ਧੀਰਜ। ਬੀਰ=ਸੂਰਮਾ। 'ਪਾ:-ਘੀਵ। 

ਸੀਰ=ਸੀਤਲਤਾ, ਸੀਅਰਾਪਨ, ਨੰਢ। ਨੀਰ=ਪਾਣੀ। 

ਮੋਖ ਤਤਬਿੰਦ ਮਹਿਂ, ਜਾਨ ਨਿਰਧਾਰ ਹੈ। 

ਜੌਨਹ=ਚਾਂਦਨੀ। ਇੰਦ=ਚੰਦੂਮਾਂ। ਅਰਬਿੰਦ=ਕਮਲ। 

ਤਤਬਿੰਦ=ਤਤਵੇਤਾ। [ਸੰਸ. ਤਤ=ਅਸਲੀਅਤ। ਵਿੰਦ=ਜਾਨਣ ਵਾਲਾ, ਧਾਤੂ ਵਿਦ੍=ਜਾਣਨਾ]। 
ਨਿਰਧਾਰ=ਨਿਸ਼ਚੇ, ਨਿਰਣੇ ਕਰਕੇ ਸਿੱਧ ਹੋ ਚੁਕੀ ਗਲ। [ਸੰਸ. ਨਿਰ੍ਧਾਰ]। 

ਸੂੱਛ ਜਸ ਦਾਨ ਮਹਿੰ, ਤਾਨ ਜਿਮ ਗਾਨ ਮਹਿੰ 

ਗੁੱਥ ਗਰੁ ਗਜਾਨ ਮਹਿ, ਤੈਸੇ ਰਸ ਸਾਰ ਹੈ ॥੧॥ 

ਸੂੱਛ ਜਸ=ਨਿਰਮਲ ਜਸ, ਨਿਰਮਲ ਕੀਰਤੀ। (ਅ) ਜੈਸੇ ਸੂੱਛਤਾ ਦਾਨ ਦੀ ਸਫਲਤਾ ਦਾ ਮੂਲ ਹੈ। 
(ਏ) ਦਾਨ ਵਿਚ ਸੂੱਛ ਕਲਯਾਨ ਜਿਵੇਂ ਹੈਂ। ਤਾਨ=ਸੁਰ, ਧੁਨ, ਸੁਰਾਂ ਦਾ ਫੈਲਾਵ, ਲਯ ਦਾ ਵਿਸਥਾਰ, 
ਮੂਰਛਨਾ ਆਦਿ ਦੁਆਰਾ ਰਾਗ ਦਾ ਵਿਸਥਾਰ। (ਅ) ਤਾਨ=ਗਯਾਨ ਦਾ ਵਿਸ਼ਯ। ਗਾਨ=ਗਾਯਨ, 
ਗਾਉਣ-ਤੁਕ ਦਾ ਅਰਥ ਜੀਕੂੰ ਗਾਯਨ ਵਿਚ ਗਯਾਨ ਦਾ ਵਿਸ਼ਾ ਹੁੰਦਾ ਹੈ। 

ਰਸ=ਸੁਆਦ। ਸਾਰ=ਸ੍ਰੇਸ਼ਟ ਤੱਤ, ਸ੍ਰੇਸ਼ਟ ਰਸ, (ਅ) ਭਾਵ-ਆਤਮ ਰਸ (ਏ) ਤੁਕ ਦਾ ਦੂਸਰਾ 
ਅਰਥ-ਤੈਸੇ ਗੁਰੂ ਗੂੰਥ ਸਾਹਿਬ ਵਿਚ ਗਜਾਨ ਸਾਰ ਰਸ ਹੈ। 


ਅਰਥ: 

(ਜਿਸ ਤਰ੍ਹਾਂ) ਸੂਰਜ ਦੀਆਂ ਕਿਰਨਾਂ ਵਿਚ ਤੇਜ, ਰਾਜੇ ਦੇ ਦੰਡ ਵਿਚ ਨੀਤੀ, ਹਾਥੀ ਦੇ ਗੰਡਾਂ 
ਵਿਚੋਂ (ਮਦ) ਚੋਣਾਂ, ਬਹੁਤ ਸ਼ੋਭਾ ਪਾਉਂਦੇ ਹਨ। 

ਜਿਸ ਤਰ੍ਹਾਂ ਦੁੱਧ ਵਿਚ ਘਿਉ, ਜਿਵੇ' ਸੂਰਮੇ ਵਿਚ ਧੀਰਜ, ਜਿਵੇਂ ਪਾਣੀ ਵਿਚ ਸੀਤਲਤਾਈ 
ਸੁਖਦਾਈ ਹੁੰਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 209 


ਕਿ ਨਿਸ਼ਚੇ (ਸੁਭਾਇਮਾਨ ਹੁੰਦੀਆਂ) ਹਨ। 

ਜਿਸ ਤਰ੍ਹਾਂ ਦਾਨ ਦੇਣ ਵਿਚ ਨਿਰਮਲ ਜਸ (ਸੁਭਾਇਮਾਨ ਹੁੰਦਾ ਹੈ), ਜਿਵੇ ਗਾਉਣ ਵਿਚ 
ਤਾਨਾਂ (ਹੁੰਦੀਆਂ ਹਨ,) ਤਿਵੇ ਸ੍ਰੀ ਗੁਰੂ ਗੁੰਥ ਸਾਹਿਬ ਦੇ ਗਜਾਨ ਵਿਚ ਸ੍ਰੇਸ਼ਟ ਰਸ (ਪੂਰਣ 
ਸੁਭਾਇਮਾਨ) ਹੈ। 





ਭਾਵ: 

ਕਵਿ ਜੀ ਨੇ ਪਹਿਲੇ ਦ੍ਰਿਸ਼ਟਾਂਤ ਦਿੱਤੇ ਹਨ ਜੋ ਚਾਰ ਪੁਕਾਰ ਦੇ ਹਨ। ੧. ਜੋ ਸ਼ੋਭਾ ਦੇਂਦੇ ਹਨ:- 
ਜਿਵੇ' ਦੰਡ ਨੀਤੀ ਬਿਨਾ ਸ਼ੋਭਨੀਕ ਨਹੀਂ, ਧੁੱਪ ਨਿੰਘ ਬਿਨਾਂ ਸ਼ੋਭਨੀਕ ਨਹੀਂ। ੨. ਸੁਖਦਾਈ ਤੇ 
ਸਫਲ:- ਦੁੱਧ ਵਿੱਚੋਂ ਘਿਉ ਨਾਂ ਨਿਕਲੇ ਤਾਂ ਕਿਸ ਕੰਮ। ੩. ਜੋ ਨਿਸ਼ਚੇ ਹਨ:- ਜੈਸੇ ਚੰਦ ਵਿਚ 
ਚਾਂਦਨੀ, ਕਮਲ ਵਿਚ ਸੁਗੰਧੀ, ਤਤਵੇਤੇ ਵਿਚ ਮੁਕਤਿ ਹੋਣ ਤੇ ਮੁਕਤਿ ਕਰਨ ਦੀ ਸ਼ਕਤੀ। ੪. 
ਜੋ ਆਪੋ ਵਿਚ ਅੱਡ ਨਹੀਂ ਹੋ ਸਕਦੇ ਤਦਰੂਪਤਾ ਕਰਕੇ, ਜੈਸੇ:- ਦਾਨ ਤੋ" ਜਸ, ਗਾਉਣ ਤੋ 
ਤਾਨਾਂ। ਇਨ੍ਹਾਂ ਚੌਹਾਂ ਹੀ ਪ੍ਰਕਾਰਾਂ ਕਰਕੇ ਸ਼੍ਰੀ ਗੁਰੂ ਗੁੰਥ ਜੀ ਵਿਚ ਜੋ ਗਯਾਨ ਹੈ, ਉਹ ਰਸ 
ਭਰਪੂਰ ਹੈ। ਨਿਰਸ ਗਯਾਨ ਗੁਰੂ ਗੁੰਥ ਸਾਹਿਬ ਜੀ ਦਾ ਗਯਾਨ ਨਹੀਂ ਹੈ। 

ਮੁਰਾਦ ਇਹ ਹੈ ਕਿ ਸ਼੍ਰੀ ਗੁਰੂ ਗੂੰਥ ਸਾਹਿਬ ਦੇ ਗਯਾਨ ਵਿਚ ਜੋ ਸ੍ਰੇਸ਼ਟ ਰਸ ਹੈ, ਉਹ ਗਯਾਨ 
ਨਾਲ ਤਦਰੂਪ ਹੈ, ਨਿਸ਼ਚੇ ਹੈ, ਸੁਖਦਾਈ ਹੈ, ਅਰ ਅਤੀ ਸ਼ੋਭਾ ਵਾਲਾ (ਸੁੰਦਰ) ਹੈ। 

ਸ਼ੀ ਬਾਲਾ ਸੰਧੁਰੁ ਵਾਚ ॥ 

ਦੋਹਰਾ: 

ਸਹਿਜ ਸੁਭਾਇਕ ਮੁਕਤਿਦਾ, 

ਆਵਤਿ ਭਏ ਅਵਾਸ। 

ਪਦ ਨੂਪਰ ਕਟ ਕਿੰਕਨੀ', 

ਸ਼ਬਦ ਹੋਤਿ ਪਰਕਾਸ਼? ॥੨॥ 

ਚੌਪਈ: 

ਮਾਤ ਬਿਲੋਕਤਿ ਬੈਨ ਅਲਾਯੋ। 

“ਬਿਨਾ ਪੁਦੋਖ' ਸਦਨ ਚਲਿ ਆਯੋ। /ਸੰਧਯਾ ਪਈ ਤੋ” ਪਹਿਲੇ। 

ਤੋਰ ਤਾਤ! ਤਾੜਹਿਗੋ? ਤਾਤਾ”! /ਪਿਤਾ। “ਤਾੜੇਗਾ। 'ਹੇ ਪੁੱਤ ! 

ਹਿਤ ਕਰਿ ਪਢਹੁ ਨ, ਖੇਲਹਿ ਰਾਤਾ” 

॥੨੩॥ 

ਨੈਨ ਨੀਰ ਬਾਰਿਕ ਕੀ ਨਯਾਈਂ। 

ਅਵਨੀ ਖਨਤਿ' ਸੰਤ ਸੁਖਦਾਈ। 

ਕਰ ਸੋ ਕਰ ਗਹਿ ਕਰਿ ਪੁਨ ਮਾਤਾ। 

ਅੰਕ _ਬਸਾਇ! ਕਹਯੋ _ਬਹੁ __ਭਾਂਤਾ 

॥੪|| 

“ਭੂਖਨ ਅਵਰ ਦੇਹਿਂ ਘਰਿਵਾਈ। 

ਭੋਜਨ ਮਧੁਰ ਲੇਹੁ ਨਿਤ ਖਾਈ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 210 


ਜੇ ਅਬ ਪਢਹਿਂ ਪੀਤ ਕਰਿ ਲੇਖਾ। 

ਕਾਰਜ ਆਵਹਿ ਹੋਇ ਵਿਸ਼ੇਖਾ!` 

॥੪॥ 

ਦੋਹਰਾ: 

ਅਜਰ' ਮਾਂਝ ਬਿਚਰਤਿ ਬਹੁਰ, ਸੰਝ 

ਭਈ ਜਿਹ ਕਾਲ ॥ 

ਕਾਲੂ ਆਲਯ ਆਇ ਪਿਖਿ, ਲੋਚਨ 'ਪਿਅਰੇ ਨੇਤ੍ਹਾਂ ਵਾਲੇ ਕ੍ਰਿਪਾਲੂ (ਗੁਰੂ ਜੀ ਨੂੰ)। 

ਲਾਲ ਕ੍ਰਿਪਾਲ! ॥੬॥ 

ਚੌਪਈ: 

ਪੇਮ ਮੋਦ ਸੋ' ਗਰੇ ਲਗਾਯੋ ॥ 

ਬੈਸ ਮੰਚ ਪਰ ਅੰਕ ਬਸਾਯੋ। 

“ਪਢਯੋ ਆਜ ਜੋ ਮੁਝੇ ਸੁਨਾਇ। 

ਕੋ ਬਿਧਿ ਪਾਂਧਾ ਤੁਝਹਿ ਪਢਾਇ?? 

॥੭॥ 

ਸੁਨਿ ਕਰਿ ਪਿਤਾ ਬਚਨ ਨਿਜ ਕਾਨਨ। 

ਕੇਤਿਕ ਪੈੜੇ! ਕਹਿ ਕਮਲਾਨਨ”। /'ਪਹਾੜੇ। “ਕਵਲ _ਵਰਗੇ ਮੁਖੜੇ ਵਾਲੇ ਨੇ 
ਸੁਣਾਏ। 





ਹਿਤੂ ਹੁਤੇ ਸੋ ਬਾਰਿਕ ਆਏ। 
ਪੁਨ ਉਠਿ ਕਰਿ ਤਿਨ ਸੰਗ ਸਿਧਾਏ 


॥੮॥ 
ਖੇਲਣ ਲਗੇ ਬੀਥਕਾ ਮਾਂਹੀ!। 

ਚੰਦ ਚਾਂਦਨੀ ਪੂਰਨ ਜਾਂਹੀ। 

ਸ਼ੀ ਮੁਖ ਨਾਨਕ ਭਨਹਿ ਕਹਾਨੀ। 
ਭਜਨ ਭਗਤਿ ਸੋ ਮਿਲੀ ਜੁ ਬਾਨੀ! 
॥੯॥ 

ਜੀ. 

ਮਧੁਰ! ਸੁਧਾ ਸਮ ਬਚਨ ਸੁਨਿ, ਤੂਸ਼ਨ 
ਹੋਵਹਿ ਬਾਲ। 

ਹਿਤ ਤੇ ਤ੍ਰਿਪਤ ਨ ਚਿਤ ਬਿਥੈ, 
ਚਾਹਹਿਂ ਚੈਂਪ ਬਿਸਾਲ ॥੧੦॥ 
ਚੌਪਈ: 

ਜੀਹ' ਕਮਾਨ ਬਚਨ ਜਿਉ ਬਾਨਾ?। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮਧੁਰਾਈ ਮਧ! ਭਲਕ” ਸਮਾਨਾ। 
ਤੀਖਨ ਕਰੇ ਸਾਨ ਚਤੁਰਾਈ'। 

ਨਾਨਾ _ਉਕਤਿਨਿ!' ਪੰਖ ਸੁਹਾਈ 
॥੧੧॥ 

ਬਾਲ ਸ੍ਰਿੰਦ ਹਿਰਦਾ! ਲਛ” ਭੇਦਾ”। 


ਭਏ ਲਟੂਹਾ! ਹੋਇ ਅਖੇਦਾ”। 

ਤਜਿ ਕਰਿ ਸੰਗ ਸਦਨ ਨਹਿ ਜਾਵਹਿਂ। 
ਮਾਤ ਪਿਤਾ ਤਬ ਆਨਿ ਬੁਲਾਵਹਿਂ 
॥੧੨॥ 

ਗਹਿ ਕਰਿ ਲੇ ਜਾਵਹਿਂ ਬਰਿਆਈ'। 
ਤਜਿ ਨਹਿਂ ਸਕਈ ਮਨ ਬਿਰਮਾਈ'। 
ਰੁਚਿਰ ਬਚਨ ਕੀ ਰੁਚਿ ਅਧਿਕਾਈ। 
ਸੁਨਿ ਸੁਨਿ ਪੁਨ ਮਨ ਹੋਤਿ ਸਵਾਈ 


॥੧੩॥ 
ਪ੍ਰਵੇਸ਼ਟਿਤਿ!' ਬਾਰਿਕ ਚਹੁ' ਪਾਸਾ। 


ਪੁੰਨਵਾਨ ਜਿਨ ਕੇ' ਅਘ' ਨਾਸ਼ਾ। 
ਨਾਨਕ ਬੈਸਹਿ ਬੀਚ ਬਿਰਾਜਹਿ। 

ਬਚ ਸੁਨਿ ਜਿਨਹਿ ਸੁਧਰਮਾ' ਲਾਜਹਿ 
॥੧੪॥ 

ਬਦਨ! ਬਿਲੋਕਹਿਂ2” ਨਿਜ ਨਿਜ ਦਿਸ? 
ਸੋ“। 

ਲਖਹਿਂ ਕੰਡ ਕੋ ਨਹਿਂ ਤਹਿ ਸਿਸ' ਸੋ। 
ਸਭਿ ਮਨ ਜਾਨਹਿਂ -ਮੁਝੇ ਸੁਨਾਵਹਿਂ-। 
ਰੋਕ ਰਿਖੀਕ! ਸੁਨਹਿੰ ਮਨ ਭਾਵਹਿੰ 
॥੧੫॥ 

ਦਹਰਾ : 

ਮਿਲਿ ਬਾਲਿਕ ਸੋ ਖੇਲਤੇ, 

ਚਲਿ ਆਏ ਨਿਜ ਧਾਮ। 

ਅੰਨ ਖਾਇ ਕਰ ਮਾਤ ਤੇ, 

ਸੂਤੇ ਤਨ ਅਭਿਰਾਮ' ॥੧੬॥ 

ਚੌਪਈ: 


211 





'ਵਿੱਚ ਮਿੱਠਤ। 2ਚਿੱਲਾ। 
'ਚਤੁਰਾਈ ਰੂਪੀ ਸਾਣ ਤੇ। 
'ਯੁਕਤੀਆਂ। 


ਸਾਰੇ ਬਾਲਾਂ ਦਾ ਹਿਰਦਾ ਰੂਪ। ?ਨਿਸ਼ਾਨਾ। 


`ਵਿਨ੍ਹਿਆਂ ਗਿਆ। 
'ਮੋਹਿਤ। “ਦੁਖ ਰਹਿਤ। 


।ਧਿੰਗੋਜੋ ੀ। 
'ਮਨ ਮੋਹਿਤ ਹੋ ਰਿਹਾ ਹੈ। 


ਘੇਰੇ ਹੋਏ। 
'ਪਾਪ। "ਪਾਠਾਂਤ੍ੂ-ਜਿਹਕੇ-ਬੀ ਹੈ। 


“ਇੰਦਰ ਸਭਾ। 

'ਮੁਖ। “ਦੇਖਦੇ ਹਨ। ਆਪੋ ਆਪਣੀ ਤਰਫ। 
“ਉਹ (ਬਾਲ)। 

/ਬੱਚੇ। 


'ਇੰਦੀਆਂ ਨੂੰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 212 





ਜਾਮ ਜਾਮਨੀ' ਜਾਗਨ ਨੇਮਾ। 

ਜਬ ਕਾ ਤਨ ਧਰਿ ਦਾਨੀ ਛੇਮਾ'। 'ਮੁਕਤੀਦਾਤੇ ਨੇ। 

ਭੋਰ ਭਈ ਕੀਨੋ ਇਸ਼ਨਾਨਾ। 

ਪਟ ਪਹਿਰੇ ਸੁੰਦਰ ਬਿਧਿ ਨਾਨਾ 

॥੧੭॥ 

ਦਿਵਸ ਚਰੇ ਕਾਲੂ ਗਹਿ ਹਾਥਾ। 

ਲੈ ਚਟਸਾਰ ਚਲਯੋ ਨਿਜ ਸਾਥਾ। 

ਪਾਂਧੇ ਸੋ ਬੋਲਯੋ ਹਿਤ ਧਰਿਕੈ। 

“ਦੇਹੁ ਪਢਾਇ ਰਿਦੇ ਰੁਚਿ ਕਰਕੇ ? 

॥੧੮॥ 

ਸੁਨਿ ਬੋਲਯੋ ਮਨ ਸੋ! ਕਰਿ'ਂ ਬੰਦਨ। __ 'ਉਹ (ਭਾਵ ਪੰਡਤ)। 'ਮੇ-ਪਾਠਾਂੜ੍ਰ ਹੈ। 

“ਬਿਦਿਆ __ ਨਿਪੁਨੰ! __ ਕੁਮਤਿ? 'ਚਤੁਰ। “ਖੋਟੀ ਬੁੱਧੀ ਦੇ। 'ਨਾਸ਼ ਕਰਨ ਵਾਲੇ। 

ਨਿਕੰਦਨਾ। 

ਇਸ ਤੇ ਅਧਿਕ ਜੁ ਹੋਇ ਪਢਾਵੈ। 

ਜਗਤ ਮਾਂਹਿ ਸਮ ਕੋ ਨ ਦਿਸਾਵੈ' 'ਪਾਠਾਂਤੂ-ਜਗ ਮਹਿਂ ਸਮ ਕੋ ਕੌਨ ਦਿਸਾਵੇ। 

॥੧੯॥ 

ਦਹਰਾ: ਪੁੱਤੂ। 

ਸੁਤ ਕੋ ਸੁਤ ਨਹਿ ਜਾਨਯਿ, ਹੈ ਕਿਹ 

ਕੋ ਅਵਤਾਰ। 

ਬਿਨਾ ਪਢੇ ਹੀ ਪਢਿ ਰਹਯੋ, ਸਭਿਨਿ 

ਪਢਾਵਨ ਹਾਰ ॥੨੦॥ 

ਚੌਪਈ: 

ਇਸ ਪਢਨੇ ਕੇ ਪਰਹੁ ਨ ਖਯਾਲੇ। 

ਸਭਿ ਕਰਤਾ ਜੋ ਬਿਦਯਾ ਜਾਲੇ”। 'ਸਮੂਹ। 

ਦੀਪ ਦਿਪਾਇ' ਬ੍ਰਿਤਾਸ 27] __ ਜੈ ਕੋਈ) ਦੀਵਾ ਬਾਲੇ। “ਸੂਰਜ ਦੇ ਸਾਹਮਣੇ। 
“ਪਾਠਾਂਤੂ-ਸਹਾਈ। 

ਤਮ! ਹਰਿਬੇ ਕੋ ਨਰ ਉਦਤਾਈ? 'ਅਨ੍ਹੇਰਾ। “ਉਦਮ ਕਰੇ। 

॥੨੧॥ 

ਦੀਪਕ ਤੇ ਕਯਾ ਹੁਇ ਪਰਕਾਸ਼ਾ। 

ਫੀਕੀ ਪੁਭਾ! ਪੰਰੈ ਅਗਿ ਤਾਸਾ?। ” 'ਪ੍ਰਕਾਸ਼। “ਤਿਸ (ਸੂਰਜ) ਦੇ ਅੱਗੇ। 

ਸੁਤ ਉਸਤਤਿ ਸੁਨਿ ਸ਼ੂਤਿ ਮਹਿੰ ਕਾਲੂ। 

ਬਿਨ ਸ਼ਰਧਾ ਉਰ ਹਰਖ ਬਿਸਾਲੂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 213 





॥੨੨॥ 

ਹਟਿ ਕਰਿ ਘਰ ਆਵਤਿ ਭਾ ਸੋਊ। 
ਕਰਨ ਲਗਯੋ ਕਾਰਜ ਨਿਜ ਜੋਊ। 
ਸ਼ੀ ਨਾਨਕ ਕੀ ਇੱਛਾ ਜਹਿੰਵਾ। 
॥੨੩॥ 

ਦੋਹਰਾ; 'ਚੌੜਾ। 'ਪ੍ਰਕਾਸ਼ਮਾਨ। 'ਕਰਾਂਤੀ। 

ਮਸਤਕ ਆਯੁਤਿ' ਦਿਪਤਿ? ਦੁਤਿ” 

ਚਿਤ ਮੋਹਤਿ ਨਰ ਬਾਲਾ। /ਪੁਰਖਾਂ ਤੇ ਇਸਤ੍ਰੀਆਂ ਦਾ। 

ਕਮਲ ਦਲਨ! ਸੇ ਦ੍ਰਿਗ! ਲਲਿਤ” 'ਕਵਲ ਪੱਤੂ। “ਅੱਖਾਂ। 'ਸੁੰਦਰ। 

ਆਲਯ ਲਾਜ, ਬਿਸਾਲ2 ॥੨੪॥ ਸ਼ਰਮ ਦਾ ਘਰ। “ਬੜੀਆਂ। 

ਚੌਪਈ: ਦੰਦਾਂ ਦੀ। “ਹੋਠਾਂ। ”ਵਿਚ। 

ਦਸਨ! ਦਮਕ ਅਧਰਨ?£ ਮਧ” ਐਸੇ। 

ਗਿਰਾ ਸਦਨ! ਹੀਰਾਵਲਿ? ਜੈਸੇ। ਸਰਸਵਤੀ ਦੇ ਘਰ। “ਹੀਰਿਆਂ ਦੀਆਂ ਲੜੀਆਂ। 
ਭੁਜ! ਸੁੱਦਰ ਕਰਿ ਸਜਤਿ ਕਿਯੂਰਾ?। __'ਬਾਹਾਂ। “ਬਹੁੱਟੇ। 

ਕਲ! ਕੁੰਡਲ ਸ਼੍ਰੋਨਨਿ” ਛਬਿ ਰੂਰਾ” 'ਸੁੰਦਰ। “ਕੰਨਾਂ ਵਿਚ। 'ਸੁਹਣੀ ਛਬੀ ਦੇ ਰਹੇ 
॥੨੫॥ ਹਲ। 

ਜਿਹ ਹੇਰਹਿਂ ਕਰੁਨਾ ਕੀ ਕੋਰਾ। /ਮਿਹਰ ਦੇ ਮਟੱਕੇ ਨਾਲ। 

ਤਾਂਹਿ ਭਵੋਦਿਧਿ' ਤੇ ਦੇ' ਧੋਰਾ?। ਸੰਸਾਰ ਸਾਗਰ। “ਆਸਰਾ। 

ਇਕ ਬਾਸੁਰ ਕਾਗਦ ਕੁਛ ਲੀਨੇ। 

ਲਘੁ ਪੋਥੀ ਸੀ ਕਰਹਿ ਅਸੀਨੇ ॥੨੬॥ 

ਜਿਹ ਜਿਹ ਕੁਲ ਉਪਜਹਿ ਜੋ ਜੋਊ ॥ 

ਦੇਖਿ ਵਡਨ ਸਿਸੁ ਖੇਲਹਿ ਸੋਊ। 

ਕਰ ਮਹਿ ਗਹੇ ਕਰਹਿ' ਤਿਉ” ਲੀਲਾ ॥ 

ਪਤਿਤ _ਉਧਾਰਨਿ _ਬਿਰਦ _ਗਹੀਲਾ! 'ਗੁਹਨ ਕਰਨ ਵਾਲੇ। 

॥੨੭॥ 
ਦੋਹਰਾ 


ਕਾਲੂ ਚਲਿ ਤਿਸ ਕਾਲ ਮਹਿਂ, ਆਇ 
ਲਾਲ ਕਲ! ਦੇਖਿ। 

ਬੋਲਯੋ ਬੋਲ ਬਿਲਾਸ ਕੇ, ਪੇਮ ਧਰੇ 
ਜਿਉ ਬੇਖ ॥੨੮॥ 

ਚੌਪਈ: 


ਸੁੰਦਰ ਪੁੱਤੁ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 214 





“ਕਹਹੁ ਤਾਤ ! ਕਾਗਦ ਕਰ ਲੀਨੇ। 

ਕਯਾ ਤੁਮ ਪਢਹੁ _ਸਿਸੁਨਿ ਮਹਿ” 'ਬੱਚਿਆਂ ਵਿਚ। 

ਭੀਨੇ ? 

ਨੈਕ ਨ ਇਤ ਉਤ ਹੇਰਤਿ ਕਾਹੁ”। ਥੋੜਾ ਬੀ ਕਿਤੇ ਇਧਰ ਉਧਰ ਨਹੀਂ' ਵੇਖਦੇ। 
ਰਿਦਾ ਲਗਾਯੋ ਕਾਗਦ ਮਾਂਹੂ" ॥੨੬॥ _'ਪਾਠਾਂਤ੍ਰ-ਰਿਦਾ ਲਗਜੋ ਕਾਗਰ ਕੇ ਮਾਂਹੀ। 
ਜਿਉ' ਪੰਡਤ ਬੇਦਾਂਤ ਬਿਚਾਰਤਿ। 

ਨੈਕ ਨ ਮਨ ਕੋ ਕਿਤਹੂੰ ਟਾਰਤਿ। ' 

ਸੁਨਿ ਕਰਿ ਪਿਤਾ ਬਚਨ ਕੋ ਬੋਲੇ। 

ਸੰਪਟ ਬਿੱਦੂਮ' ਅੰਮ੍ਰਿਤ ਖੋਲੇ ॥੩੦॥ _'ਮੁੰਗਿਆਂ ਦਾ ਡੱਬਾ, ਭਾਵ ਮੂੰਹ ਖੋਲ੍ਹਿਆ। 
“ਸਪਤ ਸ਼ਲੋਕੀ ਪਢਿ ਹੈ' ਗੀਤਾ। 

(ਸਪਤ ਸ਼ਲੋਕੀ ਗੀਤਾ ਦੇ ਅਰਥ ਸੁਣਾਏ) 

ਅਰਥ ਵਿਚਾਰੋ” ਤਿਹ ਕਰਿ ਪ੍ਰੀਤਾ। 

ਜਿਸ ਕੇ ਪਢਨ ਵਿਚਾਰਨ ਕਰਿਕੈ। 

॥੩੧॥ 

ਦਹਰਾ : 

ਕਾਲੂ ਉਰ ਅਚਰਜ ਕਰਤਿ, ਅਚਰਜ 

ਬਚਨ ਸੁਨੇ ਜੁ। 

ਲਖਨੇ ਕੀ _ਲਾਲਸ ਲਗੀ, ਕੂਰ ਕਿ_'ਕੁੜ ਹੈ ਕਿ ਸੱਚ। 'ਜੋ ਆਖਦਾ ਹੈ। 
ਸਾਚ' ਭਨੇ ਜੁ! ॥੩੨॥ 

ਚੌਪਈ: 

“ਮੁਝ ਕੋ ਪਢਿ ਕਰਿ ਦੇਹੁ ਸੁਨਾਈ। 
ਅਰਥ ਭਨਹੁ! ਜਿਉ” ਪਰਹਿ ਲਖਾਈ?। ” 
ਸੁਨਿ ਪਿਤ ਕੀ ਬਾਨੀ ਸੁਖ ਖਾਨੀ। 
ਅਰਥ ਕਹਤਿ ਭੇ ਜਿਹ ਦੁਖ ਹਾਨੀ 
॥੩੩॥ 

ਅਰਥ ਬਖਾਨਯੋ ਸਤਿਗੁਰ ਪੂਰੇ। 

ਭਵ ਤਾਰਨ ਕੋ ਜਿਹ ਪਦ ਰੂਰੇ'। ਸੁਨ ਪਿਤ... ਹੁ 
ਕਰ ਚਾਰ ਪਦ ਇਕ ਲਿੱਖਤ ਦੇ ਨੁਸਖੇ ਵਿਚ ਹੈਨ, 
ਛਾਪੇ ਵਿਚ ਨਹੀਂ। 

ਬਚਨ ਬਦਤਿ ਅਧਭੁਤ ਲਘੁ ਗੀਤਾ। 

ਸੁਨਤਿ ਤਾਤ! ਮ੍ਰਿਗ ਘੰਟਕ? ਪ੍ਰੀਤਾ 'ਪਿਤਾ। ਘਘੰਡੇਹੇੜੇ ਵਾਲੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 215 





॥੩੪॥ 

ਪੁਥਮ ਪਾਠ ਕਰਿ ਪਰਮ ਪੁਬੀਨਾ। 
ਗਿਰਾ' ਮਧੁਰ ਸੁੰਦਰ ਰਸ ਲੀਨਾ। 
ਬਹੁਰ ਅਰਥ ਕਰਿ ਸਭਿ ਸਮਝਾਯੋ। 
ਤਾਤਪਰਯ” ਜੋ ਤਿਹ ਮਹਿੰ_ ਪਾਯੋ 
॥੩੫॥ 

ਸੁਨਿ ਕਰਿ ਕਾਲੂ ਕਰਤਿ ਬਿਚਾਰਾ। 
ਪੁਨ ਪਾਂਧੇ ਕੋ ਬਚਨ ਚਿਤਾਰਾ। 

-ਸੱਤਿ ਬਬਦਤਿ ਮਤਿ ਮਿਤ ਅਤਿ 
ਯਾਂਕੀ। 

ਬਯ ਲਘੁ! ਮਹਿ ਏਤੀ ਮਤਿ ਕਾਂਕੀ- 
॥੨੩੬॥ 

ਦਹਰਾ : 

ਜਨਕ! ਗਯੋ ਸੁਨਿ ਕਰਿ ਸਦਨ, ਨਾਨਕ 
ਜਨਨੀ ਸੰਗ। 

ਬਚਨਨ ਸੋ ਬਰਨਨਿ ਕਰੀ, ਸਭਿ ਬਿਧਿ 
ਰਿਦੇ ਉਮੰਗ ॥੩੭॥ 

ਚੌਪਈ: 

“ਪੁਥਮ ਜੋਤਿਕੀ ਗੁਨ ਗਨ! ਗਾਏ। 
ਸ਼ੁਭ ਲੋਛਨ ਸਭਿ ਅੰਗ ਬਤਾਏ। 

ਪੁਨ ਪਾਂਧੇ ਗੋਪਾਲ ਬਖਾਨਾ। 

-ਸੁਤ ਤੁਮਰੋ _ਅਤਿਸ਼ੈ _ਮਤਿਵਾਨਾ- 
॥੩੮॥ 

ਅਬ ਬਾਰਿਕ ਮਹਿ' ਕਾਗਦ ਲੀਨੇ ॥ 
ਖੇਲਤਿ ਹੁਤੋ ਪ੍ਰੀਤਿ ਚਿਤਿ ਚੀਨੇ। 

ਮੈ' ਬੂਝਯੋ -ਕਯਾ ਖੇਲਹੁ ਤਾਤਾ ! -। 
ਸੁੱਦਰ ਗਿਰਾ ਕਹੀ ਸੁਖਦਾਤਾ ॥ ੩੯॥ 
ਸਪਤ ਸ਼ਲੋਕੀ ਗੀਤਾ ਭਾਖੀ। 

ਜਨੁ ਪੰਡਤ ਤੇ ਪਢਿ ਕਰਿ ਰਾਖੀ। 

ਅਬ ਤੌ ਮਤਿ ਗੁਨਵਾਨਨਿ ਜੈਸੀ। 

ਵਡੇ ਹੋਇ ਕਯਾ ਜਾਨਹਿੰ_ਕੈਸੀ?? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 216 





॥੪੦॥ 

ਸੁਨਿ ਪੁਨ ਕਹਤ ਭਈ ਗੁਰ ਮਾਤਾ। 

“ਸ਼ੁਭ ਲੌਛਨ ਇਸ ਮਹਿ ਬਖਯਾਤਾ'। 

ਬਦਨ! ਪੁਸੰਨ ਕਮਲ ਜਿਮ ਬਿਕਸਾ”। 

ਰੋਦਨ ਸ਼ਬਦ! ਨ ਮੁਖ ਤੇ ਨਿਕਸਾ 

॥੪੧॥ 

ਸਿਸੁ ਮਹਿ” ਖੇਲਤਿ ਦੇਤਿ ਨ ਗਾਰੀ। 

ਲਰਯੋ ਨ ਕਿਸ ਸਿਉ” ਮਧੁਰ ਉਚਾਰੀ। 

ਨਰ ਨਾਰੀ ਸਭਿ ਕਰਤਿ ਵਡਾਈ। 

ਸੰਗ _ਫਿਰਹਿਂ ਬਾਰਿਕ _ਬਰਿਆਈ' 'ਮੱਲੋ ਮੱਲੀ। 

॥੪੨॥ 

ਬ੍ਰਿੱਧ ਨਰਨ ਜਿਉ”? ਭਨਹਿੰ ਕਹਾਨੀ। _'ਵੱਡੇ ਮਨੁਂ ਖਾਂ ਵਾਂਭੂ। 

ਬਾਲ ਬਿਸਾਲ' ਸੁਨਹਿਂ ਹਿਤ ਠਾਨੀ?।” _ 'ਬਹੁਤੇ ਬਾਲ। (ਅ) ਬਾਲ ਤੇ ਵਡੇ। “ਪ੍ਰੇਮ 
ਕਰਕੇ। 


ਮਾਤ ਪਿਤਾ ਸੁਤ ਉਸਤਤਿ ਕਹਿ ਕਰਿ। 
ਉਰ ਆਮੋਦ! ਸੰਗ ਭੇ _ਗਹਿਵਰ£ 'ਖੁਸ਼ੀ। “ਖਚਾਖਚ, ਸਰਸ਼ਾਰ। 


॥੪੩॥ 

ਉਤ ਸ਼ੀ ਨਾਨਕ ਖੇਲ ਮਚਾਵਤਿ। 

ਤਲਵੰਡੀ ਕੀ ਬੀਥੀ! ਧਾਵਤਿ। ਗਲੀਆਂ ਵਿਚ। 

ਚਢਹਿ' ਤਰੋਵਰ' ਜਸਪਦ£? ਕੁਦਹਿਂ:। __ 'ਦਰਖਤ। 'ਛੇਤੀ। ਛਾਲਾਂ ਮਾਰਦੇ ਹਨ। 

ਸਿਸੁ ਕੋ ਸਿਸੁ ਮਿਲ ਲੋਚਨ ਮੂੰਦਹਿਂ£ 'ਅੱਖਾਂ ਮੀਟਦੇ ਹਨ। 

`'੪੪॥ 

ਭਾਗ! ਚਲਹਿ ਨਹਿ ਦੇਤਿ ਗਹਾਈ?। __'ਦੌੜ। “ਪਕੜਾਈ। 

ਅਤਿ ਲਘੁਤਾ! ਕਰਿ ਫ੍ਰੋ ਹੈ ਦਾਈ'। 'ਛੇਤੀ। 'ਖੇਲਨ ਵੇਲੇ ਇਕ ਲੜਕੇ ਨੂੰ ਦਾਈ ਥਾਪ 
ਲੈਂਦੇ ਹਨ ਤੇ ਉਸਨੂੰ ਹੱਥ ਲਾ ਜਾਣਾ, ਛੇਤੀ ਨਾਲ 
ਤੇ ਫਿਰ ਦੌੜ ਜਾਣਾ, ਉਹ ਦਾਈ ਜਿਸ ਖਿਲਾੜੀ 
ਹੁੰ 

ਇਕ ਇਕ ਕੋ ਲੈ ਕੰਧ ਉਚਾਈ'। ਮੋਢੇ ਪਰ ਚੁੱਕ ਕੇ 

ਜਾਹਿ! _ ਨਿਸ਼ਾਨੀ _ ਜਹਾਂ! _ ਬਨਾਈ 'ਜਾਂਦਾ ਹੈ (ਦਾਈ)। “ਜਿੱਥੇ। 

॥੪੫॥ 

ਜਹਿਂ ਬਹੁ ਧੂਰਿ ਬਨਾਵਹਿਂ ਢੇਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 217 





ਬਦਬਦ ਕੁਦ ਕੁਲਾਚਨ ਕੇਰੀ। 'ਬੰਨ੍ਹਕੇ ਸ਼ਰਤਾਂ ਛਾਲਾਂ ਮਾਰਨ ਦੀਆਂ। 
ਬੇਦੀ ਬੰਸਨ ਕੇ ਸਿਸਚਾਰੂ'। 'ਸੁੰਦਰ ਬਾਲ। 

ਜਿਨ ਪਹਿਰੇ _ਭੂਖਨ ਧੁਨਿ _ਕਾਰੂ 

॥੪੬॥ 

ਬਹੁ ਬੈਸਿਨ ਕੇ ਸਿਸੁ!” ਤਿਹ ਥਾਂਈ। ਬਾਣੀਆਂ ਦੇ ਪੁੱਤੂ। 

ਕਾਕ ਪੱਖ! ਜਿਨ ਸੀਸ ਬਨਾਈ। ਬੋਦੀਆਂ (ਅ) ਪਟੇ। 'ਪਾਠਾਂਤੂ-ਕਾਕ ਪੰਖ। 
ਬਿੱਪੁਨ ਕੇ ਬਾਲਿਕ ਮਿਲਿ ਬ੍ਰਿਦਾ। 

ਖੇਲਤਿ _ਤਜਹਿਂ ਨ ਸੰਗ ਮੁਕੰਦਾ 

॥੪੭॥ 

ਏਕ ਬਾਰ ਬਾਰਿਕ ਜੋ ਆਯੋ। 

ਪੁਨਿ ਆਵਹਿ ਨਿਤ ਚਿਤ ਬਿਰਮਾਯੋ”। 

ਭੂਰ! ਭਾਗ ਜਾਗੇ ਜਿਨ ਮਾਥੇ। 

ਕਰਹਿ _ ਸਪਰਸ਼ਨ _ ਬੋਲਨ _ ਸਾਥੇ 


॥੪੮॥ 
ਨਰਾਜ ਛੰਦ: 


ਸਿਸੋਂ” ਵਿਖੇ ਬਿਨਾ ਲਖੇ, ਅਖੇਲ ਖੇਲ 


ਖੇਲਹੀਂ। 

ਮਿਲਾਇ ਬ੍ਰਿੰਦ' ਬਾਲ ਕੋ, ਪਹੇਲ ਲਾਲ 'ਬਹੁਤੇ। “ਲਾਲ ਜੀ ਬੁਝਾਰਤਾਂ ਪਾਉਂਦੇ ਹਨ। 
ਮੇਲਹੀਂ”। 

ਧਰਾ ਸਰੀਰ ਹੇਤ ਦੰਭ ਮਾਨ ਕੋ 'ਦੰਭ, ਮਾਨ ਕੱਟਣ ਵਾਸਤੇ। 

ਨਿਕੰਦਨਾ'। 

ਸੰਤੋਖ ਸਿੰਘ ਬੰਦ ਦੋ ਕਰੀ! ਮੁਕੰਦ 'ਹੱਥ। (ਅ) ਕੀਤੀ ਹੈ। 

ਬੰਦਨਾ ॥੪੬॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਬਾਲ ਲੀਲ੍ਹਾ” ਪ੍ਰਸੰਗ ਬਰਨਨੰ ਨਾਮ 
ਸਪਤਮੋ ਧਜਾਇ ॥੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 218 


੮. [ਗੁਰ ਸਿੱਖ ਦਾ ਮੰਗਲ। ਮੁੱਲਾਂ ਪੁਤਿ ਉਪਦੇਸ਼] 





ਕਬਿੱਤ: 

ਬਾਨ ਜਿਮ ਲੌਛ ਪਰ, ਬੀਰਭੱਦੂ ਦੱਛ ਪਰ 

ਨਦੀ ਮਧ ਮਛ ਪਰ, ਦਾਸ ਜਾਲ ਪਾਨ ਹੈ। 

ਬਾਨ=ਤੀਰ। ਲੌਛ=ਨਿਸ਼ਾਨਾ। [ਸੰਸ: ਲਕਸ਼] ਬੀਰ ਭੱਦੂ=ਸ਼ਿਵ ਜੀ ਦਾ ਇਕ ਗਣ। ਸ਼ਿਵ ਗਣ। 
ਦੱਛ=ਸ਼ਿਵਜੀ ਦਾ ਸਹੁਰਾ, ਕਨਖਲ ਵਿਚ ਜਿਸਦਾ ਟਿਕਾਣਾ ਹੈ। ਇਹ ਆਰਯ ਕੁਲ ਦਾ ਰਾਜਾ ਸੀ, 
ਐਸਾ ਪ੍ਰਤੀਤ ਦੇਂਦਾ ਹੈ ਕਿ ਸ਼ਿਵਜੀ ਪਹਿਲੇ ਹਿੰਦ ਵਾਸੀਆਂ ਦਾ ਰਾਜਾ ਸੀ ਜਿਨ੍ਹਾਂ ਤੋਂ ਆਰਯ ਸੂਗ 
ਕਰਦੇ ਸਨ। ਦੱਛ ਦੀ ਲੜਕੀ ਪਾਰਬਤੀ ਨੇ ਇਸ ਨੂੰ ਪਤੀ ਚੁਣਿਆਂ। ਜਦੋ ਦੱਛ ਨੇ ਯੱਗ ਵਿਚ ਸ਼ਿਵਾਂ 
ਦੀ ਯੋਗ ਪੂਜਾ ਨਾ ਕੀਤੀ ਤਾਂ ਪਾਰਬਤੀ ਸੜ ਮੋਈ, ਤੇ ਦੰਡ ਦੇਣ ਵਾਸਤੇ ਸ਼ਿਵ ਨੇ ਇਕ ਗਣ 
ਘੱਲਿਆ, ਉਸ ਕਥਾ ਵੱਲ ਇਸ਼ਾਰਾ ਹੈ। [ਸੰਸ: ਦਕਸ਼] 

ਮੱਧ=ਵਿਚ। ਮੱਛ=ਮੱਛੀਆਂ। ਦਾਸ ਜਾਲ ਪਾਨ=ਜਾਲ ਪਾਉਣ ਵਾਲਾ ਦਾਸ, ਭਾਵ ਝੀਵਰ। (ਅ) 
ਦਾਸ=ਝੀਵਰ, ਜਿਵੇਂ ਨਦੀ ਵਿਚ ਝੀਵਰ ਮੱਛ ਉਤੇ ਜਾਲ ਪਾਉਣ (ਵਿਚ ਸਮਰੱਥ) ਹੈ। 

ਸ਼ੇਰ ਜਿਮ ਭੱਛ ਪਰ, ਬਾਜ ਜਿਮ ਪੱਛ ਪਰ 

ਚੰਡਿ ਬਿੜਾਲੌਛ ਪਰ, ਕੀਨ ਦੁਤਿ ਹਾਨ ਹੈ। 

ਭੱਛ=ਕੋਈ ਚੀਜ਼ ਜੋ ਖਾਣ ਯੋਗ ਹੈ, ਸ਼ਿਕਾਰ। [ਸੰਸ: ਭਕਸ਼] ਬਾਜ=ਇਕ ਸ਼ਿਕਾਰੀ ਪੰਛੀ। [ਫਾਰਸੀ. 
ਬਾਜ਼] ਪੱਛ=ਪੰਛੀ, ਚਿੜੀਆਂ। [ਸੰਸ:ਪਕਸ਼ੀ] 

ਚੰਡਿ=ਚੰਡੀ। ਬਿੜਾਲੌਛ=ਵਿਡਾਲਅਕਸ-ਬਿੱਲੇ ਵਰਗੀਆਂ ਅੱਖਾਂ ਹੋਣ ਜਿਸਦੀਆਂ ਇਕ ਰਾਕਸ਼ ਦਾ 
ਨਾਮ। ਬਿੜਾਲਾਕਸ਼ੀ=ਇਕ ਰਾਖਸ਼ੀ। ਦੁਤਿਹਾਨ ਹੈ=ਸੁੰਦਰਤਾ ਨਾਸ਼ ਕੀਤੀ, ਭਾਵ ਉਨ੍ਹਾਂ ਮਾਰ 
ਘੱਤਿਆ। ਜੇ ਪਾਠ “ਦੂਤ ਹਾਨ” ਹੋਵੇ ਤਾਂ ਅਰਥ ਬਣੇਗਾ-ਛੇਤੀ ਨਾਸ਼ ਕੀਤਾ। 

ਰਾਮ ਛਿਤਪਾਲ ਪਰ, ਰਾਮ ਸੁਰ-ਸਾਲ ਪਰ 

ਰਾਮ ਮਘਪਾਲ ਪਰ, ਜੈਸੇ ਸਾਵਧਾਨ ਹੈ। 

ਰਾਮ=ਰਾਮ ਤ੍ਰੈ ਹੋਏ ਹਨ, ਪਰਸਰਾਮ, ਰਾਮਚੰਦੂ ਤੇ ਬਲਰਾਮ, ਇਥੇ ਰਾਮ ਦਾ ਅਰਥ ਪਰਸਰਾਮ ਹੈ 
ਜਿਸ ਨੇ ਤ੍ਰੇਤਾ ਜੁਗ ਵਿਚ ਖੱਤਰੀ ਜਾਤ ਦੇ ਰਾਜੇ ਮਾਰੇ। ਛਿਤਪਾਲ=ਧਰਤੀ ਦੇ ਪਾਲਣ ਵਾਲੇ; ਭਾਵ 
ਰਾਜੇ। ਮੁਰਾਦ ਖੱਤਰੀ ਰਾਜਿਆਂ ਤੋ” ਹੈ ਜੋ ਦੇਸ਼ ਦੇ ਮਾਲਕ ਸਨ। ਰਾਮ=ਦੂਸਰਾ ਰਾਮ, ਦਸ਼ਰਥ ਦਾ 
ਪੁੱਤ੍ਰ-ਸ਼ੀ ਰਾਮਚੰਦੂ। ਸੁਰਸਾਲੁ-ਦੇਵਤਿਆਂ ਨੂੰ ਸਤਾਉਣ ਵਾਲਾ, ਰਾਵਣ। 

ਰਾਮ=ਤੀਸਰਾ ਰਾਮ, ਬਲਿਰਾਮ, ਕ੍ਰਿਸ਼ਨ ਜੀ ਦਾ ਭਰਾ ਜੋ ਦ੍ਰਾਪਰ ਵਿਚ ਹੋਇਆ ਹੈ, ਜਿਸ ਨੇ 
ਜਰਾਸਿੰਧ ਨੂੰ ਮਾਰਿਆ ਸੀ। ਮਘਪਾਲ=ਮਗਧ ਦੇਸ਼ ਦਾ ਰਾਜਾ, ਭਾਵ ਜਰਾਸਿੰਧ ਤੋ ਹੈ। ਮਘ ਤੋ 
ਮੁਰਾਦ ਮਘਧ ਦੇਸ਼ ਦੀ ਹੈ ਜੋ ਅੱਜ ਕਲ ਬਿਹਾਰ ਉੜੀਸਾ ਦੇ ਸੂਬੇ ਵਿੱਚ ਹੈ। ਸਾਵਧਾਨ=ਖ਼ਬਰਦਾਰ, 
ਤਯਾਰ ਬਰ ਤਯਾਰ, ਮੁਰਾਦ-ਹਾਵੀ-ਤੋ” ਹੈ। 

ਸ਼ੱਕ ਜਿਮ ਕੋਹ ਪਰ, ਚੱਕ ਹਰਿ ਦ੍ਰੋਂਹ ਪਰ 

ਗੁਰੂ ਸਿੱਖ ਮੋਹ ਪਰ ਤੈਸੇ ਬਲਵਾਨ ਹੈ ॥੧॥ 

ਸ਼ੱਕੂ=ਇੰਦੂ। [ਸੰਸ: ਸ਼ਕ] ਕੋਹ=ਪਹਾੜ। [ਫਾਰਸੀ. ਕੋਹ] ਚੱਕੂ ਹਰਿ=ਉਹ ਸ਼ਸਤੂ ਜੋ ਵਿਸ਼ਨੂੰ ਦੇ 
ਹੱਥ ਵਿਚ ਮੰਨਿਆਂ ਹੈ, ਜਿਹਾ ਕਿ ਨਿਹੰਗ ਸਿੰਘਾਂ ਦੇ ਦੁਮਾਲੇ ਵਿਚ ਹੁੰਦਾ ਹੈ। ਚੱਕ ਹਰਿ=ਵਿਸ਼ਨੂੰ ਦਾ 
ਚੱਕ੍। ਦੋਹ ਪਰ=ਦ੍ਰੋਹੀਆਂ ਪਰ। ਦ੍ਰੋਹੀ=ਓਹ ਲੋਕ ਜੋ ਭਲੇ ਪੁਰਖਾਂ, ਸੰਤਾਂ ਨਾਲ ਖ਼ਾਰ, ਵੈਰ ਤੇ 
ਉਪੱਦੂਵ ਕਰਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 219 





ਅਰਥ: 

ਤੀਰ ਜੀਕੂੰ ਨਿਸ਼ਾਨੇ ਉਤੇ, ਸ਼ਿਵ ਗਣ (ਜੀਕੂੰ) ਦੱਛ ਉਤੇ, ਨਦੀ ਵਿਚ ਮੱਛ ਉਤੇ (ਜਿਵੇ) 
ਝੀਵਰ ਜਲ ਪਾਉਣ ਵਿਚ (ਬਲਵਾਨ) ਹੈ। 

ਸ਼ੇਰ ਨੇ ਜੀਕੂੰ ਸ਼ਿਕਾਰ ਉਤੇ, ਬਾਜ਼ ਨੇ ਜੀਕੂੰ ਚਿੜੀ ਉਤੇ, ਚੰਡੀ ਨੇ (ਜਿਵੇਂ) ਬਿੜਾਲੌਛ (ਨਾਮੇ 
ਦੈਤ) ਉਤੇ (ਪੈ ਕੇ ਉਨ੍ਹਾਂ ਦੀ) ਸ਼ੋਭਾ ਹਾਨ ਕੀਤੀ ਹੈ। 

(ਭਾਰੂ) ਹੈਨ। 

ਇੰਦੂ ਜੀਕੂੰ ਪਹਾੜ ਉਤੇ, ਹਚਿ ਦਾ ਚੱਕ ਜੀਕੂੰ ਦਰੀਆਂ ਉਤੇ ਤੈਸੇ ਗੁਰੂ ਸਿੱਖ ਮੋਹ ਉਤੇ 
ਬਲਵਾਨ ਹੈ। 

ਦੋਹਰਾ: 

ਕਹਿ ਬਾਲਾ ਸ਼੍ਰੀ ਗੁਰੂ ਜੀ! ਸੁਨਹੁ ਕਥਾ 

ਇਤਿਹਾਸ। 

ਜੈਸ ਭਾਂਤਿ ਹਰਿ ਖੇਲ ਹੀਂ, ਕਟਤਿ ਜੁ 'ਪਾਪਾਂ ਨੂੰ ਹਰਨ ਵਾਲੇ ਗੁਰੂ ਨਾਨਕ ਜੀ। 


ਖੁਵਾਵਤਿ ਹੇਰਤਿ ਹੋ ਬਲਿਹਾਰੈ ॥੩॥ 
ਇਕ ਬਾਸੁਰ ਕਾਲੂ ਵਿਚਾਰ ਕੀਓ 
-ਪਢਨੈ ਬਿਨ ਨਾਨਕ ਬੈਸ ਬਿਹਾਏ। 
ਕੌਨ ਸੀ ਕਾਰ ਕਰੈ ਗੁਜ਼ਰਾਨ 

ਕਹਾਂ! ਕਰਿ ਕੈ ਧਨ ਲੇਹਿ ਕਮਾਏ। 
ਨਿਜ ਕਾਰ ਕੀ ਰੀਤਿ ਬਿਨਾ ਨ ਬਨੇ 
ਕ੍ਰਿਤ 

ਜੇ ਕਰਿ ਹੈ ਜਗ ਨਿੰਦ ਅਲਾਏ। 

ਅਬ ਮੋਕਉ ਯੋਗ ਪਢਾਵਨ ਹੈ 

ਬਡ ਹੋਇ ਜਬੈ ਨ ਪਢਯੋ ਤਬ ਜਾਏ- 
॥੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਲੇ ਸੁਤ ਨਾਨਕ ਸੰਗ ਚਲ੍ਯੋ 

ਜਹਿੰ _ਪਾਰਸੀ! ਬਾਲ _ਪਢੈ'_ਮਿਲਿ 'ਫਾਰਸੀ। 
ਬ੍ਰਿੰਦਾ। 

ਬੈਸਯੋ ਮੁਲਾਨੇ ਕੇ ਜਾਇ ਸਮੀਪ 

ਕਹੇ ਹਿਤ ਸੋ” ਬਚ ਆਰਤਮੰਦਾ'। ਦਰਦ ਵਾਲੇ। 'ਪਾਠਾਂਤ੍ਰ-ਤਿੰਹ ਸੋਂ-। 
“ਮੇ ਸੁਤ ਹੇਤ ਸੋ ਦੇਹੁ ਪਢਾਇ 

ਪੰਢੈ ਇਹ ਤੂਰਨ ਹੈ ਮਤਿਵੰਦਾ। 

ਰੋਜ ਭਲੋ ਮੁਝ ਦੇਹੁ ਬਤਾਇ 

ਬੈਸਾਵਹੁਂ ਆਨ ਪੰਢੈ ਤੁ ਅਨੰਦਾ? 

॥੫॥ 

ਕਬਿੱਤ: 

ਬੈਨ ਯੋ ਮੁਲਾਨੇ ਭਨੇ “ਸੁਬਹਿ!' ਦਿਵਸ 

ਭਲੋ 


<< 


ਮਕਤਬ' _ ਮਾਂਹੀ _ਫਰਜ਼ੰਦ _ ਕੋ 
ਬਿਠਾਈਏ। 
ਹੇਤ ਸੋ' ਪਢਾਊਂ, ਨ ਖਿਲਾਫ! ਤੁਝ 


ਹੇਰੋ ਹੋਸ਼ਵੰਦ ਅਬ _ਧਾਮ _ਨਿਜ 
ਜਾਈਏ। ' 

ਕਾਲੂ ਤਬ ਗਯੋ ਰੈਨ ਭਈ ਖਾਨ ਪਾਨ 
ਕੀਓ 

ਭੋਰ! ਸੋਂ, ਬਹੋਰ _ਉਠ _ਦੇਖਯੋ 
ਸੁਖਦਾਈਏ। 

ਨਾਨਕ ਕੋ ਸੰਗ ਲੇਯ ਬੈਨ ਸੋ ਦਿਲਾਸੋ 
ਦੇਯ 

“ਪਢੋ ਕਰਿ ਪ੍ਰੀਤਿ ਨੀਤਿ ਕਤਹੂੰ ' ਨ 
ਧਾਈਏ ” ॥੬॥ 

ਮਕਤਬ ਆਇ ਏਕ ਕਾਰਖਿਕ' ਦੀਨੋ 
ਕਾਲੂ 

ਕਛੁਕ ਮਿਠਾਈ ਬਾਂਟਿ ਪਟੀਆ ਲਿਖਾਈ 
ਹੈ। 

ਮੁੱਲਾਂ ਨੇ ਕਲਮ ਗਹਿ ਅੱਵਲ ਅਲਫ 


220 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 221 





ਲਿਖ 

ਬਹੁਰੋ ਸਿਹਰਫੀ' ਸੁ ਸਭਿਹੀ ਪਢਾਈ 
ਹੈ। 

ਮੁੱਲਾਂ ਕੇ ਕਹਿਨ ਮਹਿਂ ਦੇਰ ਕਛੁ ਲਾਗੈ 
ਮਾਨੋ 

ਨਾਨਕ ਕੀ ਰਸਨਾ ਮੈਂ, ਦੇਰ ਹੂੰ ਨ 
ਪਾਈ ਹੈ। 

ਭਯੋ _ਬਿਸਮਾਦ -ਏਹ ਪਢ੍ਯੋ ਕਹੂੰ 
ਆਦਿ ਮੌਤੇ ! 

ਮੋਹੂ ਸੇ ਸਬਕ ਪੰਢੈ ਜਾਨਯੋ ਹੂੰ ਨ ਜਾਈ 
ਹੈ ॥੭॥ 

ਮੁਸ਼ਕਲ ਪਾਰਸੀ ਅਸਾਨ ਪਢੈ ਤਾਤਕਾਲ 
ਬਾਲਿਕ ਕੀ ਬੈਸ', ਬੁਧਿ ਬ੍ਰਿੱਧ? ਹੂੰ ਕੀ 
ਦੇਖੀਏ। 

ਜ਼ੇਰ' ਤੇ ਜ਼ਬਰ” _ਔਰ _ਮਾਯਨੇ” 
ਕਿਤਾਬਨ ਕੇ 

ਦਫਤਰ ਲੇਖਾ ਜਮਾ ਖਰਚੁ ਬਿਸੇਖੀਏ। 
ਦਸ ਦਸ ਸਾਲ ਕੇ ਬਿਸਾਲ ਬਾਲ ਬੈਸੇ 
ਜੋਊ 

ਪੰਢੈਂ ਨ _ ਸਮਾਨ ਇਸ ਕੋਊ 
ਅਵਰੇਖੀਏ'। 

ਮਾਨੁਖ ਕੋ__ਕਾਮ ਨਹਿੰ, ਅਔਲੀਆ 
ਔਤਾਰ ਕੋਊ 

ਲਖਿ ਸੋ ਅਲਖ ਯਾਂਕੇ ਲੇਖ ਹੈ 
ਅਲੇਖੀਏ- ॥੮॥ 

ਸਿਫਤਿ ਪ੍ਰਕਾਸ਼ ਭਈ -ਕਾਲੂ ਸੁਤ 
ਬੁੱਧਿ ਰਾਸ 

ਪਾਰਸੀ ਇਲਮ ਜੋ __ਕਠਨ ਸੀਖ੍ਯੋ 
ਬੇਗਹੀ-। 

ਆਇ ਮੁਖ ਦੇਖੈਂ ਕਰੈਂ ਇਲਮ ਪਰੇਖੈ! 'ਪਰੀਖਯਾ। 
ਨਰ 

ਸੁਨਿ ਸੁਨਿ ਬੈਨ ਕੋ ਬਿਸਾਲ ਬਿਸਮੇ 'ਬਹੁਤ ਅਚਰਜਤਾ ਫੜੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 04 


ਗਹੀ'। 

ਮਿਲਤਿ ਪਰਸਪਰ ਕਰਤਿ ਸੁਜਸ ਬਰ 
ਬੈਸ ਲਘ ਦੇਖੀਅਤਿ ਸੇਮੁਖੀ ਵਿਸ਼ੇਖ 
ਹੀ'। 

ਸਭਿ 

ਪ੍ਰੀਤਿ ਕਰਿ ਰਿਦੈ ਹਰਿਖਾਵ ਨ ਉਦੇਗ 'ਖੁਸ਼ ਹੁੰਦੇ ਹਨ, ਦੁਖੀ ਨਹੀਂ ਹੁੰਦੇ। 
ਹੀ! ॥੯॥ 

ਮਾਨੋ 

ਦੇਤਿ ਉਪਦੇਸ਼ ਰਿਖਿ' ਦੇਖਿ ਸਿਖ 
ਆਪਨੇ। 

ਪਾਰਸੀ ਸੋ ਮਿਲੀ ਜੋਊ ਨਾਮ ਕੇ ਭਜਨ 
ਸੰਗ 

ਗੰਗ ਜੈਸੀ ਬਾਨੀ ਕਲਿ _ਕਲਿਮਲ 
ਖਾਪਨੇ”। 





ਪੰਡਤ ਜਯੋ` ਵਕਤਾ ਅਚੂਕ! ਵਾਕ ਪ੍ਰੇਮ 
ਮ੍ਯ 


ਸੁੰਦਰ ਸੁਖਦ ਜੋਊ ਜੋਗ! ਨਰ ਜਾਪਨੇ”। 

ਸੁਨੈ' ਹਿਤ ਲਾਇ ਨੁਤਿ!' ਗਾਇ ਘਰ 

ਜਾਇ 

ਨਰ ਕਲਾਵਾਨ ਭਯੋ ਕਲਿ ਕੀਰਤਿ ਸੁ 

ਥਾਪਨੇ ॥੧੦॥ 

ਸੈਯਾ: 

ਧਾਮ ਕੇ ਕਾਮ ਤਜੇ ਢਿਗ ਜਾਵਹਿਂ, 

ਹੇਰਤਿ ਮੂਰਤਿ ਭਾਵਤੀ ਜੀ ਕੀ। 

ਬੂਝ ਹੈਂ ਬੈਨ ਸੰਦੇਹ ਉਨਾਇ, 

ਸੁਨੈਂ ਤਤਕਾਲ ਗਿਰਾ ਮੁਖ ਨੀਕੀ। 

“ਹੈ ਅਵਤਾਰ” ਲਖਯੋ ਬਹੁ ਲੋਕਨ, 

ਬ੍ਰਿੱਧ ਬਧੀ! ਸ਼ਰਧਾ ਸ਼ੁੱਧ ਹੀ ਕੀ”। ਬਹੁਤ ਵਧੀ। 'ਸ਼ੁੱਧ ਹਿਰਦੇ ਦੀ। 
ਬੋਲਤਿ ਬੋਲ ਅਮੋਲ ਅਤੋਲ, 

ਅਡੋਲ ਮਤੀ ਅਹਰੰਨ ਬਲੀ ਕੀ _'ਅਹਰਣ ਵਾਂਡੂ _ਬਲਵਾਨ। 'ਪਾਠਾਂਤੂ-ਅਹਰੰਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 223 





॥੧੧॥ ਥਲੀ ਕੀ ਮਤ ਜੋ ਹੈ ਸੋ ਨਾ ਹਰੀ ਜਾਣ ਵਾਲੀ ਤੇ 
ਟਿਕਾਣੇ ਰਹਿਣ ਵਾਲੀ ਹੈ। ਅਥਵਾ, ਜਿਵੇਂ ਥਲ 
(ਧਰਤੀ) ਵਿਚ ਅਹਿਰਨ ਗੱਡੀ ਹੋਵੇ। 

ਦੋਹਰਾ: 'ਸ਼ਕਤੀ। 

ਲਖਨ ਲਗੇ ਜਬ ਨਰ ਕਲਾ”, ਫੇਰ੍ਯੋ 

ਬਹੁਰ ਸੁਭਾਵ। 

ਭਏ ਬਾਲ ਅਨਜਾਨ ਸੇ, ਕੀਨੋ ਅਪਨ 

ਛਪਾਵ ॥ ੧੨॥ 


ਸ੍ਰੈਯਾ: 

ਪੁਰਿ ਬਾਹਰ ਜਾਇ ਤਰੇ ਤਰੁ ਕੈ! 
ਪਟ ਤਾਨ! ਸਰੀਰ ਪੈ ਪੌਢੇ ਰਹੈ'। 
ਨਹਿਂ ਬੋਲਤਿ ਕੋਊ ਬੁਲਾਵਤਿ ਹੈੱ' ਨਰ 
ਬੇਖੁਦਿਂ ਅੰਤਰ ਧਯਾਨ ਲਹੈ'। 

ਕਬ ਆਨ ਪਰੈ ਘਰ ਮਾਤ ਉਠਨਾਵਤਿ 
ਤੌ ਭਿ ਉਠੈ' ਨਹਿ ਮੌਨ ਗਹੈ'। 

ਇਕ ਠੌਰ ਪਏ ਜੁਗ ਬਾਸੁਰ' ਬੀਤਹਿਂ 
ਹੇਰਿ ਕੈ ਮਾਨਵ ਐਸੇ ਕਹੈ ॥੧੩॥ 


“ਥੋ ਮਤਿਵਾਨ ਵਡੋ ਸੁਰਗਜਾਨ 

ਭਯੋ ਅਨਜਾਨ ਸਾ ਕੌਨ ਹੈ ਹੇਤੂ ? 

ਬੇਖੁਦ ਚਿੱਤ ਉਦਾਸ ਰਹੈ 

ਕਛੁ ਹੋਤਿ ਭਯੋ ਪਰਛਾਵਹੁ' ਪ੍ੰਤੂ'। 'ਪ੍ਰੇਤ ਦਾ ਪਰਛਾਵਾਂ। 

ਹੈ ਉਨਮੱਤਿ!' ਦਸ਼ਾ ਦਿਸਿ ਆਵਤਿ 'ਸਤ। 

ਸੁੱਧਿ ਨ ਦੇਹਿ ਕੀ, ਬਾਹਯ' ਨਿਕੇਤੂ?'। _'ਬਾਹਰ ਦੀ ਤੇ। “ਘਰ _ਦੀ। _'ਪਾਠਾਂਤ੍ਰ- 


ਬਹਾਯਨਕੇਤੂ। 
ਬੈਨ ਭਨੈ ਨਹਿਂ ਨੈਨ ਉਘਾਰਤਿ" 'ਪਾਠਾਂਤੂ-ਉਘਾਤ ਸੇ। 
ਹੇਰਿ ਕਹੈ' ਜੋਊ ਜਾਨਿ ਨ ਭੇਤੂ 

॥੧੪॥ 

ਕਾਲੂ ਕੋ ਚਿੱਤ ਬਧੀ ਸੁਤ ਦੇਖਿ 

ਬਿਸ਼ੇਖ ਉਪਾਇ ਕਰੇ ਜੁ ਬਤਾਯਾ। 

ਫੇਰ ਮੁਲਾਨੇ ਕੇ ਪਾਸ ਗਯੋ 

ਸਭਿ ਨਾਨਕ ਕੋ ਬਿਰਤਾਂਤ ਸੁਨਾਯਾ। 

“ਹੋਸ਼ ਭਈ ਫਰਮੋਸ਼' ਸਭੈ 

ਤਿਹਿ ਕੋ ਬਿਧਿ ਪਾਰਸੀ ਤੋਹਿ ਪਢਾਯਾ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਆਪ ਚਲੋਂ ਸੁਧ ਲੀਜੀਏ ਹੇਰਿ ਕੈ 

ਭੇਵ ਲਖੋ ਕਿ ਪਰੀ ਤਿਹ ਛਾਯਾ? 
॥੧੫॥ 

ਕਾਲੂ ਕੇ ਸੰਗ ਮੁਲਾਨਾ ਗਯੋ 

ਜਹਿਂ ਨਾਨਕ ਜੀ ਧਰ! ਪੌਢ ਰਹੈ। 

ਤਾਨ ਸੰਬਯਾਨ' ਸ਼ਰੀਰ ਕੇ ਊਪਰ 
ਬੇਗਮ! ਹੀ ਅਵਨੀ? ਪੈ ਅਹੈ। 
ਮਾਨਵ ਆਨ ਭਏ ਇਕਠੇ 
ਬਹੁ-ਬੈਨ ਸੂਨੈ ਸੂਤ-ਐਸੇ ਚਹੈ'। 
ਹੇਰਿ ਹਿਰਾਨ ਸਮਾਨ! ਤਬੈ 

ਮਨ ਹੋਇ ਹਰਾਨ! ਸੁ ਵਾਕ ਕਹੈ 
॥੧੬॥ 

ਕਬਿੱਤ: 

ਜਾਇ ਕੈ ਮੁਲਾਨੇ ਨੇ ਦੁਆਇ” ਕਰੀ 
ਬੈਸ ਢਿਗ 

“ਤੁਮ ਪਰ ਮਿਹਰ ਸੁ ਪਰਵਦਗਾਰ ਕੀ। 





ਬੈਸ ਲਘੁ ਮਾਂਹਿ ਭਈ ਸੇਮੁਖੀ' ਵਿਸ਼ੇਖ 
ਤਵ ਗਿਰਾ ਮੁਖ ਮਾਧੁਰੀ ਸਭਿਨਿ 
ਹਿਤਕਾਰ ਕੀ। 


ਕੌਨ? ਭਨੋ 

ਹੇਰਿ ਤੁਮੈ ਤਾਤਾ' ਸੁਧਿ ਤਜੀ ਘਰ ਬਾਰ 
ਕੀ” ॥੧੭॥ 

ਦੋਹਰਾ: 

ਮਸ਼ਟ ਕਰੀ ਨਾਨਕ ਤਬੈ, ਦਯੋ ਨ 
ਉੱਤਰ ਕੋਇ। 

ਦੀਨ ਭਯੋ ਮੁੱਲਾਂ ਰਿੰਦੈਮ ਬਹੁਰੋਂ ਬਚਨ 
ਬੁਗੋਇ!' ॥੧੮॥ 


224 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 225 





-ਤੁਵ ਬੈਨ ਸੁਨੈਂ- ਮਨ ਚਾਹਿ ਇਹੀ। 

ਆਨਨ ਤੇ ਨਹਿਂ ਬੋਲਤਿ ਹੋ ਬਚਾਂ /ਬਚਨ। 
ਹੋਵਤਿ ਰੰਜ ਰਿਦੈ ' ਸਭਿਹੀ। 'ਪਾਠਾਂਤ੍ਹ-ਤਬੈ। 
ਮੋਹਿ ਕਹੇ ਤੁਮ ਬੋਲਹੁ ਥੋਰ ਸਾ 


ਕਿਉਂ (ਐਡੀ) ਹੈਰਾਨੀ ਮੰਨੀ ਹੈ। 
ਹੇਤ ਖੁਦਾਇ ਉਠੋ ਇਕਬਾਰ 
ਉਚਾਰਿ ਕਰੋ ਉਰ ਜੈਸੇ 
॥੧੯॥ 
ਅੜਿੱਲ: 


'ਅੱਖਾਂ। ਖੋਲ੍ਹ ਕੇ। “ਉਠ ਬੈਠੇ। 


ਦਹੇ ॥੨੦॥ 
ਸੀ ਮੁਖਵਾਕ ॥ " 
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ 
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਉ ॥ 
'ਸ੍ਹੀ ਗੁਰੂ ਗੁੰਥ ਸਾਹਿਬ ਜੀ ਵਿੱਚ ਪਹਿਲੀ ਤੁਕ “ਯਕ ਅਰਜ ਗੁਫਤਮ ਪੇਸਿ ਤੋ” ਹੈ। ਗਾਉਣ ਵੇਲੇ 
ਕਈ ਰਾਗੀ, ਤੁਕ “ਦੁਨੀਆਂ ਮੁਕਾਮੇ ਫਾਨੀ? ਤੋ ਚੁੱਕਦੇ ਹਨ। 
ਚੌਪਈ: 
“ਜੇ ਮਮ ਦਸ਼ਾ ਚਹਹੁ ਤੁਮ ਜਾਨਾ। 
ਤੌ ਸ਼ੂਤ ਦੇ ਕਰਿ ਸੁਨਿ ਮਉਲਾਨਾ! 'ਕੰਨ ਦੇ ਕੇ। 
ਤੌ ਸ਼ੂਤ ਦੇ ਕਰਿ' ਸੁਨਿ ਮਉਲਾਨਾ ! 'ਕੰਨ ਦੇ ਕੇ। 
ਸ਼ੀ ਪਰਮੇਸ਼ੂਰ ਨਾਮ ਜੁ ਲੀਨੋ। 
ਯਾਂ ਤੇ ਤੁਮ ਸੋ ਉੱਤਰ ਦੀਨੋ ॥੨੧॥ 
ਜੋ ਮਨ ਸਮਝਯੋ ਦੁਨੀ ਮੁਕਾਮੂ। 
ਸੋ ਜਾਨਹੁ ਝੂਠੋ ਬਿਨ ਨਾਮੂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 226 





ਹਰਿਚੰਦੌਰੀ! ਪੁਨਿ ਘਨਛਾਯਾ”। /ਹਰੀਚੰਦ ਦੀ ਨਗਰੀ ਭਾਵ ਭੁਲੇਵੇ ਦੀ। “ਬੱਦਲ 
ਦੀ ਛਾਂ। 

ਸੁਪਨਾ ਜਿਉ ਬਾਜੀਗਰ ਮਾਯਾ ॥੨੨॥ 

ਲਖਿ ਇਨ ਸਾਚ ਕਰੇ ਜੁ ਗਹਾਵਾ'। 'ਪਕੜ। 

ਅੰਤ ਕਾਲ ਤਿਹ ਹੁਇ ਪਛੁਤਾਵਾ। 

ਜੋ ਜਾਨਹਿ ਇਹ ਮਿਥਯਾ ਭਾਸੀ। 

ਸੋ _ਤਿਨਕੇ ਨਹਿ ਹੁਇ ਬਿੱਸ੍ਹਾਸੀ 

॥੨੩॥ 

ਤਾਂ ਤੇ ਜਗਤ ਪਦਾਰਥ ਪ੍ਰੀਤਾ। 

ਹੈਂ ਨ ਕਰੋ ਜੇ ਹੁਇ ਬਿੱਪੀਤਾ। 

ਸਿਰ ਪਰ ਡਰ ਨਿਤ ਅਜਰਾਈਲਾ'। 

ਗਹਿ ਲੇ ਜਾਵਹਿ ਜੋ ਬਿਨ ਢੀਲਾ 

॥੨੪॥ 

ਅਸ ਡਰ ਧਰਿ ਕਰਿ ਹੋ ਉਰ ਮਾਂਹੀ। 

ਭਵ ਬਿਵਹਾਰ ਹੋਤਿ ਹਿਤ ਨਾਂਹੀ। 

ਬਿਸਮਯੋ ਮਨ ਇਮ' ਸੁਨਤਿ ਮੁਲਾਨਾ। 


ਸ਼ੀ ਗੁਰ ਸੋ ਪੁਨ ਬਚਨ _ਬਖਾਨਾ 
॥੨੫॥ 

“ਅਬ ਲੌ ਤੁਮਰੀ ਬਾਲਿਕ ਬੈਸਾ। 
ਬਚਨ ਉਚਾਰਤਿ ਹੋ ਮੁਖ ਕੈਸਾ? 
ਹਮਸੇ ਬ੍ਰਿੱਧ ਆਰਬਲ ਬੀਤੀ। 

ਤਿਨ ਕੋ _ਚਹੀਯਤਿ ਹੈ ਅਸ ਰੀਤੀ 


॥੨੬॥ 

ਅਬ ਬਾਲਿਕ ਲੀਲਾ ਉਰ ਧਰੀਏ। 

ਏਕ ਫਿਕਰ ਕੋ ਜ਼ਿਕਰ ਨ ਕਰੀਏ'। __'ਪਾਠਾਂਤੁ-ਏਸ ਫਿਕਰ ਕੋ ਜੀਅ ਨੌਧਰੀਏ। 
'ਜੁਵਾਨ। 2ਇਸਤ੍ੀ। 

॥੨੭॥ 

ਅਸ ਬਿਧਿ ਬ੍ਰਿੱਧ ਹੋਇ ਕਰਿ ਕੀਜੈ। 

ਅਬ ਸਨਬੰਧਨਿ ਕੋ ਸੁਖ ਦੀਜੈ। ` 

ਸ਼ੀ ਨਾਨਕ ਸੁਨਿ ਕਰਿ ਤਿਹ ਬਾਨੀ। 

ਜੋ _ਬੇਮੁਖਤਾ _ਪਦ _ ਕਰਿ _ਸਾਨੀ! 'ਮਿਲੀ ਹੋਈ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 927 





॥੨੮॥ 

ਬੋਲੇ ਪਰਮ ਮਨੋਹਰ ਬਚਨਾ। 

ਜਿਨ ਮਹਿਂ ਉਪਦੇਸ਼ਹਿ ਕੀ ਰਚਨਾ। 

ਜੋ ਤੂੰ ਲਖਹਿਂ ਆਰਬਲ ਸਾਰੀ। 

ਬਿਨਾ ਭਜਨ ਇਹ ਜਾਤਿ ਬਿਕਾਰੀ 

॥੨੯॥ 

ਇਕ ਸੌ ਬਰਖ ਆਰਬਲ ਪ੍ਰਾਨੀ। 

ਜੇ ਜੀਵਹਿਂ ਤਿਨ ਕਹੋ” ਕਹਾਨੀ। 

ਅਰਧ' ਨੀਂਦ ਬਸਿ ਕਰਤਜਯੋ ਸੈਨਾ?। 'ਅੱਧੀ। “ਸੁੱਤਿਆਂ। 
ਗੁਦਰ ਗਏ!” ਲਖਿਯੇ _ਨਿਜ ਨੈਨਾ 'ਗੁਜਰ ਗਏ। 


॥੩੦॥ 

ਪੰਦੂਹ ਬਰਖ ਤੀਕ ਅਨਜਾਨਾ। 

ਬਾਲ ਪਨੇ ਮਹਿ' ਕਰੀ ਬਿਹਾਨਾ। 
ਅੱਸੀ ਬਰਖਹਿ ਤੇ ਜੁ ਵਧੈ ਹੈ। 
ਲੋਚਨ ਦਿਖੈ ਨ ਸ਼੍ਰੋਨ ਸੁਨੈਹੈ ॥੩੧॥ 


ਹਰਿ ਉਰਧਾਰਿ? ॥੩੨॥ 

ਚੌਪਈ: 

ਕੁਛਕ ਰਹੇ ਤਿਨ ਕੀ ਸੁਨਿ ਗਿਨਤੀ। 

ਸੋਪਿ' ਬਿਤੀਤਹਿ ਬਿਨ ਹਰਿ ਬਿਨਤੀ। _ 'ਉਹ ਭੀ। 
ਮਲ ਮੂਤ੍ਰਾਦਿ ਤਜਿਨਿ ਜੁਗ ਕਾਲਾ। 

ਕਰਤਿ _ਬਿਤੀਤਹਿ _ਕਾਲ _ਬਿਸਾਲਾ 
॥੩੩॥ 

ਖਾਨ ਪਾਨ ਨਿਤ ਕਰਨ ਬਿਹਾਰਾ। 

ਹਿਤ! ਬਿਨੋਦ? ਬਨਿਤਾ? ਸੰਗ ਧਾਰਾ। __'ਪੋਮ। “ਆਨੰਦ। 'ਇਸਤ੍ਹੀ। 
ਕਰਨ ਉਪਾਇ ਸੁ ਦਰਬ ਉਪਾਵਨ। 

ਅਲਜ! ਅਸ਼ੁਭ ਸ਼ੁਭ ਕਰਮ ਕਮਾਵਨ 'ਨਿਰਲੌਜ 
॥੩੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਪਾਲਨ ਸੁਤ ਬਹੁ ਲਾਡ ਲਡਾਵਨ। 
ਨਿਸ ਦਿਨ ਹਿਤ! ਸੋ ਹੇਤ ਬਢਾਵਨ। 
ਇਸ ਬਿਧਿ ਬਿਤੀ ਆਰਬਲ ਸਾਰੀ। 
ਅੰਤ ਸਮੈ _ਗਮਨਯੋ _ਕਰ _ਝਾਰੀ! 


॥੨੫॥ 

ਤਾਂ ਤੇ ਮਨ ਸਮਝਹੁ ਅਸ ਰੀਤੀ। 
ਜਨਮ ਅਕਾਰਥ ਬਿਨ ਹਰਿ ਪ੍ਰੀਤੀ। 
ਹੇਤ ਪਦਾਰਥ! ਅਮੁਲ ਜਿ ਸ੍ਹਾਸਾ”। 


ਗਯੋਂ ਹਾਰ ਅਸ ਢਾਲਯੋ ਪਾਸਾ! ॥੩੬॥ 
ਜਬ ਇਸ ਕੇ ਉਰ ਸਮਝ ਸੁ ਆਵੈ। 
ਤਬ ਮਨ ਬਿਸ਼ਿਯਨ ਤੇ ਉਲਟਾਵੈ ॥ 
ਕਰਹਿ ਬੰਦਗੀ ਪੇਸ਼ ਖੁਦਾਇ ॥ 
ਜਿਉਂ ਮੈ' ਤੁਮ ਸੋਂ ਕਹੋਂ ਸੁਨਾਇ 
॥੨੭॥ 
ਸ਼ੀ ਮੁਖਵਾਕ ॥ 
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ 
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥ 
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ 
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਉ ॥ 
"ਪਾਠਾਂਤੂ-ਕਰੋ'। 


<< 


ਦਹਰਾ : 
ਅਰਜ਼ ਕਹੋ” ਅੱਗੂਜ ਪ੍ਰਭੂ ! ਸੁਨੀਏ 

ਦੈਕਰਿ ਕਾਨ। 

ਹੱਕਾ ਕਬੀਰ” ਕਰੀਮ ਤੂੰ, ਦੇਹੁ ਨਾਮ 'ਸੱਚ। 'ਵੱਡਾ। 'ਮੇਹਰਾਂ ਵਾਲਾ। 
ਕੋ ਦਾਨ ॥੩੮॥ 

ਚੌਪਈ: 

ਕਰਹਿ ਬੰਦਗੀ ਤਨ ਮਨ ਦੀਨਾ। 

ਨਾਮ ਸੁ ਜਾਚਹਿ ਹੋਇ ਅਧੀਨਾ। 

ਦੀਨਬੰਧੁ ਤਬ ਕਰੁਨਾ ਧਾਰੈ। 

ਦੇ ਕਰਿ ਨਾਮ ਦਾਸ ਨਿਸਤਾਰੈ ` 

॥੩੯॥ 

ਸੁਨਿ ਸ਼੍ਰੀ ਗੁਰੁ ਕੇ ਬੈਨ ਮੁਲਾਨਾ। 


228 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 229 


ਜਿਨ ਤੇ ਮਿਟਤਿ ਬਿਕਟ' ਅੱਗਯਾਨਾ। __'ਕਠਨ। 
ਕਾਲੂ ਹੇਤ ਕਹਿਨ ਪੁਨ ਲਾਗਜੋ। 
“ਧੰਨ _ਤੁਮਾਰੋ _ਮਨ _ ਅਨੁਰਾਗਯੋ 
॥੪੦॥ 
ਜਿਉ ਤੁਮ ਰੀਤਿ ਕਹਤਿ ਯਹਿ ਸਾਚੀ। 
ਹਰਿ ਚਰਨਨ ਮਹਿ ਮਤ ਰੁਚਿ' ਰਾਚੀ। 
ਤੱਦਪਿ ਤੁਮਰੋ ਸਭਿ ਪਰਵਾਰੂ। 
ਭੇ ਦਿਲਗੀਰ ਜੁ ਹੈ ਹਿਤਕਾਰੂ ॥੪੧॥ 
ਇਨ ਕੋ ਹੇਤਿ ਕਰਹੁ ਜਿਉ” ਹਰਖਹਿਂ। 
ਤੁਮਰੋ ਮੋਹ ਆਨ ਇਨ ਕਰਖਹਿ। 
ਪਿਤਾ ਪਿਤਾਨੁਜ' ਔਰ ਜਿ ਗਯਾਤੀ”। 
ਨਹਿ ਤਿਨ ਕੋ ਅਸ ਰੀਤਿ ਸੁਹਾਤੀ 
॥੪੨॥ 
ਬੋਲਹੁ ਬਿਗਸਹੁ'' ਬਿਚਰਹੁ ਸੰਗਾ। 
ਕਰਹੁ ਕਾਜ ਸਭਿ ਸਹਿਤ ਉਮੰਗਾ। ” 
ਸੁਨਿ ਕਰਿ ਸ਼ੀ ਨਾਨਕ ਤਿਹ ਬਾਨੀ। 
ਬੋਲੇ ਦੀਨ ਬੰਧੁ ਸੁਖਦਾਨੀ ॥੪੩॥ 

ਸ਼ੀ ਮੁਖਵਾਕ ॥ 

ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ 
ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ/ ॥੨॥ 'ਮੌਤ ਦਾ ਵੇਲਾ। 
ਚੌਪਈ: /ਪੁੱਤੂ। 
“ਪਿਤਾ ਭੂਹਾਤ ਤਿਯ ਤਾਤ! ਸਮੇਤੂ। 
ਇਨ ਕੋ ਲਖਹੁ ਕੂਰ ਸਭਿ ਹੇਤੂ। 
ਧਨ ਬਿਨ ਜੀਵਤਿ ਤਯਾਗਹਿਂ ਸੰਗਾ। 
ਧਨ ਹੋਵਹਿ _ਰਹਿੰ ਸੰਗ _ਉਮੰਗਾ 
॥੪੪॥ 
ਜਬ ਜਮ ਆਨ ਗਹੈ ਇਸ ਪ੍ਾਨੀ। 
ਤਬ ਰਾਖਨ ਕੀ ਕਹਾਂ ਕਹਾਨੀ। 
ਅੰਤ ਕਾਲ ਗਹਿ ਲੀਨਿ ਇਕਾਕੀ'। ਇਕੱਲੇ ਨੂੰ। 
ਤਬ ਤਕਬੀਰ' ਹੋਇ ਕਯਾ ਤਾਂ ਕੀ 'ਤਦਬੀਰ, (ਅ) 'ਅੱਲਾਹੁ ਅਕਬਰ” ਇਹ 
॥੪੫॥ ਨੁਮਾਜ਼ ਰਹਿਮਤ ਲਈ ਜੋ ਪੜ੍ਹਦੇ ਹਨ ਤਦੋ' ਇਸ 
ਦਾ ਕਿਆ ਸਵਾਰੇਗੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 230 





ਚਲਨ ਸੰਗ ਜੋ ਸ਼ੁੀ ਹਰਿ ਰੰਗਾ!। (ਨਾਲ ਜਾਣ ਵਾਲਾ ਜੋ ਸ਼ੀ ਵਾਹਿਗੁਰੂ ਦਾ ਪ੍ਰੇਮ ਹੈ। 
ਨਾਮ ਨ ਜਪਯੋ ਰਹਯੋ ਮਨ ਭੰਗਾ। 

ਭਾ ਅਨਾਥ ਜਮ ਮਾਰਗ ਮਾਂਹੀ। 

ਅਨਿਕ _ਜਾਤਨਾ!' _ ਹੋਵਹਿ _ ਜਾਂਹੀ 

॥੪੬॥ 

ਨਹਿੰ ਸਹਾਇ ਤਿਨ ਕੋ ਸਨਬੰਧੂ। 

ਜਿਨ ਮਹਿੰ ਪਚਯੋ! ਰਹਯੋ ਮਤਿ ਅੰਧੂ। ” 

ਜਾਨੀ ਰਿਦੈ ਮੁਲਾਨੇ ਰੀਤੀ। 

ਪਰਿਪੂਰਨ ਉਰ ਮਹਿ ਹਰਿ ਪ੍ਰੀਤੀ 

॥੪੭॥ 

-ਇਸਕੇ ਬਚਨ ਮੋਹਿ ਮਨ ਫੇਰਾ। 

ਜਿਉ ਮਤੰਗ' ਅੰਕੁਸ ਕਰਿ? ਪ੍ੇਰਾ:। __'ਹਾਥੀ। 'ਕੁੰਡੇ ਨਾਲ। “ਟੋਰਿਆ ਜਾਂਦਾ ਹੈ। 
ਕਹੈ ਗੁਨਾਕਰ' ਬਾਨੀ ਸਾਚੀ। ਗੁਣਾਂ ਦੀ ਖਾਣ। 
ਕੂਰ ਕੁਟੰਬ ਪ੍ਰੀਤਿ _ਰੁਚਿ _ਰਾਚੀ 

॥੪੮॥ 

ਆਖ਼ਰ ਕੋ ਰਖਵਾਰ ਨ ਸੰਗੀ। 

ਸਹਹਿ ਜੀਵ ਯਹਿ ਦੂਖ ਇਕੰਗੀ। 

ਅਸ ਅਨਜਾਨਪਨੇ ਮਹਿਂ' ਮਾਨਵ। 

ਪਚਹਿ ਰੈਨ ਦਿਨ ਭੇਵ ਨ ਜਾਨਵ- 

॥੪੬॥ 

ਅਸ ਵਿਚਾਰ ਕਰਿ ਰਿਦੈ ਮੁਲਾਨਾ। 

ਲਖਿ ਮਹਿਮਾ ਮੁਖ ਬਚਨ ਬਖਾਨਾ। 

“ਅਲਪ ਬੈਸ ਏਤੀ' ਦਾਨਾਈ। ਮਇਤਨੀ। 

ਕੋ ਅਵਤਰਸਯੋ ਸੰਤ ਸੁਖਦਾਈ ॥੫੦॥ 

ਸਿਸੁਤਾ ਵਿਖੈ' ਬੰਦਗੀ ਜਾਨੀ। ।ਬਚਪਨ ਵਿਚ ਹੀ। 
ਨੇਕੀ ਕਾਰ ਕਰਨ ਮਨ ਠਾਨੀ। 

ਬਦੀ ਖਯਾਲ ਦਿਲ ਦੀਨਿ ਭੁਲਾਈ। 

ਰੀਤਿ ਪ੍ਰੀਤਿ ਕੀ ਚੀਤਿ ਬਸਾਈ 

॥੫੧॥ 

ਬਿਸ਼ਿਯਨ ਤੇ ਉਦਾਸ ਮਤਿ ਕੀਨੀ। 

ਗਿਰਾ ਪ੍ਰੇਮ ਪਰਮੇਸ਼ੁਰ ਭੀਨੀ। ” 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 231 
ਉਸਤਤਿ ਕੇ ਬਚ ਸੁਨਿ ਮੁਖ ਸਦਨਾ। 
ਕਹਜਯੋ ਤ੍ਰਿਤਿਯ ਪਦ ਪੰਕਜ ਬਦਨਾ 
॥੫੨॥ 





ਸੀ ਮੁਖਵਾਕ ॥ 

ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ 

ਗਾਹੇ ਨ ਨੇਕੀ ਕਾਰ ਕਰਦਮ ਮਮ ਏ7 ਚਿਨੀ ਅਹਵਾਲ ॥੨੩॥ 
ਚੌਪਈ: 
“ਬਦੀ ਖਸਾਲ ਨਿਸ ਬਾਸੁਰ ਮਾਂਹੀ। 
ਕਰਤਿ ਰਹਤਿ ਕੁਛ ਜਾਨਤਿ ਨਾਹੀ। 
ਚਿੰਤਾਮਣਿ' ਕੋ ਤਜਹਿ ਗਵਾਰਾ ॥ ਅਨ ਚਿਤਵੀ ਮੁਰਾਦ ਦੇਣ ਵਾਲੀ ਮਣੀ। 
ਕਾਚ _ਲੇਹਿ ਕਰ ਜਤਨ ਅਪਾਰਾ 


॥੫੩॥ 

ਸੁਰਤਰੁ” ਕੋ ਨਿਜ ਅਜਰ” ਉਖਾਰਹਿ”। _'ਕਲਪ ਬ੍ਰਿਛ। “ਆਪਣੇ ਵੇਹੜੇ ਵਿਚੋਂ। 'ਪੁੱਟਦਾ 
ਹੈ। 

ਬਨੀ' ਬਬੁਰਨ ਕੀ? ਬਿਸਤਾਰਹਿ। 'ਬਗੀਚੀ। ਕਿੱਕਰਾਂ ਦੀ। 

ਤਰਕ ਸੁਧਾ ਕੋ! ਹੋਹਿ ਸੁਰਾਪੀ”। 'ਛੱਡਕੇ ਅੰਮ੍ਰਿਤ ਨੂੰ। “ਪੀਂਦਾ ਹੈ ਸ਼ਰਾਬ। 

ਤਜਿ ਚੰਦਨ ਗਹਿ ਬੰਸ _ਸੰਤਾਪੀ! 'ਦੁਖਦਾਈ ਬਾਂਸ ਫਟਦਾ ਹੈ। 


॥੫੪॥ 

ਤਿਨ ਕੋ ਸੁਖ ਪਰਾਪਤਿ ਹੁਇ ਕੈਸੇ। 
ਹਰਿ ਤਜਿ ਬਿਸ਼ਯ ਗਹਤਿ ਜੋ ਐਸੇ। 
ਬਿਸਰੈ ਸਭਿਹੀ ਬੈਸ ਬਿਤੀਤੀ। 
ਕਬਹਿ ਨ ਸੁਧਿ ਕੀਨੀ ਹਰਿ ਪ੍ਰੀਤੀ” 
॥੫੫॥ 

ਸੁਨਤਿ ਮੁਲਾਨੇ ਕੇ ਮਨ ਮਾਂਹੀ। 
ਸ਼ਰਧਾ ਸੁਧਿ ਅਧਿਕਹਿ ਬਿਰਧਾਹੀ। 
ਬੋਲਯੋ ਬਚਨ ਬੰਦ ਕਰ ਦੋਊ। 

“ਤੁਮਰੇ ਸਮਸਰ! ਔਰ ਨ ਕੋਊ 
॥੫੬॥ 

ਮੂਰਤਿ ਪਾਕ ਅਲਹਿ ਭਲ ਕੀਨੀ। 
ਭਗਤਿ ਰੀਤਿ ਮਹਿਂ ਮਤਿ ਜਿਹ ਭੀਨੀ। ” 
ਸੁਨਿ ਸ਼ੀ ਨਾਨਕ ਉਚਰੇ ਬਚਨਾ। 
ਗਰਬ ਹਰਨ ਕੀ ਜਿਨ ਮਹਿ' ਰਚਨਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੫੭॥ 

ਸ਼ੀ ਮੁਖਵਾਕ ॥ 

ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ 
ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥੪॥੧॥ 

ਚੌਪਈ: 'ਪ੍ਰੋਮ। 
“ਰਤਿ' ਰੰਗੇ ਸਤਿਸੰਗ ਸਮਾਜੂ। 
ਸਿਮਰਨ ਬਿਨਾ ਅਨਤ! ਨਹਿ ਕਾਜੂ। __ 'ਹੋਰ। 
ਤਨ ਮਨ ਸੌਂਪ ਦੀਨ ਨਿਜ ਸਾਂਈ। 
ਚਾਕਰ ਭਏ ਏਕ ਲਿਵ ਲਾਈ ॥੫੮॥ 
ਤਿਨਕੇ ਪਦ ਪੰਕਜ ਮੈ' ਧੂਰੀ। 
ਗੁਨ ਨ ਏਕ ਔਗੁਨ ਬਹੁ ਪੂਰੀ। 
ਕਰੁਨਾ ਕਰਿ' ਕਰੁਨਾਕਰ£ ਸਾਧੁ। 'ਕਿਰਪਾ ਕਰਕੇ। “ਕਿਰਪਾ ਦੀ ਖਾਣ। 
ਬਖਸ਼ਹਿੰ' ਮੈ” ਜੁ ਗਰੁਵਾਂ ਅਪਰਾਧੂ ” 'ਭਾਰੀ। "ਪਾਠਾਂਤ੍ਰ-ਬਖਸ਼ਹੁ। 
॥੫੯॥ 
ਅਧਿਕ ਨੰਮੁਤਾ ਕੇ ਸੁਨਿ ਬੈਨਾ। 
ਭਈ ਮੁਲਾਨੇ ਕੇ ਮਨ ਚੈਨਾ। 
ਹੈ ਕਰਿ ਦੀਨ ਜੋਰਿ ਜੁਗ! ਹਾਥਾ। 
ਕਹਯੋ “ਮੋਹਿ ਅਬ ਕਰਹੁ _ਸਨਾਥਾ" 
॥੬੦॥ 
ਛਿਮਹੁ' ਬਚਨ ਜੋ ਸਨਮੁਖਿ ਭਾਖੇ। 
ਹੋਂ ਅਨਜਾਨ ਢੀਠਤਾ ਰਾਖੇ। 
ਜੋ ਤੁਮਰੇ ਮਨ ਨਿਸ਼ਚਾ ਗੂੜਾ। 
ਕੋ ਲਖਿ ਸਕਹਿ ਜਗਤ ਨਰ ਮੂੜਾ 
॥੬੧॥ 
ਚਰਨ ਸ਼ਰਨ ਮੈ ਕੀਨੋਂ ਪਰਨਾ। 
ਹਰਹੁ ਮੋਹਿ ਜਗ ਜਨਮ ਜੁ ਮਰਨਾ। 
ਬ੍ਰਿੱਧਨ ਤੇ! ਤੁਮ ਬ੍ਰਿੱਧ? ਵਡੇਰੇ। 
ਕਰਿ ਉਪਦੇਸ਼ ਕਟਹੁ ਦੁਖ ਮੇਰੇ 
॥੬੨॥ 
ਦੀਨਬੰਧੁ ਦੁਖਦਲਨ' ਦਯਾਨਿਧਿ। 
ਬਚਨ ਅਧੀਨ ਸੁਨੇ ਜਬ ਅਸ ਬਿਧਿ। 
ਦਯਾ ਦ੍ਰਿਸ਼ਟਿ ਦੇਖੀ ਸੁਖਦਾਨੀ। 


232 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮ੍ਰਿਦੁਲ ਮਧੁਰ ਬੋਲੇ _ਮੁਖ _ਬਾਨੀ 
॥੬੩॥ 

“ਮਨ ਕੰਚਨ' ਜਗ ਸਿਕਤਾ ਮਾਂਹੀ”। 
ਬੀਨਬੀਨ! ਇਕਠੇ ਕਰਿ ਤਾਂਹੀ। 

ਤਪ ਅਗਨੀ ਮਹਿ ਭਗਤਿ ਕੁਠਾਲੀ'। 
ਬਿਸ਼ਯ ਮੈਲ ਹਤਿ' ਲਿਹੁ ਤਿਹ ਗਾਲੀ 
॥੬੪॥ 
ਅਲੰਕਾਰ' ਘਰਿ” ਸਰਲ” ਅਧੀਰਾ। 
ਤਿਹ ਮਹਿ ਜਟਹੁ!” ਨਾਮ ਹਰਿ ਹੀਰਾ। 
ਉਰ ਪਹਿਰਾਵਹੁ ਪਰਮ ਪਵਿੱਤ੍ਰਾ। 
ਸ਼ੋਭਾ ਲੋਕਨ ਉਂਭੈ! ਬਚਿੱਤ੍ਰ ॥੬੫॥ 
ਸੱਤਿਨਾਮ ਇਕ ਚਿਤ ਲਿਵਲਾਈ। 
ਜਪਹੁ ਦੇਹਿ ਅਭਿਮਾਨ ਗਵਾਈ। 
ਸਤਿਸੰਗਤ ਕੀ ਸੇਵ ਅਭੰਗਾ'। 

॥੬੬॥ 


ਬਚਨਾ ਯੁਧ ਕੇ” ਸੰਗ ਮੁਲਾਨਾ। 
ਘਾਇਲ ਭਾ! ਤਨ ਸੁਧਿ” ਬਿਸਰਾਨਾ। 
ਅਤਿ ਤੀਖਨ ਸੋ ਭਿਦ ਗਯੋ! ਮਰਮੂ”। 


ਛਿਦੇ ਅੰਗ _ਹਉਮੈ _ਸੰਗ _ਭਰਮੂ! 
'੬੭॥ 

ਜਗਤ ਅਸਾਰ ਜਾਨਿ ਦੁਖ ਖਾਨੀ। 

ਸ਼ੀ ਗੁਰ ਕੀ ਮਹਿਮਾ ਪਹਿਚਾਨੀ। 

ਬੰਦ ਹਾਥ ਦੋ ਕਰੀ ਸੁ ਬੰਦਨ। 

॥੬੮॥ 

ਪੂਰਨ ਪੁਰਖ ਰੂਪ ਹਰਿ ਸਾਧੂ। 

ਨਰਨ ਉਧਾਰਹੁ ਬੁੱਧਿ ਅਗਾਧੂ ! 

ਕਮਲ ਬਦਨ ! ਜਿਉ' ਤੁਮ ਉਰ ਆਵੈ। 
ਤਸ ਬਿਧਿ ਕਰਹੁ ਨ ਕੋ ਉਲਟਾਵੈ 
॥੬੯॥ 


233 





'ਮਨ ਰੂਪ ਸੋਨਾ। “ਜਗਤ ਰੂਪ ਰੇਤ ਵਿਚੋਂ। 
ਚੁਣ ਚੁਣਕੇ। 

ਸੋਨਾ ਪਾ ਕੇ ਗਾਲਣ ਵਾਲੀ) ਨੂਠੀ। 
'ਨਾਸ਼ ਕਰਕੇ। 


/ਗਹਿਣਾ। “ਘੜਕੇ। 'ਸੂਧਾ। 


<< 


'ਜੜੋ। 


ਦੋਨੋਂ ਲੋਕਾਂ ਦੀ। 


7ਇਕ ਰਸ, ਲਗਾਤਾਰ। 


'ਬਚਨਾਂ ਰੂਪੀ ਸ਼ਸਤ੍ਰ ਨਾਲ। 
'ਫਟੜ ਹੋ ਗਿਆ। 'ਤਨ ਦੀ ਸੋਝੀ। 


/ਹਉਮੈ ਸਹਿਤ ਭਰਮ (ਰੂਪੀ) ਅੰਗ ਵਿੰਨ੍ਹੋ ਗਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 234 





ਮੈ ਅਬ ਸੁਨਯੋ ਜੁ ਤੁਮ ਉਪਦੇਸ਼ੂ। 

ਜਪੋ' ਨਾਮ ਤਜਿ ਜਗਤ' ਕਲੇਸ਼ੂ। ” 'ਪਾਠਾਂਤ੍ਰ-ਸਗਲ। 
ਅਸ ਕਹਿ ਗਮਨਜਯੋ ਧਾਮ ਮੁਲਾਨਾ। 

ਨਹਿੰ ਕਿਹ ਸੋ ਤਿਹ ਬਚਨ ਬਖਾਨਾ 


॥੭੦॥ 

ਪਰਮੇਸ਼ੁਰ ਦਿਸ਼ਿ ਪ੍ਰੀਤਿ ਸੁ ਜਾਗੀ। 

ਬਿਖਿਯਨ ਤਯਾਗ ਏਕ ਲਿਵਲਾਗੀ। 

ਜੀਵਤਿ ਜਪਤਿ ਰਹਸੋ ਸੋ ਨਾਮੂ। 

ਅੰਤਕਾਲ ਗਮਨਜਯੋ ਹਰਿ ਧਾਮੂ ॥ ੭੧॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਮੁੱਲਾਂ ਉਪਦੇਸ਼” ਪ੍ਰਸੰਗ ਬਰਨਨੰ ਨਾਮ 
ਅਸ਼ਟਮੋ ਧਕਾਇ ॥੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 235 





੯. [ਸਾਰਦਾ ਦਾ ਮੰਗਲ। ਸੱਚਾ ਜੰਵੂ।] 


(ਹਰਦਿਆਲ ਪੰਡਿਤ) ॥੩॥ 

(ਬਦੋਬਦੀ ਜਨਊ ਪਾ ਦਿੱਤਾ) ॥੪੩॥ 
੨੨ (੨ 1 
ਸੀ ਸਰਸੂਤੀ ਸਰਬਦਾ ਬਰਨ ਸ੍ਰੇਤ ਸੁਖਕੰਦ। 
ਸਰਸੂਤੀ=ਵਿਦਯਾ ਦੀ ਦੇਵੀ, ਸ਼ਾਰਦਾ। ਸਰਬਦਾ=ਸਦਾ ਹੀ। [ਸੰਸ. ਸਰਵਰਦਾ]। ਬਰਨ=ਰੰਗ। [ਸੰਸ. 
ਵਰ੍ਣ]। ਸ੍ਹੇਤ=ਚਿੱਟਾ। [ਸੰਸ. ਸੇਤ]। ਸੁਖਕੰਦ=ਸੁਖਾਂ ਦਾ ਮੂਲ। ਸੁੱਖਾਂ ਦਾ ਫਲ। 
ਤਰਲ ਆਂਗੁਰੀ ਬੀਨ ਸੋਂ ਬੰਦੋ' ਦੈ ਕਰ ਬੰਦਿ" ॥੧॥ 
ਤਰਲ=ਚੰਚਲ, ਥਰਰਾ ਰਹੀਆਂ। ਆਂਗੁਰੀ=ਉੱਗਲਾਂ। [ਸੰਸ. ਅੰਗੁਲ]। ਬੀਨ=ਬੀਨਾ, ਵੀਣਾ। ਸਤਾਰ 
ਵਾਂਡੂ ਤੂੰਥਿਆਂ ਵਾਲਾ ਇਕ ਸੰਗੀਤਕ ਸਾਜ਼। [ਸੰਸ. ਵੀਣਾ]। ਕਰ=ਹੱਥ। ਬੰਦਿ=ਜੋੜਕੇ। ਦੇਖੋ 
ਅਧਯਾਯ ੧ ਅੰਕ ੨ ਦਾ ਭਾਵ। 
ਅਰਥ : 
(ਜਿਸਦਾ) ਰੰਗ ਚਿੱਟਾ ਹੈ ਤੇ (ਦਰਸ਼ਨ) ਸੁਖਾਂ ਦਾ ਮੂਲ ਹੈ; (ਗੁਰ ਕੀਰਤੀ ਵਿਖੇ) (ਜਿਸ 
ਦੀਆਂ) ਉੱਗਲੀਆਂ ਬੀਣਾਂ ਵਜਾਉਣ ਵਿਚ ਚੰਚਲ ਹੋ ਰਹੀਆਂ ਹਨ, ਉਸ ਸ਼੍ਰੀ ਸ਼ਾਰਦਾ ਨੂੰ ਮੈ' 
ਦੋਵੇ' ਹੱਥ ਜੋੜ ਕੇ ਸਦਾ ਹੀ ਨਮਸਕਾਰ ਕਰਦਾ ਹਾਂ। 
ਸ਼ੀ ਬਾਲਾ ਸੰਧੁਰੁ ਵਾਚ ॥ 
ਚੌਪਈ: 
ਕਾਲੂ ਬਹੁਰੋ ਕੀਨਿ ਵਿਚਾਰਾ। 
ਜੱਗਯੁਪਵੀਤ' ਦੇਨਿ ਹਿਤ ਧਾਰਾ। 
ਪ੍ੰਹਿਤ ਜੋ ਤਿਹ ਕੋ ਹਰਿਦਯਾਲਾ। 
ਸੋ ਬੁਲਾਇ ਲੀਨੋ ਤਤਕਾਲਾ ॥੨॥ 
ਉਰ ਅਭਿਲਾਖਾ ਸਕਲ ਸੁਨਾਈ। 
“ਛੱਤੀ ਰੀਤਿ ਕਰੋ _ਦ੍ਰਿਜਰਾਈ !' 
(ਹਰਦਿਆਲ ਪੰਡਿਤ) 
ਸੁਨਿ ਕਰਿ ਬਚ ਅਸ ਦ੍ਰਿਜ 
ਹਰਿਦਯਾਲੂ। 
ਕਹਯੋ “ਸੋਜ ਸਭਿ ਆਨਿ? ਬਿਸਾਲੂ” 'ਸਮਿੱਗ੍ੀ। “ਮੰਗਾਓ। 
॥੩॥ 
ਸ਼ੁਭ ਬਾਸੁਰ ਸੋ ਦੀਨ ਬਤਾਈ। 
ਕਰਿ ਅਰੰਭ ਜਿਉ ਅਧਿਕ ਵਡਾਈ। 
ਦਿਜਬਰ ਤੇ ਸੁਨਿ ਕਰਿ ਤਬ ਕਾਲੂ। 
ਸਭਿ ਸੰਭਾਰਨ! ਆਨਿ ਉਤਾਲੂ? ॥੪॥ _'ਸਮਿਰਿੱਗੀ। 'ਛੇਤੀ। 
ਭੋਜਨ ਹੇਤ ਅੰਨ ਇਕਠਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਆਮਿਖ! ਕਾਰਨ ਛਾਂਗ” ਮੰਗਾਈ। 

ਜੋ ਛੱਤ੍ਰੀ ਕਾਲੂ ਕੇ ਗਯਾਤੀ/। 

ਸਭਿਨਿ ਅਮੰਤੂ' ਦੀਨੋ ਖਜਾਤੀ” ॥੫॥ 
ਔਰ ਜਿ ਨਗਰ ਬਿੱਪੂ' ਬਰ ਰਹਿਹੀਂ। 
ਬੇਦਨ ਬਿਧਿ ਕੇ ਬੇਤਾ ਅਹਿਹੀਂ। 
ਦਯੋਂ ਅਮੰਤੂ? ਸਭਿਨਿ ਪੁਕਾਰੀ। 

ਆਏ ਕਾਲੂ ਧਾਮ ਮਝਾਰੀ ॥੬॥ 
ਗੋਮੈ! ਸੋ ਲੇਪਨ ਛਿਤ ਕਰਿਕੈ। 
ਪੂਰਯੋ ਚੌਂਕ ਹਰਖ ਉਰ ਧਰਿ ਕੈ। 
ਸ਼ੀ ਨਾਨਕ ਜੀ ਪੁਨ ਬੁਲਵਾਏ। 

ਦ੍ਹਿਜ ਬਾਹਜ' ਕੇ ਬੀਚ ਬਿਸਾਏ ॥ ੭॥ 
ਜਿਉ” ਉਡਗਨ ਕੀ ਸਭਾ ਮਝਾਰਾ। 
ਜਾਵਹਿ ਪੂਰਨ ਇੰਦ ਉਦਾਰਾ। 
ਸ਼ੋਭਾ ਸੰਯੂਤ' ਤਿਉ ਤਹਿਂ ਜਾਈ। 
ਬੈਸੇ ਬੀਚ ਸਭਾ ਸੁਖਦਾਈ ॥੮॥ 
ਛੱਤ੍ਰਿਨ ਰੀਤਿ ਜੁ ਹੁਤੀ ਪੁਰਾਤਨ। 
ਸੋ ਕੀਨੀ ਦਿਜਵਰ ਸਭਿ ਭਾਂਤਿਨਿ। 
ਕੁਲ ਆਚਾਰ ਸਿਖਾਵਨ ਲਾਗਾ। 

ਪੁਨ ਪਾਵਨ ਜੰਦੂ ਅਨੁਰਾਗਾ ॥੬॥ 
ਜਗਤ ਬਿਮੋਚਨ ਲੋਚਨ ਚਾਰੂ'। 


ਚਿਤਵਨ ਕੀਨੀ! ਮੋਖ ਉਦਾਰੂ। 

ਬੂਝਤਿ ਭੇ “ਦ੍ਰਿਜ! ਮੋਹਿ ਸੁਨਾਵਉ। 
ਕਿਸ ਕਾਰਨ ਤੇ _ਜੰੂ' ਪਾਵਉ 
॥੧੦॥ 

ਕੌਨ ਅਧਿਕਤਾ ਯਾਂਕੇ ਪਾਏ ? 

ਕਿਸ ਪਦਵੀ ਇਹੁ ਦੇਤਿ ਪੁਚਾਏ ? 
ਪਹਿਰੇ ਬਿਨਾ ਨੂਨਤਾ ਜੋਊ। 
ਦਿਜਬਰ! ਮੁਹਿ _ਸਮਝਾਯੇ _ਸੋਊ? 
॥੧੧॥ 

ਸੁਨਿ ਹਰਿਦਯਾਲ ਚੌਂਪ ਚਿਤ ਚਮਕੀ। 


236 





'ਮਾਸ। “ਬੱਕਰਾ। 
'ਸਨਬੰਧੀ। 

'ਨਿਉਂਦਾ। ਸੱਦਾ। “ਪੁਗਟ। 
'ਬਰਾਹਮਨ। 


“ਪਾਠਾਂਤੂ-ਅਮੰਤਕ। 


।ਗੋਬਰ। 


'ਬਾਹਮਨਾਂ ਖੱਤੂੀਆਂ। 


/ਪੂਰਾ ਚੰਦੂਮਾ। 
/ਸਮੇਤ। 


'ਜਗਤ ਦੇ (ਦੁਖਾਂ ਨੂੰ) ਦੂਰ ਕਰਨ ਵਾਲੇ ਸੁਹਣੇ 
ਨੇਤ੍ਹਾਂ ਨਾਲ। 
'ਤੱਕਣਾ ਕੀਤਾ। 


“ਪਾਠਾਂਤੂ-ਇਹੁ ਗਰ-ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 237 


ਇੱਛਾ ਕਰਤਿ ਮੋਹ ਭੂਮ ਕਮਕੀ'। 'ਨਵਿਰਤੀ ਦੀ। 
ਪੂਰਬ ਆਸ ਸੁਨਨਿ ਉਪਦੇਸ਼ੂ। 

ਬਨੀ ਸੁ ਬਿਧਿ ਅਬ ਮਿਟਹਿ ਕਲੇਸ਼ੂ 
॥੧੨॥ 

ਜਾਨਤਿ ਜੋਨ ਮਹਾਤਮ ਗੁਰ ਕੋ। 

ਬੋਲਯੋ ਤਦਪਿ ਹਰਨ ਤਮ! ਉਰ ਕੋ। __ 'ਅਨ੍ਹੇਰਾ। 
“ਦਿਜ ਛੱਤੀ ਕੋ ਧਰਮ ਜੁ ਧਰਿਈ। 
ਜੱਗਜੁਪਵੀਤ ਸੁ ਪਾਵਨ _ਕਰਿਈ 
॥੧੩॥ 

ਜਾਵਦ ਰੀਤਿ ਨ ਅਸ ਅਨੁਸਾਰੀ। 

ਤਾਵਦ ਨਹਿ ਚੌਕੇ ਅਧਿਕਾਰੀ। 

ਦ੍ਹਿਜ ਬਾਹਜ? ਕੋ ਇਸ ਬਿਨ ਧਰਮਾ। 

ਰਹਤਿ ਨਹੀਂ, ਬੂਝਹੁ ਇਹੁ ਮਰਮਾ! 'ਭੇਦ ਇਹ ਸਮਝੋਂ। 
॥੧੪॥ 

ਬੇਦਨਿ ਬਿਧਿ ਸੋ ਜਬ ਗਰ ਪਾਵਹਿ। 

ਦ੍ਹਿਜ ਬਾਹਜ ਨਿਜ ਧਰਮਹਿ ਆਵਹਿ। ' 

ਸੁਨਿ ਪੁਰੰਧਾ! ਕੇ ਬਚਨ ਕ੍ਰਿਪਾਲਾ। /ਪਰੋਹਤ। 
ਕਮਲ ਬਦਨ ਕਹਿ ਗਿਰਾ ਰਸਾਲਾ 
॥੧੫॥ 

“ਦ੍ਰਿਜ ਬਾਹਜ ਕੋ ਧਰਮ ਜੁ ਆਹੀ। 

ਗਰ ਮੇ' ਪਾਏ ਸੂਤ ਰਹਾਹੀ। 

ਕਿਧੋ' ਸੁਕਰਮ ਕਰੇ ਤੇ ਰਹਿਈ। 

ਦਯਾ ਆਦਿ ਜੇ ਸ਼ੁਭ ਨਿਰਬਹਿਈ 

॥੧੬॥ 

ਪਾਇ ਸੂਤ ਗਰ ਕਰਤਿ ਕੁਕਰਮਾ। 

ਧਨ ਹਿਤ ਹਿੰਸਾ ਧ੍ਰੋਹਿ ਅਧਰਮਾ। 

ਅੰਤ ਪ੍ਰਯੰਤ ਦੁਸ਼ਟਤਾ ਧਾਰੇ। 

ਝੂਠ _ਪਿਸ਼ਨਤਾ!/ ਚਿਤ _ਹਿਤਕਾਰੇ 'ਚੁਗਲੀ। 
॥੧੭॥ 

ਜੋ ਖੱਤ੍ਰੀ ਦ੍ਰਿਜ ਕਿਧੋ' ਚੰਡਾਲਾ। 

ਸਹਹਿ ਜਾਇ ਜਮਦੰਡ ਬਿਸਾਲਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 238 


ਕੌਨ ਜਨੇਊ ਤਿਹ ਫਲ ਦੀਨਾ। 
ਪਾਯੋ __ਨਰਕ __ਇਹਾਂ ਅਘ _ਕੀਨਾ? 
॥੧੮॥ 
ਸੁਨਿ ਕਰਿ ਬਚ ਦਿਜਬਰ ਜੇ ਬੈਸੇ। 
ਭਏ ਮਸ਼ਟ' ਕੁਛ ਆਵ ਨ ਜੈਸੇ। /ਚੁੱਪ। 
ਸਨਮੁਖ ਉਤਰ ਦੇਤਿ ਨ ਕੋਊ। 
॥੧੯॥ 
ਤਦਪਿ ਸੁਨਨਿ ਕੀ ਬਚ ਅਭਿਲਾਖਾ। 
ਪ੍ੰਹਤ ਹਰਿਦਜਾਲ ਇਮ ਭਾਖਾ। 
“ਕੌਨ ਜੰਵੂ ਤੇ ਜਾਇ ਨ ਨਰਕਾ? 
ਜਾਂਤੇ' ਜਮ _ਨਹਿੰ ਕਰਹਿ ਕੁਤਰਕਾ 'ਪਾਠਾਂਤੁ-ਜਾਂਕੋ-। 
॥੨੦॥ 
ਸੋ ਨਿਜ ਰਸਨਾ ਦੇਹੁ ਸੁਨਾਈ। 
ਸੁਨਨਿ ਚਾਹ ਸਭਿ ਉਰ ਹਰਖਾਈ। ? 
ਕਮਲ ਬਦਨ ਪੁਨ ਬਚਨ ਬਖਾਨੇ। 
ਜਿਸ ਜੰਦੂ ਤੇ ਜਨ ਸਨਮਾਨੇ: ॥੨੧॥ _ 'ਆਦਰ ਕਰੇ। 

ਸ਼ੀ ਮੁਖਵਾਕ ॥ 

ਸਲੋਕੁ ਮ੧ ੧ ॥ 

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ 
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥ 
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ 
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥ 
ਚੌਪਈ: 'ਪਵਿੱਤੁ। “ਨਿੱਤ ਰਹਿਣ ਵਾਲਾ। “ਜਾਣੋ। 
“ਸੁੱਛ' ਸਥਿਰ” ਇਹੁ ਲਖਹੁ” ਜਨੇਊ। 
ਗਰ! ਮਹਿ ਪਹਿਰੈ' ਵਿਰਲੇ ਕੇਊ। 'ਗਲ। 
ਜਿਹ ਨਰ ਗਰ ਮਹਿ' ਧਾਰਨ ਕੀਨਾ। 
ਧੰਨ ਸਿ ਨਰ ਕੀਨੇ ਦੁਖ ਛੀਨਾ! 'ਨਾਸ਼। 
ਉਇ] 
ਲੋਕ ਬਹੁਰ ਪਰਲੋਕ ਅਸ਼ੋਕੁ” ॥ 'ਅਨੰਦਤ। 
ਸਨਮਾਨਹਿ' ਸਭਿ ਅੰਤਕ ਓਕੁ''। 'ਜਮ ਦੇ ਘਰ। 'ਪਾਠਾਂਤੂ-ਅੰਤਨ ਲੋਕੂ-ਅਰਥਾਤ 
ਜਮਲਕ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 239 





ਅਸ ਬਿਧਿ ਕੋ ਜੇ ਹੈ ਤੁਮ ਪਾਸੂ। 

ਗਰ ਮੁਝ ਪਾਵਹੁ ਦੁੱਕ੍ਰਿਤ ਨਾਸ਼ੂ! 

॥੨੩॥ 

ਕਰਤਿ ਸੂਤ ਕੋ ਗੁੰਥਨ' ਪਾਈ। 

ਜਲ ਜਾਵਹਿ ਇਹ ਸੰਗ ਨ ਜਾਈ। 

ਜਾਨਹੁ ਕੱਚਾ ਕਾਜ ਸੰਸਾਰੂ। 

ਲੋਕ ਦਿਖਾਵਾ ਕਰਤਿ ਗਵਾਰੂ ` ॥੨੪॥ 

ਸੁਨਿ ਕਰਿ ਬਚ ਹਰਦਯਾਲ ਰਸਾਲਾ। 
ਪੁਲਕਾਵਲਿ' ਤਨ ਹਰਖ ਬਿਸਾਲਾ। 

-ਮੈ' ਪੂਰਬ ਜੋ ਗਿਰਾ ਉਬਾਚੀ!। 

ਬਿਨ ਸੰਸੈ ਸੋ ਭੀ ਸਭਿ ਸਾਚੀ ॥੨੫॥ 

ਲਖਿ ਹੈਂ ਵਿਰਲੇ ਬਹੁ ਅਨਜਾਨਾ। 

ਜਿਹ ਬਚ ਸ਼ੁਨਿ ਮਮ ਮਨ ਠਹਿਰਾਨਾ। 

ਹੈਂ ਸੁ ਕ੍ਰਿਤਾਰਥ ਬੰਸ ਸਮੇਤਾ। 

ਭਾ _ਯਜਮਾਨ _ ਬ੍ਰਹਮੰਡ _ਨਿਕੇਤਾ!- 'ਬੁਹਮੰਡ ਦਾ ਜੋ ਘਰ ਅਰਥਾਤ ਆਸ਼ਰਾ (ਭਾਵ 
॥੨੬॥ ਗੁਰੂ ਜੀ ਮੇਰੇ ਜਜਮਾਨ ਹੋ ਗਏ) ਹਨ। 
ਅਨਦ ਮਗਨ ਮੁਖ ਬੋਲ ਨ ਆਵਾ। 

ਸੁਨਨ ਬਚਨ ਮਨ ਰੁਚਿ ਉਪਜਾਵਾ। 

ਅਨਤ! ਜਿ ਦ੍ਰਿਜ ਬੈਸੇ ਸ਼ੁਭ ਨੀਤੀ। 

ਸੋ ਬੋਲੇ ਲਖਿ ਪਾਛਲ ਰੀਤੀ ॥੨੭॥ 

“ਭੋ ਬਾਲਕ ! ਇਹੁ ਜੱਗਯੁਪਵੀਤਾ। 

ਬੇਦ ਪੰਥ ਮਹਿ ਗਿਨਯੋ ਪੁਨੀਤਾ। 

ਪਰਮਪਰਾ!' ਪਾਵਨ? ਬਰ ਧਰਮਾ?। 'ਮੁੱਢ ਤੋਂ। ਘਵਿੱਤੁ। 'ਸ਼ਰੇਸ਼ਟ ਧਰਮ। 
ਦਿਜ _ਬਾਹਜ ਕੋ _ਰਾਖਤਿ ਧਰਮਾ 

॥੨੮॥ 

ਬੁਹਮਦਾਕਿ ਤੇ ਇਹ ਚਲਿ ਆਵਾ। 

ਸਨਕ ਸਨੰਦਨ ਸਭਿ ਪਹਿਰਾਵਾ। 

ਜੇ ਹਮ ਕੀਨੀ ਉਕਤਿ ਨਵੀਨਾ। 

ਪੇਲੋ ਇਹੁ ਤੌ! ਸੁਮਤਿ ਪ੍ਰਬੀਨਾ! 'ਤਾਂ ਇਹ (ਬੇਸ਼ਕ) ਹਟਾ ਦਿਓ। 
॥੨੯॥ 

ਚਲਹੁ ਬਾਲ ! ਪਾਛਲ ਕੁਲ ਚਾਲੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਿਉਂ ਤੁਮ ਸਭਿ ਤੇ ਚਹਹੁ ਨਿਰਾਲੀ। 

ਸੁਨਿ ਸ਼ੀ ਨਾਨਕ ਬਚ ਦ੍ਰਿਜਬਰ ਕਾ। 

ਬੋਲੇ ਤਿਹ ਮਤਿ _ਕਰਤਯੋ _ਤਰਕਾ! 'ਖੰਤਨ। 
॥੩੦॥ 





ਸ਼ੀ ਮੁਖਵਾਕ ॥ 
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ 
ਸਿਖਾ ਕੰਨਿ ਚੜਾਈਆ ਗੁਰੁ ਬਾਹਮਣ ਥਿਆ ॥ 


੨=<> ੪ 


ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥ 
ਚੌਪਈ: 
£ ਕੋ ਦਿਜ ਦੇਹੁ ਜਨੇਊ ॥ 
ਚੌਕੜ ਬਿਕਤਿ ਮੋਲਲਿਯ ਤੇਊ। ਚਾਰ ਕੌਡਾਂ ਦਾ। 
ਅਗਨਿ ਸੰਗ ਜਰਿ ਗਯੋ ਜਗ ਮਾਂਹੀ। 
ਜਹਿਂ ਕਾਰਜ ਤਹਿ ਨਿਬਹਜਯੋ ਸੁ`ਨਾਂਹੀ 
॥੩੧॥ 
ਜੋ ਆਗੇ ਨਹਿਂ ਕਾਰਜ ਆਵਾ। 
ਸੋ ਪਾਯੋ ਜਗ ਕੋ ਦਿਖਰਾਵਾ। 
ਮਮ ਸੰਸਾਰ ਸੋ ਨਾਹੀ ਕਾਜੂ। 
ਤਿੰਹ ਕੀ ਕਿਉ ਕਰਿਹੋਂ ਉਰ ਲਾਜੂ 
॥੩੨॥ 
ਸੰਗ ਨ ਤਗ!, ਜਬ ਜਮ ਗਹਿ ਕੂਟਾ। 
ਤਹਾਂ ਨਾਮ ਹੋਯੋ ਤਗ ਤੂਟਾ। 
ਕੀਨਿ ਸੁ ਕੂਰੀ ਚੋਰੀ ਜਾਰੀ। 
ਯਾਂ ਤੇ ਮਿਲੀ ਯਾਤਨਾ' ਭਾਰੀ ॥ ੩੩ ॥ 
ਤਾਂ ਤੇ ਸੱਤਿ ਨਾਮ ਕਰਤਾਰਾ। 
ਜਪਹੁ ਤਾਂਹਿ ਹੁਇ ਜਗ ਨਿਸਤਾਰਾ। 
ਦੋਨੋ ਲੋਕ ਵਿਖੇ ਰਹਿ ਸੰਗਾ। 
॥੩੪॥ 
ਦਿਜ ਬਾਹਜ ਕੀ ਭੀਰ' ਸੁ ਭੂਰੀ”। 
ਸੁਨਿ ਬਚ ਬਿਸਮੈਤਾ! ਉਰ ਪੂਰੀ। 
ਕੋਊ ਨ ਉੱਤਰ ਦੇਨਿ ਸਮਰਥਾ। 
ਸੱਤਿ ਬਾਤ ਕਿਮ ਕਹੈ _ਬਿਅਰਥਾ 


240 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੩੫॥ 
ਪੁਨ ਤਿਹ ਕਾਲ ਜੁ ਕਾਲੂ ਗਯਾਤੀ'। 
ਸੋ ਬੋਲੇ ਨਿਜ ਬਾਤ ਸੁਹਾਤੀ। 
“ਸੁਨੀਏ ਸ਼ੀ ਨਾਨਕ ਪਰਬੀਨਾ। 
ਤੋਰ ਅਤਰਕ _ਗਿਰਾ? ਰਸ _ਭੀਨਾ 
॥੨੩੬॥ 
ਤਦਪਿ ਜੁ ਤਵ ਪਿਤ ਖਰਚਯੋ ਦਰਬਾ। 
ਜੱਗਯੁਪਵੀਤ ਹੇਤੁ ਲਖਿ ਸਰਬਾ। 
ਨਹਿ ਪਹਿਰਹੁ ਤਬ ਹੋਇ ਅਕਾਜੂ '। 
ਜੋ ਤੁਮਰੇ ਪਿਤ ਕੀਨਿ ਸਮਾਜੂ ॥੩੭॥ 
ਦਿਜ ਬਾਹਜ ਸਭਿ ਤੁਮ ਘਰ ਆਵਾ। 
ਪਹਿਰਹੁ ਜੰਦੂ ਜਗਤ ਸੁਹਾਵਾ। 
ਜੋ ਨਿਜ ਕੁਲ ਕੀ ਚਲਹਿ ਨ ਚ਼ਾਲੇ। 
ਜਾਤਿ ਪਾਤਿ ਤਿਹ ਕਰੈ _ਨਿਰਾਲੇ 
॥੩੮॥ 
ਨਰ ਸੰਪੁਰਨ ਅਰੁ ਪਰਵਾਰੁ। 
ਹਰਥੈ' ਉਰ ਕਰਿ ਰਹੁ ਗਰ! ਧਾਰੁ?। 'ਗਲੇ ਵਿਚ। “ਧਾਰਨ ਕਰਕੇ। 
ਨਾਤੁਰ' ਸਭ ਕੋ ਬਧਯੋ ਹੁਲਾਸਾ। ਨਹੀਂ ਤਾਂ। 
ਮਿਟ ਜੈ ਹੈ ਮਨ ਹੋਇ ਉਦਾਸਾ 
॥੩੯॥ 
ਏਕ ਵਾਰ ਗਰ ਪਾਇ ਜਨੇਊ। 
ਪੁਨ ਕਰੀਏ ਇੱਛਾ ਉਰ ਜੇਊ। ' 
ਅਸ ਸੁਨਿ ਕਰਿ ਗਯਾਤਿਨਿ!' ਕੇ ਬੈਨਾ। _'ਸਾਕਾਂ ਦੇ। 
ਪੁਨ ਬੋਲੇ ਸੂ ਪੰਕਜ ਨੈਨਾ ॥੪੦॥ 
ਸੀ ਮੁਖਵਾਕ ॥ 
ਹਰ8 ਦਰ ॥ 
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ 
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥ 
ਤਗੁ ਕਪਾਹਹੁ ਕਤੀਐ ਬਾਮ੍ਣੂ ਵਟੇ ਆਇ ॥ 
ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ ਆਖੈ ਪਾਇ ॥ 
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ 
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 242 





ਚੌਪਈ: 

ਲੋ ਜੁ ਜੋਗਜੁਪਵੀਤਾ। 

ਹੋਤਿ ਪੁਰਾਤਨ ਤੂਟਤਿ ਨੀਤਾ। 

ਬਹੁਰ ਬਹੁਰ ਲੇ ਅਵਰ ਸੁ ਪਾਵਾ। 

ਜਗ _ਮਿੱਥਯਾ _ਤਸ _ਬਨਯੋ _ਬਨਾਵਾ 

॥੪੧॥ 

ਜੇਕਰਿ ਹੋਵਹਿ ਜੋਰ ਜਨੇਊ। 

ਮੁਝ ਗਰ ਦੀਜੈ ਭਗਨ ਨ! ਜੇਊ। 

ਮਨ ਕੁਬਾਸ਼ਨਾਂ ਨਾਸਹਿ ਰਾਸੀ'। 

ਜਿਹਤੇ ਪਦ ਪਰਾਪਤਿ _ਅਬਿਨਾਸ਼ੀ? 

॥੪੨॥ 

ਅਸਬਿਧਿ ਸ਼ੀ ਨਾਨਕ ਗਤਿਦਾਨੀ। 

ਉਪਦੇਸ਼ਨਿ ਕੀ ਉਚਰਤਿ ਬਾਨੀ। 

ਬਚਨ ਬਦਤਿ ਬਿੱਪੁਨ ਬਰਿਆਈ'। ਗੁਰੂ ਜੀ ਦੇ) ਬਚਨ ਕਰਦਿਆਂ ਬ੍ਰਾਹਮਣਾਂ ਨੇ 

(ਬਦੋਬਦੀ ਜਨਊ ਪਾ ਦਿੱਤਾ) ਮੱਲੋ ਮੱਲੀ। 

ਜੱਗਜੁਪਵੀਤ' __ਦਿਯੋ ___ਪਹਿਰਾਈ 'ਸਤਿਗੁਰੂ ਜੀ ਦਾ ਜੰਵੂ ਬਾਬਤ ਜੋ ਖਯਾਲ ਹੈ ਸ਼੍ੀ 

॥੪੩॥ ਮੁਖਵਾਕਾਂ ਤੋ ਪੁਗਟ ਹੋ ਰਿਹਾ ਹੈ। ਕਵੀ ਜੀ ਦਾ 
ਆਪਣਾ ਖਿਆਲ ਆਪ ਜੀ ਦੇ “ਦਿਜ ਦੰਭਨ ਕੋ 
ਕੀਨ ਨਿਕਦਨਾ। “ (ਅੰਕ ੪੪) ਦੀ ਇਸ ਤੁਕ 
ਵਿੱਚ ਪੁਗਟ ਹੈ। ਜੁਬਰਦਸਤੀ ਧਾਗਾ ਗਲ ਪਾਕੇ 
ਆਪੇ ਖੁਸ਼ੀ ਮਨਾ ਲੈਣੀ ਇਹ ਗਲ ਲੋਕਾਂ ਦੀ ਹੈ। 
ਗੁਰੂ ਜੀ ਦੀ ਇਸ ਵਿਚ ਸੰਮਤੀ ਨਹੀਂ ਆ ਜਾਂਦੀ। 
ਵਿਸ਼ੇਸ਼ ਵਿਚਾਰ ਲਈ ਦੇਖੋ ੫੭ਵੇ' ਅਧਯਾਯ ਦੇ 
੨੩ ਅੰਗ ਦੀ “ਕਉਤਕ ਹਿਤ ਯਹ ਰੂਪ ਬਨਾਏ ' 
ਦੀ ਟੂਕ। 

ਤੂਸ਼ਨ ਭਏ ਤਬਹਿ ਸੁਖ ਸਦਨਾ। 

ਦਿਜ ਦੰਭਨ ਕੋ ਕੀਨ ਨਿਕਦਨਾ। 

ਤਿਹ ਛਿਨ ਹਰਖਯੋ ਉਰ ਪਰਵਾਰੂ। 

ਸਭਿ ਕੇ ਮਨ ਤੇ ਮਿਟਾ ਖਭਾਰੂ' 

॥੪੪॥ 

ਬਚਨ ਸੁਨਨਿ ਕੀ ਦਿਜ ਹਰਦਯਾਲੂ। 

ਵਡ ਲਾਲਸ ਬੋਲਯੋ ਤਿਹਕਾਲੂ। 

“ਉਚ ਕਰਮ ਤੇ ਗਿਰਾ ਉਬਾਚੀ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 243 


ਰਿਦੇ ਸ਼ੁੱਧ ਕੋ ਇਹ ਸਭਿ ਸਾਚੀ 
॥੪੫॥ 
ਜੋ ਜਗ ਕਾਨ ਸਿੰਖਲਾ! ਸੰਗਾ। 
ਵਰਣ ਧਰਮ ਕਰਿ ਸਕੈ ਨ ਭੰਗਾ। 
ਪੁਨ ਨਿਜ ਮਤਿ ਕੋ ਜੱਗਜੁਪਵੀਤਾ। 
ਉਚਰਹੁ ਬਚਨ ਜੁ _ਹੋਤਿ ਪੁਨੀਤਾ 
॥੪੬॥ 
ਸੁਨਹਿਂ ਸਭਿਹਿ ਦਿਜ ਬਾਹਜ ਗਯਾਤੀ। 
ਜੋ ਅਤੂਟ ਰਹਿ ਸਦਾ ਸੰਗਾਤੀ!। ” 'ਸੰਗ। 
ਸੁਨਤਿ ਸ਼੍ਰੋਨ ਅਰਬਿੰਦ' ਬਿਲੋਚਨ”। (ਕਵਲ ਅੱਖਾਂ ਵਾਲੇ। “ਕਵਲ ਅੱਖਾਂ ਵਾਲੇ। 
ਬੋਲੇ ਬਾਨੀ ਬੰਧ ਬਿਮੋਚਨ' ॥੪੭੭॥ __ 'ਬੰਧਨਾਂ ਦੇ ਨਾਸ਼ ਕਰਤਾ। 
ਸ਼ੀ ਮੁਖਵਾਕ ॥ 
ਮ8੧ ॥ 
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥ 
ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥ 





ਚੌਪਈ: 
“ਜਿਨ ਅਸ ਪਾਯੋ ਜੱਗਯੁਪਵੀਤਾ। 


ਸੋ ਸਭਿ ਥਾਨ ਵਿਖੈ ਨਿਰਭੀਤਾ। 

ਜਹਾਂ ਜਾਇ ਤਹਿਂ ਆਦਰ ਪਾਵਾ। 

ਸਭਿ ਸ਼ੋਭਾ ਸੰਯੂਤ ਜਸੁ ਛਾਵਾ ॥੪੮॥ 
ਭਗਨ ਨ ਹੋਇ! ਸੰਗ ਰਹਿ ਸੋਊ। 
ਭਾਗ ਜਗੇ ਤੇ ਪਹਿਰਹਿ ਕੋਊ ॥ 

ਕਾਮ ਕ੍ਰੋਧ ਮਨ ਕੀਨਿ ਮਲੀਨਾ। 
ਸਿਮਰ ਨਾਮ ਕੋ ਜਿਨ ਸੁਚਿ' ਕੀਨਾ 
॥੪੯॥ 

ਤਿਨਹਿ ਉਚਿਤ ਇਹੁ ਯੱਗਜੁਪਵੀਤਾ। 
ਲੋਕ ਕਾਨ ਤੇ ਸੋ ਵਿੱਪ੍ੀਤਾ' `॥ 

ਸੁਨਿ ਹਰਿਦਯਾਲ ਸੁ ਅਸ ਉਪਦੇਸ਼ਾ। 
ਰਿੰਦੈ ਧਾਰਿ ਲਿਯ _ਲਖਿ ਸਗਤੇਸ਼ਾ 
॥੫੦॥ 

“ਧੰਨ ਧੰਨ ਪੁਨ ਧੰਨ” ਵਖਾਨਹਿ। 
“ਆਪਨ ਗਤਿ ਤੁਮ ਆਪਹਿ ਜਾਨਹਿ। ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਅਵਰ ਨ ਕਾਹੂੰ ਮਹਿਮਾ ਜਾਨੀ। 

ਇਕ ਪ੍ਰੰਹਤ ਭਾ ਹਤਿ ਅਭਿਮਾਨੀ 
॥੫੧॥ 

ਜਿਹ ਪਰ ਕਰਹਿ ਹੇਰਿ ਕਰਿ ਕਰੁਨਾ। 
ਤਾਹੂੰ ਕੋ ਹਰਿਹੀ ਭਵ ਮਰਨਾ'। 

ਤਿਹ ਛਿਨਿ ਕਾਲੂ ਬਚਨ ਉਚਾਰਾ। 
“ਅਬ _ਭੋਜਨ _ਭਾ ਸਗਰੋ _ਤਯਾਰਾ 
॥੫੨॥ 

ਦਿਜ ਜੂ ! ਉਠਉ ਪਾਂਤਿ/ ਬੈਸਾਵਹੁ। 
ਤਜਿ ਬਿਲੈਬ ਨਿਜ ਭੋਜਨ ਖਾਵਹੁ। ? 
ਸੁਨਿ ਸਭਿ ਦਿਜ ਉਠਿ ਚੀਰ! ਉਤਾਰੇ। 
ਕਰਿ ਪੰਕਤਿ ਬੈਸੇ ਇਕ _ਸਾਰੇ!' 


॥੫੩॥ 

ਛੱਤੀ ਸਭਿ ਬੁਲਾਇ ਨਿਜ' ਗਯਾਤੀ'। 
ਬਨ ਬੈਠੇ ਸੋ ਪਾਂਤਿ ਸੁਹਾਤੀ। 

ਅਨਿਕ ਭਾਂਤਿ ਪਾਤ੍ਹਨ! ਧਰਿ ਆਗੇ। 


ਸੂਪਕਾਰ' _ ਤਬ _ ਪਰੁਸਨ _ ਲਾਗੇ? 
॥੫੪॥ 

ਪਾਇਸੁ!' ਸਿਤਾ? ਘਿਰਿੱਤਿ ਬਿਧਿ ਸੰਗਾ। 
ਸਪਦ! ਪਰੁਸਗੇ” ਸੰਗ ਉਮੰਗਾ। 
ਸੂਖਮ ਓਦਨ! ਬਰੇ? ਪਕੌਰੇ। 

ਮਰਚ ਧਨਿਯ ਸੋ ਦਧਿ ਮਹਿ ਬੋਰੇ” 
॥੫੫॥ 

ਸੂਪ/ ਬਨੀ ਬਰ? ਅਨਿਕ ਪ੍ਰਕਾਰਾ। 
ਖਾਨ ਪੁਰਾ! “ਹਰਿਨਾਮ” ਉਚਾਰਾ। 
ਸ੍ਰਾਦ ਸੰਗਿ ਸਭਿ ਅਚਵਨਿ ਕੀਨੋ। 
ਪੁਨ ਪਨਵਾਰੇ' ਕੀਨਿ ਚਬੀਨੋ ॥੫੬॥ 
ਦੀਨ ਦੱਛਨਾ ਦ੍ਹਿਜ ਸਨਮਾਨੇ। 

ਬਹੁਰ ਬਿਸਰਜਨ! ਹੋਇ ਪਯਾਨੇ। 
ਦ੍ਹਿਜ ਹਰਿਦਸਾਲ ਚਹਿਤਿ ਸੋ ਪਾਵਾ। 
ਨਾਮ _ਲਗੀ _ਲਿਵ ਪ੍ਰੋਮਹਿ ਛਾਵਾ 


244 





/ਪੰਗਤ। 


'ਕਪੜੇ। 
'ਇਕੋ ਜੇਹੀ। 'ਪਾਠਾਂਤੂ-ਇਕ ਬਾਰੇ-। 


'ਸਨਬੰਧੀ। "ਪਾਠਾਂਤੂ ਦੋ ਹਨ-ਬਹੁ-ਬਰ। 


'ਭਾਂਡੇ (ਅ) ਪੱਤਲਾਂ। 
'ਲਾਂਗਰੀ। 'ਪ੍ਰੰ ਸਣ ਲਗੇ। 
£ਖੀਰ। “ਖੰਡ। 

'ਛੇਤੀ। ਪਰੋਸੇ ਗਏ। 
'ਬੀਕ ਚਾਵਲ। “ਵੜੇ। 
ਦਹੀਂ ਵਿਚ ਡੋਂਬੇ ਹੋਏ। 


'ਰਸੋਈ। “ਚੰਗੀ। 
!ਖਾਣ ਤੋ ਪਹਿਲਾਂ। 


/ਪਾਨਾਂ ਦੇ ਬੀੜੇ। 


'ਵਿਦਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 245 





॥੫੭॥ 

ਜੱਗਯੁਪਵੀਤ ਪਾਵਨੀ ਗਾਥਾ। 

ਸੁਨਹਿ ਸੁਨਾਵਹਿ ਜੋ ਹਿਤ ਸਾਥਾ। 

ਭਗਨ ਜੰਵੂ ਕੋ ਦੋਖ ਨ ਲਾਗਹਿ। 

ਪੁਨ ਸ਼੍ਰੀ ਗੁਰੂ ਕੇ ਪਗ ਅਨੁਰਾਗਹਿ' 'ਮੁਰਾਦ ਇਹ ਹੈ ਕਿ ਇਹ ਪੂਸੰਗ ਦੇ ਸੁਣਨ 

॥੫੮॥ ਸੁਣਾਉਣ ਵਾਲੇ ਨੂੰ ਜੰਵੂ ਦੀ ਲੋੜ ਨਹੀਂ, ਉਨ੍ਹਾਂ ਨੂੰ 
ਗੁਰੂ ਚਰਨਾਂ ਦਾ ਪ੍ਰੇਮ ਮਿਲੇਗਾ। 


ਦੋਹਰਾ: 

ਗਯਾਤੀ ਛੱਤੀ ਅਪਰ ਜੇ, ਬਿੱਪੂ ਜਿ 
ਪ੍ਰੰਧਾ ਸਾਥ। 

ਉਸਤਤਿ ਉਚਰਤਿ ਸਦਨ ਗੇ, ਜੋ ਗੁਰ 
ਦੀਨਾਨਾਥ ॥੫੯॥ 


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਬ੍ਰਹਮਸੂਤ੍ਰ' ਪਾਵਨ” ਪ੍ਰਸੰਗ ਬਰਨਨੰ 
ਨਾਮ ਨਵਮੋ ਧਜਾਇ ॥੯॥ 'ਪਾਠਾਂਤੂ-ਬ੍ਰਹਮਨ ਜਨੇਊ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 246 





੧੦. [ਅਰਦਾਸ। ਗਊਆਂ ਚਾਰਨਾ। ਖੇਤ ਹਰਿਆ ਕਰਨਾ] 


(ਸਤਿਗੁਰਾਂ ਅਗੇ ਅਰਦਾਸ) ॥੧॥ 

(ਗਊਆਂ ਚਾਰਨਾ) ॥੧੪..॥ 

(ਖੇਤ ਹਰਿਆ ਕਰਨਾ) ॥੪੧॥ 
ਸੈਯਾ: 
ਬਰ ਆਨਨ ਤੇ ਬਰ ਦੇਹੁ ਗੁਰੂ ! ਬਰ ਗੁੰੱਥ ਸਪੂਰਨ ਹੋਇ ਅੰਬੈ। 
ਬਰ=ਸ੍ਰੇਸ਼ਟ। [ਸੰਸ: ਵਰ]। ਆਨਨ=ਮੂੰਹ। ਬਰ=ਅਸੀਸ। ਸਫਲਤਾ ਦੀ ਦਾਤ। ਬਰ=ਚਾਹਿਆ 
ਹੋਇਆ, ਵਾਂਛਤ। [ਸੰਸ: ਬਰੰ=ਵਾਂਛਤ। ਧਾਤੂ “ਬੀ '=ਚੁਣਨਾ। ਵਰ੍=ਇੱਛਾ ਕਰਨੀ।] 
ਅਬੈ=ਹੁਣੇ, ਪਰ ਮੁਰਾਦ ਛੇਤੀ ਤੋਂ” ਹੈ। 
ਬਲਿ ਜਾਇ ਕਵੀ ਤੁਮਰੋਂ ਬਲ ਪਾਇ, ਕਰੋ” ਕਵਿਤਾ ਸ਼ੁਭ ਛੰਦ ਸਬੈ। 
ਬਲਿ ਜਾਇ=ਬਲਿਹਾਰ ਜਾਵੇ। ਬਲ ਪਾਇ=ਤਾਕਤ ਪਾ ਕੇ, ਬਲ ਲੈ ਕੇ। 
ਬਲ ਹੀਨ ਕਰੋਂ ਬਿਘਨਾ ਸਭਿ ਹੀ, ਗੁਰੁ ਕੀਰਤਿ ਗ੍ਰੰਥ ਸੁ ਹੋਇ ਤਬੈ। 
ਸੁ=ਸੁਹਣੀ ਤਰ੍ਹਾਂ। ਤੰਬੈ=ਤਦ। 
ਬਿਘਨਾਤਮ ਰੂਪ ਅਮਾਵਸ਼ ਕੋ, ਯਹਿ ਗੂੰਥ ਦੁਤੀ ਦੁਤਿ ਚੰਦ' ਫਬੈ ॥੧॥ 
ਵਿਘਨਾਤਮ=ਵਿਘਨ। ਜਿਸਦਾ ਸਰੂਪ ਹੈ, ਵਿਘਨ। (ਅ) ਵਿਘਨਾਤਮ=ਵਿਘਨ ਰੂਪ ਹਨੇਰਾ। 
ਵਿਘਨਾਂ ਦੇ ਹਨੇਰੇ ਰੂਪ ਵਾਲੀ (ਮੱਸਯਾ)। ਅਮਾਵਸ਼=ਜਿਸ ਰਾਤ ਚੰਦੂਮਾਂ ਮੂਲੋ ਨਹੀਂ ਨਿਕਲਦਾ, 
ਮੱਸਿਆ। 
ਦੁਤੀ=ਦੂਜ ਦੀ ਬਿਤ। ਜਿਸ ਦਿਨ ਲੋਕ ਚੰਦ ਚਾਹ ਕੇ ਵੇਖਦੇ ਹਨ, ਪਹਿਲਾ ਦਿਨ ਚੰਦ ਚੜ੍ਹਨ ਦਾ। 
ਦੁਤਿ=ਸ਼ੋਭਾ। ਸ਼ੋਭਾ ਵਾਲਾ। [ਸੰਸ. ਦਜੁਤਿ=ਚਾਨਣਾ, ਪੁਕਾਸ਼।] 'ਪਾਠਾਂਤ੍ਹ-ਇੰਦੁ। 
ਅਰਥ: 
ਹੇ ਗੁਰੂ ! ਆਪਣੇ ਸ੍ਰੇਸ਼ਟ ਮੁਖਾਰਬਿੰਦ ਤੋਂ (ਮੈਨੂੰ) ਵਰ ਦਿਓ ਕਿ (ਇਹ ਮੇਰਾ) ਵਾਂਛਿਤ ਗੂੰਥ 
ਛੇਤੀ ਸੰਪੂਰਣ ਹੋਵੇ। 
(ਆਪ ਤੋ) ਸਦਕੇ ਜਾਵੇ (ਇਹ) ਕਵੀ। (ਹਾਂ ਕੇਵਲ) ਆਪਦਾ ਬਲ ਪ੍ਰਾਪਤ ਕਰਕੇ ਸੁਹਣਿਆਂ 
ਛੰਦਾਂ ਵਿਚ (ਇਹ) ਸਾਰੀ ਕਵਿਤਾ (ਮੈ) ਰਚਾਂ। 
(ਇਸ ਕੰਮ ਵਿਚ ਅੱਗੇ ਆਉਣ ਵਾਲੇ) ਸਾਰੇ ਵਿਘਨਾਂ ਨੂੰ ਬਲਹੀਨ ਕਰ ਦਿਓ, ਤਾਂ ਜੋ ਗੁਰੂ 
ਕੀਰਤੀ ਦਾ (ਇਹ) ਗੰਥ (ਛੇਤੀ ਤੇ) ਸੋਹਣੀ ਤਰ੍ਹਾਂ (ਸੰਪੂਰਣ) ਹੋਵੇ। 
ਅਤੇ ਵਿਘਨਾਂ ਦੇ ਹਨੇਰੇ ਰੂਪ ਵਾਲੀ ਅਮੱਸਯਾ ਨੂੰ ਇਹ ਗੁੰਥ ਦੂਜ ਦਾ ਸ਼ੋਭਾ ਵਾਲਾ ਚੰਦੂਮਾ (ਹੋ 
ਕੇ) ਫਬੇ। 
ਸ਼ੀ ਬਾਲਾ ਸੰਧੁਰੁ ਵਾਚ ॥ 
ਰਿ 


ਦਹਰਾ : 

ਤਿਹ ਪਾਛੇ ਸ੍ਰੀ ਸਤਿਗੁਰੂ, ਕਰਿ ਬਹੁ 
ਅਪਨ ਦੁਰਾਵਾਂ। 

ਮੱਤਿ! ਸੁਭਾਵ ਅਨੰਦ ਮਹਿ, ਕਰਹਿ' ਨ 'ਮਸਤ। 
ਕਛੂ ਲਖਾਵ ॥੨॥ 

ਚੌਪਈ: 'ਟਿਕੇ ਹੋਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 247 


ਉਦਾਸੀਨ ਬ੍ਰਿਤਿ ਰਹੈ' ਅਰੂਢਾ'। 

ਜਾਂਤੇ ਲਖਿ ਨ ਸਕਹਿਓ ਨਰ ਮੂਢਾ'। 'ਮੂਰਖ। 

ਹੇਰਨ ਹੋਤੁ ਨ ਖੋਲਹਿਂ ਨੈਨਾ। 

ਚੰਚਲ ਅਧਰ ਨ ਕਰਿ ਹਿਤ ਬੈਠਾ! 'ਹੋਠਾਂ ਨੂੰ ਬਚਨ ਕਹਿਣ ਵਾਸਤੇ ਚੰਚਲ ਨਹੀਂ' 
॥੩॥ ਕਰਦੇ, ਭਾਵ ਚੁਪ ਰਹਿੰਦੇ ਹਨ। 
ਸਹਿਜ ਸੁਭਾਇਕ ਕ੍ਰਿਆ ਰਿਖੀਕੇ'। ਇੰਦਰੀਆਂ ਦੀ। 
ਹੋਇ ਤ ਹੁਇ! ਨਤੁ? ਥਿਰੁ” ਬਿਧਿ 'ਹੋ ਜਾਵੇ ਤਾਂ ਹੋ ਜਾਵੇ। “ਨਹੀਂ ਤਾਂ। “ਟਿਕੀਆਂ 
ਨੀਕੇ। ਰਹਿਣ। 

ਅੰਤਰ ਮੁਖੀ ਬ੍ਰਿੱਤਿ ਦਿਨ ਰੈਨਾ। 

ਕਰਿ ਰਾਖੀ ਸ਼ੀ ਪੰਕਜ ਨੈਨਾ ॥੪॥ 

ਜਗਤ ਅਸਾਰ ਖੇਲ ਜਿਵ ਸਿਸੁ ਕੀ। 

ਅਸ ਲਖਿ ਕਰਹਿ ਨ ਕਾਂਖਾ! ਕਿਸੁ ਕੀ। 

ਨਰ ਨਾਰੀ ਭਾਖਹਿਂ ਅਸ ਰੀਤੀ। 

“ਕਾਲੂ ਸੁਤ ਕੀ ਮਤਿ ਬਿੱਪ੍ੀਤੀ' ॥੫॥ 

ਆਗੇ ਕਹਿਤਿ ਬੈਨ ਗੁਨ ਸਾਲੀ। 

ਕਿਯ ਤੂਸ਼ਨ' ਅਬ ਕੌਨ ਕੁਚਾਲੀ। 

ਡੀਠ' ਲਗੀ ਨਰ ਨਾਰਿਨ ਕੇਰੀ। 

ਜਿਹ ਮਸਤਾਨੀ ਤੌਰ ਘਨੇਰੀ ॥੬॥ 

ਭੂਤ ਪ੍ਰਤ ਕੀ ਭਈ ਕਿ ਛਾਯਾ। 

ਸੁਨਨਿ ਕਹਿਨ ਜਿਨ ਸਭਿ ਬਿਸਰਾਯਾ। ? 

ਕਛੁਕ ਦਿਵਸ ਬੀਤੇ ਅਸ ਰੀਤੀ। 

ਏਕ ਸਮੈ ਕਾਲੂ ਕਰਿ ਪ੍ਰੀਤੀ ॥੭॥ 

ਅੰਕ ਬਿਸਾਇ ਸੀਸ ਕਰ ਫੇਰਾ। 

ਸੂੰਘਤਿ' ਮਸਤਕ ਅਨਦ ਘਨੇਰਾ। ਚੁੰਮਿਆ। 

ਹੇਰਿ ਤਾਤ ਕੋ ਰਿਦੈ ਵਿਚਾਰਾ। 

-ਮਤਿ' _ਪਰਕਾਸ਼ਹਿ _ਕਰਤਜਯੋ _ਕਾਰਾ_'ਬੁੱਧੀ। 

॥੮॥ 

ਯਾਂ ਤੇ ਕਾਰ ਕਰਾਉ” ਜਿ ਥੋਰੀ। 

ਸਨੈ ਸਨੈ! ਪਰੰਚੈ ਸਭਿ ਠੌਰੀ-। ਹੌਲੀ ਹੌਲੀ। 
ਅਸਬਿਧਿ ਲਖਿ ਕਾਲੂ ਮੁਖ ਭਾਖੀ'। ।ਕਹੀ। 

“ਗੋ! ਮਹਿਖੀ? ਚਾਰਹੁ ਕਰਿ ਰਾਖੀ 'ਗਊਆਂ। “ਮਹੀਆਂ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 248 





॥੯॥ 

ਏਕ ਆਤਮਜ! ਹਮਰੇ ਧਾਮੂ। 

ਕਿਹ ਬਿਧਿ ਸਰੈ, ਕਰੇ ਬਿਨ ਕਾਮੂ। 

ਬੈਸਯੋ ਤਾਤ ! ਬਿਤੀਤਹਿ ਨਾਂਹੀ। 

ਕਰਹੁ ਕਾਰ ਨਿਜ ਮਨ _ਪਰਚਾਹੀ 

॥੧੦॥ 

ਸਦਾ ਉਦਾਸ ਰਹੇ ਮਨ ਤੇਰੋ। 

ਪਰਚਹੁ ਪੁਨ ਹੁਇ ਛੀਰ' ਬਧੇਰੇ। 

ਦਾਸ' ਚਰਾਵਤਿ ਰੀਤਿ ਬਿਗਾਰੀ। 

ਹਰਿਤ! ਤ੍ਰਿਣਨ ਤੁਮ ਆਨਹੁ ਚਾਰੀ” 

॥੧੧॥ 

ਕਹਜੋ ਪ੍ਰੀਤਿ ਸੋਂ, ਕਰਤਿ ਦੁਲਾਰਾ। 

ਸੁਨਿ ਸ਼ੀ ਨਾਨਕ ਭੇ ਅਨੁਸਾਰਾ। 

ਕਹਿਤ “ਪਿਤਾ ਜੀ ਭੋਰ ਸਿਧਾਊਂ?। 

ਤੁਮ ਰਜਾਇ ਤੇ ਚਾਰ ਲਿਆਊਂ” 

॥੧੨॥ 

ਅਸਿ ਕਹਿ ਰੈਨ' ਬਿਖੈ ਪਰਿ ਸੋਏ। 'ਰਾਤ ਨੂੰ। 

ਜਿਨ ਦਾਸਨ ਕੇ ਬੰਧ ਬਿਗੋਏ”। /ਬੰਧਨ ਨਾਸ਼ ਕੀਤੇ। 

ਸ਼ੀ ਨਾਨਕ ਅਰਣੌਦਯ'' ਜਾਗੇ। /ਸੂਰਜ _ਚੜ੍ਹੇ। _'ਪਾਠਾਂਤੂ-ਅਰਣੋਦਿਤ, _ ਤੇ 
ਅਰਣੌਂਦਹਿ। 

ਗੋ ਮਹਿਖੀ ਚਾਰਨ! ਅਨੁਰਾਗੇ ॥੧੩॥ _ 'ਚਰਾਉਣ। 

ਨਿਜ ਹਾਥਨ ਦਾਮਨ! ਤੇ ਖੋਲੀ। 'ਰੱਸੀਆਂ। 

(ਗਊਆਂ ਚਾਰਨਾ) 

ਹਾਂਕਤਿ ਚਲੇ ਇਕਤ ਕਰਿ ਟੋਲੀ। 

ਲਏ ਲਸ਼ਟਕਾ' ਦੇਤਿ ਹੰਗੂਰਾ। /ਜੋਟੀ। 

ਚਾਰਤਿ ਹਰਿਤ' ਤ੍ਰਿਣਨ? ਸੁਖ ਪੂਰਾ? 'ਸਾਵਾ। “ਘਾਹ। 'ਸੰਪੂਰਨ ਸੁਖੀ ਭਾਵ ਗੁਰੂ ਜੀ। 

॥੧੪॥ _____ 'ਪਾਠਾਂਤੂਰ-ਮੂਰਾ-ਤੇ-ਸੂਰਾ- ਹਨ। 


ਮਨਹੁ ਗੁਪਾਲ ਜੁ ਪਾਛਲ' ਨਾਮਾ। ।ਪਿਛਲਾ। 
ਪ੍ਰਗਟ ਕਰਤਿ ਹੈ' ਜਨ! ਸੁਖ ਧਾਮਾ। __ 'ਮਾਨੋ। 
ਮੰਦ ਮੰਦ ਸ਼ੁਭ ਸੁਰਭੀ! ਪਾਛੇ। 'ਗਊਆਂ ਦੇ। 
ਸਭਿ ਬਾਸੁਰ ਚਾਰਤਿ ਤ੍ਰਿਣ _ਆਛੇ 

॥੧੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 249 


ਭਈ ਸੰਝ' ਪੁਰਿ ਦਿਸਕੋ ਮੋਰੀ। 'ਸੰਧ੍ਯਾ। 
ਆਇ ਅਘਾਈ!' ਸਵਲੀ? ਗੋਰੀ। 'ਰੱਜ ਕੇ। “ਕਾਲੀ। 
ਕਾਲੂ ਹੇਰਿ ਹਰਖ ਉਰ ਭਾਰੀ। 

ਲਖਯੋ ਕਿ -ਲਗਯੋ ਮੋਹਿ ਸੁਤ ਕਾਰੀ 

॥੧੬॥ 

ਸਨੇ ਸਨੇ ਪਰਚਹਿ ਸਭਿ ਕਾਮੂ। 

ਤਜਹਿ ਉਦਾਸੀ ਹਿਤ ਕਰਿ ਧਾਮੂ-। 

ਆਨਿ ਬਿਰਾਜੇ ਨਿਜ ਪੁਭੁ ਸਦਨਾ। 

ਸੁੱਦਰ ਕਮਲ _ ਪਰਫੁੱਲਤ _ ਬਦਨਾ 

॥੧੭॥ 

ਪੈ! ਪੁਨਿ ਪਿਯੋ ਖਾਨਿ ਕਰਿ ਅਸਨਾ?। _ 'ਦੁੱਧ। “ਭੋਜਨ। 
ਪੌਢੇ! ਪਾਇ ਦੇਹਿ ਪਰ ਬਸਨਾ”। 'ਸੋਂ ਗਏ। “ਕਪੜਾ। 
ਕਾਲੂ ਉਠਯੋ ਵਡੀ ਭੁਨਸਾਰਾ”। 'ਸਵੇਰੇ। 

“ਸੁਤ ਨਾਨਕ! ਉਠ” ਬਚਨ ਉਚਾਰਾ 





॥੧੮॥ 
ਪਿਤਾ ਬੈਨ ਸੁਨਿ ਕਰਿ ਜਗ ਸ੍ਹਾਮੀ। 


ਸੁਰਭੀ ਖੋਲਿ ਭਏ ਅਨੁਗਾਮੀ'। /ਪਿੱਛੇ ਲੌਗ ਤੁਰੇ। 

ਜਹਾਂ ਖੇਤ' ਸੁੱਦਰ ਹਰਿਆਈ। ਪਾਠਾਂਤੁ-ਪੇਖ। 

ਬਾਰ! _ ਬਾਰ? _ ਬਾਰੀ _ਬਰਿਆਈ“ 'ਵਾੜ। “ਤੋੜਕੇ। “ਵਾੜ ਦਿੱਤੀਆਂ। “ਜੋਰੋਜ਼ੋਰੀ। 
'੧੯॥ 

ਆਪ ਸੋਇਗੇ ਹੋਇ ਸੁਖਾਰੇ। 

ਖਾਤਿ ਖੇਤ ਨਹਿਂ ਅਨਤ ਪਧਾਰੇ। ਹੋਰ ਥਾਂ ਨਹੀਂ ਜਾਂਦੀਆਂ। 

ਜਬ ਸਭਿ ਚਰਗੀ' ਗੋ” ਗੋਧੁਮੀ”। 'ਚਰ ਗਈਆਂ। “ਗਊਆਂ। “ਕਣਕ। 
ਦਿਵਸ _ਚਰੇ _ਆਯੋ ਵਹਿ ਭੂਮੀ! 'ਖੇਤ ਵਾਲਾ। 

॥੨੦॥ 

ਹੇਰਿ ਕਿਦਾਰ' ਸੁ ਭਯੋ ਹਿਰਾਨਾ। 'ਖੇਤ। 

“ਕ੍ਰਿਸ਼' ਚਾਰੀ ਕਿਨ ਢੀਠ ਮਹਾਨਾ? __ 'ਖੇਤੀ। 

ਸਿੰਚਿ ਸਿੰਚਿ ਮੈ' ਬਹੁ ਦਿਨ ਹਾਰਕੋ। __'ਪਾਨੀ ਦੇ ਦੇ ਕੇ। 

ਕਿਹ'  ਨਿੰਡਰ ਸਭਿ ਖੇਤ ਉਜਾਰਯੋ ? 'ਪਾਠਾਂਤੁ-ਕਿਨਹਿ। 

॥੨੧॥ 

ਖਾਇ ਅਘਾਇ' ਰਹੀ ਬਿਚ ਬੈਸੀ। 'ਰੱਜਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 250 


ਲਖੀ ਕਿਨਹਿੰ' ਬਿਨ ਖਸਮੀ ਜੈਸੀ।” __ 'ਕਿਸੇ ਨੇ। 
ਬਚ ਊਚੇ ਸੁਨਿ ਸ਼੍ਰੀ ਗੁਰੁ ਜਾਗੇ। 

ਉਠਿ ਕਰਿ ਵਹਿਰ ਨਿਕਾਸਨ ਲਾਗੇ 
॥੨੨॥ 

ਰਾਹਕ ਕਰਤਿ ਕ੍ਰੋਧ ਕਹਿ ਊਚੇ। 
“ਜਾਨਿ ਨ ਦੇਉ ਤੁਮਹਿ ਘਰ ਸੂਚੇ”। 
ਸਬਿ ਕਿਦਾਰਾ' ਕੋ ਭਰਹੁ ਉਜਾਰਾ”। 
ਨਤੁਰ ਚਲੋ ਢਿਗ ਰਾਇ ਬੁਲਾਰਾ? 
॥੨੩॥ 

ਅਸ ਕਹਿ ਸਭਿ ਸੁਰਭੀ ਲਿਯ ਹਾਂਕੀ। 
ਰਿਸ' ਪੁਨ ਸ਼ੋਕ ਬਿਖੈ ਮਤਿ ਤਾਂ ਕੀ। 
ਪੁਨ ਕਮਲਾਨਨ ਬਚਨ ਉਚਾਰੇ। 
“ਗੋਧਨ! ਤਜਿ ਦਿਹੁ ਸ਼ੋਕ ਬਿਸਾਰੇ 





॥੨੪॥ 
ਪਰਾਲਬਧ ਤੁਮਰੀ ਹੈ ਜੇਤੀ। 
ਬਰਕਤ ਪਾਇ ਪ੍ਰਭੂ ਅਬ ਤੇਤੀ। 


ਬਿਗਰਨਹਾਰ ਬਿਗਰ ਸੋ ਜਾਈ। 

ਬਹੁਰ ਨ ਸਵਰਹਿ ਕਰਹਿ ਲਰਾਈ 

॥੨੫॥ 

ਜੋ ਨਿਜ ਭਾਗ ਸਵਰਨੀ ਹੋਈ। 

ਤਿਹ ਨ ਵਿਗਾਰ ਸਕੈ ਕਹੁ ਕੋਈ। 

ਜਗਤ ਨਾਥ ਕੇ ਹੈ ਸਭਿ ਹਾਥਾ। 

ਸੁਨਿਯ ਨ ਕਹੂੰ ਦੁਤਿਯ/ ਕੀ ਗਾਥਾ_'ਦੂਜੇ ਦੀ। 
॥੨੬॥ 

ਤਜਹੁ ਧੇਨੁ ਅਸਬਿਧਿ ਜੀਅ ਜਾਨੀ। 

ਬੀਤੀ ਕੀ ਨ ਬਿਥਾਰ ਕਹਾਨੀ'। ” 'ਬੀਤ ਗਈ ਦੀ ਕਹਾਣੀ ਨ ਫਰੋਲ। 
ਸੁਨੈ ਨ ਬਚ ਬਾਰਹਿ' ਬਹੁਤੇਰਾ। 'ਵਰਜਿਆ। 
ਜਿਹ ਕ੍ਰਿਸ਼ਿ ਕੋ! ਭਾ ਸ਼ੋਕ ਘਨੇਰਾ 'ਖੇਤੀ ਦਾ। 
॥੨੭॥ 

ਝਗਰਤਿ ਝਗਰਤਿ ਪਹੁੰਚੇ ਤਹਿਂਵਾ। 

ਰਾਇ ਬੁਲਾਰੂ ਬੈਠਯੋ ਜਹਿੰਵਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਰਾਹਕ ਊਚੇ ਕੀਨਿ ਪੁਕਾਰੀ। 

“ਮੋਹਿ ਖੇਤ ਸਭਿ ਦੀਨਿ ਉਜਾਰੀ 
॥੨੮॥ 

ਦੀਰਘੁ ਬਹੁ ਗੋਧੂਮ'` ਸੁ ਮੇਰੇ। 

ਖਾਈ ਮਹਿਖਨਿ!' ਆਜ ਸਵੇਰੇ। 

ਤਾਤ! ਤਾਹਿ ਜੋ ਤਵ ਪਟਵਾਰੀ। 
ਕਰਤਿ _ਹਕੂਮਤਿ ਸੁਰਤਿ _ਵਿਸਾਰੀ 
॥੨੯॥ 

ਕਰਹੁ ਤਪਾਵਸ' ਭੂਪਤਿ ! ਮੇਰੋ। 
ਨਾਤੁਰ ਉਜਰਹਿ ਨਗਰ ਸੁ ਤੇਰੋ। 

ਦਿਨ ਪੁਤਿ ਅਸਬਿਧਿ ਜੇ ਕ੍ਰਿਸ਼ਿ 
ਉਜਰੈ। 
ਰਾਹਕ 
॥੩੦॥ 


ਕੈਸ _ਬਸਾਸਤਿ! ਗੁਜਰੈ' ? 


ਸੁਨਤਿ ਰਾਇ ਉਰ ਜਿਸਾ! 
ਸਰੁਖਾ”। 

ਹੇਰਤਿ ਬੋਲਯੋ ਮੁਖ ਤੇ ਪਰੁਖਾ'। 
“ਸਭਿ ਕੋ ਡਰੁ ਉਰ ਦੀਨ ਨਿਵਾਰੇ। 
ਚਾਰਤਿ ਖੇਤੀ _ਸਿਸੁ _ ਮਤਵਾਰੇ` 
॥੩੧॥ 

ਪੁਨ ਭ੍ਰਿੱਤਜਨਿ' ਸੰਗ ਬਚਨ ਬਖਾਨਾ। 


ਭਰਿ 


“ਚਲਹੁ ਪੂਤ ਕੀ ਪਿਖ ਕਰਤੂਤਾ। 
ਅਮੁਕੋ ਰਾਹਕ' ਤਾਂਹਿ ਕਿਦਾਰਾ। 

ਬਾਰਿ ਧੇਨੁ ਸਭਿ ਦੀਨਿ ਉਜਾਰਾ” 
॥੩੩॥ 


251 





ਅਰਾਮ ਦਾ ਵਸਣਾ, (ਅੰ) ਰਾਹਕ ਕੈ ਸਬ ਸਾਸਤ 
ਜਿਮੀਂਦਾਰ ਦੀ ਦੁਖ ਵਿਚ ਬੀਤੂ। 'ਪਾਠਾਂਤ੍ੂ-ਦਿਨ 
ਪ੍ਰਤਿ ਅਸਬਿਧਿ ਕ੍ਰਿਸ਼ੀ ਉਜਾਰੈ, ਰਾਹਕ ਕੈਸੇ 
ਸ਼ਾਂਤਿ ਗੁਜ਼ਾਰੇ। 

ਗੁੱਸਾ। “ਰੁੱਖੇ ਪਨ ਵਾਲਾ। 


'ਕਠੋਰ। 
ਮਸਤ ਬੱਚੇ। 


'ਦਾਸਾਂ ਦੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 252 


ਸੁਨਿ ਕਰਿ ਮਨ ਮਹਿਂ ਤਿਨ ਦੁਖ 

ਪਾਵਾ। 

-ਸੁਤ ਨਾਨਕ ਕਬਿ ਸੁਖ ਨ ਦਿਖਾਵਾ-। 

ਭ੍ਰਿੱਤ ਸੰਗ ਪਹੁੰਚਤਿ ਭਾ ਤਹਿੰਂਵਾ। 

ਰਾਇ ਨਿਕਟ ਸ਼ੀ ਨਾਨਕ ਜਹਿੰਵਾ 

॥੩੪॥ 

ਪਿਖਿ ਬੁਲਾਰ ਕਹਿ ਵਾਕ ਕਠੋਰਾ। 

“ਸੁਨ ਕਾਲੂ ! ਤੁਝ ਭੈ ਨਹਿਂ ਥੋਰਾ। 

ਗੋ ਚਾਰਨ' ਕੋ ਸੁਤ ਮਸਤਾਨਾ। 

ਭੇਜਯੋ ਜਿਨ ਸਭਿ ਖੇਤ _ਚਰਾਨਾ 

॥੩੫॥ 

ਇਹ ਜੋ ਕਰਮ ਨਿਭਹਿ ਕਿਉ ਕਰਿਕੈ। 

ਗੋਧਨ ਲੇਹੁ ਉਜਾਰਾ ਭਰਿਕੈ'। ? 'ਪਾਠਾਂਤੂ-ਇਹ ਜੋ ਰੰਕ ਨਿਭੈ ਕਿਉ ਕਰਿਕੈ। 
ਗੋਧਨ ਦੇਹੁ ਉਜਾਰਾ ਭਰਿਕੈ। 





ਅਸ ਸੁਨਿ ਕਰਿ ਸ਼ੀ ਨਾਨਕ ਬਾਨੀ। 

ਬੋਲੇ ਕਲਾਵਾਨ ਗੁਨਖਾਨੀ ॥੩੬॥ 

“ਬਿਘਨ ਨ ਖੇਤੀ ਮਹਿ ਕਿਨ ਕੀਨਾ। 

ਤੁਮ ਕਸ ਚਹਹੁ ਉਜਾਰਾ ਲੀਨਾ? 

ਇਕ ਨ ਖੇਤ ਕੋ ਪਾਤ ਨਿਪਾਤੇ”। ਪੱਤਾ ਨਹੀਂ ਕੱਟਿਆ ਗਿਆ। 

ਬਾਦ _ਬਦਤਿ ਤੁਮ ਬੈਨ ਰਿਸਾਤੇ! “ਬਿਅਰਥ ਤੁਸੀਂ ਆਖਦੇ ਹੋ ਗੁੱਸੇ ਦੇ ਬਚਨ। 

॥੩੭॥ 

ਜੇ ਕ੍ਰਿਖਿਂ ਖਾਈ ਮਹਿਖਨ ਧੇਨਾ?। 'ਖੇਤੀ। ਅੱਝੀਆਂ ਤੇ ਗਾਈਆਂ ਨੇ। 

ਤੌ ਤੁਮ ਲੇਹੁ ਚਹਹੁ ਜੋ ਲੇਨਾ'। 'ਰਾਹਕ ਨੇ _ਸ਼ਿਕਾਯਤ ਕੀਤੀ ਹੈ ਖੇਤ ਖਾਧਾ 
ਲਖਕੇ, ਗੁਰੂ ਜੀ ਹੁਣ ਦੀ ਗਲ ਕਹਿ ਰਹੇ ਹਨ 
ਜਿਸ ਵੇਲੇ ਖੇਤ ਹਰਾ ਭਰਾ ਖੜਾ ਹੈ। 


ਜੇ ਗਵਾਰ ਤਿਤ ਬਚਨ ਪ੍ਰਤੀਤੂ। 
ਸੁਨਿ ਕਰਿ ਸਯਾਨੇ ਧਰਤਿ ਨ ਚੀਤੂ ” 
॥੩੮॥ 

ਪੁਨ ਬੋਲਯੋ ਸੁਨਿ ਕਰਿ ਕ੍ਰਿਖਿਕਾਰਾ। 
“ਸਾਬਤ ਏਕ ਨ ਕੋਨ ਕਿਦਾਰਾ”। 
ਪਠਵਹੁ' ਮਾਨਵ ਹੇਰਹਿ ਤਾਸੂ। 

ਮੈਂ ਨਹਿ ਕਹੋ' ਕੂਰ ਤੁਮ ਪਾਸੂ' 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੩੯॥ 

ਯੁਗਮ' ਬਚਨ ਸੁਨ ਸੰਸੈ ਆਯਾ। 'ਭੇਜੋ। ੧੮ਦੋਵੇਂ। 
ਨਿਰਨੈ ਕਾਰਨ! ਮਨੁਜ ਪਠਾਯਾ। 'ਨਿਰਨੇ ਕਰਨ ਵਾਸਤੇ। 
ਹੇਰਯੋ ਫਿਰਿ ਕੈ ਨਰ ਚਹੁੱ' ਘਾ ਤੇ। /ਚਹੁੰ ਪਾਸਿਆਂ ਤੋਂ'। 
ਬਿਘਨ ਨ ਦੀਸੈ, ਮੁਰਯੋ ਤਹਾਂ ਤੇ 

॥੪੦॥ 

ਆਇ ਰਾਇ ਸੋ: ਬਾਤਾਂ ਜਨਾਈ। 'ਪਾਠਾਂਤ੍ਹ ਹੈ-ਬਚਨ। 
(ਖੇਤ ਹਰਿਆ ਕਰਨਾ) 

“ਮੈ” ਹੇਰੀ ਫਿਰਿਕੈ ਚਹੁ ਘਾਈ। 

ਨਹਿੰ ਪਸੁ ਖੋਜ! ਨ ਬੂਟਾ ਤੂਟਾ। 'ਪਸ਼ੂ ਦਾ ਖੁਰਾ। 
ਰਹਯੋ _ਨਿਸਰ _ਸਭਿ ਸਾਬਤ _ਬੂਟਾ' 'ਪਾਠਾਂਤ੍ਰ-ਸੂਟਾ। 
॥੪੧॥ 

ਚਹੂੰ ਓਰ ਕਿਤ ਬਾਰ! ਨ ਤੋਰੀ। 'ਵਾੜ। 

ਹਰੀ ਖਰੀ ਭੂ ਜਰੀ! ਸੁ ਜੋਰੀ। 'ਖੇਤੀ ਜੁੜੀ ਹੋਈ। 
ਰਾਹਕ ਝੂਠੋਂ ਦੇਤਿ ਦੁਹਾਈ। 

ਉਚਿਤ ਦੰਡ ਇਹ ਹੈ, ਨਰਰਾਈ!` 

॥੪੨॥ 

ਸੁਨਿ ਕਰਿ ਕ੍ਰਿਖਕ ਮਨਹਿ ਬਿਸਮਾਨਾ। 

ਨਿਜ ਹੋਰਨ ਕੋ ਕੀਨਿ ਪਯਾਨਾ। 

ਤੂਰਨ ਸਰਸ! ਜਹਾਂ ਚਹੁ' ਕੋਨਾ। ਹਰੇ ਭਰੇ। 
ਮਤਿਵਾਰੇ' ਜਿਮ _ ਕੀਨਸਿ _ ਮੋਨਾ! 'ਚੁੱਪ। 'ਪਾਠਾਂਤੂ-ਮਤ ਮਾਰੇ। 
॥੪੩॥ 

-ਸਭਿ ਕਿਦਾਰ ਉਜਰਾ ਅਬ ਹੇਰੇ। 

ਗਯੋ ਰਾਇ ਢਿਗ ਲਗੀ ਨ ਦੇਰੇ। 

ਆਵਤਿ ਲੌ ਹਰਿਆਵਲ ਭਾਰੀ। 

ਭਯੋ, _ਨ ਕਾਰਨ ਜਾਤਿ ਵਿਚਾਰੀ- 

॥੪੪॥ 

ਲੌਜਤਿ ਹੋਇ ਨ ਗਾ ਢਿਗ ਰਾਊ। 

ਪਰਯੋ ਨ ਪ੍ਰਭੁ ਪਗ ਜਾਨਿ ਪੁਭਾਊ!। __ 'ਪੁਤਾਪ। 

ਮੰਦ ਕਰਮ ਥੋ" ਭਾਗ ਨ ਜਾਗਾ। 'ਪਾਠਾਂਤੂ-ਮਮ। 
ਬਿਸਮੈ ਹੋਇ ਖੇਤ ਅਨੁਰਾਗਾ ॥ ੪੫॥ 


253 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 254 





ਸ਼ੀ ਨਾਨਕ ਕਾਲੂ ਪਿਤ ਸੰਗਾ। 

ਚਲੇ ਸਦਨ ਕੋ ਸਹਿਤ ਉਮੰਗਾ। 

ਭਯੋ ਖੇਤ ਰਖਵਾਰੋ ਝੂਠਾ। 

ਜਿਹ ਕੋ ਮਹਿਖੀ ਖੇਤਹਿ ਮੂਠਾ ॥੪੬॥ 

ਰਾਇ ਲਖਯੋ ਰਾਹਕ ਮਤਵਾਰਾ। 

ਬਿਨ ਉਜਰੇ ਕਿਉ ਕਰਿ ਪੁਕਾਰਾ। 
ਪਸ਼ਚਾਤਾਪ ਆਪ ਪੁਨ ਕੀਨਾ। 

ਮੈਂ ਪਰੁਖਾ! ਕਹਿ ਕਿਉਂ ਭੈ” ਦੀਨਾ 'ਕਠੋਰ। 
॥੪੭॥ 

ਅਸ ਬਿਧਿ ਸ਼ੀ ਨਾਨਕ ਜਗ ਸਾਈ। 

ਅਧਭੁਤ ਲੀਲਾ ਕਰਤਿ ਸੁਹਾਈ। 

ਗੋ ਮਹਿਖਨਿ ਕੇ ਚਾਰਨ ਕਾਰਨ। 

ਨਿਤ ਬਨ ਜੈ ਹੈਂ ਬਿਪਤ ਬਿਦਾਰਨ! 'ਭਾਵ ਗੁਰੂ ਜੀ। 
॥੪੮॥ 

ਆਇ ਅਨਿੰਛਤ ਖੇਤ ਅਗਾਰੈ'। ਇੱਛਾ ਬਿਨਾ ਜੋ ਖੇਤ ਅੱਗੇ ਆਵੇ। 
ਖਾਨ ਲਗਹਿ' ਨਹਿ ਤਿਨਹਿ ਨਿਵਾਰੈ'। 


ਇਸ ਬਿਧਿ ਕੇਤੇ ਖੇਤ ਨਿਪਾਤੇ”। ਕੱਟੇ ਗਏ। 
ਪੁਨ ਭੇ ਤਸ ਰਾਹਕ ਬਿਨ ਜਾਤੇ! 'ਗਾਹਕਾਂ ਦੇ ਜਾਣੇ ਬਿਨਾਂ ਖੇਤ ਫੇਰ ਹਰੇ ਹੋ ਜਾਂਦੇ 


॥੪੯॥ ਚਹੇ। 
ਸ਼ੋਭਹਿਂ ਸਭਿ ਸੁਰਭੀ' ਤਨ ਪੀਨਾ?। 'ਗਾਈਂ। 'ਮਟੇ। 
ਛੀਰ ਦੇਹਿਂ ਬਹੁ ਬਡ ਆਪੀਨਾ। /ਹਵਾਨਾ (ਗਊ ਦੇ ਥਣ)। 
ਦਿਨ ਪੁਤਿ' ਮਾਖਨ ਹੋਤਿ ਸਵਾਯਾ। ਹਰ ਰੋਜ਼। 
ਕਾਲੂ ਹੇਰਿ ਹੇਰਿ ਹਰਖਾਯਾ ॥੫੦॥ 

ਬਾਸਨ' ਵਡੇ ਮਾਂਹਿ ਦਧਿ2 ਪਾਈ। 'ਭਾਂਡੇ। “ਦਹੀਂ। 
ਦਾਸੀ ਮਥਹਿ!' ਜੋਰ ਕਰ ਲਾਈ। 'ਰਿੜਕੇ। 
ਰਾਖਹਿ ਮਾਖਨ ਮਾਤ ਸਵਾਰੀ। 

॥੫੧॥ 

ਬਤਸ' ਬ੍ਰਿੰਦ ਬਪੁ ਪੁਸ਼ਟ ਸੁਹਾਏ। 

ਪੈ ਪੀਵਹਿਂ ਬਹੁ ਰਹੈ' ਅਘਾਏ'। 

ਅਸ ਬਿਧਿ ਕਿੰਚਤ ਕਾਲ! ਬਿਤਾਯੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 255 


ਜੰਤੁਨਿ' ਜੌਨ? _ਉਧਾਰਨ _ ਆਯੋ_'ਜੀਵਾਂ ਨੂੰ। ਜੇਹੜੇ (ਗੁਰੂ ਨਾਨਕ ਜੀ।) 
॥੫੨ | 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਸੁਰਭੀ ਚਾਰਨ” ਪ੍ਰਸੰਗ ਬਰਨਨੰ ਨਾਮ 
ਦਸਮੋ ਅਧਯਾਯ ॥ ੧੦॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 256 





੧੧. [ਯਾਚਨਾ। ਸਰਪ ਨੇ ਛਾਯਾ ਕਰਨੀ। ਰਾਇ ਬੁਲਾਰ ਨੂੰ ਸਿਦਕ] 


(ਸਰਪ ਛਾਇਆ) ॥੧੫॥ 
(ਰਾਇ ਬੁਲਾਰ) ॥੧੯॥ 
(ਗੁੀਖਮ-ਗਰਮੀ ਰੁੱਤ ਦਾ ਦ੍ਰਿਸ਼ਟਾਂਤ) ॥੪੩..॥ 
ਸ੍ਰੈਯਾ: 
ਕਰਬੰਦਿ ਉੰਭੈ ਕਰਿ ਬੰਦ ਗੁਰੂ, ਸੁਖਕੰਦ ਸਦਾ ਦੁਖ ਦੁੰਦ ਨਿਕੰਦੂ। 
ਕਰ=ਹਥ। ਬੰਦਿ=ਜੋੜਕੇ, ਬੰਨ੍ਹਕੇ। ਉਭੈ=ਦੋਵੇਂ। ਕਰਿ=ਕਰਦਾ ਹੋਯਾ। ਬੰਦ=ਬੰਦਨਾ, ਨਮਸਕਾਰ। 
ਗੁਰੂ=ਮੁਰਾਦ ਹੈ, ਹੇ ਗੁਰੂ ਜੀ! ਸੁਖ ਕੰਦ=ਸੁਖਾਂ ਦਾ ਮੂਲ, ਸੁਖਾਂ ਦਾ ਫਲ, ਸੁਖ ਦਾਤਾ। 
ਦੁੰਦ=[ਸੰਸ: ਦੂੰਦ] ਝਗੜਾ, ਕਲੇਸ਼। ਦੁੰਦ ਦੁਖ=ਦ੍ੈਤ ਦਾ ਦੁਖ। ਡਾਢੇ ਕਲੇਸ਼ ਵਾਲਾ ਦੁਖ। 
ਨਿਕੰਦੂ=ਕੱਟਣ ਹਾਰ। 
ਅਰਬਿੰਦ ਪਦੰ ਮਨ ਹੋਹੁ ਮਲਿੰਦ, ਜੋ ਮੋਹ ਕੋ ਮੂਲ ਬਿਨਾਸ਼ ਬਿਲੈਦੂ। 
ਅਰਬਿੰਦ=ਕਮਲ। ਪਦ=ਚਰਣ। ਮਲਿੰਦ=ਭੌਰਾ। [ਸੰਸ. ਮਰੰਦ, ਇਹ ਪਦ-ਮਕਰੰਦ-ਪਦ ਦੇ “ਕੇ? 
ਗਿਰ ਜਾਣ ਤੋ" ਬਣਦਾ ਹੈ, ਅਰਥ ਉਹੀ ਰਹਿੰਦੇ ਹਨ:-ਫੁਲਾਂ ਵਿਚ ਦਾ ਰਸ, ਸ਼ਹਦ ਦੀ ਮੱਖੀ, ਭੌਰਾ]। 
ਮੂਲ=ਜੜ। ਮੋਹ ਦਾ ਮੂਲ ਹੈ-ਅਗਯਾਨ। ਬਿਲੌਦੂ=ਉੱਚਾ, ਕਿਸੇ ਤੇ ਭਾਰੂ, ਤਕੜਾ। [ਫਾਰਸੀ. 
ਬਲੰਦ] 
ਉਡ ਦੰਭਨ ਬ੍ਰਿਦ ਦਿਵਾਕਰ ਸੋ, ਬਿਸ਼ਯਾਤਪ ਕੋ ਜੁਊ ਸੀਤਲ ਚੰਦੂ। 
ਉਡ=ਤਾਰੇ। ਬ੍ਰਿੰਦ=ਸਮੂਹ, ਸਾਰੇ। ਦਿਵਾਕਰ=ਸੂਰਜ। ਵਿਸ਼ਯਾਤਪ=ਵਿਖ਼ਯ=ਆਤਪ=ਵਿਸ਼ਿਆਂ ਰੂਪੀ 
ਧੁਪ। ਚੰਦੂ=ਚੰਦ। ਚੰਦੂਮਾ। ਜਦ ਧੁੱਪ ਦੇ ਸਾੜ ਮਗਰੋਂ ਚੰਦ ਚੜ੍ਹਦਾ ਹੈ ਤਾਂ ਸੀਤਲਤਾ ਵਰਤ ਜਾਂਦੀ 
ਹੈ। ਕਵਿ ਜੀ ਦਾ ਇਕ ਇੱਥੇ ਕਟਾਖਯ ਮਾਲੂਮ ਹੁੰਦਾ ਹੈ, ਚੰਦ ਦਾ ਅਰਥ ਹੈ ਚੰਦੂਮਾਂ ਤੇ “ਮੁਸ਼ਕ 
ਕਾਫੂਰ” ਦਾ ਬੀ ਨਾਮ ਹੈ। ਚੰਦੂਮਾਂ ਦਿਨ ਦੀ ਤੱਪਸ਼ ਨੂੰ ਠੈਢ ਪਾਉਂਦਾ ਹੈ ਤੇ ਮੁਸ਼ਕ ਕਾਫੂਰ ਵਿਸ਼ਯ 
ਅਗਨੀ ਨੂੰ ਅੰਦਰੋ' ਠੰਢਾ ਕਰ ਦੇਣ ਵਾਲਾ ਵੈਦਾਂ ਨੇ ਮੰਨਿਆਂ ਹੈ। 
ਸਮੁਦਾਇ ਬਿਘੰਨ ਬਿਨਾਸ਼ਨ ਜੋ ਨਿਜ ਦਾਸਨ ਕੌ ਬਰ ਦਾਯ ਅਨੰਦੂ ॥੧॥ 
ਸਮੁਦਾਇ=ਸਾਰੇ। ਵਰਦਾਯ=ਵਰ ਦੇ ਕੇ, ਬਰਕਤ ਪਾ ਕੇ। ਅਨੰਦੂ=ਅਨੌਦ ਦਾਤੇ, ਦਾਯ ਪਦ ਦੇਹੁਰੀ 
ਦੀਪਕ ਪਿਆ ਹੈ, ਵਰ ਦਾਯ, ਦਾਯ ਅਨੰਦੂ। 
ਅਰਥ: 
(ਹੇ) ਸੁਖਾਂ ਦੇ ਦਾਤੇ ਤੇ ਦੂੰਦ ਦੁਖਾਂ ਦੇ ਸਦਾ ਕੱਟਣ ਹਾਰੇ ਗੁਰੂ ! ਦੋਵੇਂ ਹੱਥ ਜੋੜ ਕੇ (ਆਪ 
ਨੂੰ) ਨਮਸਕਾਰ ਕਰਦਾ (ਹੋਇਆ ਇਹ ਦਾਨ ਮੰਗਦਾ ਹਾਂ ਕਿ ਆਪਦੇ ਚਰਣ ਕਮਲ) ਜੋ ਮੋਹ 
ਦਾ ਮੂਲ (ਅਗਯਾਨ) ਨਾਸ਼ ਕਰਨੇ (ਵਿਚ) ਤਕੜੇ ਹਨ, (ਅਤੇ ਜੋ) ਦੰਭਾਂ (ਰੂਪੀ) ਤਾਰਿਆਂ ਦੇ 
ਸਮੂਹ ਨੂੰ ਸੂਰਜ ਵਾਂਡੂ (ਲੋਪ ਕਰਨ ਵਿਚ ਸਮਰਥ ਹਨ ਅਤੇ) ਵਿਖਯ ਰੂਪੀ ਧੁੱਪ (ਦੇ ਸਾੜ) 
ਨੂੰ ਚੰਦੂਮਾਂ ਵਾਂਡੂ ਸੀਤਲ (ਕਰਨ ਵਾਲੇ ਹਨ)। 
(ਅਤੇ ਜੋ) ਸਾਰੇ ਵਿਘਨਾਂ ਦੇ ਵਿਨਾਸ਼ ਕਰਨ ਵਾਲੇ (ਹਨ ਅਤੇ) ਆਪਣੇ ਦਾਸਾਂ ਨੂੰ ਬਰਕਤ ਦੇ 
ਕੇ ਆਨੰਦ ਦੇਣ ਵਾਲੇ ਹਨ (ਹਾਂ ਐਸੇ ਆਪਦੇ (ਚਰਣਾਂ ਕਮਲਾਂ (ਉਤੋਂ ਮੇਰਾ) ਮਨ ਭੌਰੇ (ਵਾਂਡੂ 
ਸਦਾ ਬਲਿਹਾਰ) ਹੋਵੇ। 
ਸ਼ੀ ਬਾਲਾ ਸੰਧੁਰੁ ਵਾਚ ॥ 
ਦੋਹਰਾ: 'ਸੁੰਦਰ। “ਵਧਦੇ। “ਜਗਤ ਪਤੀ। 'ਪਾਠਾੰਤੁ-ਸ੍ਰੀ 
ਸਤਿਗੁਰ ਲੀਲਾ ਲਲਿਤ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਤਿਗੁਰ ਲੀਲਾ ਲਲਿਤ! ਇਉਂ", 
ਕਰਤਿ ਬ੍ਰਿਧਤਿ? ਜਗ ਕੰਤਾਂ। 
ਪਰਫੁੱਲਤਿ ਕਲ ਫੂਲ ਸੋਂ, ਸ਼ੋਭਤਿ ਰਿਤੂ 
ਬਸੰਤ ॥੨॥ 

ਦਹਰਾ ; 

ਸੁੰਦਰ ਮ੍ਰਿਦੁਲ' ਸਦਲ? ਤਰੁ ਰਾਜੀ”। 
ਬਰਨ! ਬਰਨ ਬਰ ਉਪਮਾ ਛਾਜੀ॥ 
ਜਨੁ! ਬਸੰਤ ਨਿਜ ਸੈਨ? ਸ਼ਿੰਗਾਰੀ। 
ਜੀਤਨ ਜੇ ਬਿਰਹੀ' ਨਰ ਨਾਰੀ ॥੩॥ 
ਸਭਿ ਪਲਾਸ' ਤੇ ਪਾਤਿ ਨਿਪਾਤੀ?। 
ਫੂਲੈ' ਫੂਲ ਲਾਲ ਭਲਿ ਭਾਂਤੀ। 

ਮਨਹੁ ਸੁਭਟ ਪਟ” ਰੰਗਨ ਰਾਂਗੇ'। 


ਚਢੇ ਜੁੱਧ ਕਰਿ ਆਰਨ' ਬਾਗੇ” ॥੪॥ 
ਆਂਬੂ ਮੌਰ! ਪਿਖਿ ਆਨੰਦ ਜਾਸੂ। 
ਕੂਕਤਿ ਕੋਕਿਲ' ਕਲਰਵ? ਤਾਸੂ। 

ਜਨੁ ਬਸੰਤ ਕੀ ਦੇਤਿ ਦੁਹਾਈ। 
ਮਾਨਿਨਿ' ਦੇਸ਼ ਜਿ ਮਾਨ ਕਢਾਈ? 
॥੫॥ 


ਪੁਸ਼ਪਨ ਕੀ ਮਕਰੰਦ' ਨਿਹਾਰੀ। 
ਤਿਹ ਪਰ ਮਧੁਕਰ' ਕਰਤਿ ਗੁੰਜਾਰੀ। 
ਜਨੁ ਬਸੰਤ ਨ੍ਰਿਪ' ਆਗੇ ਬੀਨਾ। 
ਗਾਇ ਬਜਾਵਹਿਂ ਗੁਨੀ ਪੁਬੀਨਾ ॥੬॥ 
ਲਲਿਤ' ਬਿਹੰਗ? ਬੋਲਿਹੀ ਬਾਨੀ। 
ਜਨੁ ਬੰਦੀਜਨ” ਕੀਰਤਿ ਗਾਨੀ। 
ਸੀਤਲ ਮੰਦ ਸੁਗੰਧਿ ਸਮੀਰਾ'। 
ਮਾਨਿਨਿ”? ਬਿਰਹਿਨ!' ਕਰਤਿ ਅਧੀਰਾ 
॥੭॥ 

ਸ਼ੇਤ' ਸ਼ਯਾਮ” ਸ਼੍ਰੋਣਤ” ਪੁਨ ਪੀਤਾ"। 
ਬਿਗਸੇ ਕੁਸਮ ਨਵੀਨੀ! ਰੀਤਾ। 

ਤਰੁ ਸ਼ਾਖਾ ਪਰ ਮੰਜਰੀ' ਸੋਹੀ। 


257 





'ਕੋਮਲ। “ਪੱਤੀਆਂ ਸਮੇਤ। 'ਬ੍ਰਿਛ ਸ਼ਸ਼ੋਭਤਿ 
ਹਨ। 

'ਰੰਗੋ ਰੰਗ ਦੀ। 

ਮਾਨੋ। “ਫੌਜਾ 

'ਵਿਛੁੜੇ ਹੋਏ। 

/ਛਿੱਛਰੇ। “ਪੱਤ ਟੁਟ ਗਏ ਹਨ। 


'ਸੂਰਮਿਆਂ ਨੇ। “ਕਪੜੇ। "ਕੇਸਰ ਪਾਗੇ-ਪਾਠਾਂਤਰ 
ਹੈ। 

'ਲਾਲ। “ਕਪੜੇ। 

ਅੰਬਾਂ ਨੂੰ ਬੂਰ, ਅੰਬਾਂ ਦੇ ਫੁਲ। 

'ਕੋਇਲ। 'ਸੁੰਦਰ ਅਵਾਜ਼। 


ਪਤੀ ਦੋਸ਼ ਦੇਖਕੇ ਰੁੱਸੀ 
:ਰੁੱਸੀਆਂ ਇਸਤ੍ਰੀਆਂ ਨੂੰ ਮਾਨ 
ਕੱਢ ਰਹੀ ਹੈ। 

ਫੁੱਲਾਂ ਦੇ ਰਸ। 

/ਭੌਰੇ। 

ਰਾਜੇ ਦੇ। 


ਹੋਈ 
ਦੇ 


ਇਸਤ੍ਰੀ। 
ਦੇਸ਼ ਵਿਚੋਂ 


'ਸੁੰਦਰ। “ਪੰਛੀ। 

'ਭਟਾਂ ਨੇ। 

ਮਿੱਠੀ ਹਵਾ। 

'ਪਤੀ ਤੋ' ਵਿਛੁੜੀ ਇਸਤ੍ਰੀ। 


'ਚਿੱਟੇ। “ਕਾਲੇ। “ਲਾਲ। “ਪੀਲੇ। 
।ਨਵੀਂ। 
/ਮੁੰਜਰਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 258 


ਮਨਹੁ ਧਰੀ ਕਲਗ਼ੀ ਮਨ ਮੋਹੀ ॥੮॥ 

ਅਸਬਿਧਿ ਜਹਿਂ ਬਨ ਬਡ ਛਬਿ ਧਾਰੀ। 

ਬਿਚਰਤਿ' ਤਹਿ'ਂ ਨਾਨਕ ਸੁਖਕਾਰੀ। 

ਮਾਸ ਵਿਸਾਖ ਵਿਖੇ ਗੁਨ ਐਨਾ। 

ਚਾਰਹਿ' ਤਹਾਂ ਮਹਿਖਿ ਪੁਨ ਧੇਨਾ 

॥੯॥ 

ਮ੍ਰਿਦੁਲ' ਹਰਿਤ” ਜੇ ਤ੍ਰਿਣਨ” ਨਵੀਨਾ। 'ਕੂਲੇ। 'ਸਾਵੇ। “ਘਾਹ। 

ਦੇਖ ਚਰਾਵਹਿਂ ਦਾਨੀ ਦੀਨਾ। /ਅਨਾਥਾਂ ਦੇ ਦਾਤੇ। 

ਜਬ ਬਾਸੁਰ ਜੁਗ ਜਾਮ ਬਿਤਯੋਤਾ?। ਦੋ ਪਹਿਰ। ਗੁਜਰਿਆ। 

ਮਾਰਤੰਡ! ਕੀ ਚੰਡ? ਦਯੋਤਾ” ॥੧੦॥ _ 'ਸੂਰਜ। “ਤਿੱਖੀ ਹੋਈ। “ਧੁੱਪ, ਤੱਪਸ਼। 

ਸ਼ੁਮਤਿ' ਕਛੁਕ ਹੁਇ ਕਰਿ ਅਲਸਾਏ। _'ਥੱਕੇ ਹੋਏ। 

ਚਾਰਤਿ ਧੇਨੁ ਟਿਕੇ ਇਕ ਥਾਏ'। 

ਪਿਖ ਕਰਿ' ਬਰ ਤਰੁਵਰ ਕੀ ਛਾਇਆ। _'ਦੇਖ ਕਰਕੇ। 

ਸੈਨ ਕਰਨ ਹਿਤ ਚਿਤ ਬਿਰਮਾਇਆ' 'ਕੀਤਾ। 

॥੧੧॥ 

ਮੰਦ ਸੁਗੰਧਿ ਸੀਤ ਬਹਿ ਪੌਨਾ। 

ਮ੍ਰਿਦੁਲ ਸੁ ਦਲ ਲੇ ਕੀਨ ਬਿਛੌਨਾ। 

ਤਾਂ ਪਰ ਬਸਤ੍ਰ! ਬਿਛਾਯੋ ਸ੍ਹੇਤਾ”। ।'ਕਪੜਾ। “ਚਿੱਟਾ। 

ਪੌਢ ਰਹੇ ਪੁਨ ਕ੍ਰਿਪਾ ਨਿਕੇਤਾ ॥ ੧੨॥ 

ਭਏ ਨੀਂਦ ਵਸਿ ਮੁੰਦ੍ਰਿਤ ਲੋਚਨਾ!। ਅੱਖਾਂ ਮੀਟਕੇ। 

ਕਰੁਨਾ ਖਾਨ ਜਿ ਸੋਚ ਬਿਮੋਚਨਾ। /ਚਿੰਤਾ ਦੇ ਨਾਸ਼ ਕਰਨ ਵਾਲੇ। 

ਖਟ ਘਟਿਕਾ' ਜਬ ਸੋਤੇ ਬੀਤੀ?। 'ਛੇ ਘੜੀਆਂ। “ਗੁਜਰੀ। 

ਤਰੁਵਰ ਕੀ ਛਾਯਾ ਬਿਪਰੀਤੀ' '੧੩॥ _ 'ਢਲ ਗਈ, ਪਰਛਾਵਾਂ ਢਲ ਗਿਆ। 

ਪਸ਼ਚਮ ਦਿਸ਼ਾ! ਤਰਨਿ? ਬਹੁ ਜਾਵਾ। __ 'ਲਹਿੰਦੇ ਦੀ ਤਰਫ। 'ਸੂਰਜ। 

ਮੁਖ ਪੰਕਜ ਪਰ ਆਤਪ' ਆਵਾ। /ਧੁੱਪ। 

ਸੇਦੇ ਬਿੰਦੁ ਬੂੰਦ ਮਕਰੰਦਾ''। ਮੁੜ੍ਹਕੇ ਦੀਆਂ ਬੂੰਦਾਂ ਮਾਨੋ ਮਕਰੰਦ ਰਸ ਦੀਆਂ 
ਬੂੰਦਾਂ ਹਨ, ਜੋ ਕਮਲ ਪੱਤਿਆਂ ਤੇ (ਜਲ ਬੂੰਦਾਂ) 
ਵਾਂਡੂ ਫਬ ਰਹੀਆਂ ਹਨ। (ਅੰ) ਜਲ ਮਾਨੋ 
ਮਕਰੰਦ ਰਸ ਹੈ। 'ਪਾਠਾਂਤ੍ਰ-ਸ੍ਹੇਦੰ ਬ੍ਰਿੰਦ ਬੂੰਦ 
ਮਕਰਦਾ। 

ਰਾਜਤਿ _ਜਿਵ _ਪਾਂਤਨ _ ਅਰਬਿੰਦਾ' 'ਕਵਲ ਦੇ ਪੱਤਰਾਂ ਉਪਰ। 

॥੧੪॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 259 


ਕਿਧੋ' ਚੰਦੂਮਾ ਮੰਡਲ ਮਾਂਹੀ। 

ਕਿਨਕਾ ਸ਼ੁਵਤ! ਪਿਯੂਖ? ਸੁਹਾਹੀ॥ 'ਕਿਣਕੇ ਚੋਂ ਰਹੇ ਹੈਨ। ਅੰਮ੍ਰਿਤ ਦੇ। 
ਸ਼ੇਖਨਾਗ ਲਖਿ ਸ਼ੈਨ ਮਿਲਾਪੀ:। ਸੇਜਾ ਦੇ ਮੇਲੀ ਲਖਕੇ। 

(ਸਰਪ ਛਾਇਆ) 

-ਆਤਪ _ਉਥਪਿਉ?”- ਇਉ ਉਰ 'ਮੈ' ਧੁੱਪ ਹਟਾਵਾਂ। “ਮਿਥੀ। 
ਥਾਪੀ? ॥੧੫॥ 

ਸ਼ਰੇਤ ਵਰਨ ਗੋ ਦੁਗਧ! ਨਵੀਨਾ”। 'ਗਾਂ ਦੇ ਦੁੱਧ ਵਰਗਾ। “ਨਵਾਂ। 
ਧਰਿ ਦੂਸਰ! ਤਨ ਆਵ ਪ੍ਰਬੀਨਾ। 'ਦੂਜਾ, ਹੋਰ। 

ਸੁੰਦਰ ਸੁਖ ਮੰਦਰ ਕੋ ਦੇਖੀ। 

ਕੀਨਿ ਬੰਦਨਾ ਪ੍ਰੀਤਿ ਬਿਸ਼ੇਖੀ ॥੧੬॥ 

ਬਹੁਰੋ ਤੀਨ ਪੁਦਛਨਾ ਦੀਨੀ। 

ਸੀਸ ਦਿਸ਼ਾ ਨਿਜ ਇਸਥਿਤਿ ਕੀਨੀ। 

ਹੇਤ ਛਾਉ' ਕੇ' ਫਨ ਬਿਸਥਾਰਾ”। /ਛ਼ਾਂ ਕਰਨ ਵਾਸਤੇ। “ਫਨ ਖਿਲਾਰਿਆ। 
ਅਤਿ ਉੱਜਲ ਜਿਵ ਸੁਰਸਰਿ ਧਾਰਾ! 'ਗੰਗਾ ਦੀ ਧਾਰ ਵਰਗਾ ਉੱਜਲ। 





॥੧੭॥ 
ਉਚੋ ਫਨ ਅਸ ਸ਼ੋਭਾ ਪਾਈ। 


ਕਿਧੋ£ ਸਿੰਧੁ ਸੀ: ਸੈਨ ਬਨਾਈ। ਮਾਨੋ। “ਸਮੁੰਦਰ ਵਰਗੀ। “ਸੇਜਾ। 
ਸਭਿ ਸ਼ਰੀਰ ਪਰ ਜਿਸਕੀ ਛਾਯਾ। 

ਜੜ ਸਾ! ਥਿਰ, ਨਹਿਂ ਨੈਕ? ਡੁਲਾਯਾ 'ਜੜ੍ਹ ਵਰਗਾ। “ਥੋੜਾ ਬੀ। 
॥੧੮॥ 

ਅਸ ਬਿਧਿ ਕਿੰਚਤ ਕਾਲ ਬਿਤੀਤਾ। 

ਕੀਏ ਛਾਉ' ਅਤਿ ਹਰਖਤਿ ਚੀਤਾ। 

ਤਲਵੰਡੀ ਨ੍ਰਿਪ ਰਾਇ ਬੁਲਾਰੂ। 

(ਰਾਇ ਬੁਲਾਰ) 

ਸੋ _ਸਸੈਨ! ਕਿਤ ਅਨਤ _ਪਧਾਰੂ? 'ਸਮੇਤ ਫੌਜ ਦੇ। “ਹੋਰ ਥਾਂ ਗਿਆ ਸੀ। 
॥੧੯॥ 

ਤਿਹ ਵੇਲਾ ਤਹਿਂ ਚਲਿ ਕਰਿ ਆਵਾ। 

ਜਿਹ ਕੋ ਜਾਗਯੋ ਭਾਗ ਸੁਹਾਵਾ। 

ਅਨੀ' ਤੁਰੰਗਮ? ਸੰਗ ਸੁ ਰੰਗਾ। 'ਫੌਜ। “ਘੋੜੇ। 

ਆਵਹਿ _ ਨਗਰਹਿ _ ਅੰਗ _ਉਮੰਗਾ 

॥੨੦॥ 

ਦੇਖਿ ਨਾਗ! ਕੋ ਕਿਯ ਅਨੁਮਾਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 260 





-ਉੱਜਲ ਪਟ ਆਤਪ ਤੇ ਤਾਨਾ। 

ਤਰੁਵਰ ਕੀ ਛਾਯਾ ਬਰ ਤਯਾਗੀ। 

ਪਟ ਓਟਨ! ਕਿਉ ਭਾ ਅਨੁਰਾਗੀ? - 'ਤਾਣਕੇ। 

॥੨੧॥ 

ਅਸ ਵਿਚਾਰ ਕਰਤਯੋ ਢਿਗ! ਆਵਾ। __ 'ਨਜੀਕ। 

ਰਸਨਾ ਫਰਕਤਿ' ਮੁਖ ਦ੍ਰਿਸ਼ਟਾਵਾ”। 'ਜੀਭ ਫਰਕਦੀ। “ਦਿਖੀਜਿਆ। 
ਭੋਗੀ! ਲਖਿ ਵਡ ਭੋਗਾਕਾਰਾ?। 'ਸੱਪ। “ਫਣ ਦਾ ਆਕਾਰ। 
ਕਰਿ _ਊਚੋ _ ਆਯੁਤ! _ਬਿਸਤਾਰਾ_ 'ਚੌੜਾ। 

॥੨੨॥ 

ਰਾਇ ਵਿਚਾਰਤਿ ਉਰ ਭਰਿਦਾਯਾ'। 'ਕ੍ਰਿਪਾ। 

-ਬਾਰਿਕ ਮਰਯੋ ਤ ਪੰਨਗ' ਖਾਯਾ। ਸੱਪ ਨੇ। 

ਜੇ ਜੀਵਤਿ, ਇਹੁ ਕੋ ਅਵਤਾਰੀ। 

ਸਰਪ _ ਸ੍ਰੇਤ! _ਜਹਿਂ _ਸੇਵਾਕਾਰੀ- 'ਚਿੱਟਾ। 

॥੨੩॥ 

ਹੇਰਨ ਹਿਤ ਭ੍ਰਿਤਾ ਨਿਕਟ ਪਠਾਯਾ। __ 'ਨੌਕਰ। 

ਤਬ ਜੀਮਗ! ਪਾਤਾਲ ਸਿਧਾਯਾ?। 'ਸੱਪ। “ਚਲਾ ਗਿਆ। 


ਪੁਨ ਗਾ! ਤੋਰ ਤੁਰੰਗਮ” ਰਾਊ। 'ਗਿਆ। 'ਘੋੜਾ। 

ਲਖ ਅਚਰਜ _ਪੱਸਯਨ! ਚਿਤ ਚਾਊ 'ਵੇਖਣ ਦਾ। 

॥੨੪॥ 

ਨਿਕਟ ਗਏ ਸੁਨਿ ਖਰਕਾ ਖੁਰ ਕੋ!। __ 'ਖੁਰਾਂ ਦਾ ਖੜਕਾ। 

ਤਨ ਸੁਚੇਤ ਭਾ ਬੇਦੀ ਬਰ ਕੋ। 

ਲੋਚਨ! ਬਿਗਸੇ? ਦਲ ਪੁਸ਼ਕਰ ਸੇ”। 'ਨੇਤੁ। “ਖੁੱਲ੍ਹੇ। “ਕਵਲ ਦੇ ਪੱਤੇ ਵਰਗੇ। 
ਮੇਚਕ! _ਤਾਰੈ2 ਬਰ _ਮਧੁਕਰ? ਸੇ _'ਕਾਲੇ। ਅੱਖਾਂ ਦੇ) ਤਾਰੇ _(ਪੁਤਲੀਆਂ)। 


॥੨੫॥ 'ਭੌਰਿਆਂ ਜੇਹੇ। 
ਢਿਗ ਅਰੁਫ' ਅਸ? ਹੇਰਯੋ ਰਾਈ”। 'ਚੜ੍ਹਿਆ ਹੋਯਾ। ਘੋੜੇ ਤੇ। “ਰਾਇ ਨੂੰ ਡਿੱਠਾ 


(ਗੁਰੂ ਜੀ ਨੇ)। 
ਭੀਰ ਭਟਨ ਕੀ ਸੰਗਿ ਸੁਹਾਈ। 
ਉਠਿ ਤਬ ਸਿਰ ਨਿਵਾਇ ਕਿਯ ਬੰਦਨ। 
ਜੋ _ਕਲਮਲ _ਕਲਿਕਾਲ _ਨਿਕੰਦਨ 
॥੨੬॥ 
ਪੁਰਿਪਾਲਕ! ਦੁਤਿ” ਉਤਰ ਤਰੰਗਾ। ਨਗਰੀ ਦੇ ਪਾਲਣਹਾਰ ਨੇ। “ਛੇਤੀ। 
ਪਰਰੰਭਨ! ਗਰ” ਸੰਗ ਉਮੰਗਾ। 'ਗਲਵਕੜੀ ਪਾਈ। “ਗਲ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਾਦਰ' ਸੋ ਨਿਜ ਭਰਿ ਕਰਿ ਕਨੀਆਂ2। 

ਚੂਮਤਿ' ਮਸਤਕ ਖੁਸ਼ੀ ਸੁ ਘਨੀਆ 

॥੨੭॥ 

ਭਾ! ਅਧੀਨ ਮਨ ਕਰਿ ਬਹੁ ਭਾਊ। 
ਜਾਨਯੋ-ਇਹ ਅਵਤਾਰ ਪ੍ਰਭਾਊ-। 

ਬਹੁਰ ਨ ਮਨ ਕਬਿ ਕੀਨ ਡੁਲਾਉ। 

ਥਿਰ ਕਰਿ ਸ਼ਰਧਾ ਤਾਂ ਦਿਨ ਰਾਊ 

॥੨੮॥ 

ਪਰਮੇਸ਼ੁਰ ਸਮ ਜਾਨਿ ਸੁਜਾਨਾ। 

ਮਨ ਕਰਿ ਬੰਦਹਿਂ ਪਦ ਰਾਜਾਨਾ। 'ਰਾਜੇ ਨੇ। 'ਪਾਠਾਂਤ੍ਰ-ਬੰਦੇ। 
ਰੁਕਯੋ ਕੰਠ: ਪਰਿਪੂਰਨ ਪ੍ਰੇਮਾ। 'ਗਲਾ। 

ਬੋਲ ਨ ਸਕ੍ਯੋ ਉਚਿਤ! ਭਾ ਖੇਮਾ? 'ਲਾਇਕ। “ਕਲਿਆਨ ਦੇ। 
॥੨੯॥ 

ਗਾ! ਤੁਰੰਗ ਚਢਿ ਪੁਲਕਤਿ” ਅੰਗਾ। 'ਗਿਆ। “ਰੋਮ ਖੜੇ ਹੋਏ। 
ਬੈਠਯੋ ਸਦਨਹਿ ਸੰਗ ਉਮੰਗਾ। 

ਰਿਦੇ ਮਨੋਰਥ ਸਾਰ ਵਿਚਾਰੈ। 





-ਇਹ ਮਮ ਭਵ ਬੰਧਨ ਨਿਰਵਾਂਰੈ! 'ਮੇਰੇ ਸੰਸਾਰ ਦੇ ਬੰਧਨ ਦੂਰ ਕਰੇਗਾ। 


॥੩੦॥ 

ਹੋਇ ਤਰੁਨ ਜਬ ਤਜਿ ਲਰਕਾਈ। 
ਕਰਿਹੋ' ਤਬ ਮੈ ਬਿਨੈ ਵਡਾਈ'। 
ਜੋਗਿਨ ਕੋ! ਦੁਰਲਭ ਹੈ ਜੋਊ। 

ਦੇਹਿ ਪਰਮਪਦ ਮੁਝ ਕੋ ਸੋਊ ॥੩੧॥ 
ਪੂਰਬ ਭਾਗ!' ਜਗਯੋ ਵਡ ਮੇਰਾ। 

ਢਿਗ ਖੁਦਾਇ ਤਨ ਧਾਰਿ ਬਸੇਰਾ। 
ਬੋਲਨ ਮਿਲਨੇ ਕੋ ਫਲ ਜਾਸੂ। 

ਬੇਦ ਕਤੇਬ ਨ ਕਹਿ ਸਕਿ ਤਾਸੂ- 
॥੩੨॥ 

ਭ੍ਰਿੱਤ ਭੇਜ ਕਾਲੂ ਬੁਲਵਾਜੋ। 

ਕਰਿ ਆਦਰ ਨਿਜ ਨਿਕਟਿ ਬਿਠਾਯੋ। 
“ਨਿਜ ਸੁਤ ਕੋ ਸੁਤ ਜਾਨੋ ਨਾਂਹੀ। 

ਭਾ ਅਵਤਾਰ ਤੋਹਿ ਘਰ ਮਾਂਹੀ ॥੩੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 262 





ਜਾਗਯੋ ਗਰੁਵ' ਭਾਗ ਜਗ ਤੇਰੋ”। 'ਭਾਰੀ। "ਗੌਰਵ ਭਾਗ ਜਗਯੋ ਜਗ ਤੇਰੋ-ਪਾਠਾਂਤਰ 
ਹੰ। 

ਤਵ ਸਮਸਰ' ਕੋ ਔਰ ਨ ਹੇਰੋ'। ।'ਬਰੋਬਰ। 

ਅਸਨ ਬਸਨ ਸਾਦਰ' ਸੋ” ਦੀਜੈ। 'ਭੋਜਨ ਕਪੜੇ ਆਦਰ ਨਾਲ। 

ਅਵਹੇਲਨ! ਨਹਿ ਤਿਨ ਕੋ__ਕੀਜੈ 'ਨਿਰਾਦਰ। 

॥੩੪॥ 

ਤਾਤ ਜਾਨ ਦੁਰਬਚਨ' ਨ ਭਾਖੋ। 'ਮੰਦਾਵਾਕ। 

ਪਰਮੇਸ਼ੁਰ ਸਮ ਸ਼ਰਧਾ ਰਾਖੋ। ? 

ਪੁਨ ਬੁਲਾਰ ਕਾਲੂ ਕੇ ਸਾਥਾ। 

ਕਹੀ ਸਰਪ ਕੀ ਸਭਿ ਬਿਧਿ ਗਾਥਾ 

॥੩੫॥ 

“ਆਤਪ! ਤਪਤਹਿ ਤੇ ਕਿਯ ਛਾਯਾ। /ਧੁੱਪ। 

ਹਮਹਿ ਹੇਰਿ ਨਿਜ' ਦੇਹਿ ਦੁਰਾਯਾ!।” __'ਛੁਪ ਗਿਆ। 'ਪਾਠਾਂਤ੍ਹ-ਤਿਨ। 

ਸੁਨਿਕਰਿ ਕਾਲੂ ਕਹਿਤਿ “ਭਲਾ ਜੂ। 

ਹੋਇ ਤ ਜਾਨੀ ਜਾਇ ਕਲਾ ਜੂ! 

॥੨੬॥ 


ਅਸ ਕਹਿ ਗਯੋ ਅਸ਼ਰਧਾ ਧਾਰੀ। 


ਮਾਯਾ ਮੋਹ ਪੁਰਬਲ ਜਿਹ ਭਾਰੀ। 

ਤਯੋ ਸੁ ਕਰੇ ਜੋ” ਪੂਰੈ ਨਯੰਤਾ!। 'ਪ੍ਰੇਰਕ। 
ਜਿਉ ਜੰਤੀ' ਵਸਿ _ਵਾਜਹਿ ਜੰਤਾ? 'ਵਜਾਉਣ ਵਾਲੇ ਦੇ। “ਵਾਜਾ। 
॥੩੭॥ 

ਦਾਰਨਾਰਿ/ ਕੋ ਕਯਾ ਗੁਨ ਦੋਸ਼ੂ। 'ਕਾਠ ਦੀ ਪੁਤਲੀ। 
ਤਿਹ ਪਰ ਕਯਾ ਪ੍ਰਸਾਦਿ! ਕਯਾ ਰੋਸੂ?। _'ਖੁਸ਼ੀ। 'ਗੁੱਸਾ। 
ਸ਼ੀ ਨਾਨਕ ਅਨੁਸਾਰੀ ਮਾਯਾ। 

ਜਸ ਇੱਛਾ _ਕਰਿਹੀ _ਤਸ ਛਾਯਾ 

॥੩੮॥ 

ਹਰਮ/ ਆਇ ਉਰ ਹਰਖ ਸਮੇਤੂ। 

ਕਰਹਿ ਹੇਤ ਬੇਦੀ ਕੁਲ ਕੇਤੂ। 

ਕਛੁ ਪੁਸੰਨਤਾ ਸੁਰਭੀ ਚਾਰੀ। 

ਨ੍ਰਿਪ ਬੁਲਾਰ ਨੁਤਿ' ਬਹੁਰ ਉਚਾਰੀ 

॥੩੯॥ 

ਯਾਂ ਤੇ ਕਰਤਿ ਦੁਲਾਰ ਬਿਸਾਲਾ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 263 


ਸੀਤਲ ਲੋਚਨ ਦੇਖਿ ਕ੍ਰਿਪਾਲਾ। 

ਤਾਂ ਦਿਨ ਤੇ ਤਲਵੰਡੀ ਪੁਰਿ ਮੈ'। 

॥੪੦॥ 

ਕਹਹਿਂ ਪਰਸਪਰ ਮਿਲਿ ਨਰ ਨਾਰੀ। __'ਆਪੋ ਵਿੱਚੀ। 

ਸਰਪ ਛਾਉ' ਨ੍ਰਿਪ ਨੈਣ' ਨਿਹਾਰੀ। 'ਪਾਠਾਂਤੂ-ਰਾਇ। 

ਬਹੁ ਆਦਰ ਕਰਿ ਕੰਠ ਲਗਾਯੋ। 

ਸਦਨ ਆਨਿ ਜਸ ਬਦਨ ਅਲਾਯੋ! 'ਮੁਖੋਂ ਕਿਹਾ। 

॥੪੧॥ 

ਕਲਾਵਾਨ ਕਾਲੂ ਸੁਤ ਕੋਈ। 

ਪ੍ਰਗਟ ਨ ਹੋਤਿ ਅਪਨਪੌ!' ਗੋਈ”। ਆਪਣਾ ਆਪ। “ਛਿਪਾ ਰੱਖਿਆ ਹੈ। 
ਅਸ ਬਿਧਿ ਬੀਤੀ ਰੁੱਤਿ ਬਸੰਤਾ। 

ਚਾਰਤਿ ਸੁਰਭੀ ਸੀ ਜਗਕੰਤਾ! ॥੪੨॥ _'ਜਗਤ ਦਾ ਪਤੀ। 

ਪੁਨਿ ਗ੍ਰੀਖਮ' ਰਿਤੁ ਕੀਨੋ ਜੋਰਾ। 'ਗਰਮੀ ਦੀ ਰੁਤ-ਜੇਠ ਹਾੜ। 
ਗੁੀਖਮ-ਗਰਮੀ ਰੁੱਤ ਦਾ ਦ੍ਰਿਸ਼ਟਾਂਤ) 

ਤਪਤਿ ਭਈ ਅਤਿਸ਼ੈ! ਚਹੁੰ ਓਰਾ। /'ਬਹੁਤ। 

ਤਪਹਿ ਰਿਦਾ' ਜਿਵ ਮਤਸਰ ਧਾਰੀ'। 





ਤਿਉ ਤਪ ਗਈ ਭੂਮਿਕਾ ਸਾਰੀ 

॥੪੩॥ 

ਬਹਿਤਿ' ਜ਼ੋਰ ਸੋ ਤਪਤ ਸਮੀਰਾ। 

ਜੋ ਤਾਪਹਿ' ਨਰ ਨਾਰਿ” ਸਰੀਰਾ'। 'ਤਪਾਉਂਦੀ ਹੈ। “ਇਸਤ੍ਰੀ ਪੁਰਖ ਦੇ। "ਬਹੁਤ 
ਜ਼ੋਰ ਸੋਂ ਤਪਤ ਸਮੀਰਾ। ਜੋ ਤਾਪਹਿ ਤਪ ਤਾਪ 
ਸਮੀਰਾ-ਪਾਠਾਂਤੂ ਹੈ। 

ਜਿਉ' ਖਲ ਉਚਰਹਿ ਬਚਨ ਕੁਢਾਲੀ?। _'ਮੁਰਖ। 'ਮੰਦੇ। 

ਰਿਦਾ ਤਪਾਇ ਦੇਤਿ ਰਿਸ ਨਾਲੀ! 'ਗੁੱਸੇ ਨਾਲ। 'ਦੁਖ ਵਾਲੀ-ਪਾਠਾਂਤੂ ਹੈ। 

॥੪੪॥ 

ਮਾਰਤੰਡ ਕੀ! ਚੰਡ” ਮਰੀਚਾ”। ਸੂਰਜ ਦੀਆਂ। “ਤਿੱਖੀਆਂ। “ਕਿਰਨਾਂ। 

ਦੁਖੀ ਜੀਵ ਲਘੁ!' ਤਾਲਨ? ਵੀਚਾ। 'ਛੋਟੇ। “ਤਲਾਵਾਂ। 

ਜਿਉ ਜਗ ਭਗਤਿ ਹੀਨ ਹੈ ਪ੍ਰਾਨੀ। 

ਜਨਮ ਮਰਨ ਮਹਿ ਨਿਤ ਦੁਖ ਖਾਨੀ 

॥੪੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 264 


ਸੂਕੇ ਜਲ ਕਰਦਮ! ਬਿਹਰਾਨੀ”। 'ਚਿੱਕੜ। “ਵਯਾਕੁਲ। 
ਜਨੁ ਪੇਮੀ ਉਰ ਸੀਖ! ਸਿਖਾਨੀ। 'ਸਿੱਖ੍ਯਾ। 

ਸਹਿਤ ਧੂਰ ਬਹੁ ਭੁਮਤਿ ਬਘੂਰੇ'। ਵਾ ਵਰੋਲੇ। 

ਜਿਉਂ ਮਤਿ! ਭੂਮਤਿ ਬਿਨਾ ਗੁਰ ਪੂਰੇ 'ਬੁੱਧੀ। 

॥੪੬॥ 

ਮ੍ਰਿਗ ਤ੍ਰਿਸ਼ਨਾ ਕੋ ਹੇਰਹਿ ਨੀਰਾ। 

ਦੌਰਤਿ ਮ੍ਰਿਗ ਨਹਿ ਪਾਵਹਿ ਧੀਰਾ!। __ 'ਟਿਕਾਉ। 

ਜਿਉ ਮਨ _ਬਿਖ਼ਯ _ਸੁਖਨ _ਹਿਤ! 'ਵਾਸਤੇ। “ਦੌੜਦਾ ਹੈ। 
ਧਾਈ?। 

ਤ੍ਰਿਪਤਿ ਨ ਹੋਤਿ ਨ ਥਿਰਤਾ!' ਪਾਈ 'ਟਿਕਾਉ। 

॥੪੭॥ 

ਪਸੁ ਪੰਛੀ ਹੇਰਹਿਂ ਤਰੁ ਛਾਯਾ। ਦਰਖਤਾਂ ਦੀ ਛਾਂ। 
ਬੈਸਹਿਂ ਤਪਤਹਿ ਤੇ ਸੁਖ ਪਾਯਾ। 

ਬਹੁਤ ਜਗਤ ਦੁਖ ਤੇ ਜਗਯਾਸੀ। 

ਜਿਉ ਮਿਲ ਸਤਿ ਸੰਗਤਿ ਸੁਖਰਾਸੀ 

॥੪੮॥ 

ਭਾਵਹਿ ਬਹੁ ਸੀਤਲਤਾ' ਪਾਨੀ। 

ਭਾਗ ਜਗੇ ਜਿਉ ਗੁਰੁ ਕੀ ਬਾਨੀ। 

ਅਸ ਗ੍ਰੀਖਮ ਮਹਿੰ ਸ਼ੀ ਜਗਸਾਂਈ। 

ਬਿਚਰਤਿ ਲੀਲਾ _ਕਰਤਿ ਸੁਹਾਈ 

॥੪੯॥ 

ਜਹਿਂ ਤਰੁਵਰ' ਛਾਯਾ ਰਮਣੀਕੀ?। ਦਰਖਤਾਂ ਦੀ। 'ਸੁੰਦਰ। 
ਤਹਿਂ ਚਾਰਤਿ ਸੁਰਭੀ ਬਿਧਿ ਨੀਕੀ। 

ਜਹਿੰ ਸੁੱਦਰ ਜਲ, ਸੀਤਲ ਸਾਲੀ।! ।ਠੰਡਕ ਦਾ ਘਰ (ਅ) ਤੇ ਠੰਢੇ ਖੇਤ। 
ਤਹਿ ਖੇਲਹਿਂ ਬਾਲਕ ਮਿਲਿ ਨਾਲੀ! 'ਨਾਲ। 

॥੫੦॥ 

ਸਭਿ ਬਾਸੁਰ ਬਨ ਬੀਚ ਬਿਹਾਰੈ”। “ਫਿਰਦੇ ਰਹਿਣ। 
ਆਵਹਿ ਰਜਨੀ! ਸਦਨ ਗੁਜਾਰੈ'। 'ਰਾਤੀਂ। 

ਗੋਖੁਰ' ਧੁਰਿ ਬਦਨ? ਪਰ ਲਾਗਾ। 'ਗਾਂਈਂ ਦੇ ਪੈਰਾਂ ਦੀ। ਅੁਖ। 
ਜਨੁ ਪੰਕਜ ਪਰਾਂ ਸ਼ੁਭਤਿ ਪਰਾਗਾ? 'ਮਾਨੋ' ਕਵਲ ਫੁੱਲ ਪਰ। ਫੁੱਲਾਂ ਦੀ ਧੂੜੀ। 
॥੫੧॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਅੰਕ ਬਸਾਇ ਮਾਤ ਬਲ ਜਾਈ। ਗੋਦੀ ਵਿਚ। 
ਬਦਨ ਪੌਂਛ ਦੇਖਹਿ ਹਿਤ ਲਾਈ। 

ਕਰਤਿ ਦੁਲਾਰ ਸੰਗ! ਪ੍ਰਿਯ ਬਾਨੀ। /ਪਯਾਰ ਨਾਲ। 
“ਤਾਤ ਨ ਕੀਜੈ ਅਬ ਬਨ ਜਾਨੀ! 'ਜੰਗਲ ਜਾਣਾ। 
'੫੨॥ 

ਆਤਪ! ਲਗੀ ਅੰਕ” ਕੇ ਸੰਗਾ। 'ਧੁੱਪ। ਅੰਗਾਂ ਦੇ। 
ਸ਼ੁਭ ਰੰਗਹਿ ਤੇ ਭਯੋ ਕੁਰੰਗਾ। 

ਬਨ ਬਿਚਰਤਿ' ਭੇ ਦੁਰਬਲ” ਅੰਗਾ। __ 'ਫਿਰਦਿਆਂ। “ਲਿੱਸੇ। 
ਪੁਰ ਮਹਿ ਖੇਲਹੁ ਸੰਗ _ਉਮੰਗਾ” 'ਖੁਸ਼ੀ ਨਾਲ। 
'੫੩॥ 

ਸਭਿ ਦਿਨ ਬਨ ਮਹਿ ਕਰਹੁ ਗੁਜਾਰਨ। 

ਤਰਸਤਿ ਲੋਚਨ! ਦਰਸ਼ਨ ਕਾਰਨ। 

ਜਾਵਹਿਂ ਦਾਸ ਜਿ ਸੁਰਭੀ ਚਾਰਨ'। 

ਤੁਮ ਘਰ ਰਹੀਏ ਬਿਰਹਿ ਬਿਦਾਰਨ” 

॥੫੪॥ 

ਕਰਿ ਦੁਲਾਰ' ਬਹੁ, ਸੁਤ ਬੈਸਾਯੋ”। 
ਚਲਿ ਤਤਕਾਲਹਿ ਕਾਲੂ ਆਯੋ। 

ਪਤਿ ਸੋ ਕਹਤਿ “ਏਕ ਹਮ ਤਾਤਾ'। 
ਸੋ ਕੀਨੋ ਸੁਰਭੀ ਕੋ ਤ੍ਰਾਤਾਂ ॥੫੫॥ 
ਸਭਿ ਬਾਸੁਰ ਬਨ ਬੀਚ ਬਿਹਾਰੂ! ॥ 
ਕੁਮਲਾਵਤਿ ਕਮਲਾਨਨ' ਚਾਰੂ”। 

ਅਬ ਨ ਭੇਜੀਏ ਸੁਰਭੀ ਸੰਗਾ। 
ਹੁਇਗੇ _ਦੁਰਬਲ ਮ੍ਰਿਦੁਲ' ਸੁਅੰਗਾ 
॥੫੬॥ 

ਜਬ ਦੰਪਤਿ' ਸਮਝੇ ਅਸ ਰੀਤੀ। 

ਬਧੀ ਪੁੱਤ ਸੋ ਪਾਵਨ” ਪ੍ਰੀਤੀ। 

ਬਹੁਰ ਨ ਬਨ ਮਹਿ ਪਠਵਨ' ਕੀਨਾ। 
ਘਰ ਰਖਿ ਮਾਤ ਪਿਤਾ ਸੁਖ ਲੀਨਾ 
॥੫੭॥ 


<< 


ਦਹਚਾ . 
ਸੁਖ ਸਾਗਰ ਨਾਗਰ' ਗੁਰੂ, ਜਗਤ 





2 


265 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 266 





ਉਜਾਗਰ£ ਰੂਪ। 

ਕਰਨੇ ਭਗਤਿ ਪੁਕਾਸ਼' ਕੋ, ਬ੍ਰਿੱਧਤਿ? 'ਭਗਤੀ ਪੁਗਟ ਕਰਨੇ ਨੂੰ। “ਵਧਦੀ ਹੈ। 

ਦੇਹਿ ਅਨੂਪ ॥੫੮॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਰਾਇ ਬੁਲਾਰ ਸ਼ਰਧਾ ਦੈਨ” ਪ੍ਰਸੰਗ 
ਬਰਨਨੰ ਨਾਮ ਇਕਾਦਸ਼ਮੋ ਧਜਾਇ ॥੧੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 267 


੧੨. [ਸਾਰਦਾ ਮੰਗਲ। ਖੇਤ ਬੀਜਣਾ। ਬ੍ਰਿੱਖ ਛਾਇਆ ਅਸਥਿਰ] 





(ਪਾਵਸ ਰੁੱਤ ਦਾ ਦ੍ਰਿਸ਼ਟਾਂਤ) ॥੨..॥ 
(ਬਿਰਖ ਛਾਯਾ ਅਸਥਿਰ) ॥੪੧॥ 

(ਰਾਇ ਬੁਲਾਰ ਦੀ ਕਾਲੂ ਜੀ ਨੂੰ ਤਾਕੀਦ) ॥੪੭॥ 
ਦੋਹਰਾ: 
ਸ਼ੀ ਚੰਡੀ ਖੰਡਨ ਦੁਸ਼ਟ ਭੁਜ ਦੰਡਨ ਬਰਬੰਡ। 
ਸ਼ੀ=ਸਰਸੂਤੀ ਦਾ ਇਕ ਨਾਮ ਹੈ (ਅ) ਸਤਿਕਾਰ ਦਾ ਇਕ ਪਦ। ਚੰਡੀ=ਚੰਡਿਕਾ। ਦੇਖੋ ਪਹਿਲੇ 
ਅਧਯਾਯ ਦੇ ਛੰਦ ੨ ਵਿਖੇ “ਦੰਡਿਕਾ” ਪਦ। ਖੰਡਨ ਦੁਸ਼ਟ=ਦੁਸ਼ਟਾਂ ਦੇ ਖੰਡਨ ਵਾਲੀ। ਦੇਖੋ ਅਧਜਾਯ 
੧ ਛੰਦ ੨ “ਖਲਖੰਡਿਕਾ ` ਪਦ ਦਾ ਅਰਥ। ਭੁਜ=ਬਾਹਾਂ। ਦੰਡਨ=ਡੰਡੇ ਵਾਂਕ ਮਜ਼ਬੂਤ। ਦੇਖੋ ਅਧਯਾਯ 
੨ ਛੰ: ੧, “ਭੁਜਦੰਡ” ਪਦ। ਬਰਬੰਡਿਕਾ=ਵਰ ਵੰਡਣ ਵਾਲੀ (ਅ) ਬਲਵੰਤ, ਬਲ ਵਾਲੀ ਦੇਖੋ 
ਅਧਯਾ8 ੧ ਛੰਦ ੨, ਬਰਬੰਡਿਕਾ-ਤੇ ਅਧਯਾ$ ੨ ਛੰਦ ੧ ਵਿਖੇ “ਬਲਬੰਡ ` ਪਦ। 
ਜਗ ਮੰਡਨ ਪਦ ਬੰਦਨਾ ਜਾਂ ਕੋ ਤੇਜ ਪੁਚੰਡ ॥੧॥ 
ਮੰਡਨ=ਦੇਖੋ ਅਧਯਾ: ੧ ਛੰਦ ੨ ਵਿਖੇ “ਮੰਡਿਕਾ” ਪਦ ਤੇ ਅਧਜਯਾ: ੨ ਛੰ: ੧ ਵਿਖੇ “ਮੰਡਨ ਭਾ” 
ਪਦ। ਪਦਬੰਦਨਾ=ਪੈਰਾਂ ਤੇ ਨਮਸਕਾਰ। (ਅੰ) (ਜਗਤ ਵਿਚ) ਕਵਿਤਾ ਦੀ ਰਚਨਾ ਕਰਾਉਣ ਵਾਲੀ। 
ਪੁਚੰਡ=ਬਹੁਤ ਅਸਹਿ, ਝੱਲਿਆ ਨਾ ਸੱਕਣ ਵਾਲਾ। 
ਅਰਥ: 
ਮਜ਼ਬੂਤ ਬਾਹਾਂ ਵਾਲੀ, ਦੁਸ਼ਟਾਂ ਦੇ ਨਾਸ਼ ਕਰਨ ਵਾਲੀ, ਜਿਸ ਦਾ ਤੇਜ ਝੱਲਿਆ ਨਹੀਂ ਜਾਂਦਾ, 
(ਐਸੀ) ਚੰਡਿਕਾ ਸਰਸੂਤੀ (ਜੋ) ਵਰਾਂ ਦੇ ਦੇਣ ਵਾਲੀ (ਤੇ) ਜਗਤ ਨੂੰ ਸੰਵਾਰਣ ਵਾਲੀ ਹੈ (ਦੇ) 
ਚਰਨਾਂ (ਤੇ ਮੇਰੀ) ਨਮਸਕਾਰ (ਹੋਵੇ)। 
ਸੀ ਬਾਲਾ ਸੰਧੁਰੁ ਵਾਚ ॥ 
ਚੌਪਈ: 
ਕਹਿ ਬਾਲਾ ਸ਼੍ਰੀ ਅੰਗਦ ਗੁਰੁ ਜੀ। 
ਸੁਨਹੁ ਕਥਾ ਨਾਸ਼ਕ ਤ੍ਰੈਜੁਰਾਂ ਕੀ। ਤਿੰਨਾਂ ਤਾਪਾਂ ਦੇ ਨਾਸ਼ ਕਰਨ ਵਾਲੀ। 
ਬਹੁਰੋ ਰਿਤੁ ਪਾਵਸ' ਸ਼ੁਭ ਆਈ। ਬਰਸਾਤ, -ਭਾਦ੍ੋ'। 
ਗਗਨ! ਬੀਚ _ਬਾਦਰ? ਦ੍ਰਿਸ਼ਟਾਈ” !ਅਕਾਸ਼। “ਬੱਦਲ। “ਦਿਖੀਣ ਲਗੇ 
॥੨॥ 
ਭਾਗ ਜਗੇ ਪੂਰਬ! ਜੱਗਯਾਸੀ। 'ਪਿਛਲੇ। 
ਜਿਉ” ਤਨ ਧਰਤਿ ਸੰਤ ਸੁਖਰਾਸੀ। 'ਸਰੀਰ ਧਾਰਦੇ ਹਨ। 
ਚਢੀ!' ਘਟਾ ਕਾਲੀ” ਜਿਵ ਕਾਲੀ”। 'ਚੜ੍ਹੀ। ਕਾਲੇ ਬੱਦਲਾਂ ਦੀ ਘਟਾ। “ਕਾਲਕਾ 

ਦੇਵੀ। 

ਪਰਨੋ ਬੱਜੂ' ਬਜਾਵਤਿ ਤਾਲੀ ॥੩॥ __'ਬਿਜਲੀ ਦਾ ਪੈਣਾ। ਆਨੋ” ਤਾੜੀ ਮਾਰਦੀ ਹੈ। 
ਸਾਸਨਪਾਕ' ਸਰਾਸਨ? ਜੋਊ। 'ਇੰਦਰ ਦਾ। “ਧਨੁਖ। 
ਬਾਂਕੀ! ਭ੍ਰਿਕੁਟੀ! ਲਖਿਯਤਿ” ਸੋਉ। 'ਟੇਢੇ। “ਭ੍ੁਵੱਟੇ। “ਜਾਣੀਦੇ ਹਨ। 
ਅਤਿ ਕਰਕਨ! ਜਿਹ ਕੀ ਕਲਿਕਾਰੀ£। _ 'ਕੜਕਨਾ। “ਚੀਕ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਡਰਤਿ ਅਸੁਰ! ਸੇ ਮੇਚਕ ਬਯਾਰੀ? 
॥੪॥ 

ਹੋਤਿ ਘੋਖ! ਜਿਹ ਗਰਜ? ਸੁਹਾਵਤਿ'। 
ਅਮਰ! ਮਯੂਰ” ਹਰਖ ਉਪਜਾਵਤਿ। 
ਚੰਚਲ ਜੋ ਚੰਚਲਾ!' ਚਮਕਾਵਤਿ”। 
ਪਾਨ! _ਕ੍ਰਿਪਾਨਹਿ ਲਏ _ਨਚਾਵਤਿ 
॥੫॥ 

ਦੰਤ! ਪੰਕਤੀ ਸ਼ੁਭਤਿ ਬਲਾਕਾ?। 
ਸ਼ਯਾਮ/ ਸਰੂਪ ਬਨਯੋ ਅਸ ਤਾਂਕਾ। 
ਮਿਲਿ ਦਾਦੁਰ' ਬਹੁ ਸ਼ਬਦ ਪੁਕਾਰਾ। 
ਮਨਹੁ ਪਢਤਿ _ਬਾਲਿਕ _ਚਟਸਾਰਾ 
॥੬॥ 

ਜਰ ਤੇ ਜਰ ਗਯੋ! ਜੂਹ” ਜਵਾਸਾ”। 
ਜਿਉ” ਹਰਿ ਭਜਨ ਹੋਤਿ ਅਘ ਨਾਸ਼ਾ। 
ਮਿਲਿ ਸਰਿਤਾ' ਸੋ ਜੇ ਲਘੁ ਨਾਲਾ?। 
ਸਿੰਧੁ!' ਸਰੂਪ ਭਏ ਤਿਹ ਕਾਲਾ ॥੭॥ 
ਬ੍ਰਹਮ ਗਯਾਨ ਭੇ! ਜੈਸ” ਮੁਮੋਖੂ”। 
ਬ੍ਰਹਮ ਰੂਪ ਹੋਵਤਿ ਬਿਨ ਦੋਖੂ”। 

ਤਜਿ ਮੁਯਾਦ' ਉਛਰੇ? ਲਘੁ ਤਾਲਾ”। 
ਜਿਉਂ ਸ਼ੀ! ਮਦ ਤੇ? ਨੀਚ ਕੁਚਾਲਾ 
॥੮॥ 

ਉਡਤਿ ਧੂਰ ਜੋ ਸਗਲ ਬਿਲਾਨੀ'। 
ਜਿਉ” ਸਤਿਗੁਰ ਮਿਲ ਕੁਮਤਿ ਨਸਾਨੀ'। 
ਪੰਥੀ' ਚਲਤਿ ਧਾਮ? ਬਿਸਰਾਮੇ”। 
ਜਿਉ ਮਨ ਥਿਰੁ ਸਿਮਰਤਿ ਹਰਿਨਾਮੇ 
॥੯॥ 

ਜਿਉ” ਲੀਲਾ ਕੀਨੀ ਰਿਤੁ ਬਰਖਾ। 

ਤਿਉ ਮੈ ਕਹਿਹੋ ਸੁਨਹੁ ਸੁ ਹਰਖਾ। 
ਏਕ ਦਿਵਸ ਕਾਲੂ ਲੇ ਅੰਕਾ। 

ਕਰਿ ਦੁਲਾਰ ਪਿਖਿ ਬਦਨ ਮਯੰਕਾ' 
॥੧੦॥ 


268 





'ਦੈੱਤ। “ਕਾਲੇ ਸੱਪ। 


'ਧੂਨੀ। “ਗੱਜਣਾ। 'ਪਾਠਾਂਤੂ-ਸੁਨਾਵਤਿ। 
ਦੇਵਤੇ (ਰੂਪ)। “ਮੋਰ। 
'ਬਿਜਲੀ। “ਚਮਕਦੀ ਹੈ। 


੭ 


'ਹਥ। 


ਦੰਦਾਂ ਦੀ। ਉਡਦੇ) ਬਗਲਿਆਂ ਦੀ ਪੰਕਤੀ। 
'ਕਾਲਾ। 
'ਡੜੁ । 


੨ਜ੍ਰਰਨ ਵਿਚ। 


'ਜੜਾਂ ਤੋਂ ਸੜ ਗਿਆ। 'ਸਮੂਹ। 'ਜਵਾਹਾਂ। 


'ਨਦੀਆਂ। “ਛੋਟੇ ਨਾਲੇ। 

'ਸਮੁੰਦਰ। 

ਹੋਣ ਤੇ। “ਜੈਸੇ। ਮੁਕਤੀ ਦੀ ਇੱਛਾ ਵਾਲੇ। 
'ਬ੍ੂਹਮ ਸਰੂਪ ਹੋਤ ਬਿਨ ਦੋਖੂ-ਪਾਨਾਂਤ੍ਰ ਹੈ। 
ਹੱਦਾਂ ਟੱਪਕੇ। 2ਉਛਲੇ। 'ਛੋਟੇ ਤਾਲਾਬ। 
'ਮਾਯਾ ਦੇ। “ਹੰਕਾਰ ਨਾਲ। 


ਛਿਪ ਗਈ। 


'ਖੋਟੀ ਬੁਧੀ ਨਸ ਜਾਂਦੀ ਹੈ। 
'ਰਾਹੀ। “ਘਰ। “ਟਿਕ ਗਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 269 





ਬਚਨ ਕਹਤਿ “ਸੁਤ ! ਤੂੰ ਭਾ! ਸਯਾਨਾ। _'ਹੋਇਆ ਹੈਂ। 
ਅਬ ਨ ਕਰਤਿ ਗੋ ਸੰਗ! ਬਨ ਜਾਨਾ। __ 'ਗਾਂਈਆਂ ਨਾਲ। 
ਉਭੈ ਬ੍ਰਿਖਭ' ਨਿਜ ਅਉਛਕ£ ਮਾਹੀ। _ 'ਦੋ ਬੈਲ। “ਵੱਗ। 
ਲੇਹੁ _ਨਿਕਾਸ _ਤਰੁਨ! ਜੋ _ ਆਹੀ 'ਜੁਵਾਨ। 
॥੧੧॥ 

ਲਾਂਗੁਲ' ਸੰਗ ਬਹੁਰ ਕਰਿ ਕਾਮਾ”। 'ਹਲ। “ਨੌਕਰ ਲੈ ਕੇ (ਅ) ਕੰਮ ਕਰੋ। 
ਬੀਜ! ਸੁ ਲੈਹੁ" ਸਵਾ ਮਨ ਧਾਮਾ?। 'ਬੀਉ। “ਘਰ ਤੋਂ। 'ਬੀਰਜ ਲੇਹੁ-ਪਾਠਾਂੜ੍ ਹੈ। 
ਜਾਇ ਰਾਹੀਏ!' ਖੇਤ ਨਿਰਾਲਾ। 'ਬੀਜੀਏ। 
ਕਰਹੁ ਨੀਰ ਸੋ ਤਿਹ ਪੁਤਿਪਾਲਾ 

॥੧੨॥ 

ਮ੍ਰਿਗ ਪਸ਼ੂਅਨ ਕੇ ਹੁਇ ਰਖਵਾਰੇ। 

ਕ੍ਰਿਖਿ'ਂ ਪਕਾਇ ਕੀਜੈ ਖਲਵਾਰੇ?। 

ਜੇ ਅੰਨ ਆਨਹੁ ਬਹੁ ਇਕ ਬਾਰੀ। 

ਰਖ ਦੇਵੋ ਕਾਮੇ' ਦੁਇ ਚਾਰੀ ॥੧੩॥ 

ਅਸਬਿਧਿ ਕੀ ਕ੍ਰਿਤਿ ਕਰਹੁ ਨਿਬਾਹੀ। 

ਅਤੁਟ ਹੋਇ ਸਭਿ ਕਿਛ ਘਰ ਮਾਹੀ। ? 

ਸੁ ਨਾਨਕ ਸੁਨਿ ਕਰਿ ਪਿਤ ਬਾਨੀ। 

ਜੋ ਧਨ ਤ੍ਰਿਸ਼ਨਾ ਮਹਿਂ ਲਪਟਾਨੀ 

॥੧੪॥ 

“ਸੁਨਹੁ ਪਿਤਾ ਜੀ! ਆਇਸੁ ਜੈਸੀ। 

ਕਹਹੁ ਆਪ ਹੋ” ਕਰਿਹੋਂ ਤੈਸੀ। ” 

ਤਬ ਕਾਲੂ ਦਿਯ ਬੀਜ ਤੁਲਾਯਾ। 

ਇਕ ਕਾਮਾ ਸੁਤ ਸੰਗ ਰਲਾਯਾ ॥ ੧੫॥ 

ਲਾਂਗੁਲ ਬੀਜ ਲਏ! ਕਰ ਦੋਊ। 

ਵਾਹੁਣ ਗਏ ਭੂਮਿਕਾ ਸੋਊ। 

ਕਹੂੰ ਕਹੂੰ ਕਾਢਯੋ ਸੀਆਰਾ। 

ਜਿਤੋਂ ਬੀਜ ਦਿਯ ਸਭਿ _ਬਿਸਤਾਰਾ" 

'੧੬॥ 

ਭਈ ਸੰਝ' ਆਏ ਨਿਜ ਸਦਨਾ। 

ਕਾਲੂ ਪਰਫੁੱਲਤਿ ਪਿਖਿ ਬਦਨਾ। 

ਸ਼ੀ ਗੁਰੂ ਕਰ ਮਹਿ ਬਰਕਤ ਭਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 270 


ਕਿਹ ਮਹਿ ਸ਼ਕਤਿ ਸੁ ਕਰਹਿ ਉਚਾਰੀ 

॥੧੭॥ 

ਦਿਵਸ ਤੀਸਰੇ ਭੀ ਸਬਜ਼ਾਈ'। (ਹਰਿਆਵਲ। 
ਜਨੁ! ਅਵਿਨੀ? ਨਿਜ ਅਨਦ ਜਨਾਈ। __'ਮਾਨੋਂ। “ਪ੍ਰਿਥਵੀ। 
ਕਾਲੂ ਜਾਇ ਕ੍ਰਿਖੀ! ਜਬ ਦੇਖੀ। 'ਖੇਤੀ। 

ਸਘਨ! _ਉਗੀ, _ਭਾ _ਮੋਦ? ਵਿਸੇਖੀ 'ਸੰਘਣੀ। 'ਖੁਸ਼ੀ ਹੋਯਾ। 
॥੧੮॥ 

-ਹੋਇ ਤਾਤ ਮਮ ਵਡ ਕ੍ਰਿਖਿਕਾਰਾ!। __ 'ਖੋਤੀ ਕਰਨ ਵਾਲਾ। 
ਦਿਉ” ਬਸਾਇ ਇਕ ਗ੍ਰਾਮ ਨਿਰਾਰਾ-। 
ਨਿਪਜਾਵਨ' ਧਨ ਅਨਿਕ ਬਿਧਿਨ ਸੋੱ1 _'ਪੈਦਾ ਕਰਨਾ। 
ਅਯੋ _ਕਰਤਿ ਚਿਤਵਨ ਨਿਜ ਮਨਸੋ 

॥੧੯॥ 

ਸ਼ੀ ਗੁਰੁ ਨਾਨਕ ਰਿਦੇ ਵਿਚਾਰੀ। 

-ਧਨ ਤ੍ਰਿਸ਼ਨਾ ਦਿਨ ਪ੍ਰਤਿ! ਪਿਤ 

ਭਾਰੀ। 

ਯਾਂ ਤੇ ਅਬ ਹੀ ਬਨਹਿ ਨਿਬੇਰੋ। 





ਧਨ ਖਟਣੇ ਕੋ ਮਿਟਵੈ ਝੇਰੋ- ॥੨੦॥ 
ਬੈਸੇ ਬਹੁਰ ਖੇਤ ਰਖਵਾਰੀ। 

ਬਰਜਹਿ' ਕਿਸ ਨ ਚਰਹਿ' ਪਸੁ ਝਾਰੀ'। 
ਰਾਸ਼ਭ ਬੜਵਾਗੋ ਮਿਰਗ ਬ੍ਰਿੰਦਾ। 


ਚਰਤਿ ਖੇਤ, _ਰਹਿੰ ਬੈਸ ਅਨੰਦਾ 
॥੨੧॥ 

ਦਿਨ ਦੋਇਕ ਮਹਿਂ ਦੀਨਿ ਨਬੇਰੀ। 
ਇਕ ਨ ਬੂਟ ਜਹਿਂ ਸਘਨ ਘਨੇਰੀ। 
ਕਾਲੂ ਗਯੋ ਬਿਲੋਕਨ ਖੇਤੁ। 

ਢਿਗ ਬੈਠੇ ਬੇਦੀ ਕੁਲ ਕੇਤੂ ॥੨੨॥ 
ਫਿਰੈ' ਕਿਦਾਰ” ਮੱਧ ਪਸੁ ਬ੍ਰਿੰਦਾ। 
ਕਿਸੈ ਨ ਬਰਜੈ' ਆਨੰਦ ਕੰਦਾ। 

ਅਸ ਬਿਧਿ ਦੇਖਿ ਕ੍ਰੋਧ ਭਾ! ਕਾਲੂ। 
ਮੁਖ _ਬੋਲਤਿ _ਦੁਰਬਚਨ! _ਬਿਸਾਲੂ 
॥੨੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 271 


“ਮੰਦ ਭਾਗ' ਮੈ ਅਪਨ ਨਿਹਾਰਾ”। ਭੈੜੀ ਕਿਸਮਤ। 'ਵੇਖਦਾ ਹਾਂ। 
ਤੂੰ ਸੁਤ ਜਨਮਯੋ ਸਦਨ ਉਜਾਰਾ”। ਘਰ ਉਜਾੜੂ। 
ਆਰਬਲਾ ਲਘੁ! ਮਹਿੰ ਤਵ ਚਾਲੀ। 'ਛੋਟੀ। 

ਵਸਤੁ ਖੋਇ ਕਿਯ 'ਆਲਯ _ਖਾਲੀ 

॥੨੪॥ 

ਉਚਿਤ! ਕਮਾਵਨ ਅਬ ਭੀ ਬੈਸਾ?”। 'ਲਾਇਕ। “ਉਮਰ ਹੋਈ ਹੈ। 
ਕਰਨ ਕੁਕਾਜ' ਲਗੇ ਪੁਨ ਐਸਾ। ਮਾੜਾ ਕੰਮ। 

ਮੁਝ ਪਸ਼ਚਾਤ' ਖਾਹਿ ਕ੍ਰਿਤ ਕਰਿ ਕ" _'ਮੇਰੇ ਪਿੱਛੋਂ। “ਕੇਹੜੀ। 
ਰਲੇ“ ਫਕੀਰਨ ਸੋ ਤਜਿ ਘਰ ਕੋ 

॥੨੫॥ 

ਹੇਰਿ ਹੇਰਿ ਕਹਿ ਵਾਕ ਕਠੋਰਾ। 

ਲਖਿ ਕੁਚਾਲ ਕੋ ਰੋਸ ਨ ਥੋਰਾ। 

“ਤੁਝ ਜਨਮੇ ਤੇ ਕੋ ਗੁਣ ਮੋਹੀ। 

ਯਾਂ ਤੇ ਭਲੋ ਰਹਤਿ ਮੈ ਯੋ ਹੀ! 'ਐਵੇਂ ਹੀ, ਸੁਤਹੀਨ। 





॥੨੬॥ 
ਇਕ ਸਪੁਤ ਬਹੁ ਦਰਬ ਕਮਾਵਹਿਂ!। __'ਇਕ ਐਸੇ ਪੁੱਤ੍ਰ ਹੁੰਦੇ ਹਨ ਜੋ ਬੜਾ ਧਨ 


ਕਮਾਉਂਦੇ ਹਨ। 
ਤੂੰ ਅਸ ਭਾ ਜੋ ਬਾਦ! ਗਵਾਵਹਿਂ। ` 'ਬਿਰਥਾ। 
ਜਾਇ ਨਗਰ ਪੁਨ ਦਿਜਬਰ ਸਦਨਾ!। __'ਬੁਰਾਹਮਣ ਦੇ ਘਰ। 
ਉਪਾਲੌਭ!' ਕੇ ਕਹਿ ਬਚ _ਬਦਨਾ? 'ਉਲਾਂਭੇ ਦੇ। ਮੁਖ ਤੋਂ। 
ਰੂ 
“ਬੇਦ ਪੁਰਾਣ ਸਭੇ ਤੁਮ ਝੂਠੇ। 
ਸੂਧੇ ਕਹਉ ਹੋਤਿ ਹੈ' ਪੂਠੇ। 
ਕਿਧੋ? ਨ ਤੁਮ ਤੇ ਜਾਤ ਬਿਚਾਰੇ। 'ਜਾਂ। 
ਕਿਧੋਂ ਹਰਖ ਹਿਤ ਪਾਜ ਉਚਾਰੇ!' 'ਝੂਠ ਬੋਲ ਦਿੰਦੇ ਹੋ। 'ਹਮਾਰੇ-ਪਾਠਾਂਤ੍ਰ ਹੈ। 
[ਘਰ 
ਭਲੀ ਛਤਰ ਕੀ ਦੀਨਿ ਵਡਾਈ। 
ਪੂਰਬ ਐਸ਼ੂਰਯ ਜਾਸ ਘਟਾਈ। 
ਅਬ ਬੀਜਯੋ ਸਭਿ ਖੇਤ ਨਿਪਾੜੂ'। 
ਪਸੁ ਚਰਵਾਇ, ਨ ਕੀਨੀ ਤ੍ਰਾਤੂ' 
॥੨੯॥ 
ਜਬ ਕੋ ਜਨਮਯੋ ਇਨ ਸੁਧ' ਲੀਨੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 272 


ਧਨ ਖੱਟਨ ਕੀ ਕ੍ਰਿੱਤ ਨ ਕੀਨੀ। 

ਖੋਯੋ ਸੰਚਯੋ ਪੁਰਬ ਮੇਰੋ”। 'ਪਿਛਲਾ ਮੇਰਾ ਕੱਠਾ ਕੀਤਾ ਹੋਯਾ। 
ਯਾਂ ਤੇ ਬਿਫਲ' ਭਯੋ ਬਚ ਤੇਰੋ” 'ਬਿਰਥਾ। 
॥੩੦॥ 

ਬੋਲਯੋ ਬਚਨ ਬਿੱਪ੍ਰ ਪਰਬੀਨਾ। 'ਬਰਾਹਮਣ। 
ਜਿਹ ਮਨ ਸ਼ੀ ਨਾਨਕ ਜਸ ਲੀਨਾ। 

“ਸੁਨਿ ਕਾਲੂ ! ਤੂ ਮੂਲਹੁ ਭੂਲਾ'। ਅੁੱਢੋਂ ਹੀ ਘੁੱਥਾ ਹੈ'। 
ਸੁਤ ਸੁਸ਼ੀਲ ਤੇ ਨਿਤ ਪ੍ਰਤਿਕੂਲਾ! 'ਉਲਟ। 
॥੩੧॥ 

ਬਾਰ ਬਾਰ ਮੈ ਤੁਝ ਸਮਝਾਯੋ। 

ਜਗਤ ਉਧਾਰਨ ਹਿਤ ਇਹ ਆਯੋ। 

ਭਗਵਤ ਗੀਤਾ ਸਾਰ ਵਿਚਾਰਾ। 

ਕਰੈ _ਪਢੇ ਬਿਨ _ਸ਼ਬਦ _ਉਚ਼ਾਰਾ 

॥੩੨॥ 

ਜਿਨ ਮੋ ਕੋ ਸ਼ੁਭ ਦੀਨੋ ਗਯਾਨਾ। 

ਜਿਹ ਬਚ ਸੁਨ ਮਮ ਮਨ ਠਹਿਰਾਨਾ। 

ਲੋਕ ਉਧਾਰਨ ਕਰਹਿ ਅਨੇਕੂ। 

ਜਪਹਿ ਜਾਪ ਜੋ, ਪਾਇ ਬਿਬੇਕੂ 

॥੩੩॥ 

ਮੁਝ ਕੋ ਦੀਸਤਿ ਬਿਸ਼ਨੁ ਸਮਾਨਾ। 
ਕਲਾਵਾਨ ਸਭਿ ਸ਼ੁਭ ਗੁਣਖਾਨਾ। 

ਬਿੱਪੂ ਬਚਨ ਸੁਨਿ ਕਰਿ ਤਬ ਕਾਲੂ। 
ਸਦਨਹਿ ਆਯੋ ਰੋਸ ਬਿਸਾਲੂ' ॥੩੪॥ _'ਬੜੇ ਗੁੱਸੇ ਵਿਚ। 
ਤਿਹ ਪਾਛੇ ਸ਼੍ਰੀ ਗੁਰ ਜਗਤੇਸ਼ਾ। 

ਰਹਤਿ ਉਦਾਸ ਦੁਰਾਏ' ਬੇਸਾ। 'ਛੁਪਾਏ। 

ਕੋ ਕੋ “ਕਲਾਵਾਨ” ਕਰਿ ਕਹਿਈ। 

ਜੋ __ਸਤਿਸੰਗੀ ਮਾਨਵ _ ਅਹਿਈ! 'ਹਨ। 
॥੩੫॥ 

ਨਰ ਮਤਿ ਮੰਦ ਨ ਲਖਿ ਸੁਖਕੰਦਾ। 

ਨਹਿ ਜਾਨਹਿਂ ਇਹ ਰੁਪ ਮੁਕੰਦਾ'। 'ਪਾਠਾਂਤ੍ਰ ਹੈ-ਨਹਿ ਜਾਨਹਿ ਸੁਖ ਰੂਪ ਅਨੰਦਾ। 
ਵਹਿਰ ਨਗਰ ਤੇ ਬਿਟਪ' ਜੁ ਦੂਰਾ। /ਬ੍ਰਿੱਛ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਾਸੁਰ ਬੈਸਹਿਂ ਤਹਿ ਜਗ _ਮੂਰਾ” 
॥੨੬॥ 

ਕਾਲ ਬਿਤਾਵਹਿ” ਰਹਿਤਿ ਇਕਾਕੀ?। 
ਬੋਲਣ ਮਿਲਨ ਨ ਲੇ: ਸੁਧ ਕਾਕੀ'। 
ਏਕ ਦਿਵਸ ਪਾਦਪ ਦਲ' ਸੁੰਦਰ। 
ਸਘਨ _ਛਾਉ” ਬੈਠੇ ਗੁਨ ਮੰਦਰਾਂ 
॥੩੭॥ 

ਜਬ ਦਿਨ ਕੇ ਜੁਗ ਜਾਮ' ਬਿਤਾਏ। 
ਦੁਖ ਮੋਚਨ'ਦ ਲੋਚਨ ਅਲਸਾਏ। 
ਸੁੰਦਰ ਬਸਤ੍ਰ ਬਿਛਾਇ ਬਿਛੌਨਾ'। 
ਪੌਢੇ! ਪੁਨ ਅਨਕੰਪਾ ਭੌਨਾ” ॥੩੮॥ 
ਦੋਇ ਮਹੂਰਤ/ ਜਬਹਿ ਬਿਤਾਵਾ। 

ਚਲਿ ਬੁਲਾਰ ਤਿਹ ਮਾਰਗ! ਆਵਾ। 
ਪੇਖਿ ਅਚੰਭੋ ਮਨ ਬਿਸਮਾਨਾ। 

ਸ਼ੋਰ ਬਿਹੀਨ ਭਯੋ ਠਹਿਰਾਨਾ!' ॥ ੩੯ ॥ 
ਨਿਜ ਸੰਗੀ ਸੋ ਬਚਨ ਅਲਾਵਾ। 
“ਦੇਖਹੁ ਅਚਰਜ ਏਹੁ ਸੁਹਾਵਾ। 

ਸੁੰਦਰ ਸੁਖਮੰਦਰ ਸੁਤ! ਕਾਲੂ। 

ਸੋਯੋ _ਅਜ਼ਮਤ! _ ਜਾਸ _ ਬਿਸਾਲੂ? 
॥੪੦॥ 

ਢਰਿ ਗਾ ਸਭਿ ਪਾਦਪ' ਪਰਛਾਵਾਂ। 
ਨਹੀਂ ਢਰਯੋ ਜਹਿਂ ਇਨ ਸੁਖ ਪਾਵਾ। 
(ਬਿਰਖ ਛਾਯਾ ਅਸਥਿਰ) 

ਨਿਸ਼ਚੇ ਕਲਾਵਾਨ ਅਵਤਾਰਾ। 

ਰਹਿਤਿ ਦੁਰਾਇ! ਅਪਨਪੌ?' ਸਾਰਾ? 
`'੪੧॥ 


ਪਾਵਕ! ਬੀਚ ਭਸਮ? ਕੇ ਜੈਸੇ। 
ਤੇਜ ਨ ਲਖ੍ਯੋ ਪਰਤਿ! ਹੈ ਕੈਸੇ। 
ਪਰ ਜੇ ਲਖਣਹਾਰ/ ਹੁਇ ਕੋਊ। 
ਤਿਹ ਨਿਕਾਸ! _ਸੀਤਹ ਖ੍ੈ? 
॥੪੨॥ 


ਸੋਊ 


273 





।ਆਦਿ, ਮੂਲ। 


!ਸਮਾਂ ਗੁਜ਼ਰਦੇ ਹਨ। “ਇਕੱਲੇ। 
/ਕਿਸੇ ਦੀ। 

ਬ੍ਰਿੱਛ ਦੇ ਪੱਤਿਆਂ ਦੀ। 

ਭਾਵ ਗੁਰੂ ਜੀ। 


ਦੋ ਪਹਿਰ। 

'ਅੱਖਾਂ। 

'ਬਿਛਾਉਣਾ। 

'ਲੇਟੇ। “ਕਿਰਪਾ ਦੇ ਘਰ। 
'ਚਾਰ ਘੜੀ। 

!ਉਸੇ ਰਸਤੇ। 


ਖੜਾਕ ਤੋ ਰਹਤ ਹੋ ਕੇ ਠਹਿਰ ਗਿਆ। 


'ਪੁੱਤੁ। 
ਕਰਾਮਾਤ। ?ਬੜੀ। 


'ਢਲ ਗਿਆ ਸਭ ਬ੍ਰਿੱਛਾਂ ਦਾ। 


'ਡੁਪਾਇ। “ਆਪਣੇ ਆਪਨੂੰ। “ਸਾਰਾ ਹੀ ਅਰਥਾਤ 
ਆਪਣੀ __ ਅਸਲੀਅਤ। __ 'ਪਾਠਾਂਤੂ-'ਅਪਨ 
ਪੈਸਾਰਾ? ਤੇ “ਅਪਨ ਪਾਸਾਰਾ? ਬੀ ਹੈ। 

!ਅਗਨੀ। “ਸੁਵਾਹ। 

'ਨਹੀਂ ਜਾਣਿਆ ਜਾਂਦਾ। 

'ਜਾਣਨ ਵਾਲਾ। 

'ਕੱਢਕੇ। “ਪਾਲਾ ਹਟਾ ਲੈਂਦਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 274 


ਤਿਉ” ਇਸਕੀ ਸੇਵਾ ਜੋ ਕਰਿਈ। 

ਟਰਿਈ। 

ਆਗੇ ਬਿਧਿ ਇਕ ਅਚਰਜ ਦੇਖੀ। 

॥੪੨॥ 

ਅਸਥਿਰ' ਰਹੀ ਤਰੋਵਰੁ ਛਾਯਾ। 

ਅਚਰਜ ਹੀ ਜੁਗ ਬਾਰਿ ਲਖਾਯਾ' ”॥ 

ਅਸ ਕਹਿ ਬੰਦੇ ਦੋਨੋ ਹਾਥਾ। 

ਬੰਦਨ ਕਿਯ ਧਰਿ ਕੈ ਧਰ _ਮਾਥਾ 

॥੪੪॥ 

ਹਟਯੋ ਦੂਰ ਤੇ ਸ਼ਰਧਾ ਧਾਰੀ। 

ਗਮਨਜਯੋ! ਨਗਰ ਹੋਤਿ ਰਤਿ? ਭਾਰੀ। 'ਚਲਾ ਗਿਆ। 'ਪ੍ਰੀਤ। 

ਸ਼ੁਭ ਬਿਧਿ ਕਰਤਿ ਸੰਕਲਪ ਵਿਕਲਪਾ। 

ਦਿਨ ਪੁਤਿ ਜਿਹ ਕੋ ਹੁਇ ਭੂਮ ਅਲਪਾ! 'ਭਰਮ ਘੱਟ ਰਿਹਾ ਹੈ। 

॥੪੫॥ 

ਸਦਨ ਜਾਇ ਬੈਸਯੋ ਹਰਿਖਾਈ। 

ਕਾਲੂ ਗਾ ਤਬ ਸਹਜਿ ਸੁਭਾਈ। 

ਸਾਦਰ ਤਿਹ ਸੁਭ ਨੌਰ' ਬਿਠਾਯੋ'। /ਅਛੀ ਜਗਾ। 'ਪਾਠਾਂਤੂ-ਆਦਰ ਸੋ, ਸੁਭ ਠੋਰ 
ਬਿਠਾਯੋ। 

ਬਹੁਰ ਪ੍ਰੋਮ ਸੋ ਬਚਨ _ਸੁਨਾਯੋ" 'ਪਾਠਾਂਤੂ-ਅਲਾਯੋ। 

॥੪੬॥ 

“ਭੁਰ ਭਾਗ ਕੋ ਭਾਂਜਨ! ਕਾਲੂ ! ਹੇ ਬੜੇ ਭਾਗਾਂ ਦੇ ਪਾਤ ! 

(ਰਾਇ ਬੁਲਾਰ ਦੀ ਕਾਲੂ ਜੀ ਨੂੰ ਤਾਕੀਦ) 

ਅਸ ਸੁਤ ਜਨਮ ਭਯੋ ਨਿਹਾਲੂ। 

ਤਦਪਿ' ਸੁਭਾਵ ਤੁਮਾਰ ਕਨਠੋਰਾ। 

ਕੌਰਾ ਕਬ ਨ ਬੋਲਿਯੇ ਥੋਰਾ ॥੪੭॥ 

ਤਿਹ ਸਦਕਾ ਕਰਿ ਇਹ ਮਮ ਨਗਰੀ। 

ਪਾਵਨ ਹੋਤਿ! ਬਸਤਿ? ਸੁਖ ਸਗਰੀ। __ 'ਪਵਿੱਤ੍ਰ ਹੁੰਦੀ ਤੇ। “ਵਸ ਰਹੀ ਹੈ। 

ਭੂਲ ਨ ਕੀਜੈ ਕਬਹਿ ਅਨਾਦਰਾਂ। 'ਨਿਰਾਦਰ। 

ਅਸਨ _ਬਸਨ! ਦੀਜੈ ਸੁਖ _ਸਾਦਰ 'ਤੋਜਨ ਤੇ ਬਸਤੂ। 

॥੪੮॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 275 


ਜਾਮਾਂ! ਮੋਹਿ ਤੁਰਕ ਕੌ ਆਹੀ। ਸ਼ਰੀਰ, ਜਨਮ। 

ਭੋਜਨ ਬਨੈ ਨ ਮਮ ਘਰ ਮਾਂਹੀ। 

ਨਤੁ! ਰਾਖੋਂ' ਸਾਦਰ ਨਿਜ” ਸਦਮਾ”'। 'ਨਹੀਂ ਤਾਂ। “ਆਪਣੇ। “ਘਰ ਵਿਚ। 'ਪਾਠਾਂਤ੍ਹ- 
ਸਦਨਾ। 





ਸੁਫਲ ਜਨਮ _ ਸੇਵੇ ਪਦ _ਪਦਮਾ 
॥੪੯॥ 

ਪੋਸ਼ਿਸ਼ ਸੁੰਦਰ ਦਿਉ ਬਨਿਵਾਈ। 

ਲੇ ਜਾਵਹੁ ਕਾਲੂ ! ਪਹਿਰਾਈ। 

ਜੋ ਆਵਹਿ ਤਿਨ ਕਾਜ ਪਦਾਰਥ। 

ਸੋ ਮੈਂ ਗਨਿ ਹੈਂ ਭਯੋ ਸਕਾਰਥਾ 
॥੫੦॥ 

ਸੁਨਿ ਬੁਲਾਰ ਕੀ ਅਸ ਬਿਧਿ ਬਾਨੀ। 
ਸ਼ਰਧਾ ਪ੍ਰੋਮ ਵਿਖੇ ਲਪਟਾਨੀ। 

ਬੋਲਯੋ ਹਾਥ ਜੋਰਿ ਤਯ ਕਾਲੂ। 

ਜਾਂ ਕੋ ਮਾਯਾ ਮੋਹ ਬਿਸਾਲੂ ॥੫੧॥ 
“ਤੁਝ ਕਰੁਨਾ ਕਰਿ ਮੁਝ ਘਰ ਸਰਬਾ। 


ਅਹੈ' ਪਦਾਰਥਿ ਦਿਯ ਬਹੁ ਦਰਬਾ”। 'ਧਨ। 
ਕਿਸੂ ਵਸਤੁ ਕੀ ਕਮੀ ਨ ਮੇਰੇ। 
ਅਧਿਕ _ਧਾਮ''_ਧਨ ਮਾਲ ਘਨੇਰੇ 'ਪਾਠਾਂਤੂ-ਧਾਨ। 


॥੫੨॥ 

ਤਦਪਿ ਵਧਤਿ ਮੁਝ ਨਿਤ ਚਿਤ ਚਿੰਤਾ। 

ਨਿਸ ਦਿਨ ਬੀਤਹਿ ਗਟੀ ਗੁਨੰਤਾ। (ਗਿਣਤੀਆਂ ਗਿਣਦਿਆਂ। 
ਤੁਮ ਨਾਨਕ ਕੀ ਕਰਤਿ ਵਡਾਈ। 

ਮੈ ਨ ਲਖੀ ਤਿਹ ਮਤਿ! ਕਿਹ ਥਾਂਈ 'ਬੁਧਿ। 

॥੫੩॥ 

ਜਿਹ ਕ੍ਰਿਤ ਕੇ ਤਤਪਰ ਥਿਰੁ ਕੀਨਾ!। __'ਖੜਾ ਕੀਤਾ। 

ਕੋ ਨ ਸਵਾਰੀ, ਕੀਨੀ ਹੀਨਾ। ਨੁਕਸਾਨ ਹੀ ਕੀਤੀ। 
ਪੂਰਬ! ਬਹੁ ਘਰ ਵਸਤੁ ਗਵਾਈ। ਪਹਿਲੇ। 

ਅਬ _ਕਿਦਾਰ! ਪਸੁ _ਦੀਨਿ ਚਰਾਈ 'ਖੇਤੀ। 

॥੫੪॥ 

ਜਨਮੇ ਤੇ ਜਬ ਸੁਰਤਿ ਸੰਭਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਨਕ! ਨ ਧਨ ਕੀ ਕ੍ਰਿੱਤਿ ਸਵਾਰੀ। 
ਮਨ ਉਨਮੱਤਿ' ਨ ਕਰਤਿ ਸਨੇਹੂ। 
ਵਹਿਰ ਨਗਰ _ਬੈਸਹਿ ਤਜਿ ਗੇਹੂ!' 
॥੫੫॥ 

ਕਹਿ ਬੁਲਾਰ “ਤੁਵ ਮਤਿ' ਅਨਜਾਨੀ। 
ਤਿਹ ਕੀ ਰੀਤਿ ਨ ਸਕਤਿ ਪਛਾਨੀ'। 
ਧਨ ਤ੍ਰਿਸ਼ਨਾ ਮਹਿਂ ਮਤਿ ਲਪਟਾਨੀ। 
ਗੁਨਨ ਗੂਢ! ਕਿਉ ਸਕੇ ਪਛਾਨੀ” 
॥੫੬॥ 

ਕਹਿਨ ਸੁਨਨਿ ਕਰਿ ਅਸ ਬਿਧਿ ਕਾਲੂ। 
ਚਲਿ ਆਲਯ ਆਯੋ ਤਤਕਾਲੂ। 

ਕਰਨ ਲਗਯੋ ਕਾਰਜ ਨਿਜ ਜੋਊ। 

ਸੁਤ ਗੁਨ! ਪਰਖਨ ਕਰਤਿ ਨ ਕੋਊ 
॥੫੭॥ 


<< 


ਦੁਹਰਾ: 
ਸ਼ੀ ਸਤਿਗੁਰ ਕਰਤਾ ਪੁਰਖ, ਅਸ 


ਬਿਧਿ ਕਰਤਿ ਬਿਲਾਸ। 
ਆਨ ਕੀ ਆਸ ॥੫੮॥ 


276 





'ਥੋੜੀ ਬੀ। 
'ਮਸਤ। 
!ਘਰ ਛੱਡਕੇ। 


ਤੇਰੀ ਬੁਧਿ। 
“ਪਾਠਾਂਤੂ-ਤਿਸਕੀ ਸ਼ਕਤਿ ਨ ਸਕਹਿਂ ਪਛਾਨੀ। 


'ਗੁੱਝੇ ਗੁਣਾਂ ਵਾਲੇ ਨੂੰ। 'ਗੁਨ ਗੂਫਨ ਕਿਉ ਸਕ 
ਪਹਿਚਾਨੀ-ਪਾਠਾਂਤੂ ਹੈ। 


ਇਤਿ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਖੇਤੀ ਬ੍ਰਿਖ ਛਾਯਾ” ਪ੍ਰਸੰਗ ਬਰਨਨੰ 


ਨਾਮ ਦ੍ਰਾਦਸ਼ਮੋ ਅਧਯਾਯ ॥੧੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ ਹਰ 





੧੩. [ਸਾਰਦਾ ਮੰਗਲ। ਵੈਦ ਨੂੰ ਉਪਦੇਸ਼] 


(ਸਰਦ ਰੁਤ ਦਾ ਦ੍ਰਿਸ਼ਟਾਂਤ) ॥ ੨..॥ 

(ਵੈਦ ਹਰਦਾਸ) ॥ ੩੩॥ 

(ਮਿਨ ਦੇ ਰੋਗ) ॥੫੦॥ 
ਦੋਹਰਾ: 
ਬੰਦੋ ਪਦ ਸ਼ੀ ਸਾਰਦਾ ਉਤਪਲ ਦਲ ਦੁਤਿ ਨੈਨ। 
ਉਤਪਲ=ਕਵਲ। ਦਲ=ਪੰਖੜੀ। ਦੁਤਿ=ਸੁੰਦਰਤਾ। 
ਉਰ ਦਾ ਸਰਿਤਾ ਸੁਮਤਿ ਕੀ ਬੀਚੀ ਜਿਹ ਬਰ ਬੈਨ ॥੧॥ 
ਉਰ ਦਾ=ਹਿਰਦੇ ਵਿਚ ਦੇਣ ਵਾਲੀ, ਭਾਵ ਹਿਰਦੇ ਵਿਚ ਜਾਰੀ ਕਰਨ ਵਾਲੀ। ਸਰਿਤਾ=ਨਦੀ। 
ਬੀਚੀ=ਲਹਿਰਾਂ। [ਸੰਸ. ਵੀਚਿ=ਲਹਿਰ।] ਬਰ=ਸ੍ੇਸ਼ਟ। ਬੈਨ=ਬਚਨ, ਵਾਕ ਰਚਨਾ। 
ਅਰਥ: 
ਮੱਥਾ ਟੇਕਦਾ ਹਾਂ ਚਰਨਾਂ ਤੇ ਮੈਂ ਸਰਸੂਤੀ ਜੀ ਦੇ, (ਜਿਸਦੇ) ਨੈਣਾਂ ਦੀ ਸੁੰਦਰਤਾ ਕਮਲਾਂ ਦੀਆਂ 
ਪੰਖੜੀਆਂ (ਵਰਗੀ) ਹੈ। 
(ਅਤੇ ਜੋ) ਹਿਰਦੇ (ਰੂਪ ਥਲ ਵਿਚ) ਸ੍ਰੇਸ਼ਟ ਬੁੱਧੀ ਦੀ ਨਦੀ (ਦਾ ਪ੍ਰਵਾਹ) ਜਾਰੀ ਕਰ ਦੇਣ 
ਵਾਲੀ ਹੈ (ਜਿਸ ਨਦੀ ਵਿਚ ਕਿ ਫਿਰ) ਉੱਤਮ ਵਾਕਾਂ ਦੀਆਂ ਲਹਿਰਾਂ (ਲਹਿਰਾਉੱਦੀਆਂ 
ਹਨ)। 
ਭਾਵ: 
ਕਵਿ ਜੀ ਹੁਣ ਮੁੜ ਸ਼ਾਰਦਾ ਦਾ ਮੰਗਲ ਕਰਦੇ ਹਨ, ਜੋ ਖਯਾਲ ਉਹ ਅਧਯਾਯ ੧ ਦੇ ਛੰਦ ੨ 
ਵਿਚ ਅਤੇ ਦੂਜੇ ਅਧਯਾਯ ਦੇ ਛੰਦ ੧ ਵਿਚ ਲਿਖ ਆਏ ਹਨ, ਓਹੋ ਭਾਵ ਪਿਛਲੇ ਅਧਯਾਯ ਦੇ 
ਮੰਗਲ ਤੇ ਏਸ ਵਿਚ ਹੈ। ਸ਼ਾਰਦਾ ਨੂੰ ਯਾਦ ਕਰਦੇ ਹਨ, ਉਸਨੂੰ ੧ ਤੇਜਮਈ ਬਲਵਾਨ ਦੱਸਦੇ 
ਹਨ। ਫੇਰ ੨ ਵਰਦਾਤੀ, ਜਗਤ ਸੰਵਾਰਨ ਵਾਲੀ ਦੱਸਦੇ ਹਨ ਅਤੇ ਕਵਲਾਂ ਵਰਗੀ ਸੁਹਣੀ ਤੇ 
ਬੁਧੀ ਦਾਨ ਕਰਨ ਵਾਲੀ ਵਰਣਨ ਕਰਦੇ ਹਨ। ਪਹਿਲੇ ਛੰਦ ਵਿਚ ਦੋ ਇਸ਼ਾਰੇ ਸਾਰਦਾ ਵਾਲੇ 
ਗੁਣਾਂ ਦੇ ਹਨ, ਇਕ-ਸ਼੍ਰੀ-ਪਦ, ਤੇ ਦੂਸਰੇ (ਸ਼ਲੇਖ) ਪਦ ਪਏ ਹਨ:- “ਪਦ ਬੰਦਨਾ” ਚਰਨਾਂ 
ਤੇ ਮੇਰੀ ਨਮਸਕਾਰ ਹੋਵੇ, ਤੇ ਉਸਤਤੀ ਵਾਕ ਹਨ “ਕਾਵਜ ਰਚਨ ਹਾਰੀ। ? 
ਪਰ ਇਸ ਛੰਦ ਵਿਚ ਨਿਰੀ ਉਪਮਾਂ ਜਮਾਲ ਵਾਲੀ ਹੈ। ਵਿਸ਼ੇਸ਼ ਸਮਝਣ ਲਈ ਉਪਰ ਕਹੇ 
ਦੋਏ ਛੰਦ ਮੁੜ ਕੇ ਪੜ੍ਹ ਲੈਣੇ ਚਾਹੀਏ। ਕਵਿ ਜੀ ਦਾ ਏਹ ਆਵਾਹਨ ਕਵਿ ਸੰਕੇਤਕ ਹੈ। 
ਅਪਣਾ ਵਿਸ਼ਵਾਸ਼, ਕਾਵਜ ਰਚਨਾ ਤੇ ਇਸ ਗ੍ਰੰਥ ਰਚਨ ਵਿਚ ਵੀ ਆਪ ਅਧਯਾਯ ਚੌਦਾਂ ਦੇ 
ਛੰਦ ੧. ੨. ੩. ਵਿਚ ਦੱਸਦੇ ਹਨ। ਅਧਯਾਯ ਪੰਝੀਵੇ' ਦੇ ਮੰਗਲ ਵਿਚ ਕਵਿ ਜੀ ਉਮਾ ਰਮਾ 
ਤੇ ਸਰਸੂਤੀ ਇਕੋ ਰੂਪ ਵਰਣਨ ਕਰਦੇ ਹਨ। 
ਏਸ ਛੰਦ ਵਿਚ ਇਕ ਗੱਲ ਦੱਸੀ ਹੈ ਕਿ ਹਿਰਦੇ ਵਿਚ ਸੁਮਤੀ ਦੀ ਨਦੀ ਚਲਾ ਦੇਣੇ ਵਾਲੀ ਹੈ 
ਸ਼ਾਰਦਾ, ਇਸ ਨਦੀ ਵਿਚ ਫਿਰ ਵਾਕ ਰਚਨਾ ਤੇ ਤੁੰਗ ਲਹਿਰੇ ਲੈਂਦੇ ਹਨ। ਇਸ ਉਪਮਾਂ ਦੇਣ 
ਵਿਚ ਕਵਿ ਜੀ ਸਰਸੂਤੀ ਪਦ ਦੇ ਅਸਲੇ ਵਲ ਇਸ਼ਾਰਾ ਕਰਦੇ ਹਨ। ਸਰਸੂਤੀ ਅਸਲ ਵਿਚ 
ਨਦੀ ਦਾ ਨਾਮ ਹੈ, ਜਿਸਦੇ ਕਿਨਾਰੇ ਵੇਦਕ ਰਿਸ਼ੀਆਂ ਦੀ ਵਿੱਦਵਤਾ ਨੇ ਤੁੱਕੀ ਕੀਤੀ। ਯੱਗਾਂ ਦਾ 
ਰਿਵਾਜ ਤਰੱਕੀ ਪਾ ਗਿਆ ਤੇ ਸਰਸੂਤੀ ਨਦੀ, ਨਦੀ ਦੀ ਥਾਵੇਂ ਇਕ ਨਦੀ ਦਾ ਦੇਵਤਾ ਮੰਨੀ 
ਗਈ, ਫੇਰ ਯਗਾਂ ਤੇ ਫੇਰ ਵਿਦਯਾ ਦੀ ਦੇਵੀ ਮੰਨੀ ਗਈ। ਸਰਸ੍ਹਤੀ ਨੂੰ “ਨਦੀ ਜਾਰੀ ਕਰਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


278 





ਵਾਲੀ? ਕਹਿਣਾ ਕਵੀ ਜੀ ਦੇ ਉਪਰ ਦੱਸੇ ਕਟਾਖਯ ਵਲ ਇਸ਼ਾਰਾ ਹੈ। (ਦੇਖੋ ਅਧਯਾਯ ੧ ਅੰਕ 


੨ ਦਾ ਭਾਵ) 


ਅਗੇ ਹੁਣ ਫੇਰ ਗੁਰ ਨਾਨਕ ਦੇਵ ਜੀ ਤੋ ਲੈ ਦਸਾਂ ਹੀ ਸਤਿਗੁਰਾਂ ਦਾ ਮੰਗਲ ਹਰ ਅਧਯਾਯ ਦੇ 
ਅਰੰਭ ਵਿਚ ਵਾਰੀ ਵਾਰੀ ਇਕ ਇਕ ਕਰਕੇ ਕਥਨ ਕਰਨਗੇ। 


ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਪਾਵਸ' ਕਰਤਿ ਬਿਲਾਸ ਬਿਤਾਈ। 
(ਸਰਦ ਰੁਤ ਦਾ ਦ੍ਰਿਸ਼ਟਾਂਤ) 

ਬਹੁਰ ਨਵੀਨ ਅਪਰ' ਰਿਤੁ ਆਈ। 
ਸੁੰਦਰ ਸ਼ਰਦ ਸਾਰਦਾ ਮਾਨੋ'। 


ਬਦਨ ਚੰਦੂਮਾ ਬਿਮਲ ਪਛਾਨੋ ॥੨॥ 
ਅੰਬਰ ਬਰ ਨੀਲਾਂਬਰ ਲੀਨਾ'। 


ਜਾਂ ਕੇ ਸ਼ੁਭਤਿ ਪਯੋਧਰ”' ਪੀਨਾ। 


ਉਡਗਨ! ਭੂਖਨ ਜਰੇ ਜਰਾਊ। 
ਲਲਿਤ ਮਰਾਲੋ ਪਾਵਨ ਪਾਊ? ॥੩॥ 


ਮਿਰਿਦੁਲ' ਕਮਲ ਕਰ? ਜਿਹ ਦੁਤਿ 


ਸਦਾ ਬਧਾਵਤਿ ਸੀਤਲ ਸੁਮਤੀ ॥੪॥ 
ਘਰ ਘਰ ਪਿਤਰ ਪਰਾਹੁਨ ਆਏ। 
ਪੰਥੀ! ਪੁਰਿ ਨਿਜ ਪੰਥ? ਸਿਧਾਏ। 
ਪੂਜ ਪਾਇਤਾ ਚੰਡਿ ਗਨੇਸ਼ਾ!। 


ਰਿਪੁ' ਦੇਸ਼ਨ ਪਰ ਚਢੇ ਨਰੇਸ਼ਾ2 ॥੫॥ 
ਭਏ ਸੇਤ' ਜਲਮੁਘ? ਜਲ ਹੀਨਾ। 

ਜਿਉ ਤਨ ਬਿਤੀ ਬੈਸ ਬਲੁ ਛੀਨਾ। 
ਨਾਸੇ ਅਲਪ ਜੰਤੁ ਜੇ ਰਾਸੀ। 

ਜਨੁ ਗਯਾਨੀ ਬਾਸ਼ਨਾ ਬਿਨਾਸ਼ੀ ॥੬॥ 
ਦਹਰਾ : 

ਸੁੰਦਰ ਸੁਖ ਮੰਦਰ ਪ੍ਰਭੂ, ਆਨੰਦ ਸਦਾ 


'ਬਰਖਾ ਰੁੱਤ-ਸਾਵਨ ਭਾਦ੍'। 


"ਅਵਰ -ਪਾਠਾਂਤੂ ਹੈ। 
'ਸ਼ਰਦ ਰੁਤ ਸਾਰਦਾ ਵਾਂਡੂ। ਸ਼ਰਦ ਰੁੱਤ-ਅੱਸੂ 
ਕੱਤਕ। 


ਅਕਾਸ਼ ਹੀ ਮਾਨੋ” ਸ਼ਾਰਦਾ ਨੇ ਨੀਲਾ ਕਪੜਾ 
ਓੜ੍ਹਿਆ ਹੈ। 

'ਬੱਦਲ। "ਪਯੋਧਰ ਸ਼ਲੇਖ ਹੈ, ਪਯੋਧਰ ਬੱਦਲ 
ਹੀ ਜਿਸਦੇ ਪਯੋਧਰ ਸਥਨ ਹਨ ਕਠੋਰ। 

/ਤਾਰੇ। 

ਸੁੰਦਰ ਹੰਸ। “ਪਵਿੱਤਰ ਪੈਰ। 

'ਕੋਮਲ। ?ਹਥ। “ਬਹੁਤ। 


'ਚਾਂਦਨੀ। 
'ਘੱਟ ਕਰਦੀ ਹੈ। “ਤਪਤ ਵਰਗੀ ਖੋਟੀ ਬੁੱਧੀ। 


'ਮੁਸਾਫਰ। ?“ਰਸਤੇ। 

/ਪੂਜਕੇ ਚੰਡੀ ਤੇ ਗਣੇਸ਼ ਨੂੰ ਪੈਂਤੜਾ (ਬਾਹਰ ਧਰ 
ਕੇ) (ਅ) ਪੂਜਕੇ ਦੁਸਹਿਰੇ ਚੰਡੀ ਤੇ ਗਣੇਸ਼ ਨੂੰ। 
'ਵੈਰੀ ਦੇ। “ਰਾਜੇ ਚੜ੍ਹੇ। 

'ਚਿੱਟੇ। “ਝਰਨੇ। (ਅ) ਜਲਮੁਚ ਬੱਦਲ। 


ਛੋਟੇ। “ਸਾਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 279 





ਮੁਕੰਦ। 

ਅੰਤਰ ਮੁਖ ਬ੍ਰਿਤਿ ਸਰਦ ਮੈਂ, ਕੀਨੀ 'ਜਗਤ ਦੇ ਬੰਦਨ ਜੋਗ ਨੇ। 
ਬਹੁ ਜਗਬੰਦ' ॥ ੭॥ 

ਚੌਪਈ: 

ਤਿਹ ਪਾਛੇ ਬੇਦੀ ਕੁਲ ਕੇਤਾ। 

ਪੌਢੇ ਰਹਹਿਂ ਇਕਾਂਤਿ ਨਿਕੇਤਾ। 

ਸੰਤ ਸੁਮਤਿ ਜਿਹ ਸੁਨਹਿਂੰ ਬਿਲੋਕਹਿਂ। 
ਤਹਿ ਜਾਵਹਿਂ ਕਬ ਕਬ ਤਜ ਓਕਹਿੰ! 
॥੮॥ 

ਕਰਤਿ ਸਦਾ ਸੰਤਨ ਕੀ ਸੰਗਤਿ। 

ਨਹਿੰ ਬੈਠੈਂ ਅਗਸਾਤਨ' ਪੰਗਤਿ। 
ਨਿਰੰਕਾਰ ਕੀ ਕੀਰਤਿ ਗਾਥਾ। 

ਕਹਹਿਂ ਸੁਨਹਿਂ ਤਿਨ ਸੋ ਹਿਤ ਸਾਥਾ 
॥੯॥ 

ਰੀਤਿ ਬਿਰਕਤਨ' ਕੀ ਚਿਤ ਧਾਰੀ। 
ਤਜੇ ਜੰਜਾਰ ਜੁ ਹੁਤੇ ਸੰਸਾਰੀ। 


ਬੈਸ, ਗੋਤ, ਧਨ, ਜਾਤਿ, ਸਮਾਨਾ। 
ਬਚਨ ਸੁਨਨਿ ਕੀ ਜਿਨ ਰੁਚਿ' ਨਾਨਾ 


॥੧੦॥ 

ਬੈਸਹਿਂ ਪਾਸ ਆਨ ਕਰਿ ਸੋਊ। 
ਬਾਲਪਨੇ ਮਹਿ ਖੇਲਤਿ ਜੋਊ। 
ਉਦਾਸੀਨ ਤਿਨ ਸੋ ਤਬ ਐਸੇ। 

ਬਿਨਾ ਚਿਨਾਰੀ' ਮਿਲ ਹੈ' ਜੈਸੇ ॥੧੧॥ _'ਪਛਾਣ। 
ਅਸ ਬਿਧਿ ਦੇਖਿ ਮਾਤ ਮਨ ਚਿੰਤਾ। 

ਗਈ ਨਿਕਟਿ ਜਹਿਂ ਹੁਤੇ ਇਕੰਤਾ। ।ਇਕੱਲੇ। 
ਦਸ਼ਾ' ਦੇਖਿ ਸੁਤ ਕੀ ਬਿਸਮਾਨੀ”। 'ਹਾਲਤ। “ਹੈਰਾਨ ਹੋਈ। 
ਬੋਲੀ ਮਹਾਂ ਪ੍ਰੀਤਿ ਮੈ' ਬਾਨੀ ॥੧੨॥ 

“ਸੁਨਹੁ ਤਾਤ' ! ਚਿਤ ਬਾਤ ਬਿਚਾਰੋ। _'ਹੇ ਪੱਤ ! 
ਨਿਜ ਕਾਰਜ ਕੀਜੈ ਨਿਰਧਾਰੋ”। 'ਸੋਚ ਸਮਝਕੇ। 
ਤੁਝ ਕਿਉ ਬਨੈ ਫਕੀਰਨ ਸੰਗਾ। 

ਗ੍ਰਿਹਸਤ ਕਾਜ ਕਰਿਯੇ ਸਉਮੰਗਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 280 





॥੧੩॥ 

ਕ੍ਰਿਖੀ ਕਰਨ ਕੀ ਜੇ ਨਹਿ ਪੁੀਤੀ। 

ਬਨਜਹੁ ਬਨਜ ਸਿਖਹੁ ਅਸ ਰੀਤੀ। 

ਕਰਹੁ ਕਾਰ ਕੋ ਹੋਇ ਸੁਚੇਤਾ। 

ਖਰਚ __ ਸੰਭਾਰਹੁ _ ਅਪਨ _ ਨਿਕੇਤਾ 

॥੧੪॥ 

ਕਰਿ ਉਪਾਇ ਜਬ ਦਰਬ ਉਪਾਵਹੁ'। 

ਭਲਿ ਬਿਧਿ ਸੰਚਹੁ!' ਨਿਜ ਘਰਿ 

ਲਯਾਵਹੁ। 

ਕੋ ਖੱਤਰੀ ਤਬ ਕਰਹਿ ਨਿਹਾਰੂ'। 

ਲਖਹਿ _ ਕਮਾਊ _ਸਹਿ' _ ਪਰਵਾਰੂ 

॥੧੫॥ 

ਨਿਜ ਤਨਿਯਾ' ਤੁਝ ਦੇਯ ਬਿਵਾਹੀ। 

ਸੁਜਸੁ ਹੋਇ ਸਭਿ ਲੋਕਨ ਮਾਂਹੀ। 

ਅਬ ਕਾਜਨਿ' ਤੇ ਲਖਹਿੰ” ਉਦਾਸੂ। 

ਮਿਲ ਕਰਿ ਮਨੁਜ' ਕਰਹਿ ਉਪਹਾਸੂ” 

॥੧੬॥ 

ਕਹਹਿਂ' -ਨਿਲਾਯਕ ਤਿਨ ਕੋ ਤਾਤਾ। 

ਕਛੂ ਨ ਕ੍ਰਿੱਤਿ ਕਰਨ ਦੀ ਗਯਾਤਾ!-। __'ਸਮਝ। 

ਲਖਹਿਂ' -ਦਾਰਿਦੀ' ਕੋ ਮਤਿ ਹੀਨਾ?-। _ 'ਦਲਿੰਦਰੀ। “ਬੁੱਧੀ ਹੀਨ। 

ਕੋ _ਭਾਖਹਿ -ਇਹ ਬਲ ਤੇ ਛੀਨਾ- 

॥੧੭॥ 

ਬੱਜੂ ਸਮਾਨ ਬਚਨ ਉਪਹਾਸੂ। 

ਕਹਹਿਂ ਸ਼ਰੀਕ ਈਰਖਾ ਜਾਸੂ। 

ਹਮ ਉਰ ਜਰੇ ਜਾਇੰ ਸੋ ਕੈਸੇ? /ਕਿਵੇ' ਸਹਾਰੇ ਜਾਣ। 

ਦੁਖਹਿਂ ਬਬਦਰਿ _ਢਿਗ _ਰੰਭਾ ਜੈਸੇ! 'ਜਿਵੇਂ' ਬੇਰੀ ਪਾਸ ਕੇਲਾ ਦੁਖਦਾ ਹੈ। 

॥੧੮॥ 

ਸੰਗਤਿ ਤਜਹੁ ਫਕੀਰਨ ਕੇਰੀ। 

ਪੰਕਤਿ ਬੈਸਹੁ ਗਯਾਤਿਨਿ' ਹੇਰੀ। 'ਸਨਬੰਧੀਆਂ ਦੀ। 

ਜਿਉ” ਨਿਜ ਨਿਜ ਕਰਿਹੀਂ ਸੋ ਕਾਜਾ। _ 'ਆਪੋ ਆਪਣਾ। 

ਤਿਉ ਤੁਮ ਕਰਹੁ, ਤਾਤ ਲਖਿ ਲਾਜਾ!” 'ਹੇ ਪੁਤੁ ! ਲੌਜ ਨੂੰ ਸਮਝ। (ਅ) ਪਿਤਾ ਦੀ ਲਾਜ 
ਸਮਝ ਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੧੮॥ 

ਸੁਨੇ ਸਭੈ ਬਚ! ਜੇ ਕਹਿ ਮਾਤਾ। 
ਚਿੱਤ ਨ ਲਗੀਆ ਕੋਊ ਬਾਤਾ। 

ਪੁਨਿ ਪੜ ਰਹੇ! ਪਾਇ ਮੁਖਿ ਬਸਨਾਂ”। 
ਤੂਸ਼ਨ! ਭਏ ਸੁ ਬੋਲੇ ਕਸ ਨਾ? 
॥੨੦॥ 

ਪਰਾ ਭਗਤਿ ਮਹਿ ਭਗਤ ਦਸ਼ਾ ਸੀ”। 
ਤਸ ਬਿਧਿ ਕੀਨੀ ਸ੍ਰੀ ਸੁਖ ਰਾਸੀ। 
ਰੈਨ ਦਿਵਸ! ਪਰ ਰਹੈ” ਨਿਕੇਤਾ। 
ਬਿਚਰ! ਨ ਬੋਲਹਿ ਕਬਹਿ ਸੁਚੇਤਾ 
॥੨੧॥ 

ਭੇ ਉਨਮੱਤਿ! ਨਿਮਗਨ ਅਨੰਦਾ। 
ਸਰੁਜ ਲਖਹਿਂ' ਨਰ ਤਨ ਸੁਖਕੰਦਾ'। 


ਖਾਨ ਪਾਨ ਨਹਿ ਰੁਚਿ ਸੋ ਕਰਿਹੀਂ। 
ਸ਼ਾਂਤਿ ਬ੍ਰਿੱਤਿ" ਮੁਖ ਤੂਸ਼ਨ' ਧਰਿਹੀਂ 
॥੨੨॥ 


ਮਾਤ ਆਨ ਬਹੁ ਕਰਿ ਕਰਿ ਹੇਤੂ। 
ਅਸਨ! ਖੁਵਾਵਹਿ ਮਧੁਰ ਸਮੇਤੂ”। 
“ਦੁਰਬਲ ਭਾ ਤਵ ਤਾਤ ! ਸਰੀਰਾ”। 
ਕਿਉ” ਨ ਕਹਹੁ ਨਿਜ ਰੁਜ' ਕੀ ਪੀਰਾ 
॥੨੩॥ 

ਆਨਨ ਪੀਤ', ਅਚੰਚਲ ਅੰਗਾ। 
ਬਿਗਸ! ਨ ਬੋਲਹੁ ਸੰਗ ਉਮੰਗਾ। 

ਨਿਜ ਸੰਗੀ ਕੇ ਸੰਗਮ ਮਾਂਹੀ'। 

ਮਿਲਿ ਕੈ ਬਿਚਰਤਿ ਕਿਉ ਤੁਮ ਨਾਂਹੀ? 
॥੨੪॥ 

ਬਾਸੁਰ ਨਿਸਾ ਇਕਾਂਤ ਨਿਕੇਤੂ। 

ਪਰੇ ਰਹਹੁ, ਕਿਉ” ਕਰਤਿ ਨ ਹੇਤੂ ? 
ਰੁਚਿ ਸੋ ਅਸਨ ਕਰਤਿ ਨਹਿ ਖਾਨਾ। 


281 





'ਬਚਨ। 


ਪੈ ਰਹੇ। ਘੰਹ ਉੱਤੇ ਕਪੜਾ ਪਾ ਕੇ। 
'ਚੁੱਪ। ਕੁਛ ਭੀ ਨਾ। (ਅ) ਕਿਸੇ ਨਾਲ ਬੀ ਨਾਂ। 


!ਪਰਾਭਗਤੀ ਵਿਚ ਭਗਤ ਦੀ ਹਾਲਤ ਵਰਗੀ। 


ਰਾਤ ਦਿਨ। 
'ਫਿਰਦੇ। 


'ਹੋਏ ਹਨ ਮਸਤ। 
'ਰੋਗ ਸਹਤ (ਬੀਮਾਰ) ਲਗਦੇ ਹਨ ਲੋਕੀ 
ਸੁਖਕੰਦ ਦੇ ਸਰੀਰ ਨੂੰ। 


'ਚੁੱਪ। 'ਪਾਠਾਂਤੂ-ਸੰਤ ਬੁੱਤ। "ਮਾਤਾ ਆਪਣੇ 
ਉਸ ਸਮੇ ਦੇ ਮਤਿ ਅਨੁਸਾਰ ਦੇਵਤੇ ਮਨਾਉੱਦੀ 
ਹੈ, ਗੁਰੂ ਜੀ ਦਾ ਸਤ ਅਜੇ ਪਰਵਿਰਤਿਆ ਨਹੀਂ 
ਸੀ। 


'ਭੋਜਨ। “ਮਿੱਠੇ ਸਮੇਤ। 
'ਲਿਸਾ ਹੋਇਆ ਹੈ। “ਹੇ ਪੁਤੁ ਤੇਰਾ ਸਰੀਰ। 
'ਰੋਗ। 


ਮੂੰਹ ਪੀਲਾ ਹੋ ਗਿਆ ਹੈ। 
/ਹੱਸਕੇ। 
'ਮੇਲੀਆਂ ਦੇ ਮੇਲ ਵਿਚ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 282 


ਕਿਧੌ ਉਦਰ ਰੁਜ! ਕੋ __ਬਲਵਾਨਾ” 'ਪੇਟ ਦਾ ਰੋਗ। 
॥੨੫॥ 

ਮੁਹਰਮੁਹੁ' ਜਨਨੀ: ਇਵ ਭਾਖੀ। 'ਘੜੀ ਮੁੜੀ। ਆਤਾ। 
ਸੁਤ ਉਪਚਾਰ ਕਰਨ ਅਭਿਲਾਖੀ”। 'ਇਲਾਜ। ਇੱਛਾ ਕੀਤੀ। 
ਮਨ ਹੀ ਮਨਹਿ ਮਨਾਵ ਮਹੇਸ਼ਾ। 

ਪੂਜ ਚੰਡਿਕਾ ਬਹੁਰ ਗਨੇਸ਼ਾ ॥੨੬॥ 

-ਸੁਤ ਸ਼ਰੀਰ ਕੋ ਕਰਹੁ ਅਰੋਗਾ। 

ਦੇਉ' ਉਪਾਇਨ! ਜਸ” ਜਿਸ ਜੋਗਾ। __'ਭੇਟਾ। “ਜੈਸੀ। 'ਲਾਇਕ। 
ਬੰਦਹਿ ਕਰ ਧਰ ਪਰ ਧਰਿ ਸਿਰ ਕੋ!। _ 'ਜਮੀਨ ਪੁਰ ਰਖ ਕੇ ਸਿਰ। 
ਨਮੋ ਕਰਹਿ ਸੁ ਲਖਮੀ ਬਰ ਕੋ! 'ਮਾਯਾ ਪਤੀ, ਈਸ਼ਰ ਨੂੰ। 
॥੨੭॥ 

ਸੁਤ ਕਰ ਗਹਿ ਕਰਿ ਬਹੁਰੋ ਬੋਲੀ। 'ਹੱਥ ਫੜ ਕੇ। 
“ਕਹਹੁ ਆਪਨੀ ਪੀਰਾ ਖੋਲੀ। 

ਤਿਸ ਪਰ ਮੈ ਕਰਿਵਾਉ” ਇਲਾਜਾ। 

ਬੈਦ ਬੁਲਾਇ ਬਿਲਮ ਬਿਨ! ਆਜਾ? 

॥੨੮॥ 

ਮਸ਼ਟ' ਕਰੀ ਬੇਦੀ ਕੁਲ ਨਾਥਾ। 

ਉਤਰ ਨ ਦੇ' ਕੋ ਜਨਨੀ ਸਾਥਾ। 

ਸੁਧਿ ਲੇਵਨ ਆਵਹਿ ਸਭਿ ਗਯਾਤੀ। 

ਜਿਨ ਕੋ ਨਹਿ ਅਸ ਰੀਤਿ ਸੁਹਾਤੀ 

॥੨੯॥ 

ਭੋਜਨ ਖਾਤਿ ਨ ਪੀਵਤਿ ਨੀਰੂ। 

ਹੇਰਤਿ ਬੇਦੀ ਭਏ ਅਧੀਰੂ। 

ਭੂਰ ਬਿਸੂਰਤਿ' ਸਭਿ ਪਰਵਾਰੂ। 'ਝੂਰਦਾ ਹੈ। 

ਰੁਜ ਨ ਪਾਇ ਨਹਿ ਕਰਿ' ਉਪਚਾਰੁ? 'ਰੋਗ। “ਇਲਾਜ, ਦਵਾ। 'ਪਾਠਾਂਤੂ-ਹੋਇ-, - 


'੩੦॥ ਵੀ 

ਕਾਲੂ ਸੋਂ ਬੋਲੇ ਮਿਲਿ ਸੋਊ। 

“ਤਵ ਤਨੁਜਹਿ' ਕੋ ਦੁਖ ਹੈ ਕੋਊ। ਪੁੱਤ ਨੂੰ। 
ਤੂੰ ਨਿਚਿੰਤ ਫਿਰ ਹੈ ਕਹੁ ਕੈਸੇ ? 

ਇਕ ਸੁਤ, ਬਹੁਰ ਰੁਜੀ' ਭਾ ਐਸੇ 'ਰੋਗੀ। 

॥੩੧॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬੈਦ ਬੁਲਾਇ ਇਲਾਜ ਕਰੀਜੈ। 

ਦਰਬ ਲੋਭ ਨਹਿ ਰਿਦੈ ਧਰੀਜੈ। 

ਜੇ ਤਵ ਤਾਤ ਅਰੋਗ ਜਿਵੰਤੂ'। 

ਇਹ ਤੇ ਅਧਿਕ ਹੋਇ ਧਨਵੰਤੂ' 

੩੨॥ 

ਸੁਤ ਸਨੇਹ ਕੋ ਮਨ ਤੇ ਤਯਾਗੀ। 

ਦਰਬ ਵਿਖੈ ਕਿਉ” ਭਾ ਅਨੁਰਾਗੀ?? 

ਤਰਕ! ਸੁਨਤਿ ਗਯਾਤਿਨਿ ਕੀ? ਕਾਲੂ। _ 'ਬੋਲੀ। “ਸਨਬੰਧੀਆਂ ਦੀ। 
ਹੁਤੋ ਅਨੁਜ!' ਢਿਗ ਤਿਹਛਿਨ ਲਾਲੂ 'ਛੋਟਾ ਭਰਾ। 

॥੩੩॥ 

ਬੈਦ ਬੁਲਾਵਨ ਹੇਤ ਪਠਾਯਾ। 

ਲਾਲੂ ਤਿਹ ਘਰ ਜਾਇ ਬੁਲਾਯਾ। 

ਨਾਮ ਜਾਸ “ਹਰਿਦਾਸ” ਹੁਲਾਸੀ। 

(ਵੈਦ ਹਰਦਾਸ) 

ਜਗੇ ਭਾਗ ਗਾ! _ਢਿਗ _ਸੁਖਰਾਸੀ 

॥੩੪॥ 

ਤਨ ਪਰ ਬਸਨ ਲਏ ਸੁਖਦਾਈ ॥ 

ਜਹਿਂ ਪੌਢੇ, ਆਯੋ ਤਿਹ ਥਾਂਈ। 

ਕਾਲੂ ਕਹੈ, “ਸੁ ਬੈਦੰ ! ਸੁਨੀਏ। 

ਕਰ ਬਿਲੋਕ' ਇਹ ਰੁਜ ਕੋ ਗੁਨੀਏ? 'ਹੱਥ ਵੇਖ ਕੇ। “ਰੋਗ ਪਛਾਣੋ। 
੩੫॥ 

ਨਿਸ ਦਿਨ ਪਰਯੋ ਰਹੈ ਸਹਿ ਆਲਸਾ। _ 'ਸੁਸਤੀ ਨਾਲ। 

ਖਾਨ ਪਾਨ ਕੀ ਕਰੈ ਨ ਲਾਲਸਾਂ। ਇੱਛਾ। 

ਪੀਤ ਬਦਨ! ਤਨ ਖੀਨ” ਕੁਢਾਰਾ। ਪੀਲਾ ਮੁਖ। “ਸ਼ਰੀਰ ਲਿੱਸਾ। 
ਬੇਦਨ! ਪਾਇ” ਕਰਹੁ _ਉਪਚਾਰਾ?” 'ਬੀਮਾਰੀ। “ਲੈਭਕੇ। ਇਲਾਜ, ਦਵਾ। 
॥੨੬॥ 

ਸੁਨਿ ਕਰਿ ਬਚਨ ਬੈਦ ਬੁਧਿਵੰਤਾ। 

ਬੈਠਯੋ ਨਿਕਟ ਤਬਹਿ ਜਗ ਕੰਤਾ। 

ਆਨਨ ਪਰ ਤੇ ਬਸਨ ਉਘਾਰਾ'। 'ਕਪੜਾ ਲਾਹ ਦਿੱਤਾ। 
ਹੇਰਤਿ _ਧਮਨੀ! ਕਰ ਕਰ ਧਾਰਾ? 'ਨਾੜੀ। “ਹੱਥ ਵਿਚ ਹੱਥ ਫੜ ਕੇ। 
॥੩੭॥ 





283 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 284 





ਬੈਦ ਬਦਨ ਦੁਖ ਕਦਨ' ਸੁ ਦੇਖਾ। ਦੁਖਨਾਸ਼ ਕਰਨ ਵਾਲੇ ਨੇ। 

ਜਿਸ ਕੋ ਮਨੁ ਅਨੁਕੰਪਾ ਬਿਸ਼ੇਖਾ?। /ਕਿਰਪਾ। “ਬਹੁਤ। 

ਕਰ ਤੇ ਕਰਖ ਲਯੋ! ਨਿਜ ਕਰ ਕੋ। 'ਖਿੱਚ ਲਿਆ। 

ਉਠ ਬੈਠੇ ਦੇਵਨ ਮਤਿ ਬਰ ਕੋ! 'ਸਰੇਸ਼ਟ ਮਤ ਦੇਣ ਵਾਸਤੇ। 

॥੩੮॥ 

ਬਚ ਬੋਲੇ ਉਤਪਲ ਦਲ' ਲੋਚਨ। 'ਕਵਲਪੱਤ੍ਰ ਵਤ ਅੱਖਾਂ ਵਾਲੇ (ਗੁਰੂ ਜੀ)। 

ਸੁਖਦ! ਅਚਲ ਭਵ ਬੰਧ ਬਿਮੋਚਨ”। __'ਸੁਖਦਾਤੇ। “ਸੰਸਾਰ ਬੰਧਨ ਤੋ ਮੁਕਤ ਕਰਨ 
ਵਾਲੇ। 

“ਗਹਹੁ ਹਾਥ ਕੇ ਸਾਥ ਸੁ ਹਾਥਾ'। ।ਆਪਣੇ ਹੱਥ ਨਾਲ (ਮੇਰਾ) ਹੱਥ ਫੜਕੇ। 

ਕਯਾ ਤੁਮ ਜੀਉ, ਕਹਹੁ _ਨਿਜ 'ਕਥਾ। 

ਗਾਥਾ!?` ॥੩੯॥ 

ਸੁਨਿ ਕਰਿ ਭੇਖਕ' ਬਚਨ ਉਚਾਰੇ। ਵੈਦ ਨੇ। 

“ਹੋਂ ਹੇਰੋ` ਜੋ ਰੋਗ ਤੁਮਾਰੇ। 

ਪਿੱਤਾਂ, ਵਾਇ?, ਕਫਾ:, ਸ੍ਰੋਣਤ“ ਚਾਰੂ। _'ਸੁਫਰਾ। “ਵਾਈ। “ਬਲਗਮ। “ਲਹੂ। 

ਇਨ ਤੇ ਤਨ ਮਹਿ ਹੋਤਿ ਵਿਕਾਰੂ! 'ਵਿਗਾੜ। 

॥੪੦॥ 

ਜਿਹ ਕੋ ਮੈ ਵਿਕਾਰ ਅਬ ਹੇਰੋਂ'। /ਚਹੁਵਾਂ ਵਿਚੋਂ) ਜਿਸ ਦਾ ਵਿਕਾਰ। 

ਤਿਹ ਪਰ ਕਰਿ ਉਪਚਾਰ! ਨਿਬੇਰੌਂ2। __'ਦਵਾ। “ਦੂਰ ਕਰਾਂਗਾ। 

ਪਥ' ਕੋ ਰਾਖ ਔਖਧੀ ਖਾਵਹੁ। /ਪਰਹੇਜ਼। 

ਹੁਇ ਅਰੋਗ ਤਨ ਤੇ ਸੁਖ ਪਾਵਹੁ 

॥੪੧॥ 

ਅਸਨ ਖਾਨ ਕੀ ਰੁਚਿ ਉਪਜੈ ਹੈ। 

ਨਿਰਬਲ ਦੇਹਿ ਬਲੀ ਪੁਨ ਹੂ ਹੈ। ' 

ਬੈਦ ਬਚਨ ਸੁਨਿ ਪੰਕਜ ਬਦਨਾ। 

ਤਿਹ ਪੁਤਿ ਬੋਲੇ ਸਭਿ ਸੁਖ ਸਦਨਾ 

॥੪੨॥ 


ਸ਼ੀ ਮੁਖਵਾਕ ॥ 
ਸਲੋਕ ਮ੧ ੧ ॥ 
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ ॥ 
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥੧॥ 
| 
ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਐਸਾ ਦਾਰੂ ਲੋੜਿ ਲਹੁ ਜਿਤੁ ਵੰਵੈ ਰੋਗਾ ਘਾਣਿ ॥ 
ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥ 
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥੨॥ 
ਚੌਪਈ: /ਪਹਿਲੇ ਦਾ। 
ਲਾਗਯੋ ਆਦਿ' ਕੋ ਹਉਮੈ ਰੋਗੂ। 
ਜਿਹ ਤੇ ਮਹਾਂ ਦੁਖੀ ਸਭਿ ਲੋਗੂ। 
ਜਗ ਮਹਿ ਜਨਮ ਮਰਨ ਕੋ ਕਾਰਨ!। __ 'ਸਥੱਬ। 
ਕਿਹ ਉਪਚਾਰ! ਨ ਹੋਤਿ ਨਿਵਾਰਨ? "ਕਿਸੇ (ਬੀ) ਦਵਾਈ ਨਾਲ। “ਦੂਰ। 
॥੪੨॥ 
ਅਪਨ ਆਪ ਕੋ ਹੇਰਹੁ ਆਮੀ'। /ਰੋਗੀ। 
ਕਰਹੁ ਅਵਰ ਕੌ ਕੈਸ ਅਨਾਮੀ। 'ਅਰੋਗ। 
ਜਿਸ ਭੇਖਜ' ਤੇ ਹਉਮੈ ਜਾਈ। 'ਦਵਾ। 
ਅਬਚਲ! ਸੁਖ ਵਸਿ ਹੈ ਤਨ ਆਈ 'ਅਬਿਨਾਸ਼ੀ। 


॥੪੪॥ 
ਸੋ ਉਪਚਾਰ ਕਰੇ ਜੇ ਕੋਊ। 
ਨਿਜ ਰੁਜ ਖੋਇ ਬੈਦ ਭਲ ਸੋਊ। 


ਜਨਮ ਮਰਨ ਤੇ ਮੁਕਤਾ ਹੋਈ। 

ਬਹੁਰ ਨ ਰੋਗ ਬਿਆਪੈ ਕੋਈ ॥੪੫॥ 

ਰੁਜ ਪਰਖਨ, ਪੁਨ ਤਿਨ ਕੋ ਹਰਨੇ!। __'ਦੂਰ ਕਰਨਾ। 
ਸੁਨਯੋ ਚਹਿਤਿ ਹੋ ਮਨ ਦਿਢ ਕਰਨੇ!। __'ਮਨ ਟਿਕਾ ਕੇ। 
ਤੌ ਉਚਰਹੁ', ਨਿਜ ਹਿਰਦੇ ਚਾਹੁ'। ਜੇ ਤੇਰੇ ਹਿਰਦੇ ਚਾਹ ਹੈ ਤਾਂ ਉਚਾਰਾਂ। 
ਸਭੈ ਕਹੋ' ਮੈ' ਤੁਮਰੇ ਪਾਹੂ ` ॥੪੬॥ 

ਅਸ ਬਿਧਿ ਸੁਨੇ ਬੈਦ ਬਚ ਜਬ ਹੀ। 

ਬਿਸਮੈ ਹੋਇ ਵਿਚਾਰਤਿ ਤਬ ਹੀ। 

-ਕੋ ਕੋ ਨਰ ਇਹ ਨੁਤਹਿ' ਉਚਾਰੀ। 

ਸੁਨਤਿ ਹੁਤੋ ਅਬ ਨੈਨ _ਨਿਹਾਰੀ 

॥੪੭॥ 

ਕਲਵਾਨ ਇਹ ਸਤਿ ਅਵਤਾਰਾ। 

ਬੂਝ ਲੇਉਂ ਮੈ' ਹੁਇ ਨਿਸਤਾਰਾ-। 

ਅਸ ਵਿਚਾਰ ਕਰਿ ਬੈਦ ਸਿਆਨਾ। 

ਬੰਦ ਹਾਥ ਦੋ ਬਚਨ ਬਖਾਨਾ ॥੪੮॥ 

“ਤੁਮਰੇ ਬਚਨ ਸੁਨਨਿ ਅਭਿਲਾਖਾ। 


285 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਵਧੀ ਮੋਹਿ ਮਨ ਜਿਉ ਤਰੁ” ਸ਼ਾਖਾ?। 
ਕਰੁਨਾ ਕਰਿ ਜੋ ਸਭਿ ਬਿਰਤਾਂਤਾ। 
ਕਹਹੁ ਆਪ ਜਿਉਂ ਮੁਝ ਹੁਇ ਸ਼ਾਂਤਾ'' 
॥੪੯॥ 

ਕਮਲ ਬਦਨ ਕਰੁਨਾ ਗੁਨ ਮੰਦਿਰ। 
ਬੋਲੇ ਬਚਨ ਮ੍ਰਿਦੁਲ ਬਰ ਸੁੰਦਰ। 

“ਤਨ ਹਉਮੈ ਮਮਤਾ ਜੁ ਘਨੇਰੀ। 
ਮਿਨ ਦੇ ਰੋਗ) 

ਸਭਿ _ਬਯਾਧਨਿ! ਕੀ ਮੂਲ” ਵਡੇਰੀ 
॥੫੦॥ 

ਆਤਮ ਤਨ ਤੇ ਲਖੀਐ ਨਯਾਰੋ। 
ਚੇਤਨ ਜੜ੍ਹ ਨੀਕੇ ਨਿਰਧਾਰੋ”। 
ਨਿਰਵਿਕਾਰ ਪੁਨ ਜਾਣਿ ਅਸੰਗਾ। 
ਭੁਮ ਭੰਗਹੁ! ਤਬ ਹੈ ਇਹ ਭੰਗਾ 


॥੫੧॥ 
ਪਰਗੁਨ' ਪਰਧਨ” ਪਰਨ” ਪੁਸੰਸਾ"। 


ਜਰੈ ਨ ਇਹੁ', ਜੁਰ” ਲਖੋ” ਨਿਸੰਸਾ“। 


ਸਭਿ ਜੀਵਨ ਸੋ' ਮੈਤ੍ਰੀ' ਕਰਨੀ। 

ਤਿਹ ਕੋ! ਇਹ ਔਖਧਿ ਬਰ ਹਰਨੀ? 
॥੫੨॥ 

ਜਿਉ ਮਿੱਤ੍ਰਿਨ ਸੁਖ ਲਖਿ ਕਰਿ 
ਸੁਖੀਆ। 

ਤੈਸੀ ਬ੍ਰਿੱਤਿ ਸਭਿਨਿ ਸੋਂ ਰਖੀਆ। 
ਨਿਜ ਗੁਣ, ਧਨ, ਨਿਜ ਜਸ 
ਬਿਸਤੀਰਨ। 

ਕਰਤਿ ਮਾਨ, ਇਹ ਹੈ ਵਡਜੀਰਨਾ! 
॥੫੩॥ 

ਲਖਿ ਕਰਿ ਸਭਿ ਹਰਿ ਕੀ ਵਡਿਆਈ। 
ਰਿਦੇ ਗਰੀਬੀ ਚੂਰਨ ਖਾਈ। 

ਹਰਿ ਸਿਮਰਨ ਰੁਚਿ ਸੋ ਲਿਵਲਾਗੀ। 


286 





ਦਰਖਤ ਦੀ। “ਟਾਹਣੀ। 


'ਸ਼ਾਂਤੀ। 


ਰੋਗਾਂ ਦੀ। 'ਜੜ੍ਹ। 


ਜਾਣੋ” ਵੱਖਰਾ। 

'ਜੜ੍ਹ ਚੇਤਨ ਦਾ ਚੰਗੀ ਤਰ੍ਹਾਂ ਨਿਰਣਾਂ ਕਰੋ। 
!ਨਿਰਾਲਾ। 

ਨਾਸ਼ ਕਰੋ। 


ਪਰਾਏ ਗੁਣ। “ਪਰਾਇਆ ਧਨ। “ਪਰਾਇਆਂ 
ਦੀ। “ਸਿਫਤ। 

ਗਇਹ ਨਾ ਸਹਿ ਸਕਣਾ। _“ਤਾਪ। “ਜਾਣੋ'। 
“ਨਿਰਸੰਸੇ। 

'ਮਿੱਤੂਤਾ। 

/ਉਸ (ਤਾਪ) ਨੂੰ। “ਦੂਰ ਕਰਨ ਲਈ ਚੰਗੀ ਦਵਾ 
ਹੈ। 


ਆਪਣੇ ਗੁਣ। 


'ਬੜਾ ਪੁਰਾਣਾ ਰੋਗ (ਅ) ਅਜੀਰਣ ਅਣਪਾਚਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 287 


ਲਖਹਿ ਅਰੁਜ! ਇਹ ਭੂਖ ਸੁ ਜਾਗੀ _'ਅਰੋਗ। 
॥੫੪॥ 
ਬਿਸ਼ੈ ਬਾਸ਼ਨਾ ਤ੍ਰਿਸ਼ਨਾ ਖਾਂਸੀ। 
ਦਿਨ ਪੁਤਿ ਬਰਧਤਿ ਕਬ ਨ ਬਿਨਾਸ਼ੀ। 
ਮਿੱਥਜਾ ਸਭਿਹਿ ਪਦਾਰਥ ਜਾਨੀ। 
ਇਹ ਚਟਨੀ ਤਿਹ _ਕਰਿਹੀ ਹਾਨੀ 
॥੫੫॥ 
ਕਾਮ ਕ੍ਰੋਧ ਅਰੁ ਮੋਹ ਤ੍ਰਿਦੋਖੂ'। ਵਾਯ, ਪਿਤ, ਕਫ ਤਿੰਨਾਂ ਦਾ ਦੁਖ-ਸੰਨ੍ਹ। 
1 'ਸੋਝੀ। 'ਸੁਕਾ ਦਿੱਤੀ ਹੈ। 
ਮਾਰੇ ਹੋਏ ਤਾਂਬੇ ਦੀ ਪੁੜੀ ਹੈ। 





॥੫੬॥ 

ਬਮਨ' ਰੋਗ ਕਰਿਹੀ ਪਰ ਨਿੰਦਾ?”। ਉਲਟੀ ਦਾ ਰੋਗ ਹੈ। “ਪਰਾਈ ਨਿੰਦਾ ਕਰਨੀ। 
ਹਟਹਿ, ਲਖਹਿ ਸਭਿ ਤੇ ਨਿਜ ਮੰਦਾ!। _ 'ਦੂਰ ਹੋ ਜਾਏਗਾ ਜੇ ਆਪ ਨੂੰ ਮੰਦਾ ਜਾਣੇ। 
ਅਸ ਬਿਧਿ ਕੇ ਰੁਜ ਸੋਂ ਮਨ ਪੂਰਨ। 

ਮਿਟਹਿ ਸੇਵ ਗੁਰ ਪਦ ਰਜ! ਜ਼ੁਰਨ” 'ਧੁੜੀ। 


॥੫੭॥ 

ਕਮਲ ਬਦਨ ਤੇ ਬਚਨ ਸੁਨੇ ਜਬ। 

ਬੈਦ ਬਿਚੱਛਨ' ਨਿੰਮ੍ਰਿ ਭਯੋ ਤਬ। 

ਨਿਜ ਮਨ ਕੋ ਮੁਨਸਬ' ਹੁਇ ਤਬ ਹੀ। 

ਕਹੇ ਜਿ ਰੁਜਾ ਲਖਿ ਲੀਨੇ ਸਭਿ ਹੀ 

॥੫੮॥ 

ਕਰ ਬਿਬ'' ਬੰਦਤਿ? ਬਿਨੈ ਬੁਖਾਨੀ। 

“ਹੋਂ ਹੇਰਯੋ ਹੈ ਕਰਿ ਅਨਜਾਨੀ। 

ਜਸ ਇੱਛਾ ਕਰੀਏ ਤਸ ਲੀਲ੍ਹਾ। 

ਮਹਾਂਪੁਰਖ ਤੁਮ ਗੁਨੀ ਗਹੀਲਾ ॥੫੯॥ 

ਤੁਮਰੇ ਬਚਨਨ ਮੋਹਿ ਅਬਿੱਦਯਾ। 

ਬਾਨ! ਲੌਛ? ਜਿਉ” ਕੀਨੀ ਭਿੱਦਯਾ। 'ਤੀਰ। ?ਨਿਸ਼ਾਨਾ। 'ਵਿੰਨ੍ਹ ਦਿੱਤੀ। 
ਆਮੀ' ਹੋਵਨ ਬਹੁਰ ਅਨਾਮੀ?। /ਰੋਗੀ। “ਅਰੋਗੀ। 

ਲਖਿ! ਲਿਯ? ਗਤਿ” ਸਭਿ ਹੁਇ ਤਵ 'ਜਾਣ। “ਲੀਤੀ ਹੈ। “ਹਾਲਤ। “ਆਪ ਦੀ ਸ਼ਰਣ 
ਸਾਮੀ" ॥੬੦॥ ਹੋ ਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 288 





ਅਬ ਮੁਝ ਪਰ ਇਹ ਕਰੁਨਾ ਕਰੀਏ। 

ਮਨ ਕੋ ਰੋਗ ਸਗਲ ਪਰਿਹਰੀਏ। ” 

ਸ਼ੀ ਗੁਰ ਕਹਯੋ “ਕਰੋ ਸਤਿਸੰਗਾ। 

ਦਿਨ _ਥੋਰਨ ਮੈ ਹੋਵਹਿ ਭੰਗਾ”? 

॥੬੧॥ 

ਮਨਿ ਸੁਖ ਪਾਇ ਕਰੀ ਪਦ ਬੰਦਨ। 

ਮਹਿਮਾ ਜਾਨੀ ਕੁਮਤਿ ਨਿਕੰਦਨਾਂ। /ਖੋਟੀ ਬੁੱਧ ਦੇ ਨਾਸ਼ ਕਰਨ ਵਾਲੇ ਗੁਰੂ ਜੀ ਦੀ। 
ਗਯੋ ਸਦਨ ਸੇਵਯੋ ਸਤਿਸੰਗਾ। 

ਮੋਖ ਉਚਿਤ! ਭਾ ਉਰ ਭੂਮ ਭੰਗਾ? 'ਲਾਇਕ। ”ਨਾਸ਼ ਹੋ ਗਿਆ। 
॥੬੨॥ 

ਦੋਹਰਾ: ।ਕੀਤਾ। 


ਅਸ ਬਿਧਿ ਬੈਦ ਉਧਾਰ ਕਰਿ ਸ਼ੀ 


& 


ਗੁਰ ਕਰੁਨਾ ਖਾਨ। 

ਸਦਾ ਬਦਨ ਤੇ ਨਾਮਜਪ ਧਰਹੁ ਰਿਦੇ 

ਨਿਤ ਧਯਾਨ ॥੬੩॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਬੈਦ ਪ੍ਰਸੰਗ” ਬਰਨਨੰ ਨਾਮ ਤ੍ਰਯੋਦਸ਼ਮੋ 


ਅਧਯਾਯ ।॥੧੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 289 





੧੪. [ਗੁਰ ਨਾਨਕ ਮੰਗਲ। ਖਰਾ ਸੌਦਾ ਕਰਨ ਜਾਣਾ।] 


(ਹੇਮੰਤ-ਹਿਮਕਰ ਰੁਤ ਦ੍ਰਿਸ਼ਟਾਂਤ) ॥ ੭..॥ 
(ਸੰਤਾਂ ਦਾ ਆਸ਼ੁਮ - ਤਪ ਦ੍ਰਿਸ਼) ॥੪੩..॥ 
(ਸੰਤਰੇਣ) ॥੪੮, ੬੮॥ 
(ਸੰਤਾਂ ਹਿਤ ਖ੍ੀਦੀ ਸਾਮਗ੍ਰੀ ਦੀ ਵੇਰਵਾ) ॥ ੭੫..॥ 

ਦੋਹਰਾ: 
ਸ਼ੀ ਨਾਨਕ ਸੁਖ ਸਿੰਧੁ ਕੋ, ਹਾਥ ਜੋਰਿ ਪਰਨਾਮ। 
ਸਿੰਧੁ=ਸਮੁੰਦਰ। [ਸੰਸ. ਸਿੰਧ] ਪਰਨਾਮ=ਨਮਸਕਾਰ। 
ਜਿਸ ਕਰੁਨਾ ਤੇ ਵਡ ਅਘੀ ਪਾਵਹਿਂ ਗਤਿ ਬਿਸਰਾਮ ॥੧॥ 
ਅਘੀ=ਪਾਪੀ। [ਸੰਸ. ਅਘ=ਪਾਪ] ਗਤਿ=ਮੁਕਤੀ। ਬਿਸਰਾਮ=ਆਰਾਮ, ਟਿਕਾਉ। [ਸੰਸ. ਵਿਸ਼ੁਮ] 
ਅਰਥ: 
ਸੁਖਾਂ ਦੇ ਸਮੁੰਦਰ ਸ਼੍ਰੀ (ਗੁਰੂ) ਨਾਨਕ (ਦੇਵ ਜੀ) ਨੂੰ ਮੇਰੀ ਹੱਥ ਜੋੜ ਕੇ ਨਮਸਕਾਰ ਹੈ, ਜਿਨ੍ਹਾਂ 
ਦੀ ਕ੍ਰਿਪਾ ਨਾਲ ਵਡੇ ਪਾਪੀ (ਜੀਉੱਦਿਆਂ ਆਤਮ) ਆਰਾਮ (ਪਾਉਂਦੇ ਹਨ ਅਤੇ ਮਰਕੇ) 
ਮੁਕਤੀ ਪਾਪਤ ਕਰਦੇ ਹਨ। 
ਭਾਵ: 
ਹੁਣ ਫੇਰ ਦਸਾਂ ਸਤਿਗੁਰਾਂ ਦੀ ਆਰਾਧਨਾ ਰੂਪ ਨਮਸਕਾਰਤਾਮਿਕ ਮੰਗਲ ਕਰਦੇ ਹਨ। ਪਹਿਲਾਂ 
ਸ਼ੀ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕਰਦੇ ਹਨ, ਜਿਨ੍ਹਾਂ ਦੀ ਮੇਹਰ ਨਾਲ ਪਾਪੀਆਂ ਦੇ 
ਪਾਪ ਖੀਣ ਹੋ. ਜਾਂਦੇ ਹਨ, ਜਿਸ ਦਾ ਫਲ ਇਹ ਹੁੰਦਾ ਹੈ ਕਿ ਉਹ “ਲੋਕ ਸੁਖੀ ਪਰਲੋਕ 


<< 


ਸੁਹੇਲੇ” ਹੋ ਜਾਂਦੇ ਹਨ। 
[ਸਤਿਗੁਰ ਮਿਹਰ ਦਾ ਭਰੋਸਾ ਤੇ ਫਲ] 
ਚੌਪਈ: 
ਤਿਹ ਕਰੁਨਾ ਕੀ ਹਮਰੇ ਟੇਕੂ। 
ਟੇਕੂ=ਟੇਕ, ਆਸਰਾ, ਓਟ। ਸੁਮਤਿ=ਸੁਸ਼ਟ ਬੁੱਧੀ। 
ਸੁਮਤਿ ਨ ਉਕਤਿ ਨ ਮੁਝ ਉਰ ਏਕੂ। 
ਉਕਤਿ=ਜੁਗਤ, _ਦਲੀਲ, _ਬਾਦਲੀਲ ਲਿਖਣ _ਦੀ _ਜਾਚ। _[ਸੰਸ. ਉਕ੍ਹਿ=ਬਾਣੀ, _ਬਚਨ।] 
ਕੀਰਾ=ਕੰਗਾਲ; ਹੋਛੀ। 
ਰੁਚਿ ਉਚੀ ਮਨ ਕੀ ਮਤਿ ਕੀਰਾ। 
ਮਿਲੈ ਨ ਕੌਡੀ ਚਾਹਉ” ਹੀਰਾ ॥੨॥ 
ਜਿਉ ਜਿਉ” ਮਤਿ ਦੇ ਮੁਝਹਿ ਬੁਲਾਈਂ। 
ਤਿਉ ਤਿਉ ਲਿਖੋ ਕਥਾ ਸੁਖਦਾਈ। 
ਸ਼ਕਤਿ ਨਹੀਂ ਇਕ ਪਦ ਰਚਨਾਂ ਕੀ। 
ਗੁੰਥ ਕਰਨ ਇਹ ਕਰੁਨਾ ਤਾਂ ਕੀ ॥੩॥ 
ਅਰਥ : 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 290 


(ਉਪਰ ਕਹੀ) ਉਸ ਮੇਹਰ ਦਾ ਸਾਨੂੰ ਆਸਰਾ ਹੈ, (ਉੱਵ ਆਪਣੇ ਆਪ ਵਿਚ) ਮੇਰੇ ਦਿਲ 
ਵਿਚ ਨਾ ਸੁਸ਼ਟ ਬੁੱਧੀ ਹੈ ਨਾ ਬਾਦਲੀਲ ਲਿਖਣ ਦੀ ਜਾਚ ਇਕ (ਗੱਲ ਭੀ ਨਹੀਂ)। ਮਨ ਦੀ 
(ਆਪਣੀ) ਮਤਿ ਤਾਂ ਹੋਛੀ ਹੈ ਤੇ ਰੁਚੀ (ਬੜੀ) ਉੱਚੀ ਹੈ, (ਜਿਵੇਂ) ਮੰਗ ਤਾਂ ਰਿਹਾ ਹਾਂ ਹੀਰਾ, 
ਪਰ (ਹੱਕ) ਪ੍ਰਾਪਤ ਕਉਡੀ (ਦਾ) ਭੀ ਨਹੀਂ। 

ਪੁਸ਼ਨ: ਫਿਰ ਲਿਖ ਕਿਵੇਂ, ਰਹੇ ਹੋ ? 

ਉਤ: ਜਿਵੇਂ ਜਿਵੇਂ (ਸ਼ੀ ਗੁਰੂ ਨਾਨਕ ਦੇਵ ਜੀ) ਬੁੱਧੀ ਦੇ ਕੇ ਮੈਨੂੰ ਬੁਲਾਉਂਦੇ ਹਨ, ਤਿਵੇਂ 
ਤਿਵੇਂ ਮੈ (ਉਨ੍ਹਾਂ ਦੀ) ਸੁਖ ਦੇਣਹਾਰੀ ਕਥਾ ਲਿਖ ਰਿਹਾ ਹਾਂ, (ਮੇਰੇ ਵਿਚ ਆਪਣੀ) ਸ਼ਕਤੀ 
ਇਕ ਪਦ ਰਚਨ ਦੀ ਵੀ ਨਹੀਂ ਹੈ, ਗ੍ਰੰਥ ਜੋ ਰਚ ਰਿਹਾ ਹਾਂ ਇਹ ਉਨ੍ਹਾਂ ਦੀ ਹੀ ਮੇਹਰ ਹੈ 
॥੩॥ 

ਭਾਵ: ਇਸ ਛੰਦ ਵਿਚ ਕਵਿ ਜੀ ਨੇ ਆਪਣੇ ਛੰਦ ਰਚਨ ਵਿਚ “ਸਤਿਗੁਰਾਂ ਦੀ ਮੇਹਰ ਤੇ 
ਉਨ੍ਹਾਂ ਤੋਂ ਪ੍ਰਾਪਤ ਬਲ ਨੂੰ” ਆਪਣੇ ਲਿਖਣ ਦਾ ਕਾਰਨ ਦੱਸਿਆ ਹੈ। ਜਿਸ ਗੱਲ ਲਈ ਸ਼ਾਰਦਾ 
ਨੂੰ ਯਾਦ ਕਰਿਆ ਕਰਦੇ ਹਨ ਏਥੇ ਸਪਸ਼ਟ ਹੋ ਗਿਆ ਕਿ ਉਹ ਕਵਿ ਕੁਲ ਮਰਯਾਦਾ ਦਾ 
ਨਿਰਬਾਹ ਕਰਦੇ ਹਨ ਤੇ ਉਹਨਾਂ ਦੀ ਆਪਣੀ ਭਾਵਨਾ ਕਵਿਤਾ ਵਿਚ ਸਹਾਇਤਾ ਦੀ ਸਤਿਗੁਰ 
ਨਾਨਕ ਦੇਵ ਜੀ-ਆਪਣੇ ਇਸ਼ਟ ਦੇਵ-ਪਰ ਹੈ, ਜਿਸ ਦਾ ਏਥੇ ਇਕਰਾਰ ਕਰਦੇ ਹਨ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਸ਼ੀ ਅੰਗਦ ! ਸੁਨੀਏ ਕਹਿ ਬਾਲਾ। 

ਸ਼ੀ ਸਤਿਗੁਰ ਕੀ ਕਥਾ ਰਸਾਲਾ'। 

ਕੋਇਕ ਦਿਨ ਪਰਿ ਰਹੇ ਨਿਕੇਤੂ'। 

ਬਿਚਰਹਿੰ ਨਹਿੰ! ਬੇਦੀ ਕੁਲ ਕੇਤੂ 

॥੪ || 

ਕਬਹਿ ਕਰਹਿ ਕਾਲੂ ਪਰਤੀਤੂ'। 

ਬਚਨ ਸੁਨਤਿ ਬਿਸਮੈ ਹੁਇ ਚੀਤੂ। 

ਬਹੁਰ ਦੇਇ ਮਾਯਾ ਭਰਮਾਈ। 

ਰਿਦੈ ਕੁਤਰਕ ਅਨੇਕ ਉਠਾਈ ॥੫॥ 

“ਬਚਨ ਕਹਿਨ ਮੈ ਇਹ ਗੁਣ ਸਾਲੀ। _ 'ਗੁਣਾਂ ਦਾ ਘਰ ਹੈ। 

ਧਨ ਖਟਨੇ ਕੀ ਜਾਨਿ ਨ ਚਾਲੀ'। 'ਰੀਤੀ। 

ਸੁਨਿ ਸੁਨਿ ਬਚ! ਨਰ ਕਰਹਿਂ ਵਡਾਈ। _ 'ਬਚਨ। 

ਧਨ ਹਾਨੀ ਇਹ ਭੇਦ ਨ ਪਾਈ” ॥੬॥ 

ਪੁਨ ਰਿਤੁ ਪਰਵਿਰਤੀ ਹੇਮੰਤਾ। 'ਸਿਆਲੇ ਦੀ ਰੁਤ-ਮੱਘਰ ਪੋਹ। 
(ਹੇਮੰਤ-ਹਿਮਕਰ ਰੁਤ ਦ੍ਰਿਸ਼ਟਾਂਤ) 

ਤਿਹ ਮਹਿ ਸੁਨਹੁ ਜੁ ਭਾ ਵਰਤੰਤਾ। 

ਤਾਲਨ' ਬਾਰਜ ਬਨੀ?” ਬਿਨਾਸ਼ੀ। 'ਤਲਾਵਾਂ ਤੋਂ। “ਕਵਲਾਂ ਦੀ ਬਗੀਚੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 291 


ਜਿਉਂ ਕੁਸੰਗ ਨਾਸਹਿ ਜਸੁ _ਰਾਸੀ'ਂ_'ਪਾਠਾਂਤੁ-ਸੁਖਰਾਸੀ। 
॥੭॥ 

ਨਿਕਟ ਅਗਨਿ ਕੇ ਰਹਹਿ ਮਹਾਨਾ। 

ਜਿਉ ਨ੍ਰਿਪ ਸੇਵਹਿ ਜੇ ਮਤਿਵਾਨਾ!। __'ਜੋ ਬੁੱਧੀਵਾਨ ਹੈਨ। 
ਮੰਦ! ਤੇਜ ਸੂਰਜ ਕਾ ਵਯੋ। ਮਮੱਧਮ। 

ਜ੍ਯੋਂ` ਭੂਪਤਿ ਹੁਇ ਆਲਸ ਕਿਯੋ! 'ਜਿਵੇ' ਕਿਸੇ ਰਾਜੇ ਨੇ ਆਲਸ ਕੀਤਾ ਹੋਵੇ। 
॥੮॥ 

ਨਰ ਨਾਰਿਨਿ ਕੋ ਸੀਤ ਕੰਪਾਵਤਿ। 

ਮ੍ਰਿਗ ਬਨਬਾਸੀ ਤਿਨਹਿਂ ਦੁਖਾਵਤਿ। 

ਕਾਹੁਂ ਸਮੇ' ਨ੍ਿਪ ਹੁਇ ਬਿਨ ਜੋਰਾ। 

ਜਿਉ ਦੁਖ ਦੇਹਿੰ ਪੁਜਾ ਕੋ ਚੋਰਾ 

॥੯॥ 

ਨਿਸ' ਦੀਰਘ? ਮਹਿ ਲੇਤਿ ਨਿਹਾਲੀ?। _ 'ਰਾਤ। “ਲੈਮੀ। 'ਰਜਾਈ। 
ਸੋਵਹਿਂ ਸੀਤ ਬਿਦਾਰਿ! ਸੁਖਾਲੀ। /ਪਾਲਾ ਦੂਰ ਕਰਕੇ। 
ਜਿਉ” ਸਤਿਗੁਰ ਕੀ ਲੇ ਪਗ ਧੂਰੀ। 

॥੧੦॥ 

ਆਤਪ!' ਖਰੀ ਸੁਹਾਇ ਸਰੀਰਾ। 'ਧੁੱਪ। 

ਜਿਉ ਸਤਿਸੰਗ ਤਿਜਨ ਮਤਿ ਧੀਰਾ!। _ 'ਜਿਵੇਂ ਬੁੱਧੀਮਾਨਾਂ ਦੀ ਸਤਿਸੰਗਤਿ ਜਨਾਂ ਨੂੰ। 
ਸੀਤਲ ਬਹਿਹੀ ਨੀਰ! ਸਮੀਰਾ”। /ਪਾਨੀ। “ਹਵਾ। 

ਜੋ ਰੰਕਨ' ਕੋ ਕਰਤਿ ਅਧੀਰਾ ॥੧੧॥ _'ਕੰਗਾਲਾਂ ਨੂੰ। 

ਜਿਉ” ਬਿਨ ਸਤਿਗੁਰ ਤੇ ਰਖਵਾਰਾ। 
ਜਗਯਾਸੀ ਕੋ ਕਰਤਿ ਬਿਕਾਰਾ। 

ਅਸ ਹਿੰਮਤ ਰਿਤੁ ਮਹਿਂ ਜਗ ਕੰਤਾ। 

ਪਰੇ ਰਹਹਿ' ਸੁਖਦਾਨੀ ਸੰਤਾ ॥੧੨॥ 

ਕਿਸ ਸਿਉ” ਮਿਲਹਿਂ ਨ ਬੋਲਹਿ ਬਾਨੀ। 

ਰਹਹਿ ਇਕਾਂਕੀ' ਗੁਨ ਗਨ ਖਾਨੀ”। 

ਅਸ ਬਿਧਿ ਸੋ ਜੁਗ ਮਾਸ ਬਿਤਾਏ। 

ਫਿਰਨ ਲਗੇ ਪੁਨ ਸਹਿਜ ਸੁਭਾਏ 

॥੧੩॥ 

ਰੁਚਿ ਸੋ ਖਾਨ ਪਾਨ ਕੋ ਕਰਿਹੀਂ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮਾਤ ਬਿਲੋਕ ਹਰਖ ਉਰ ਧਰਿਹੀ। 
ਜਾਨਤਿ ਭਈ ਅਨਾਮੰ' ਤਨ ਕੋ। 

ਦੀਨੋ ਦਾਨ ਦਿਜਨ!” ਸਭਿਹਿਨਿ' ਕੋ 
॥੧੪॥ 

ਸੁੱਦਰ ਬਸਤੁ ' ਨਵੀਨ ਬਨਾਏ। 

ਸੁਤ ਕੋ ਯੂਤਿ' ਦੁਲਾਰ? ਪਹਿਰਾਏ। 
ਬਦਨ ਸਦਨ ਛਬਿ' ਪੁਨ ਦੇਖੀ। 
ਵਡਭਾਗਣ _ਲਖਿ _ਆਪ _ ਬਿਸ਼ੇਖੀ 
॥੧੫॥ 
ਗਯਾਤਿਨਿ! ਕੀ ਪੰਗਤਿ ਜਗ ਮੂਲਾ”। 
ਬੈਸਹਿੰ, ਭੇ ਕਾਲੂ ਅਨਕੂਲਾ। 

ਲੌਕਿਕ ਰੀਤਿ ਮਿਲਨ ਪੁਨ ਬੋਲਨ। 
ਕਰਿਹੀਂ ਸਭਿ ਬਿਧਿ ਪੁਰਿ ਮਹਿ 
ਡੋਲਨ! ॥੧੬॥ 

ਸੁੰਦਰ ਸ਼ੋਭਤਿ ਬੈਸ” ਕਿਸ਼ੋਰਾ”। 


ਗਿਰਾ ਮਿਿਦੁਲ' ਮਧਰੀ? ਚਿਤ ਚੋਰਾ”। 
ਲਲਿਤ! ਬਿਲੋਚਨ? ਦਲ” ਉਤਪਲ“ 
ਸੇ”। 

ਤਾਰੇ! ਸ਼ਜਾਮ? ਗੰਡਕੀ”' ਸਿਲ ਸੇ“ 
॥੧੭॥ 


<< 


ਸਰਠਾ: 
ਬਨੀ ਸੁ ਭ੍ਰਿਕੁਟੀ ਬੰਕ!, ਜਿਉ ਕਮਾਨ 
ਇਹ ਕਾਮ ਕੀ'। 


292 





ਅਰੋਗ ਹੋ ਗਿਆ। 


ਬ੍ਰਾਹਮਣਾਂ ਨੂੰ। 'ਪਾਨਾਂਤੂ-ਬਹੁ ਧਨ। 


"ਪਾਠਾਂਤੂ-ਬਸਨ। 
'ਨਾਲ। “ਲਾਡ। 
ਸ਼ੋਭਾ ਦੇ ਘਰ ਮੁਖੜੇ ਨੂੰ। 


'ਸਨਬੰਧੀਆਂ, ਸ਼੍ੀਕਾਂ। “ਜਗਤ ਦਾ ਕਾਰਣ। 


'ਸ਼ਹਿਰ ਵਿਚ ਫਿਰਨਾ। 


!ਉਮਰ। 2੧੧ ਤੋ ੧੫ ਵਰਹੇ ਦੀ ਉਮਰ, ਭਾਵ 
ਗੁਰੂ ਜੀ ਦੀ। 

'ਕੋਮਲ। “ਮਿੱਠੀ। ਮਨਮੋਹਨ। 

'ਸੁੱਦਰ। ਅਅੱਖਾਂ। “ਪੰਖੜੀਆਂ। “ਕਮਲ ਦੀਆਂ। 
“ਵਰਗੇ। 


ਅੱਖਾਂ ਦੇ ਤਾਰੇ। “ਕਾਲੇ। “ਗੰਡਕ ਨਾਮੇ ਨਦੀ ਦੇ 
ਪੱਥਰਾਂ ਜੇਹੇ ਕਾਲੇ। “ਗੰਡਕ ਨਾਮੇ ਨਦੀ ਦੇ 
ਪੱਥਰਾਂ ਜੇਹੇ ਕਾਲੇ। 'ਗੰਡਕਾ ਨਦੀ ਤੋ ਕਾਲੇ 
ਬਣਾਕੇ ਮੰਦਰਾਂ ਵਿਚ ਹਿੰਦੂ ਪੂਜਦੇ ਹਨ। 
'ਟੇਢੀ। 


"ਕਾਮਦੇਵ ਨਾਲ ਸੁੰਦਰਤਾ ਦੇ ਕਿਸੇ ਪਹਿਲੂ ਨੂੰ ਉਪਮਾਂ ਦੇਣ ਵਿਚ ਕਵੀਆਂ ਦਾ ਸੁੰਦਰਤਾ ਮਾਤ੍ਹ ਤੋਂ 
ਭਾਵ ਹੁੰਦਾ ਹੈ, ਹੋਰ ਕੁਛ ਨਹੀਂ; ਜੈਸੇ ਸੈਣ ਭਗਤ ਦੇ ਇਸ ਸ਼ਬਦ ਵਿਚ ਬੀ ਆਯਾ ਹੈ:-'ਮਦਨ 
ਮੂਰਤਿ ਭੈ ਤਾਰਿ ਗੋਬਿੰਦੇ' ॥ ਦ੍ਰਿਸ਼ਟਾਂਤ ਦਾ ਸਦਾ ਇਕ ਅੰਗ ਲਈਦਾ ਹੈ, ਸਾਰੇ ਨਹੀਂ ਲਈਦੇ। 


ਕਿਧੋ' ਇੰਦੁ!' ਅਕਲੈਕ, ਸਦਨ ਤਾਸ 
ਮਹਿਰਾਬ ਸੀ: ॥੧੮॥ 
ਚੌਪਈ: 


/ਚੰਦੂਮਾਂ। “ਉਸਦੇ ਘਰ ਦੀ ਡਾਟ ਵਾਂਡੂ। 


ਹੌਲੀ ਹੌਲੀ। ਸੁਹਣੀ ਟੋਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮੰਦਮੰਦ' ਸੁੰਦਰ ਗਤਿ” ਚ਼ਲਿਹੀ। 

ਦਯਾ ਦ੍ਰਿਸ਼ਟਿ ਦੇਖਹਿਂ ਦੁਖ! ਦਲਿਹੀਂ”। 
ਨਿਜ ਇੱਛਾ ਬੇਦੀ ਕੁਲ ਕੇਤੂ। 
ਬਿਚਰਹਿਂੰ, ਕਿਰਤ ਨ ਕਰਤਿ ਨਿਕੇਤੂ' 
॥੧੯॥ 

ਐਸੇ ਕਿੰਚਤ ਕਾਲ ਬਿਤਾਯੋ। 

ਜਗਤ ਉਧਾਰਨ ਹਿਤ ਜੋ ਆਯੋ। 

ਇਕ ਬਾਸੁਰ ਕਾਲੂ ਨਿਜ ਸਦਨਾ। 
ਬੈਸਿ ਬੁਲਾਯੋ ਬਾਰਜ ਬਦਨਾ' ॥੨੦॥ 
ਦਰਬ ਕਮਾਵਨ ਸਿਖਵਨ ਹੇਤੂ। 

ਨਿਕਟ ਬਿਸਾਯੋ! ਕ੍ਰਿਪਾ ਨਿਕੇਤੂ। 
ਪੀਤ ਚਿੰਤ ਮਹਿ ਸਾਨੀ! ਬਾਨੀ। 
ਬੋਲਯੋ ਰੀਤਿ ਅਨੀਤਿ ਪਛਾਨੀ ॥੨੧॥ 
“ਸੁਤ ਨਾਨਕ ! ਤੂੰ ਏਕ ਹਮਾਰੇ। 

ਨਹਿ ਦੂਸਰ ਜੋ ਕਾਜ ਸੰਭਾਰੇ। 

ਤੁਮ ਨੇ ਤਜਿ ਦੀਨੋ ਅਸ ਰੀਤੂ। 

ਜਿਉ ਵਿਰਾਗ ਦਿਢ! ਹੋਤਿ ਅਤੀਤੂ? 
॥੨੨॥ 

ਨਿਸ ਬਾਸੁਰ ਬਿਨ ਕਾਮ'' ਬਿਤਾਵੈ। 
ਮੁਝ ਜੀਵਤਿ ਜੇ ਲੇਤਿ ਸੰਭਾਰੀ। 

ਹੌ ਜਾਨਤਿ ਸੁਤ ਹ੍ਹੈ ਸੁਖਕਾਰੀ ॥੨੩॥ 
ਤੁਝ ਜਨਮਤਿ ਮਨ ਭਾ ਭਰਵਾਸਾ। 
ਨਾਨਕ ਕਰਿ ਹੈ ਨਾਮ ਪੁਕਾਸ਼ਾ। 

ਦਰਬ ਕਮਾਵਨ ਮੈ' ਜਸ ਮੇਰੋ। 

ਜਾਨਹਿ ਸਭਿ ਪੁਰਿ ਮਾਂਹਿ' ਘਨੇਰੋਂ 
॥੨੪॥ 

ਜਿਮ ਰਾਂਕਾ! ਕੋ ਇੰਦ” ਨਿਹਾਰੀ”। 
ਦੇਖ ਸਰਾਹਹਿਂ ਸਭਿ ਨਰ ਨਾਰੀ। 
ਰਾਹੁ! ਸਰਸ ਤੂੰ ਭਾ ਘਰ ਮਾਂਹੀ। 


ਸਭਿ ਬਿਧਿ ਮੰਦ ਕਰਤਿ ਭਾ ਤਾਂਹੀ 


293 





'ਦੁਖ ਨਾਸ਼ ਕਰਦੇ ਹਨ। “ਦੁਖ ਨਾਸ਼ ਕਰਦੇ ਹਨ। 


ਘਰ ਦੀ। 


/ਕਵਲ ਮੁਖ ਵਾਲੇ (ਗੁਰੂ ਜੀ) ਨੂੰ 


'ਬਿਠਾਯਾ। 
“ਮਿਲੀ ਹੋਈ। 


'ਸਾਰੇ ਸ਼ਹਿਰ ਵਿਚ ਜਾਣਦੇ ਹਨ। 
ਪੂਰਨਮਾਸ਼ੀ ਦੇ। “ਚੰਦੂਮਾ ਨੂੰ। “ਦੇਖਦੇ ਹਨ। 


/ਰਾਹੂ (ਜੋ ਚੰਦ ਨੂੰ ਗੂਹਨ ਲਾਂਦਾ ਹੈ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 294 





॥੨੫॥ 

ਏਕ ਨ ਮਤਿ ਮਨ ਬਨਜ ਕਰਨ ਕੀ। 
ਬਹੁਰ ਨ ਖੱਤਰੀ ਰੀਤਿ ਬਰਨ ਕੀ। 
ਹਾਰਯੋ ਅਨਿਕ ਬਿਧਿਨ ਮਤਿ ਦੇਤੂ'। 
ਕਬਹਿ ਕਮਾਇ ਨ ਲਯਾਇ ਨਿਕੇਤੂ' 
॥੨੬॥ 

ਜਨਕ ਬਚਨ ਤੂਸ਼ਨਿ! ਕਰਿ ਸੁਨੀਆ। 
ਜਿਉ ਅਡੋਲ ਬੈਠੇ ਵਡ ਮੁਨੀਆ। 

ਬਹੁ ਬਿਧਿ ਕੀ ਕਹਿ ਗਿਰਾ ਕਠੋਰਾ। 
ਤੂਸ਼ਨਿਂ` ਭਾ, ਜਿਸ ਰੋਸ! ਨ ਥੋਰਾ 
॥੨੭॥ 

ਘਟਿਕਾ ਯੁਗਲ' ਬਿਤੀਤੀ ਜਬਹੀ। 
ਤਪਤ! ਰਿਦਾ ਸੀਤਲ ਭਾ ਤਬ ਹੀ। 
ਬਹੁਰੋ ਬੋਲੇ ਬੋਲ ਅਮੋਲਾ। 

ਜਨੁ _ਕਾਲੂ ਸੁਖ _ਕੁਲਫਹਿ' ਖੋਲਾ 
॥੨੮॥ 


“ਬਖਸ਼ ਖਤਾ ਪਿਤ ! ਪਾਛਲ ਕੇਰੀ'। 
ਨਹੀਂ ਬਿਗਾਰੋ' ਕਾਰਜ ਫੇਰੀ। 


ਜਿਉ” ਰਾਵਰ ਕੀ ਹੋਇ ਰਜਾਈ। 
॥੨੯॥ 

ਉਚਿਤ ਕਰਨ ਕੇ ਮੋ ਕੋ ਜੋਊ। 

ਅਬ ਕਹੀਏ ਕਰਿਹੋਂ' ਮੈ' ਸੋਊ। ” 
ਮ੍ਰਿਦੁਲ ਮਧੁਰ ਨੰਮ੍ਹੀ ਸੁਨਿ ਬਾਨੀ। 

ਭੀ ਕਾਲੂ ਕੇ ਮਨ ਸੁਖਦਾਨੀ ॥੩੦॥ 
ਜਾਨਿ ਆਪਨੇ ਸੁਤ ਅਨੁਸਾਰੀ। 

ਧਨ ਖਾਟਨ ਕੀ ਗਿਰਾ ਉਚਾਰੀ। 

“ਸੁਨ ਸੁਤ ਪੂਰਬ! ਭਾ ਕ੍ਰਿਖਿ ਕਾਰੀ”। 'ਪਹਿਲਾਂ। “ਖੇਤੀ ਕਰਨ ਵਾਲਾ। 
ਪਸੁ _ਚਰਾਇ ਸੋ ਦੀਨਿ ਉਜਾਰੀ 
॥੩੧॥ 

ਮੁਝ ਮਨ ਮੈ', ਥੀ ਐਸ ਵਿਚਾਰਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 295 


ਦਿਉ ਬਸਾਇ ਇਕ ਗ੍ਰਾਮ ਨਿਰਾਰਾ। 

ਸੋ ਤੋ ਰਹੇ ਮਨੋਰਥ ਮੇਰੇ। 

ਪੰਗ! ਤਕਹਿ ਜਿਉ” ਗਿਹ ਸਿਰ? ਹੇਰੇ: 'ਪਿੰਗਲਾ। “ਪਹਾੜ ਦੀ ਚੋਟੀ। 'ਵੇਖਣ ਨੂੰ। 
॥੩੨॥ 

ਮੁਝ ਤੇ ਬੀਸ ਕਾਰਖਿਕ! ਲੀਜੈ। ਵੀਹ ਰੁਪੱਯੇ। 
ਆਨ ਸਥਾਨ' ਪਯਾਨੋ ਕੀਜੈ?। !ਹਰ ਥਾਵੇਂ। “ਜਾਵੋ। 
ਹੇਰਿ ਲਾਭਦਾ ਵਸਤੁ ਵਿਚਾਰੀ। 

ਬਨਜਹੁ ਨਿਜ ਮਤਿ ਕੇ ਅਨੁਸਾਰੀ 

॥੩੩॥ 

ਅਬ ਕੇ ਜੇ ਆਨਹੁ ਸ਼ੁਭ ਸੋਦਾ। 

ਪੁਨ ਬਹੁ ਧਨ ਦਿਉ” ਉਰ ਭਰਿ ਮੋਦਾ'। 

ਨਿਜ ਪੂੰਜੀ ਤੁਮ ਰਖਹੁ ਨਿਰਾਲੀ। 

ਕਰਹੁ _ਬਨਜ ਇਹ ਰੀਤਿ ਸੁਖਾਲੀ 

॥੩੪॥ 

ਦਿਨ ਪੂਤਿ ਦਰਬ ਬਧਾਵਹੁ ਭਾਰੀ। 

ਬਹੁਰ ਸਪੂਤ ਕਹਹਿੰ ਨਰ ਨਾਰੀ। 





ਬਾਲਾ ਲੇਹੁ ਦੂਸਰਾ ਸੰਗਾ। 
ਸੁਤ! ਜਾਵਹੁ ਅਬ ਸਹਿਤ ਉਮੰਗਾ” 


॥੩੫॥ 

ਕਹਿ ਬਾਲਾ ਸੁਨਿ ਗੁਰ! ਦੁਖ ਕਦਨੰ”। 
ਦਾਸ ਪਠਾਯੋ ਤਬ ਮੁਝ ਸਦਨੰ। 

ਗਯੋ ਸੰਗ ਮੈਂ, ਤਿਹ ਅਸਥਾਨੈ। 
ਜਹਿੰ ਕਾਲੂ ਨਾਨਕ ਗਤਿਦਾਨੰ ॥੩੬॥ 
ਮੁਝ ਕੋ ਸਾਦਰ ਨਿਕਟਿ ਬਿਠਾਯੰ'। 
ਹਿਤ ਭੇਜਨ ਕੇ ਬਚਨ ਅਲਾਯੰ'`। 
“ਸੁਨਿ ਬਾਲੇ ! ਤੂੰ ਹੈ' ਮਤਿਵਾਨੰ। 
ਕੀਜੈ ਨਾਨਕ ਸੰਗ ਪਯਾਨੰ! ॥੩੭॥ 
ਹੋਇ ਲਾਭਦਾ! ਸੌਦਾ ਜੋਊ। 

ਲੇਹੁ ਸੰਭਾਰ ਆਨਿਯੇ ਸੋਊ। ” 

ਅਸ ਕਹਿ ਬੀਸ ਰਜਤਪਣ' ਦੀਨੇ। 
ਭਲਿ ਬਿਧਿ ਸੋ, ਮੁਝ ਸੋਂਪਨ ਕੀਨੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 296 





॥੩੮॥ 

ਭਾ ਤਯਾਰ ਮੈ ਮਾਨ ਨਿਦੇਸਾ। ।ਆਗ੍ਯਾ। 

ਚਲੇ ਮੁਕੰਦ ਜਿ ਕਟਤਿ ਕਲੇਸ਼ਾ। 

ਚਾਰੁ ਪਟੰਬਰ ਕੀ! ਇਕਲਾਈ?। 'ਸੁੰਦਰ ਰੇਸ਼ਮ ਦੀ। “ਦੁਲਾਈ। 
ਸੋ ਲੀਨੀ ਮੈ ਕੰਧਾਂ ਉਚਾਈ ॥੩੯॥ _ 'ਮੋਢੇ ਤੇ। “ਚੁਕ ਲਈ। 
ਵਹਿਰ ਨਗਰ ਤੇ ਕੇਤਿਕ ਦੂਰੀ। 

ਕਾਲੂ ਦੇ ਤਹਿਂ ਸਿਖਵਨ ਭੂਰੀ'। 'ਬਹੁਤੀ ਸਿੱਖਯਾ। 
ਬਹੁਰ ਹਟਯੋ ਕਰਿ ਮੋਹ ਘਨੇਰਾ। 

ਬਾਰ _ਬਾਰ _ਪਾਛਲ _ਦਿਸਿ ਹੇਰਾ! 'ਵੇਖਦਾ ਸੀ। 
॥੪੦॥ 

ਮੰਦ ਮੰਦ ਪਗ ਧਰਿ ਗੁਨ ਮੰਦਰਾ!। 'ਭਾਵ ਗੁਰੂ ਜੀ। 
ਚਲਤਿ ਪੰਥ ਭਾਖਤਿ ਬਚ'' ਸੁੰਦਰ। 'ਪਾ:-ਬੋਲਤ ਬਚ। 
ਭਗਤਿ ਵਿਰਾਗ ਗਯਾਨ ਗੁਨ ਸਾਨੀ!। __ 'ਮਿਲੀ ਹੋਈ। 

ਮੁਝ _ਉਪਦੇਸ਼ਨ _ਕਹਿਤਿ ਕਹਾਨੀ 


॥੪੧॥ 
ਗ੍ਰਾਮ ਨਗਰ ਮਾਰਗ ਮਹਿ ਜੇਤੇ। 'ਪਿੰਡ। 


ਸਹਜਿ ਸਹਜਿ ਉਲੰਘੇ ਸਭਿ ਤੇਤੇ। 

ਚਲਤਿ ਚਲਤਿ ਆਯੋ ਇਕ ਕਾਨਨ!। __ 'ਜੰਗਲ। 

ਤਾਂਹਿ _ਬਿਲੌਕਤਿ ਸ਼੍ਰੀ _ਕਮਲਾਨਨ! 'ਉਸ (ਬਨ) ਨੂੰ ਵੇਖਦੇ ਸਨ ਕਮਲ ਮੁਖ ਵਾਲੇ। 
॥੪੨॥ 

ਸੁੰਦਰ ਆਸ਼ੂਮ' ਏਕ ਨਿਹਾਰੀ। ਟਿਕਾਣਾ। 

ਜਹਿ ਤਪੀਸ਼ ਤਪ ਤਾਪਹਿਂ ਭਾਰੀ'। 'ਪਾ:-ਜਾਹਿੰ ਤਪੀ ਤਪ ਤਾਪਹਿਂ ਭਾਰੀ। 
ਕਿਹਿ ਆਸਨ ਕਿਯ ਊਰਧ ਬਾਹੂ'। !'ਬਾਹਾਂ ਖੜੀਆਂ। 

ਬਿਟਪਨ' _ਲਟਕਤਿ? ਕੋ__ਉਲਟਾਹੁ? “ਦਰਖਤਾਂ ਨਾਲ। “ਲਟਕ ਰਹੇ ਸਨ। 'ਅਪੁੱਠੇ। 
॥੪੩॥ 

ਏਕ ਚਰਨ ਪਰ! ਕੋ ਇਕ ਨਾਂਢੇ। ।ਇਕ ਪੈਰ ਦੇ ਭਾਰ। 

(ਸੰਤਾਂ ਦਾ ਆਸ਼ੂਮ - ਤਪ ਦ੍ਰਿਸ਼) 

ਸੁਖ ਪਰਲੋਕ ਜਿਨਹਿਂ ਰੁਚਿ ਬਾਢੇ। 

ਕਾਹੁੰ ਸਿਧਾਸਨ', ਕੋ ਪਦਮਾਸਨ। 

"ਸਿੱਧਾਸਨ ਇਹ ਹੈ ਕਿ ਖੱਬੇ ਪੈਰ ਦੀ ਅੱਡੀ ਲਿੰਕ ਗੁਦਾ ਦੇ ਵਿਚਕਾਰ ਸੀਵਨ ਦੇ ਵਿਚ ਰੱਖਣੀ, 
ਸੱਜੇ ਪੈਰ ਦੀ ਅੱਡੀ ਲਿੰਕ ਦੇ ਉੱਪਰ ਵਾਰ ਟਿਕਾਵਣੀ, ਗਿੱਚੀ ਸਿੱਧੀ ਤੇ ਸ਼ਰੀਰ ਨੂੰ ਕੱਸ ਕੇ ਰੱਖਣਾ। 
ਇਹ ਹਠ ਯੋਗ ਦੇ ਤਰੀਕੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਾਰਿਪਨ ਕੋ 
॥੪੪॥ 
ਸੇਤ ਰੰਗ! ਲਾਗੀ ਭਸਮੰਗਾ”। 

ਜਟਾ' ਸੀਸ” ਜਿਨ ਧੂਸਰ” ਰੰਗਾ। 
ਕਿਨ ਬਲਕਲ! ਲਿਯ, ਕੋ ਅੰਗ ਨੰਗਾ। 
ਅਗਨਿ ਉਸ਼ਨ ਸੋ ਕੋਇ ਉਮੰਗਾ” 
॥੪੫॥ 

ਕੋ ਬੈਠਹਿ ਜਲ ਕੰਠ ਪੁਮਾਨਾ। 
ਸਿਮਰ ਇਕਾਕੀ' ਕੋ ਭਗਵਾਨਾ। 

ਕੋ ਠਾਂਢੋ! ਦਿਨ ਰੈਨ ਬਿਤਾਵੈ। 

ਕੋ ਮੋਨੀ! ਨਹਿਂ ਬਚਨ ਅਲਾਵੈ ॥੪੬॥ 


ਰਹਤਿ! _ਬਿਨਾਸਨ? 


॥੪੭॥ 

ਸਭਿ ਕੋ ਇਕ ਮਹੰਤ, -ਸੋ ਕੈਸਾ-? 
(ਸੰਤਰੇਣ) 

ਮਨਹੁ ਸ਼ਰੀਰ ਧਾਰਿ ਤਪ ਬੈਸਾ। 
ਤਰੁਤ੍ਰਕ ਕੀ! ਕਟਿ ਕੀਨਿ ਕੁਪੀਨਾ”। 


ਮ੍ਰਿਗਛਾਲਾ ਪਰ ਆਸਨ ਕੀਨਾ ॥੪੮॥ 
ਭਾਰੀ ਜਟਾਮੁਕਟ' ਜਿਹ ਸੀਸਾ। 
ਬੈਠਯੋ ਰਿਦੈ ਭਜਤਿ ਜਗਦੀਸ਼ਾ। 
ਤਿਨਹਿਂ ਬਿਲੋਕ ਠਾਂਢਿ ਹੁਇ ਰਹੇ'। 
ਮੁਝ ਸੋ ਅਸ ਬਚ ਕੋਮਲ ਕਹੇ 
॥੪੯॥ 

“ਬਨਜ ਭਲੋ ਹਮ ਇਹ ਠਾਂ ਪਾਯੋ। 

ਯਾ ਕੋ ਤਜਿਨੋਂ ਮਨ ਨਹਿ ਭਾਯੋ। 

ਪਾਇ ਅਮੋਲ ਜੁ ਮਗ ਮਹਿ ਹੀਰਾ। 


297 





'ਕੋਈ ਪਾਣੀ ਪੀ ਕੇ ਗੁਜ਼ਾਰਾ ਕਰਦਾ ਹੈਸੀ। 
2ਕੋਈ) ਨਿਰਹਾਰ ਬਿਨ-ਆਸਨ। 
'ਚਿੱਟੇ ਰੰਗ ਵਾਲੀ। “ਸੁਵਾਹ ਅੰਗਾਂ ਪੁਰ। 
'ਜੜਾਵਾਂ। “ਸਿਰ ਤੇ। “ਮਿਟਿਆਲਾ। 

ਭੋਜ ਪੱਤ੍। 

'ਅੱਗ ਦੇ ਸੇਕ ਨਾਲ ਕੋਈ ਹਿਤ ਕਰ ਰਿਹਾ ਹੈ। 


'ਜਲ ਵਿਚ ਗਿੱਚੀ ਤੱਕ। 
'ਇਕੱਲਿਆਂ। 

'ਖੜੇ ਰਹਿ ਕੇ। 

ਚੁੱਪ ਰਹਿੰਦਾ। 

'ਬ੍ਰਿਤੀ ਏਕਾਗਰ ਕਰ ਰਿਹਾ ਹੈ। 
'ਤਯਾਗ ਦਿੱਤਾ ਹੈ। 


'ਸੁੰਦਰ। 


ਦਰੱਖਤ ਦੀ ਛਿੱਲ ਦੀ। “ਲੋਕ ਨਾਲ ਲੋਗੋਟੀ 
ਬੱਧੀ ਹੈ। 


'ਜਟਾਂ ਦਾ ਮਾਨੋ ਮੁਕਟ। 


ਭਾਵ, ਗੁਰੂ ਜੀ ਖੜੇ ਹੋ ਰਹੇ। 


ਫਟਕ ਨ ਬਨਜਹਿੰ' ਜੇ ਮਤਿ ਧੀਰਾ 'ਫੇਰ ਸ਼ੀਸ਼ਾ ਨਹੀਂ ਵਣਜਦੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 298 





॥੫੦॥ 

ਖੋਜਤਿ ਮਧੁ! ਪਯੂਖ” ਕਰ ਆਈ। 

ਜੋ ਜਨਾਹਿਂ ਨਿਜ ਭਾਗ ਭਲਾਈ। 

ਬਹੁਰ ਪਿਤਾ ਕੀ ਆਗਜਯਾ ਜੋਊ ॥ 

ਭਲੋ ਬਨਜ ਕਰਨੇ ਕੀ ਸੋਊ ॥੫੧॥ 

ਯਾਂ ਤੇ ਬਨਜ ਲਾਭਦਾ ਔਰ ਨਾਂ। 

ਫਿਰ ਦੇਖਹੁ ਜੇ ਸਭਿ ਹੀ ਨੌਰਨਾਂ। 

ਏਹ ਰਜਤਪਨ! ਇਨਹਿ ਚਢਾਵਹਿਂ। 

ਅਸਨ! ਬਸਨ? ਤੇ ਲੇ ਸੁਖ ਪਾਵਹਿ” 

॥੫੨॥ 

ਅਸ ਸੁਨਿ ਕਰਿ ਬਚ ਬੇਦੀ ਬਰ ਕੇ। 

ਮੈ ਬੋਲਯੋ ਕਾਲੂ ਦਿਸ਼ ਡਰਿ ਕੇ। 'ਵਲੋਂ। 

“ਬਨਕਨ! ਜਿਉ” ਬਨਜਨ” ਧਨ ਹੇਤੁ। _'ਬਾਣੀਆਂ ਵਾਂਗ। “ਬਾਣੀਆਂ ਵਾਂਗ। 'ਵਪਾਰ ਲਈ 
ਧਨ (ਦੇ ਕੇ)। 

ਤੁਮ ਕੋ ਭੇਜਯੋ ਕ੍ਰਿਪਾ ਨਿਕੇਤੂ ! 

॥੫੩॥ 

ਪੁਨ, ਤੁਮ ਜਨਕਹਿ! ਕਠਿਨ ਸੁਭਾਊ। _ 'ਫੇਰ ਤੁਸਾਡੇ ਪਿਤਾ ਜੀ ਦਾ। 

ਗੁਨਹੁ ਆਪ', ਮੁਝ ਦੋਸ਼ੁ ਨ ਕਾਊ॥ __ 'ਤੁਸੀਂ ਵਿਚਾਰ ਲਓ। 

ਪਿਤਾ ਪੁੱਤੁ ਕਰਿ ਲੇਹੁ ਨਿਬੇਰੋ। 

ਮੈਂ, ਹੋ ਦਾਸ ਨ ਕਰਹਿ ਸੁ ਝੇਰੋ! 'ਝਗੜਾ। 

'੫੪॥ 

ਜਿਉ ਮਨ ਆਇ ਕਰਹੁ ਤਿਉਂ ਕਾਰਾ। 

ਹੌ ਤੋਂ ਨਿਤ ਰਾਵਰਿ ਅਨੁਸਾਰਾ। 

ਖੇਲਤਿ ਜਬੈ ਬਾਲਕਨਿ ਮਾਂਹੀ। 

ਤਬ ਹੀ ਸੰਗ ਤਜਜਯੋ ਮੈ ਨਾਂਹੀ ॥੫੫॥ 

ਜਿਉ' ਜਿਉਂ ਮੁਝ ਕੋ ਦੇਤਿ ਰਜਾਈ'। 

ਤਿਉ' ਤਿਉ' ਕਰਉ" ਸਦਾ ਸੁਖ ਪਾਈ। 

ਕਰਨੋਚਿਤ', ਕਰੀਏ ਗੁਨ ਉਰ ਮੈਂ2। ? 


ਅਸ ਕਹਿ ਮੈ ਦੀਨੋ ਧਨ ਕਰ ਮੈ? 
॥੫੬॥ 
ਕਰ ਮਹਿੰ ਲੇਯ ਕਾਰਖਿਕ' ਤਬ ਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 299 


ਗਏ ਮਹੰਤ ਸੰਤ ਜਹਿ' ਸਭਿ ਹੀ। 

ਕਰ ਬੰਦਨ ਤਿਨ ਕੇ ਢਿਗ ਬੈਸੇ। 

ਕੁੰਭਜ!' _ ਨਿਕਟ _ ਰਘੁਤਮ? _ ਜੈਸੇ ਅਗਸਤ ਮੁਨੀ। ਪੰਚਬਟੀ ਨਿਵਾਸ ਤੋ ਪਹਿਲਾਂ 
॥੫੭॥ ਲੂ ਸ਼ੀ ਰਾਮ ਜੀ ਅਗਸਤ ਨੂੰ ਮਿਲੇ ਸੇ, ਜਿਸਨੇ 
ਉਨ੍ਹਾਂ ਦਾ ਆਦਰ ਕੀਤਾ ਤੇ ਇਹ ਵਾਕ ਕਹੇ:- 
ਦੀਰਘ ਕਾਲਸੁ ਮੈ ਤਪਕੀਨੋ। ਤੋਹਿ ਬਿਖੇਮਨ 
ਆਨ ਨਦੀਨੋ। ਤਾਂਕੇ ਫਲ ਮੈਂ ਆਜ ਸੁ ਪਾਏ। ਤੇ 
ਪਦ ਪੰਕਜ ਵਾਰ ਚਢਾਏ। (ਅਧਯਾ: ਰਾਮਾ: 
ਆਰਿਨ: ੩) ਗੁ: ਪੂ: ਸੂ: ਰੁਤ ੨, ਅੰਸੂ ੧੩, 
ਅੰਕ ੪੨ ਵਿਚ ਇਹ ਖਯਾਲ ਐਉ' ਆਯਾ ਹੈ:- 
ਰਾਮਚੰਦ ਢਿਗ ਕਿਧੋ' ਅਗਸਤ। 'ਸੀਰਾਮ ਚੰਦਰ। 
ਮਿਰਿਦਿਲ ਮਧੁਰ ਕਰੁਨਾ ਸੰਗ ਸਾਨੀ'। 'ਕਿਰਪਾ ਨਾਲ ਮਿਲੀ। 

ਬੋਲੇ ਪਰਮ ਮਨੋਹਰ ਬਾਨੀ। 

“ਨਗਨ ਅੰਗ ਦਿਨ ਰੈਨ ਬਿਤਾਵਤਿ'। __'ਪਾ:-ਬਿਹਾਵਤ। 

ਪਹਿਰਤਿ ਨਹੀਂ, ਕਿ ਹਾਥ ਨ ਆਵਤਿ? 

॥੫੮॥ 

ਇਸ _ਰਿਤੁ _ਮਹਿੰ, ਤਨ! ਸੀਤ? 'ਸ਼ਰੀਰ। “ਪਾਲਾ। 

ਸੰਤਾਵਤਿ। 

ਬਹੁਰੋ ਬਰਖਾ! ਉਸਨ? ਤਪਾਵਤਿ। !ਬਰਸਾਤ (ਸਤਾਉਂਦੀ ਹੈ)। “ਗ਼ਰਮੀ। 
ਅਚਵਹੁ! _ ਅਸਨ?, ਕਿ ਰਹਹੁ 'ਖਾੰਦੇ ਹੋ। “ਭੋਜਨ। “ਨਿਰੇਹਾਰ। 
ਅਨਸਨਾ”? 

ਦੇਤਿ ਖੇਦ ਤਨ ਜਿਉ ਬਿਨ ਬਸਨਾ! 'ਕਪੜੇ ਦੇ। 

|॥੫੯॥ 

ਪੁਭਾਵਾਨ ਸੁੱਦਰ ਸਰਬੰਗਾ”। 'ਸਾਰੇ ਅੰਗਾਂ ਕਰਕੇ। 

ਭਸਮ ਸੰਗ ਸੋ ਕੀਨਿ ਕੁਰੰਗਾ। 

ਸੰਤ ਰੂਪ ਮਤਿ ਭਲੋ ਉਤੰਗਾ। 'ਸਿੱਧਾਂਤ। 

ਉੱਤਰ ਦੀਜੈ ਸੰਗ ਉਮੰਗਾ” ॥੬੦॥ 

ਰਿਖੀਕੇਸ਼' ਸੁਨਿ ਬੋਲਯੋ ਬਾਨੀ। 'ਮਹੰਤ। 

ਮੁਕਤਿ ਜੁ ਮਾਰਗ ਤਾ ਰਸ ਸਾਨੀ'। ਮਿਲੀ ਹੋਈ। 

“ਸਾਧ ਬੇਖ ਜਿਨ ਧਰਯੋ ਸਰੀਰਾ। 

ਤਾਂ ਕੋ ਚਹੀਅਤਿ ਸੰਜਮ _ਚੀਰਾ! 'ਕਪੜੇ ਦਾ। 

॥੬੧॥ 

ਬਹੁਰ ਸੁਨਹੁ ਭੋਜਨ ਕੀ ਰੀਤੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜੇ ਹਮ ਜਾਚਹਿ' ਹੋਤਿ ਅਨੀਤੀ। 
ਸਿੰਘਾਸਨ' ਸੰਤੋਖ ਸੁਹਾਵਾ। 

ਤਾਂਪਰ ਬੈਸ ਪਰਮ ਸੁਖ ਪਾਵਾ ॥੬੨॥ 
ਪਰਾਲਬਧ ਸੋ ਦਾਸ ਹਮਾਰੀ। 

ਸੇਵਾ ਕਰਹਿ ਅਨੇਕ ਪੁਕਾਰੀ। 

ਸੁਭਟ ਸੰਗ! ਬਹੁ ਬਿਧਿ ਤਪ ਤਾਪਨ। 
ਮੋਹ ਨ੍ਿਪਤ ਕੀ ਪੁਤਿਨਾ ਖਾਪਨਾ 
੬੩॥ 

ਸਤਿ ਕੋ ਛਤਰ ਸੀਸ ਪਰ ਝੂਲੈ। 

ਜਾਸ ਬਿਲੋਕ! ਦਬਤਿ ਪੁਤਿਕੂਲੈ?। 
ਅਬਚਲ ਜਬ ਕੋ ਅਸ ਸੁਖ ਪਾਯੰ। 
ਅਨਤ! ਨ ਤਬ ਕੋ ਮਨ ਬਿਰਮਾਯੰ?! 
॥੬੪॥ 

ਸੰਤ ਉਕਤਿ ਕੀ ਸੁਨਿ ਕਰਿ ਜੁਗਤੀ। 
ਹਰਖਤਿ ਸ਼ੀ ਨਾਨਕ ਬਚ ਨੁਕਤੰ!। 
“ਰਾਵਰਿ ਨਾਮ ਸੁਨਨ ਅਭਿਲਾਖਾ। 
ਤੁਮ ਹੋ ਧੰਨ ਧਰਮ ਦਿਢਰਾਖਾ ॥੬੫॥ 
ਕਿਯ ਆਸਾ ਇਕ ਏਕੰਕਾਰੰ। 
ਪਰਬ੍ਰਿਤਿ' ਤਜਿ, ਨਿਰਬ੍ਰਿਤਿ” ਪਗ 
ਧਾਰੰ'। 

ਸੁਮਤਿ ਅਗਾਤੀ' ਸੰਤ ਸੁਚਾਲੀ। 
ਸ਼ਾਂਤਿ ਲਤਾ! ਭਲਿ ਬਿਧਿ ਪੁਤਿਪਾਲੀ?” 
॥੬੬॥ 

ਪੁਨ ਭਾਖਤਿ ਮਹੰਤ ਸ਼ੁਭ ਬਾਨੀ'। 

“ਭੋ ਧੀਮਤਿ' ਤੁਮ ਹੋ ਗੁਨ ਖਾਨੀ ! 
ਬੈਸ ਕਿਸ਼ੋਰ ਬਿਖੈ" ਅਪਮਾਨੀ'। 


ਸਤਿ ਸੰਗਤਿ ਪਰ ਸੁਮਤਿ ਲੁਭਾਨੀ 
॥੬੭॥ 

ਸੰਤਰੇਨ ਹੈ ਨਾਮ ਹਮਾਰਾ। 

(ਸੰਤਰੇਣ) 

ਸ਼ੀ ਗੁਰੁ ਬਚ ਸੋ ਧਰਯੋ ਸੁਧਾਰਾ। 


300 





ਚੰਗੇ ਸੂਰਮਿਆਂ ਨਾਲ। 
'ਮੋਹਰਾਜੇ ਦੀ ਸੈਨਾ ਖਪਾ ਦੇਣ ਨੂੰ। 


/ਪਰਵਿਰਤੀ, ਗ੍ਰਿਹਸਤ ਆਦਿ। ਨਿਰਵਿਰਤੀ, 
ਤਯਾਗ। 'ਪਾ:-ਤਪਧਾਰੰ। 

ਪ੍ਰਾਪਤੀ ਵਾਲੇ। 

'ਸ਼ਾਂਤੀ ਦੀ ਬੇਲ। “ਚੰਗੀ ਤਰ੍ਹਾਂ ਪਾਲੀ ਹੈ। 


"ਪਾ:-ਭਾਖਤ ਪੁਨਹ ਮਹੰਤ ਸੁਬਾਨੀ। 

ਹੇ ਬੁਧੀਵਾਨ ! 

'ਛੋਟੀ ਉਮਰੇ ਮਾਨ ਰਹਿਤ ਹੋ, (ਅ) ਵਿਸ਼ੇ 
ਤ੍ਰਿਸਕਾਰੇ ਹਨ। "ਪਾ:-ਦਿਸੈ-ਬੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 301 


ਦੀਨ ਗਰੀਬੀ ਕੋ ਸਿਰੁਪਾਉ। 

ਸੁਜਸ ਜਾਸੁ ਬਹੁ ਵਧਤਿ ਪ੍ਰਭਾਊ!” 'ਪੁਤਾਪ। 

॥੬੮॥ 

ਰਿਦੇ ਪ੍ਰਸੀਦੇ' ਸੁਨਿ ਕਰਿ ਨਾਮੂ। 'ਖੁਸ਼ ਹੋਏ। 

ਜਿਉ” _ ਕਵਿ _ ਉਕਤਿ! _ਸੁਨਤਿ _'ਕਵੀ ਦਾ ਕਥਨ। 'ਬੁੱਧੀ ਦੇ ਘਰ। 

ਮਤਿਧਾਮੂ”। 

ਮੁਝ ਸੋ ਕਹਿਨ ਲਗੇ ਤਿਹ ਕਾਲਾ। 

“ਤਜਯੋ ਨ ਜਾਇ ਬਨਜ ਇਹ, ਬਾਲਾ !” 

॥੬੯॥ 

ਕਰ ਤੇ ਧਨ ਧਰਿ ਅੱਗੂ ਮਹੰਤਾ। 

“ਅਸਨ' ਕਰਾਵਹੁ ` ਕਹਿੰ ਜਗਕੰਤਾ?। __'ਭੋਜਨ। “ਜਗਤ ਪਤੀ ਭਾਵ ਗੁਰੂ ਜੀ ਨੇ ਕਿਹਾ। 

“ਹਮ ਨੈ ਤੁਮਰੀ ਸਭਿ ਬਿਧਿ ਜਾਨੀ। 

ਕਰਤਿ _ਨ ਪ੍ਰਾਰਥਨਾ, _ਗੁਨਹਾਨੀ! 'ਗੁਣਾਂ ਦਾ ਨਾਸ਼ ਕਰਨ ਵਾਲੀ ਅਰਜ਼ (ਤੁਸੀਂ) 

॥੭੦॥ ਨਹੀਂ ਕਰਦੇ, ਭਾਵ ਕਿਸੇ ਕੋਲੋ” ਹੱਥ ਟੱਡ ਕੇ 
ਮੰਗਦੇ ਨਹੀਂ। 

ਬਿਨ ਜਾਚੇ! ਸਾਦਰ ਜੋ ਦੇਈ। 'ਸੰਗੇ। 

ਤਾਂ ਕੋ ਰੁਚਿ ਸੋ! ਅਚਨ ਕਰੇਈ”। 'ਪ੍ਰੇਮ ਨਾਲ। “ਛਕਦੇ ਹੋ। 

ਅਬਹਿ ਪਠਾਏ ਸ਼੍ਰੀ ਕਰਤਾਰਾ। 

ਲੇ ਕਰਿ ਸੁਖ ਸੋ ਕਰਹੁ ਅਹਾਰਾ? 

॥੭੧॥ 

ਕਹਿ ਮਹੰਤ “ਲਘੁ ਬੈਸ! ਕੁਲੀਨੈ। 

ਤਵ ਬਿਵਹਾਰੰ ਜਨਕ! ਅਧੀਨੈ। 

ਪਠਜਯੋ ਕਾਜ ਕਿਹ ਤੋਹਿ ਵਿਚਾਰੀ। 

ਜਾਹੁ ਛੂਛ! ਤੌ ਦੇਹਿ ਨਿਕਾਰੀ” 

॥੭੨॥ 

“ਸੁਨਹੁ ਸੰਤ! ਮੈ ਪਿਤਾ ਨਿਦੇਸਾ। 

ਸੋ ਕੀਨੋ ਜਿਸ ਲਾਭ ਵਿਸ਼ੇਸ਼ਾ। 

ਮੁਝ ਸੋ ਕਹਯੋ ਬਨਜ ਸੋ ਕਰੀਏ। 

ਯਾਂ ਤੇ ਅਨਤ! ਨ ਭਲੋ ਬਿਚਰੀਏ ` 

॥੭੩॥ 

ਬਾਨੀ ਸੁਨੀ ਸੁ ਧੀਰ ਮਹੰਤਾ। 

ਕਹਯੋ “ਜਿ ਤਵ ਉਰ ਇਹ ਦਿਢ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 302 





ਮੰਤਾ!। 

ਲੇ ਜਾਵਹੁ ਧਨ ਨਿਜ ਕਿਹ ਨਗਰੀ। __ 'ਕਿਸੇ। 

ਭੋਜਨ ਸੋਜ ਆਨਿ ਦਿਹੁ ਸਗਰੀ? 'ਭੋਜਨ ਦੀ ਰਸਦ। 

॥੭੪॥ 

ਸੁਨੇ ਸ਼ੁਵਨ' ਸੰਤਨ ਕੇ ਬੈਨਾ। 'ਕੰਨੀਂ। 

ਨਗਰ' ਦਿਸ਼ਾ ਗਮਨੇ ਗੁਨ ਐਨਾ। “ਨਗਰ ਤੋਂ ਮੁਰਾਦ-ਚੂਹੜਕਾਣਾ ਹੈ ਜੋ ਹੁਣ ਤਕ 

ਹੈ ਤੇ ਇਸ ਟਿਕਾਣੇ ਯਾਦਗਾਰੀ ਗੁਰਦੁਆਰਾ ਬੀ 

ਹੈ, ਜਿਸ ਨੂੰ ਖਰਾ ਸੌਦਾ ਤੇ ਸੱਚਾ ਸੌਦਾ ਬੀ 
ਕਹਿੰਦੇ ਹਨ। 

ਲੇ ਬਿਪਨੀ!' ਤੇ ਚੂਨ” ਮਹੀਨਾ। ਮੰਡੀ। ਆਟਾ। 

(ਸੰਤਾਂ ਹਿਤ ਖੁੀਦੀ ਸਾਮਗ੍ਰੀ ਦੀ ਵੇਰਵਾ) 

ਤਿਹ ਹਿਤ ਪੰਚ ਰਜਤਪਨ! ਦੀਨਾ 'ਰੁਪੱਯੇ। 


॥ ੭੫॥ 

ਸੁਖਮ ਚਾਵਰ ਚਾਰੁ ਲੌਮੇਰੇ”। 'ਚਾਵਲ ਸੁਹਣੇ ਤੇ ਲੈਮੇ। 

ਤਿਹ ਸਮ ਲੇ ਕਰਿ ਭਾਰ ਬੰਧੇਰੇ। 'ਬਰਾਬਰ ਦੇ ਅਰਥਾਤ ਪੰਜ ਰੁਪੱਯੇ ਦੇ। 
ਲੀਨ ਤੀਨ ਕੋ ਘ੍ਰਿੱਤ ਨਵੀਨਾ। 

ਸਿਤਾ! ਸ੍ਹੇਤ” ਤਾਂਕੇ _ਸਮ? _ਲੀਨਾ_'ਖੰਡ। “ਚਿੱਟੀ। 'ਬਰਾਬਰ ਅਰਥਾਤ ੩) ਦੀ। 


॥੭੬॥ 

ਦੁਗਧ' ਹੇਤ? ਖਰਚੇ ਪੁਨ ਤੀਨੋ। 'ਦੁੱਧ। “ਵਾਸਤੇ। 

ਬਾਕੀ ਭਾਰਬਾਹ' ਕੋ ਦੀਨੋ। 'ਭਾਰ ਚੁੱਕਣ ਵਾਲੇ ਨੂੰ। 
ਸਭਿਹਿ ਸੌਜ ਪੁਰਿ ਤੇ ਉਚਵਾਈ”। /ਰਸਤ। “ਜ਼ੁਕਾਕੇ। 

ਸੰਤਨ _ਢਿਗ! _ਗਮਨੇ _ ਜਗਰਾਈ? 'ਪਾਸ। ਜਗਤ ਦੇ ਰਾਜੇ ਭਾਵ ਗੁਰੂ ਜੀ। 
॥੭੭॥ 

ਸਭਿ ਸੰਭਾਰ ਮਹੰਤ ਅਗਾਰੀ। 

ਧਰਿ ਬੈਸੇ ਸੇਵਕ ਸੁਖਕਾਰੀ'। /ਸੇਵਕਾਂ ਨੂੰ ਸੁਖੀ ਕਰਨ ਵਾਲੇ। 
“ਦੀਜੈ ਆਇਸੁ!' ਹੋਇ ਰਸੋਈ। ।ਆਗਯਾ। 

ਅਚਹਿ” ਸੰਤ ਰੁਚਿ” ਕਰਹਿ ਜਿਤੋਈ?” 'ਖਾਵਨ। “ਭੁਖ। “ਜਿੰਨੀ ਕੁ ਹੋਵੇ। 
॥੭੮॥ 

ਸੋਰਠਾ: 

ਜਗਕੰਤ ਸੋ'। 

“ਕਰਿ _ਅਚਵਹਿੰਗੇ!' ਸੰਤ, ਤੁਮ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 303 


ਗਮਨਹੁ? ਪੁਰਿ ਆਪਨੇ” ॥੭੯॥ 

ਦੋਹਰਾ: ਜੰਗਲ ਨੂੰ। “ਕਮਲ ਮੁੱਖ ਵਾਲੇ। 

ਤਜਿ _ਕਾਨਨ! _ਕਮਲਾਨਨੰ?, _ਗਵਨੇ 

ਨਿਜ ਪੁਰਿ ਓਰ। 

ਕਵਿ ਸੰਤੋਖ ਸਿੰਘ ਬੰਦਨਾ, ਧਰ ਪਰ 

ਜੁਗ ਕਰ ਜੋਰਿ ॥੮੦॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ “ਤਪਸੀਅਨ ਪ੍ਰਸੰਗ” ਬਰਨਨੰ ਨਾਮ 
ਚਤੁਰ ਦਸਮੋ ਧਸਾਇ ॥੧੪॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


304 





੧੫. [ਗੁਰੂ ਅੰਗਦ ਦੇਵ ਮੰਗਲ। ਖਰਾ ਸੌਦਾ; ਬਾਬਾ ਕਾਲੂ ਤੇ ਰਾਯ ਬੁਲਾਰ।] 


(ਕਾਲੂ ਜੀ ਨੇ ਚਪੇੜਾਂ ਮਾਰਨੀਆਂ) ॥੨੬..॥ 
(ਰਾਇ ਬੁਲਾਰ ਦਾ ਕਾਲੂ ਜੀ ਉਤੇ ਰੋਸ) ॥੪੭॥ 


<< 


ਦਹਚਾ, 


ਸ਼ੀ ਅੰਗਦ ਅਰਬਿੰਦ ਪਦ, ਆਨੰਦ ਕੰਦ ਮੁਕੰਦ। 
ਅਰਬਿੰਦ=ਕਮਲ। ਪਦ=ਚਰਣ, ਪੈਰ। ਆਨੰਦ ਕੰਦ=ਆਨੰਦ ਦੇ ਫਲ ਯਾ ਬਦਲ, ਆਨੰਦ ਦਾਤੇ। 


ਮੁਕੰਦ=ਮੁਕਤੀ ਦਾਤਾ। 


ਧਰਪਰ ਧਰਿ ਸਿਰ ਨਮਹਿ ਕਰਿ, ਸ਼ਰਨ ਹਰਨ ਦੁਖ ਦੁੰਦ ॥੧॥ 


ਦੁੱਦ=ਦੁਖ। ਦ੍ਰੰਦੂ ਦੁਖ=ਵਡੇ ਦੁਖ, ਉਪੱਦੂਵ। 
ਅਰਥ 


ਸ਼ੀ ਗੁਰ ਅੰਗਦ ਦੇਵ ਜੀ-(ਜਿਨ੍ਹਾਂ ਦੀ) ਸ਼ਰਨ ਵੱਡੇ ਦੁਖਾਂ ਨੂੰ ਦੂਰ ਕਰਨ ਵਾਲੀ ਹੈ (ਅਰ ਜੋ) 


ਆਨੰਦ ਦੇ ਦਾਤਾ ਤੇ ਮੁਕਤੀ ਦੇ ਦਾਤਾ ਹਨ-ਦੇ ਚਰਨਾਂ ਕਮਲਾਂ ਪਰ ਧਰਤੀ ਉਤੇ ਸਿਰ ਧਰ ਕੇ 


ਮੱਥਾ ਟੇਕਦਾ ਹਾਂ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਜਬ ਹਮ ਗਮਨੇ! ਤਿਨ ਕੋ ਤਯਾਗੀ। 
ਬੋਲੇ ਸੰਤ ਗਿਰਾ! ਅਨੁਰਾਗੀ”। 
'ਆਰਬਲਾਲਘੁ ਬਾਲ ਸੁਚਾਲੀ। 

ਗਿਰਾ ਵਿਰਾਗ ਭਗਤਿ ਭਲ ਸਾਲੀ! 
॥੨॥ 

ਤੁਮ ਸੋ, ਆਨਿ ਕੀਨ ਬਹੁ ਭਾਊ। 
ਮ੍ਰਿਦੁਲ' ਕ੍ਰਿਪਾਲ ਬਿਸਾਲ ਸੁਭਾਊ। 
ਭੋਜਨ ਸੌਜ ਆਨਿ' ਜਬ ਬੈਸੇ। 

ਚਲਨ ਰਜਾਇ! ਦੀਨਿ ਤੁਮ ਕੈਸੇ?? 
॥੩॥ 

ਸੁਨਿ ਮਹੰਤ ਬੋਲਯੋ ਬਰਬਾਨੀ। 

“ਇਹ ਕੋ ਪਰਮ ਪੁਰਖ” ਸੁਖਦਾਨੀ। 
ਕਲਾਵਾਨ ਗਯਾਨੀ ਗੁਨਖਾਨੀ। 

ਦੁਰਯੋ ਰਹੈ! ਗਤਿ” ਪਰਹਿ ਨ ਜਾਨੀ 
॥੪॥ 

ਭਯੋ ਅਸਹਿ ਮੁਝ ਤੇਜ ਪ੍ਰਭਾਊ'। 


ਯਾਂ ਤੇ ਦੀਨੀ ਜਾਨਿ ਰਜਾਊ। ' 


'ਚਲੇ। 
'ਬਾਣੀ। “ਪੋਮ ਭਰੀ। 


ਉਸ ਦੀ ਭਲੀ ਬਾਣੀ ਭਗਤੀ ਤੇ ਵੈਰਾਗ ਦਾ ਘਰ 
ਸੀ। 


'ਕੋਮਲ। 
'ਰਸਤ ਲਿਆ ਕੇ। 
'ਜਾਣ ਦੀ ਆਗਜਾ। 


'ਭਾਵ ਗੁਰੂ ਨਾਨਕ) ਕੋਈ ਪਰਮ ਪੁਰਖ ਹੈ। 
'ਛਿਪਿਆ ਰਹਿੰਦਾ ਹੈ। ਅਸਲੀ ਹਾਲਤ। 
ਇਸ ਦੇ (ਭਾਵ ਗੁਰੂ ਨਾਨਕ) ਦੇ ਤੇਜ ਦਾ 


ਪ੍ਰਤਾਪ ਮੈਥੋ' ਝੱਲਿਆ ਨਹੀਂ ਗਿਆ। 
'ਆਗਜਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਅਸ ਕਹਿ ਤਬ ਕੀਨੋ ਪੁਨ ਅਸਨਾ। 

ਖਾਨ ਲਗੇ ਸ੍ਰਾਦਨ ਲੇ ਰਸਨਾ ॥੫॥ 

ਸਿਤਾ! ਘ੍ਰਿੱਤ ਮੇਲਯੋ ਸੰਗ ਪਾਇਸੁ?। __ 'ਖੰਡ। “ਖੀਰ ਦੇ। 
ਸੰਤ ਛੁਧਾਤੁਰ' ਤ੍ਰਿਪਤੇ ਖਾਇਸੁ। 'ਭੁੱਖੇ। 

ਮਨ ਪ੍ਰਸੀਦ ਹੈ ਬਚਨ ਬਖਾਨੇ। 

“ਇਹ ਕਰਤਾਰ ਪਨਜਯੋ ਹਮ ਜਾਨੈ 

॥੬॥ 

ਕਿਧੌ' ਸਰੀਰ ਧਾਰਿ ਕਰਤਾਰਾ। 

ਆਨਿ ਲੀਨਿ ਸੁਧਿ, ਦੀਨ ਅਹਾਰਾ। 

ਸਪਤ ਦਿਵਸ ਕੇ! ਛੁਧ? ਸੰਤਾਏ। 'ਸਤਾਂ ਦਿਨਾਂ ਦੇ। “ਭੁੱਖ ਦੇ। 
ਅਬ ਭੋਜਨ ਕਰਿ ਹਮ ਤ੍ਰਿਪਤਾਏ!” 'ਰੱਜ ਗਏ ਹਾਂ। 


॥੭॥ 

ਇਤ ਸ਼ੀ ਨਾਨਕ ਪੁਰਿ ਦਿਸ਼ ਗਵਨੂ!। _'ਜਾ ਰਹੇ ਹਨ। 

ਅਰਧ ਪੰਥ! ਪਹੁੰਚੇ ਗੁਨ ਭਵਨ”। ਅੱਧੇ ਰਾਹ। “ਗੁਣਾਂ ਦੇ ਘਰ। 
ਸੋਚ ਬਿਮੋਚਨ' ਸੋਚਨ ਲਾਗੇ। ਸੋਚਾਂ ਦੂਰ ਕਰਨਹਾਰੇ (ਗੁਰੂ ਜੀ)। 
ਹਟਕਤਿ ਚਿਤ, ਪਗ ਪਰਹਿ' ਨ ਆਗੇ _'ਦਿਲ ਰੁਕਦਾ ਹੈ। 


॥੮॥ 

ਚਿੰਤਾਤੁਰ ਸੇ ਹੂੰ ਗੁਨਖਾਨੀ। 

ਬੋਲੇ ਮੁਝ ਸੋ ਅਸ ਬਿਧਿ ਬਾਨੀ। 
“ਇਹ ਕੀਨੋ ਕਯਾ ਹਮ ਨੈ” ਕਾਮਾ। 
ਉੱਤਰ ਕੋ ਦੈ ਹੈ' ਚਲਿ ਧਾਮਾ ॥੯॥ 
ਪਿਤ ਕੋ" ਅਧਿਕ ਕ੍ਰੋਧ ਉਪਜੈ ਹੈ। 
ਮੁਝ ਤੁਝ ਸੋ, ਦੇ ਗਾਰਿ ਲਰੈ ਹੈ। ” 
ਮੈ ਭਾਖਯੋ “ਕਛੁ ਦੋਸ਼ ਨ ਮੇਰੋ। 

ਤੁਮ ਕੋ ਬਰਜ! ਰਹਜੋ _ਬਹੁਤੇਰੋਂ 
॥੧੦॥ 

ਆਪ ਜਾਨਿ ਕੈ ਕੀਨ ਕੁਕਾਜੂ। 

ਚਿਤ ਕਿਉਂ ਚਿੰਤ ਧਰੀ ਤੁਮ ਆਜੂ। 
ਅਬ ਜਿਮ ਹੋਇ ਸਹਹੁ ਸੋ ਰੀਤੀ। 
ਸੂਧੀ' ਹੁਇ ਅਥਵਾ ਬਿੱਪ੍ਰੀਤੀ: ॥੧੧॥ 'ਸਿੱਧੀ। 'ਅਪੁੱਠੀ। 
ਮੁਝ ਕੋ ਚਿੰਤ ਨ ਏਕ ਬਿਆਪੇ। 


305 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 306 





ਧਨ ਤੁਮਰਾ ਖਰਚਜਯੋ ਤੁਮ ਆਪੇ। 

ਬਹੁਰ ਨ ਮੈ” ਤੁਮ ਸੇ ਕਛੁ ਸਯਾਨਾ। 

ਸਭਿ ਜਾਨਹਿੰਗੇ ਬੈਸ ਸਮਾਨਾ' ॥੧੨॥ 

ਪੁਨ ਮੈ' ਹੋ ਆਇਸੁ ਅਨੁਸਾਰੀ। 

ਤਵ ਪਿਤ ਭੇਜਯੋ ਦਾਸ ਵਿਚਾਰੀ। 

ਯਾਂ ਤੇ ਦੋਸ਼ ਨ ਮਮ ਪਰ ਠਾਨਹਿ॥ 

॥੧੩॥ 

ਗਟੀ ਗਿਨਤਿ ਬੋਲਤਿ ਬਚ ਦੋਊ। 

ਨਿਯਰਾਨੀ' ਤਲਵੰਡੀ ਸੋਊ। 

ਹੋਂ ਤੋ ਚਲਿ ਆਯੋ ਨਿਜ ਸਦਨਾ। 

ਪੁਰਿ ਨ ਪ੍ਰਵੇਸ਼! ਪੰਕਜ _ਬਦਨਾ 

॥੧੪॥ 

ਏਕ ਤਾਲ ਜਲ ਹੀਨ ਜੁ ਦੂਰੀ। 

ਤਹਿਂ ਬੈਸੇ ਬੈਸਕ ਜਿਨ ਰੂਰੀ। 

ਸੁਨਯੋ ਜਬਹਿ ਆਯੋ ਘਰਿ ਬਾਲਾ। 

ਭਯੋ ਹਉਲ ਕਾਲੂ ਤਤਕਾਲਾ ॥ ੧੫॥ 

ਦਾਸ ਪਠਾਇ ਮੁਝਹਿ ਬੁਲਵਾਯਾ। 

ਕੂਰ ਬਿਲੋਕਤਿ' ਬਚਨ ਅਲਾਯਾ। 

“ਕਹਾਂ ਕਾਰਖਿਕ, ਨਾਨਕ ਕਹਿੰਵਾ? 

ਤਜਯੋ ਸੰਗ ਕਿਉ ਪਾਛੇ ਰਹਿਵਾ? 

॥੧੬॥ 

ਬਨਜਯੋ ਬਨਜ ਕਿਧੌ” ਤੁਮ ਨਾਹੀਂ? 

ਬਿਨ ਦਿਯ ਸੁਧ ਗਾ! ਨਿਜ ਘਰ ਮਾਂਹੀ। _'ਚਲਾ ਗਿਓਂ। 
ਕਿਹ ਨਗਰੀ ਮਹਿ ਤਿਹ ਕੋ ਛੋਰਾ? 

ਰੁਠ ਰਹਯੋ ਕਿਉ ਤੈ' ਨ ਬਹੋਰਾ!?”” 'ਜੇ) ਰੁੱਸ ਰਿਹਾ ਸੀ ਤਾਂ ਤੂੰ ਕਿਉ' ਨਹੀਂ ਮੋੜ 
॥੧੭॥ ਆਂਦਾ। 

ਅਸ ਬਚ ਸੁਨਿ ਕੈ' ਗਿਰਾ ਉਬਾਚੀ£। _ 'ਪਾ:ਮੈਂ। “ਪਾ:-ਉਚਾਰੀ। 
ਜਸ ਬਿਧਿ ਬਿਤੀ ਬਤਾਈ ਸਾਚੀ'। “ਪਾ:-ਸਾਰੀ। 

“ਇਕ ਕਾਨਨ' ਮੈ' ਹੁਤੇ ਫਕੀਰਾ। 'ਜੰਗਲ। 

ਚਲੇ ਜਾਤਿ ਬੈਸੇ ਤਿਨ ਤੀਰਾ! ॥੧੮॥ _ 'ਬੈਠ ਗਏ ਉਨ੍ਹਾਂ ਪਾਸ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 307 





ਕਛੁਕ ਪਰਸਪਰ ਬੋਲਨ ਕੀਨਾ। 

ਭੋਜਨ ਹਿਤ ਤਿਨ ਕੋ ਧਨ ਦੀਨਾ। 
ਕਹਿਨ ਲਗੇ ਪਿਤ ਆਇਸੁ ਜੈਸੀ। 
ਭਲੇ ਬਨਜੇ ਕੀ ਕੀਨੀ ਤੈਸੀ ॥੧੯॥ 
ਦੇ ਕਰਿ ਦਰਬ ਘਰਨ ਮੁਰਿ ਆਏ। 
ਨਗਰ ਵਹਿਰ ਬੈਸੇ ਕਿਸਥਾਏ। 

ਕ੍ਰੌਧ ਕਰਨ ਤੁਮ ਤੇ ਡਰ ਧਰਿ ਕੈ। 
ਸਦਨ ਨ ਆਏ ਇਹੈ ਬਿਚਰਿਕੈ”` 
॥੨੦॥ 

ਅਸ ਸੁਨਿ ਕਾਲੂ ਕ੍ਰੋਧ ਨ ਥੋਰਾ। 
ਪਰਸਤਿ ਘਿ੍‌ਰਿਤ, ਜਜੋ' ਪਾਵਕ” ਜੋਰਾ। __'ਪਿਉਂ ਨੂੰ ਛੂਹ ਕੇ ਜਿਵੇਂ ਅੱਗ। 
ਕਹੈ ਕਿ “ਮੁਝ ਕੋ ਦੇਹੁ ਬਤਾਈ। 
ਚਲਹੁ ਸੰਗ _ਬੈਸਯੋ ਜਿਹ _ਥਾਂਈ 


॥੨੧॥ 
ਮੁਖ ਤੇ ਬੋਲਿਤ ਗਿਰਾ ਕਠੋਰਾ। 
ਲੇ ਮੁਝ ਸੰਗ ਚਲਯੋ ਤਿਨ ਓਰਾ। 


ਸੁਨੀ ਮਾਤ ਸਭਿ ਧਨ ਕੀ ਗਾਥਾ”। 'ਕਥਾ। 
ਖੋਜਨਗਾ' ਕਾਲੂ ਰਿਸਿ ਸਾਥਾ?” '੨੨॥ _ 'ਢੁੰਡਣ ਗਿਆ। 'ਗੁੱਸੇ ਨਾਲ। 
ਤੁਰਤ ਤਬਹਿ ਤਨਿਯਾ£ ਕੋ ਭੇਜਾ। __'ਛੇਤੀ। ਪੁੱਤ੍ਰੀ (ਬੀਬੀ ਨਾਨਕੀ) ਨੂੰ। 
ਪਤਿ ਰਿਸ ਤੇ ਉਠਿ ਧਰਕ ਕਰੇਜਾ?। _ 'ਪਤੀ ਦੇ। “ਕੰਬਣ ਲੌਗਾ ਕਾਲਜਾ। 
ਬਹੁਰੋ ਦਾਸੀ ਦਾਸ ਪਠਾਏ। 

ਹਿਤ ਬਿਲੋਕਨੇ ਲੋਕ ਸਿਧਾਏ ॥੨੩॥ 

ਬਹਿਰ ਜਾਇ ਪਿਖਿ ਜਲ ਬਿਨ ਤਾਲਾ। 

ਬੈਸੇ ਨੀਵ ਸਥਾਨ ਕ੍ਰਿਪਾਲਾ। 

ਅਵਿਲੋਕਜਯੋ ਕਾਲੂ! ਜਿਹ ਕਾਲਾ”। ਵੇਖਿਆ ਬਾਬੇ ਕਾਲੂ ਨੇ। “ਜਿਸ ਵੇਲੇ। 
ਬੋਲਤਿ _ਭਾ _ਦੁਰਬਚਨ _ਬਿਸਾਲਾ 

॥੨੪॥ 

ਗਹਿ ਕਰ ਬੂਝਤਿ' ਰਿਸ ਕਰਿ ਭਾਰੀ। __'ਪੁਛਿਆ। 

“ਕਹਾਂ ਕਾਰਖਿਕ'? ਸਦਨ ਉਜਾਰੀ?! _'ਰੁਪਯੇ ਕਿਥੇ ਹਨ। “ਘਰ ਉਜਾੜੂ ! 
ਕਹਾਂ ਬਨਜ ਜੋ ਤੈਂ ਕਰਿ ਲਯਾਯੋ ? 

ਘਰ ਜਨਮਯੋ ਮਮ ਨਾਮ _ਗਵਾਯੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 308 





॥੨੫॥ 

ਸੁਨਿ ਕਮਲਾਨਨ ਤੂਸ਼ਨ ਠਾਨੀ”। 

ਪਿਤ ਬੁਲਾਇ, ਨਹਿ ਬੋਲਤਿ ਬਾਨੀ। 

ਯਾਂ ਤੇ ਅਧਿਕ ਕ੍ਰੋਧ ਕਰਿ ਕਾਲੂ ॥ 

ਕਰੀ ਤਾੜਨਾ ਤ੍ਰਾਸ ਬਿਸਾਲੂ ॥੨੬॥ 

(ਕਾਲੂ ਜੀ ਨੇ ਚਪੇੜਾਂ ਮਾਰਨੀਆਂ) 

ਦਹਿਨ ਹਾਥ ਤੇ ਬਾਮ ਕਪੋਲਾ'। /ਖੱਬੀ ਗੱਲ੍ਹ ਤੇ। 

ਹਨੇ ਤਮਾਚੇ ਬਲ ਸੋ ਤੋਲਾ। 

ਬਾਮ ਹਾਥ ਤੇ ਦਹਿਨ ਗੰਡਸਥਲਾਂ। 'ਗੱਲ੍ਹ ਤੇ (ਪੁੜ ਪੁੜੀ ਕੋਲ)। 

ਹਨੇ ਚਪੇਟਨ ਰਿਸ ਕਰਿ ਨਿਜ ਬਲ 

॥੨੭॥ 

ਸ਼ੀ ਨਾਨਕ ਕੇ ਨੈਨਨ ਨੀਰਾ”। ਅੱਖਾਂ ਵਿਚੋਂ ਪਾਣੀ। 

ਨਿਕਸ ਚਲਯੋ ਜਿਉ ਮਾਨੀ ਪੀਰਾਂ। ਨੋ' ਪੁਤੀਤ ਕੀਤੀ ਹੈ ਪੀੜ। 

ਮਨਹੁ ਮੀਨ” ਦੋ ਪੀ ਕਰਿ ਪਾਨੀ। 'ਸੱਛ। 

ਬਮਨਤਿ ਸੋ ਅਸ ਪਰਿਹੀ ਜਾਨੀ! 'ਉਲਟ ਰਹੇ ਹਨ (ਪਾਣੀ) ਐਉ' ਜਾਣਿਆ ਪੈਂਦਾ 

॥੨੮॥ ਹੈ। 

ਭਰੇ ਕਮਲ ਦਲ ਜਲ ਜਿਉਂ ਸੋਭਾ। 

ਬੁੰਦਨ' ਪਰ ਮੁਕਤਾ ਛਬਿ ਲੋਭਾ”। ਅੱਖਾਂ ਦੇ ਜਲ ਦੀਆੰ) ਬੂੰਦਾਂ (ਦੀ ਸ਼ੋਭਾ ਇਉੱ 
ਹੈ ਕਿ)। “ਉਨ੍ਹਾਂ ਪਰ ਮੋਤੀਆਂ ਦੀ _ਛਬੀ 
ਲੁਭਾਇਮਾਨ ਹੋ ਰਹੀ ਹੈ। 

ਸੋਹਤ ਪਰਿ ਗਏ ਨੀਲ ਕਪੋਲਾ”। 'ਗਲ੍ਹਾਂ ਪਰ ਨੀਲ ਪਏ ਐਉਂ' ਸੋਂਹਦੇ ਹਨ। 

ਜਿਉ ਉਤਪਲ ਪਰ!" ਅਲਿਨ ਅਡੋਲਾ? 'ਕਵਲਾਂ ਉਤੇ। “ਭੌਰੇ ਟਿਕ ਰਹੇ ਹਨ। 

॥੨੯॥ 

ਕਿਧੋੱ ਹੁਤੋ ਅਕਲੰਕ ਮਯੰਕਾ”। 'ਕਲੌਕ ਰਹਿਤ ਚੰਦ੍ਮਾਂ। 

ਮ੍ਰਿਗਛਾਲਾ ਤੇ ਭਯੋ ਸੁਅੰਕਾ'। ਮ੍ਰਿਗ ਦੀ ਛਾਯਾ ਦਾ ਵਿਚ ਨਿਸ਼ਾਨ ਪੈ ਗਿਆ ਹੈ। 

ਪਹੁੰਚੀ ਨਿਕਟ ਨਾਨਕੀ ਤੂਰਨ। 'ਪਾਸ। 

ਪਿਤ ਕਰ ਗਹਜਯੋ?, ਜੁ ਰਿਸ ਮੈਂ` ਪੂਰਨ 'ਪਿਤਾ ਦਾ ਹੱਥ ਫੜ ਲਿਆ। 

॥੩੦॥ 

ਬਹੁਰ ਬਿਲੋਕਨ' ਲੋਕ ਜਿ ਆਏ। 'ਵੇਖਣ ਲਈ। 

ਬਰਜਜਯੋ! ਬਹੁਤਿ ਭਾਂਤਿ ਸਮਝਾਏ। 'ਹਟਕਿਆ। 

ਸੁਖਸਾਗਰ ਕੋ ਲੇ ਨਿਜ ਸੰਗਾ। 

ਨਰ ਪੌਂਛਤਿ' ਮੁਖ ਪ੍ਰੇਮ ਉਮੰਗਾ` 'ਪੁੰਝਦੇ ਹੋਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੩੧॥ 

ਮਿਰਿਦੁਲ ਗਿਰਾ ਕਹਿ ਦੇਤਿ ਦਿਲਾਸਾ। 

ਮੰਦ ਮੰਦ ਗਮਨੇ ਪੁਰਿ ਆਸਾ'। 

ਮਾਤ ਬਿਲੋਕਤਿ ਲੋਚਨ ਲਾਈ। 

ਪੂਰਨ ਪਰਮ ਵਹਿਰ ਪੁਰਿ ਆਈ 

॥੩੨॥ 

ਸਜਲ ਬਿਲੋਚਨ' ਸੁਤਹਿ? ਬਿਲੋਕੀ। ਹੰਝੂ ਭਰੀਆਂ ਅੱਖਾਂ। “ਪੁੱਤਰ ਨੂੰ। 
ਭਈ ਪ੍ਰੋਮ ਕੀ ਉਮਗ ਅਰੋਕੀ'॥ ਨਾ ਰੁਕਣ ਵਾਲਾ ਉਛਾਲ। 
ਕੰਠ ਲਗਾਇ ਨੈਨ ਭਰਿ ਆਏ। 

ਅੱਸੂ ਸੰਗ ਸੁਤ ਅੰਗ? _ਭਿਗਾਏ_'ਹੰਝੂਆਂ ਨਾਲ। 'ਪੁੱਤਰ ਦੇ ਅੰਗ। 
॥੩੩॥ 

ਆਨਿ ਸਦਨ ਮਹਿਂ ਬਦਨ ਨਿਹਾਰੀ। 

ਪੈਂਛਤਿ ਚਾਰੁ ਬਿਲੋਚਨ ਬਾਰੀ। 

“ਸੁਤ ਨ ਕਰਹੁ ਕਾਰਜ ਅਬ ਕੋਊ। 

ਬਿਚਰਹੁ' ਪੁਰਿ ਮਹਿਂ_ ਸ੍ਹੇਛਾ” ਹੋਊ 

॥੩੪॥ 


ਜੇ ਨ ਕਰਹੁਗੇ ਕੋ ਬਿਵਹਾਰਾ। 

ਨਹਿ ਬਿਗਰੈ ਕਛੁ, ਹੋਇ ਨ ਰਾਰਾ”। 
ਸਦਨ ਦੀਨ ਸੁਖ ਸਰਬ ਬਿਧਾਤਾ। 
ਬੈਠੇ _ਸਦਾ ਰਹਹੁ ਰੰਗਿ _ਰਾਤਾ? 


॥੩੫॥ 

ਕੇਤਿਕ ਮਾਨਵ ਦੇਖਨ ਹਾਰੇ। 

ਜਸਪਦ! ਗਏ ਰਾਇ ਕੇ ਦ੍ਰਾਰੇ। 

ਜਹਿੰ ਬੈਸਯੋ ਨਿਜ ਸਭਾ ਲਗਾਈ। 

ਤਹਾਂ ਜਾਇ ਸਭਿ ਬਾਤ ਸੁਨਾਈ 

॥੨੬॥ 

“ਬੀਸ ਰਜਤਪਣ' ਕਾਲੂ ਨੌਦਨ। 'ਵੀਹ ਰੁਪੱਯੇ। 

ਦੀਨੇ ਸੰਤਨ ਕੋ ਕਰਿ ਬੰਦਨ। 

ਦਯਾ ਯੂਕਤਿ' ਜਿਹ' ਮਿਦ੍ਲ? ਸੁਭਾਉ। _'ਦਇਆ ਵਾਲਾ। “ਕੋਮਲ। 'ਪਾ:-ਜਿਨ। 
ਨਗਨ! ਛੁਧਾਤੁਰ” ਪਿਖਿ ਨ ਸਕਾਊ” 'ਨੰਗਾ। “ਭੁੱਖਾ। “ਵੇਖ ਨਹੀਂ ਸਕਦੇ। 
॥੩੭॥ 


309 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 310 


ਕਾਲੂ ਹਨੇ ਚਪੇਟਨ ਜੋਰਾ'। 

ਅਤਿ ਤ੍ਰਾਸਤਿ! ਜਿਹ ਤਰਸ ਨ ਥੋਰਾ। ` 

ਸੁਨਤਿ ਕਾਨ ਇਵ ਰਾਇ ਬੁਲਾਰਾ। 

ਸ਼ੀ ਨਾਨਕ ਜਿੰਹ ਕੋ ਬਹੁ _ਪਯਾਰਾ 

॥੩੮॥ 

ਪ੍ਰੀਤਿ ਸੰਗ ਹਿਰਦਾ ਪਰਿ ਪੂਰਨ। 

ਦਾਸ ਬੁਲਾਇ ਪਨਠਾਯੋ ਤੂਰਨ। 

“ਕਮਲ ਨੈਨ ਆਨਹੁ ਮੁਝ ਐਨਾ। 

ਕਾਲੂ ਸਹਿਤ ਜਿਸੇ ਹਰਿ ਭੈ ਨਾ!” 

॥੩੯॥ 

ਅਸ ਕਹਿ ਕ੍ਰੋਧ ਅਧਿਕ ਮਨ ਛਾਵਾ। 

ਫਰਕਤਿ ਅਧਰ' ਰਿਦੈ ਦੁਖ ਪਾਵਾ। 

ਸੀਤਲ! ਸਾਸ ਲੇਤਿ ਬਹੁ ਬਾਰੀ। 

-ਮਮ ਪੁਰਿ ਹੋਤਿ ਅਵੱਗਯਾ ਭਾਰੀ 

॥੪੦॥ 

ਕਲਾਵਾਨ, ਕਲਹੀਨ! ਕ੍ਰਿਪਾਲਾ। 'ਕਲਪਨਾਂ ਰਹਿਤ। 
ਹੈ ਤਾਂ ਕੋ ਤ੍ਰਿਸਕਾਰ' ਬਿਸਾਲਾ। 'ਨਿਰਾਦਰ। 
ਲਾਗਹਿ ਮੁਝ ਸਰੀਰ ਸਭਿ ਦੋਸ਼ੂ-। 

ਅਸ ਬਿਸੂਰ! ਉਰ? ਸਰਸਤਿ ਰੋਸੂ? 'ਝੂਰਦਿਆਂ। “ਰਿਦੇ ਵਿਚ। 'ਵੱਧ ਰਿਹਾ ਹੈ ਗੁੱਸਾ। 
॥੪੧॥ 

ਸੁਖ ਸਾਗਰ ਕੋ ਲੇ ਕਰਿ ਦਾਸਾ। 
ਪਹੁੰਚਯੋ ਤਬ ਬੁਲਾਰ ਕੇ ਪਾਸਾ। 

ਪ੍ਰੇਮ ਰੂਪ ਪੂਰਨ ਉਰ ਬਾਰਾ”। 'ਜਲ। 
ਲੋਚਨਦਰ _ ਜਨੁ! _ਛੁਟਯੋ _ਫੁਹਾਰਾ 'ਅੱਖਾਂ ਰਾਹੀਂ ਮਾਨੋ'। 
॥੪੨॥ 

ਭਏ ਜਲਜ' ਤੇ ਜਲਦ? ਸਜਲ ਸੋ। /ਕਮਲ (ਨੇਤਰ)। “ਬਦਲ। 'ਸਮੇਤ ਜਲ ਦੇ। 


ਨਿਜ ਧਾਰਾ ਗੇਰਤਿ ਤਲ ਥਲ ਸੋ?। ।ਉਹ ਬਦਲ) ਡੇਗਦੇ ਹਨ ਆਪਣੀ ਧਾਰਾਂ ਹੇਠਾਂ 
ਜ਼ਮੀਨ ਪਰ। 


ਤੂਰਨ! ਤਜਿ ਕਰਿ ਉਠਜੋ ਪ੍ਰਯੰਕਾ”। __ 'ਛੇਤੀ। “ਪਲੈਘ। 

ਕਰਿ ਸਤਿਕਾਰ! ਲੀਨ ਭਰਿ ਅੰਕਾ? 'ਆਦਰ ਕਰਕੇ। “ਜੱਫੀ ਪਾ ਲਈ। 
॥੪੩॥ 

ਗਦਗਦ ਗਿਰਾ ਅੱਸੂ ਬਹਿ ਬਾਰੀ। 3੨ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 








ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 311 


ਅੰਗ ਭਿਗੋਏ ਕਰੁਨਾ ਧਾਰੀ। 

ਬੋਲਨ ਚਹਿਤਿ ਨ ਆਵਤਿ ਬਾਨੀ। 

ਮਹਾਂ ਮੋਹ ਮੈ' ਮਤਿ ਲਪਟਾਨੀ ॥੪੪॥ 

ਨਿਕਟ ਜਿ ਨਰ ਕਰੁਨਾ ਮਨ ਠਾਨਹਿਂ। 

ਕਾਲੂ ਕੌ ਕੁਸ਼ੀਲ' ਪਹਿਚਾਨਹਿਂ। ਕਰੜੇ ਸੁਭਾ ਵਾਲਾ। 

ਰਾਇ ਸੁਨਾਇ ਬਚਨ ਕਹਿ ਨਿੰਦਹਿਂ। 

-ਕੁਰ ਕਰਮ! ਕੀਨੋ- ਮਨ ਬਿੰਦਹਿਂ?' 'ਮਾੜਾ ਕੰਮ। ਸਾਰੇ) ਸਮਝਦੇ ਹਨ। 'ਪਾ:-ਮਤਿ 
॥੪੫॥ ਮੰਦਹਿ। 

ਨੀਲ ਕਪੋਲ ਬਿਲੋਕਤਿ ਲੋਚਨਾ। 'ਗੱਲ੍ਹਾਂ ਤੇ ਪਏ ਨੀਲ ਅੱਖੀਂ ਵੇਖ ਕੇ। 
ਮ੍ਰਿਦੁਲ' ਲਖਹਿ? ਕਰ ਅੱਸ਼ੂ ਮੋਚਨ”। _'ਕੁਲੇ। 'ਸਮਝਕੇ। 'ਹੰਝੂ ਕੇਰਦਾ ਹੈ। 
ਧਰਿ ਧੀਰਜ ਉਰ ਰਾਇ ਬੁਲਾਰੂ। 

ਪਰਖ _ਸਮਰਖਹਿ _ਕੀਨਿ _ਉਚਾਰੂ! 'ਕਠੋਰ ਬਚਨ ਗੁੱਸੇ ਨਾਲ ਆਖੇ। 
॥੪੬॥ 

“ਕਾਲੂ ਕਲਹੀ' ਕੂਰ? ਕਠੋਰਾ। 'ਲੜਾਕਾ। “ਨਿਰਦਈ। 

(ਰਾਇ ਬੁਲਾਰ ਦਾ ਕਾਲੂ ਜੀ ਉਤੇ ਰੋਸ) 

ਏਕ ਨ ਮਾਨਜੋ ਤੈ' ਬਚ ਮੋਰਾ। 





ਕਰੁਨਾਹੀਨ, ਕੁਸ਼ੀਲ, ਕੁਢਾਲੀ'। 'ਮਾੜੇ ਤਰੀਕੇ ਵਾਲਾ। 
ਸੁਧ ਪਰਲੋਕ _ਰਿਦਾ ਤਵ! ਖਾਲੀ _'ਪਰਲੋਕ ਦੀ ਖਬਰ ਤੋ ਤੇਰਾ ਰਿਦਾ। 


॥੪੭॥ 

ਦਿਨਪੁਤਿ' ਬ੍ਰਿੱਧਤਿ” ਮਨ ਧਨ ਲੋਭਾ। __'ਹਰ ਰੋਜ। “ਵੱਧਦਾ ਹੈ। 

ਸੁਤ ਸੁਸ਼ੀਲ ਕੀ ਲਖਤਿ ਨ ਸ਼ੋਭਾ। 

ਸੁਖ ਇਸ ਲੋਕਹਿ ਦੀਨ ਬਿਸਾਰੀ। 

ਜਿਨ ਪੁਲੋਕ ਪਰ _ਡੀਠ! ਸੁਧਾਰੀ 'ਨਜ਼ਰ। 

॥੪੮॥ 

ਅਸ ਸੁਤ ਉਚਿਤ! ਨ ਤਵ ਘਰ ਮਾਂਹੀ। _'ਲਾਇਕ। 

ਛੱਤੀ ਬਰਨ ਕਰਮ ਤਸ' ਨਾਂਹੀ। 'ਵੈਸੇ। 

ਕਲਪ ਬ੍ਰਿੱਛ ਜਿਉ ਨਿਪਜਹਿ ਮਾਰੂ'। ਪੈਦਾ ਹੋਵੇ ਰੇਤ ਥਲੇ। 

ਜਿਉਂ ਸੰਬਕ! ਤੇ ਮੁਕਤਾ? _ਚਾਰੁ _'ਫਲੀ। [ਸੰਸ: ਸਿੰਬਾ, ਸਿੱਬਿਕਾ ਦਾਲ ਮਟਰ 

॥੪੯॥ __ ਆਦਿ ਦੀ ਫਲੀ, ਮੂੰਗਫਲੀ] (ਅ) ਏਥੇ ਸੰਬਕਾ 
ਦਾ ਅਰਥ-ਸਿੱਪੀ-ਕਰਨਾ ਪਿਛਲੀ ਤੁਕ ਤੇ ਅੱਗੇ 
ਪਏ ਪਦ-ਅਜੋਗ ਬਿਧਿ-ਨਾਲ ਫਬਦਾ ਨਹੀਂ। 
2ਮੋਤੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 312 


ਤਿਉ ਅਜੋਗ ਬਿਧਿ ਮੈ ਲਖਿ ਲੀਨੀ। 

ਈਸ਼ਰ ਕੀ ਗਤਿ ਪਰਹਿ ਨ ਚੀਨੀ!। ” 
ਲੌਜਤਿ' ਕਾਲੂ ਸਭਾ ਮਝਾਰਾ”। 

ਪੁਨ _ਬੁਲਾਰ ਸੋ ਬਚਨ _ਉਚਾਰਾ 

॥੫੦॥ 

“ਮੁਝ ਸੋਂ ਕਰਤਿ ਅਧਿਕ ਤੁਮ ਰੋਸੂ। 

ਰਿੰਦੈ ਬਿਚਾਰੋ ਕਿਹ ਕੇ ਦੋਸ਼ੂ। 

ਬਨਜ ਹੇਤ ਘਰ ਤੇ ਦਿਯ! ਦਰਬਾ। 'ਦਿੱਤਾ। 

ਜਾਇ ਫ਼ਕੀਰਨ _ਅਰਪਜੋ' _ਸਰਬਾ_'ਦੇ ਦਿੱਤਾ। 'ਪਾਠਾਂਤੂ-ਅਰਚਜੋ। 





॥੫੧॥ 

ਵਹਿਰ ਨਗਰ ਤੇ ਬੈਸਜੋ ਦੁਰਿ ਕੈ”। 'ਛੁਪਕੇ। 

ਉਤਰ ਦੀਨੋ ਕੋ ਘਰ ਮੁਰਿ ਕੈ। 

ਬਾਲੇ ਕਹੀ ਹਕੀਕਤ ਸਾਰੀ। 

ਤਹਿ ਬੈਸਸੋ ਸਰ ਜਹਿਂ ਬਿਨ ਬਾਰੀ! ਤਾਲਾਬ ਵਿਚ, ਜੋ ਹੈ ਬਿਨ ਪਾਣੀ ਤੋ'। 
'੫੨॥ 

ਜਬ ਕੋ ਜਨਮਜਯੋ ਸੁਰਤ ਸੰਭਾਰਾ'। ਹੋਸ਼ ਸੰਭਾਲੀ। 


ਕਈ ਬਾਰ ਇਉ ਸਦਨ ਉਜਾਰਾ। ? 

ਸੁਨਿ ਬੁਲਾਰ ਪੁਨ ਗਿਰਾ ਬਖਾਨੀ'। 'ਬਾਣੀ ਕਹੀ। 

“ਤਵ ਉਰ ਪਾਹਨ, ਨਿੰਦਾ ਠਾਨੀ 'ਪੱਥਰ ਹੈ। 

॥੫੩॥ 

ਪੁੱਤੁ ਨੇਹਾ, ਨਹਿਂ ਭੈ ਜਗਤੇਸ਼ਾ”। ਨਾਂ ਹੈ ਪੁੱਤ੍ਹ ਦਾ ਮੋਹ। 'ਤੇ ਨਾਂ ਹੈ ਜਗਤ ਦੇ 
ਈਸ਼ਰ ਦਾ ਭੈ। 

ਪਰਮਾਰਥ ਕੀ ਸੁਮਤਿ' ਨ ਲੇਸ਼ਾ?। ਚੰਗੀ ਬੁੱਧੀ। “ਰੰਚਕ ਮਾਤ ਨਹੀਂ। 

ਲੋਭ ਲਹਿਰ ਉਰ ਸ਼ਰਧਾ ਖਾਲੀ। 

ਅਜ਼ਮਤ!' ਸਮਝਤਿ ਚਿਤ ਨ ਬਿਸਾਲੀ”' "ਵੱਡੀ _ਕਰਾਮਾਤ। 'ਸ਼ਰੇਸ਼ਟ। _'ਪ:-ਅਜ਼ਮਤ 

॥੫੪॥ ਨਾਹਿੰਨ ਜਾਨ ਬਿਸਾਲੀ। 

ਬਰ! ਪਾਰਸ ਘਰ ਪਰਹਰਿ ਉਰ ਤੇ?। _ ਸ੍ਰੇਸ਼ਟ ਪਾਰਸ ਘਰ ਦਾ ਦਿਲੋਂ ਭੁਲਾਕੇ। “ਪਰਾਏ 
ਪਾਸੰ। 

ਚਾਹਤਿ ਫਿਰਤਿ ਸੁ ਕੌਡੀ ਪਰ ਤੇ। ਕੰਗਾਲ। 

ਜਿਉ ਅਜਾਨ ਕੋ ਪਰਾਪਤਿ ਹੀਰਾ। 

ਕਿਉਂ ਸੁਖ ਪਾਵਹਿ ਰੰਕ! ਅਧੀਰਾ_ 'ਮੈਂ) ਸਮਝਦਾ ਹਾਂ। 

॥੫੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 313 


ਸ਼ੀ ਨਾਨਕ ਤਨ ਧਰਿ ਘਰ ਹਿੰਦੂ। 

ਤੁਰਕ ਜਨਮ ਅਪਨੋ ਮਨ ਬਿੰਦੁ। 'ਕਵਲ ਵਤ ਚਰਨ ਵਾਲੇ ਮੁਕਤੀ ਦਾਤੇ ਨੂੰ ਜੇ ਮੈ' 

ਦਲ ਬੇ ਆਪਣੇ ਘਰ ਰੱਖਾਂ ਤਾਂ ਨਾ ਮੁਨਾਸਬ (ਔਖੀ) ਗਲ 
ਹੈ। 





ਅਸਮੰਜਸ ਹੂ ਹੈ ਨਿਜ ਸਦਮਾ। 

ਰਾਖੋ ਜੇ ਮੁਕੰਦ ਪਦ ਪਦਮਾ ॥੫੬॥ 

ਧਨ ਤ੍ਰਿਸ਼ਨਾ ਕਾਲੂ ਉਰ ਤੇਰੇ। 

ਇਨ ਕੋ ਖਰਚ ਲੇਹੁ ਘਰ ਮੇਰੇ। ? 

ਅਸ ਕਹਿ ਦਾਸ ਪਠਾ ਤਤਕਾਲਾ। 

ਜਹਿਂ ਰਾਨੀ _ ਖੋਖਰ! _ ਮਧਸਾਲਾ? "ਖੋਖਰ ਜਾਤਦੀ!। “ਘਰ ਦੇ ਵਿੱਚ ਸੀ। 
॥੫੭॥ 

ਬੀਸ ਰਜਤਪਣ ਆਨ ਸੁ ਦੀਨੇ। 

ਲੀਨਿ ਨ੍ਿਪਤ ਨਿਜ ਪਾਨ ਪੁਬੀਨੇ?। __'ਆਪਣੇ ਹੱਥ ਵਿਚ। “ਚਤੁਰ ਰਾਜੇ ਨੇ। 
ਜਬਹਿ!' ਦੇਨ ਲਾਗਯੋ ਕਰ? ਕਾਲੂ। ਜਦੋਂ1 “ਹੱਥ ਵਿੱਚ। 

ਨੈ _ਕੈ _ਬੋਲਯੋ _ਲਜਤਿ! _ਬਿਸਾਲੂ _'ਸ਼ਰਮਿੰਦਾ। 


॥੫੮॥ 
“ਨਹੀਂ ਬਿਸੂਰਤਿ/ ਮੈਂ ਇਹ ਦਰਬਾ। __ 'ਝੁਰਦਾ। 


ਕਰਤਾ ਸਦਾ ਕੁ ਕਾਰਜ!' ਸਰਬਾ। ਮਾੜੇ ਕੰਮ। 
ਮੁਝ ਪਾਛੇ ਨਿਜ ਘਰ ਬਿਵਹਾਰਾ। 

ਕਿਉ ਨਿਰਬਾਹਹਿ ਕਰਹੁ _ਬਿਚਾਰਾ 

॥੫੬॥ 

ਤੁਮ ਜੋ ਦੇਨਿ ਦਰਬ ਅਬ ਲਾਗੇ। 

ਸਰਬ ਸੂਖ ਦੀਨੇ ਕਿਨ ਆਗੇ। 

ਤਵ ਪ੍ਰਤਾਪ ਸਭਿ ਕੁਛ ਮੁਝ ਸਦਨਾ। 

ਤਵ ਪੁਸਾਦ ਕਰਿ ਦਾਰਿਦ ਰਦਨਾ?” 'ਕਿਰਪਾ। “ਦਰਿਦਰ ਦੂਰ ਹਨ। 
॥੬੦॥ 

ਕਹਯੋ ਰਾਇ “ਅਬ ਤੋਂ ਇਹ ਲੀਜੈ। 

ਬਹੁਰੋ ਯਾਂ ਬਿਧਿ ਕਾਰਜ ਕੀਜੈ। 

ਅਸਨ ਬਸਨ ਤੇ ਖਰਚ ਜੁ ਸਰਬਾ। 

ਮਮ ਢਿਗ' ਤੇ ਗਿਨ ਕਰਿ ਲਿਹੁ ਦਰਬਾ 

॥੬੧॥ 

ਸੁਤ ਕੀ ਮਹਿੰਮਾ ਲਖਿ ਨ ਸਕਾਯਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 314 


ਦਰਬ ਲੋਭ ਹਿਰਦਾ ਬਿਰਮਾਯਾ'। ਭਰਮ ਰਿਹਾ ਹੈ। 

ਧਨ ਆਨਹਿ' ਜਾਨਹਿ ਸੁਖਦਾਯਕ। ਜੇ ਧਨ ਲੈ ਆਵੇ, ਤਾਂ ਨੂੰ (ਇਨ੍ਹਾਂ ਨੂੰ)। 

ਸਤਿਪੰਥੀ' ਕੋ _ਕਹਿਤ _ਨਲਾਯਕ_'ਸੱਚੇ ਮਾਰਗ ਟੁਰਨ ਵਾਲੇ ਨੂੰ। 

॥੬੨॥ 

ਭਗਤ ਜਗਤ ਕੀ! ਰਹਤਿ ਅਜੁਕਤੰ2। __'ਭਗਤਾਂ ਦੀ ਤੇ ਜਗਤ ਦੀ। “ਨਾ ਜੁੜਨ ਵਾਲੀ 
ਰਹਤ ਹੈ। 

ਇਕ ਧਨ ਗਾਹਕ! ਇਕ ਲੇ ਮੁਕਤੰ?। __'ਜਗਤ) ਧਨ ਦਾ ਗਾਹਕ। “ਭਗਤ) ਮੁਕਤੀ ਦੇ 
ਗਾਹਕ ਹਨ। 


ਗਯੋ ਦਰਬ ਜਾਨਯੋ ਨਿਜ ਜੇਤੋ”। 'ਜਿਤਨਾ। 

ਮੋਹਿ ਨਿਕਟ” ਤੇ _ਲੇਵਹੁ _ਤੇਤੋ” 'ਪਾਸੋ! 

॥੬੩॥ 

ਰਾਇ ਦੇਤਿ ਸੋ ਲੇਤਿ ਨ ਕਾਲੂ। 

ਭਯੋ ਪਰਸਪਰ ਕਹਿਨ ਬਿਸਾਲੂ। 

ਨ੍ਿਪਤਿ ਅਮਾਤਯ! ਬਾਤ ਮੁਖ ਭਾਖੀ। _ 'ਰਾਜੇ ਦੇ ਵਜ਼ੀਰ ਨੇ। 
“ਆਇਸੁ!' ਰਾਇ ਮੰਨ _ਅਭਿਲਾਖੀ 'ਆਗਜਾ। 
॥੬੪॥ 

ਬਾਰ ਬਾਰ ਨਹਿ ਫੇਰ! ਕਰੀਜੈ। /ਮੋੜ। 





ਬਿਨ ਬਿਚਾਰ ਬਚ ਬ੍ਰਿਧਨ' ਮਨੀਜੈ। __ ਬਿਨਾ ਸੋਚੇ ਵੱਡਿਆਂ ਦੀ ਗਲ ਮੰਨ ਲੈਣੀ 


ਚਾਹੀਦੀ ਹੈ। 
ਕਬਹੁ ਨ ਝਿਰਕਹੁ ਉਤਪਲ ਲੋਚਨ। 
ਤਵ ਸੁਤ ਸੰਤ ਕੁਬੰਧ ਬਿਮੋਚਨ!” 'ਖੋਟੇ ਬੰਧਨਾਂ ਤੋਂ ਛੁਡਾਉਣ ਵਾਲਾ ਹੈ। 
॥੬੫॥ 
ਬਹੁਤ ਬਾਰ ਕਹਿ ਰਾਇ ਪ੍ਬੀਨੇ। 
ਨਿਜ ਕਰ ਤੇ ਕਾਲੂ ਕਰ ਦੀਨੇ। 
ਭੂਰ ਬਿਸੂਰਤਿ ਗਮਨਯੋ ਸਦਨਾ। 
ਅੰਤਰ ਬੈਸਯੋ ਲੌਜਤਿ ਬਦਨਾ!' ॥ ੬੬॥ _ 'ਸ਼ਰਮਿੰਦਾ ਮੂੰਹ ਵਾਲਾ। 
ਤਲਵੰਡੀ ਜੇਤੇ ਨਰ ਨਾਰੀ। 
ਸੁਨਿ ਕਰਿ ਕਹਹਿਂ “ਵਡੋ ਬੁਰਿਆਰੀ!। _'ਬੁਰਾ ਹੈ (ਕਾਲੂ)। 
ਪੂਰਬ! ਨਿਰਦੈ ਹੁਇ ਸੁਤ ਮਾਰਾ। /ਪਹਿਲਾਂ। 
ਨ੍ਿਪ ਤੇ ਲੇ ਧਨ ਆਇ ਅਗਾਰਾ! 'ਘਰ। 
॥੬੭॥ 
ਯੂਗਲ!' _ ਕੁਕਰਮ _ਕੀਨਿ” _ ਮਨ 'ਦੋਵੇਂ। “ਸਮਝਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਿੰਦਹਿੰ”। 

ਜਹਿਂ ਤਹਿੰ ਕਾਲੂ ਕੋ ਨਰ ਨਿੰਦਹਿਂ। 
ਪੁਰਿ ਮਹਿ ਸੁਨਿ ਨਿੰਦਾ ਨਿਜ ਸ਼੍ੰਨਾ। 
ਬੋਲ ਨ ਆਵ ਭਯੋ ਮੁਖ ਮੋਨਾ ॥੬੮॥ 
ਦੁਖਤਿ ਰਿਦੈ ਮੈਂ' ਹੂ ਕਰਿ ਭਾਰੀ। 

ਉਰ ਬਿਸੂਰ ਕਰਿ ਭੂਰ ਵਿਚਾਰੀ। 
-ਮਰਨ ਭਲੋ ਜੀਵਨ ਧਿਕ ਮੇਰੋ। 
ਜਹਿੰ ਤਹਿ ਅਪਜਸ' ਭਯੋ _ਘਨੋਰੋ” 
॥੬੯॥ 

ਲੇ ਕਰਿ ਦਰਬ ਬੁਲਾਰ ਅਗਾਰਾ। 

ਜਾਇ ਪਾਸ ਮੁਖ ਬਚਨ ਉਚਾਰਾ। 
“ਭੂਪਤਿ ! ਲੀਜੈ ਅਪਨੋ ਦਰਬਾ। 
ਨਿੰਦਾ ਕਰਤਿ ਨਗਰ ਮਮ _ਸਰਬਾ? 
॥੭੦॥ 

ਕਹਿਤਿ ਨ੍ਿਪਤ ਚਿਤ ਰੋਸ ਬਿਸਾਰੇ?। 
“ਕਮਲਨੈਨ ਤੇ ਲੀਨ ਉਧਾਰੇ। 

ਸੋ ਦੀਨੇ ਜਾਵਹੁ ਨਿਜ ਸ਼ਾਲਾ। 

ਪੁਨ ਨ ਕ੍ਰੋਧ ਕਰਿ ਸੰਗ ਕ੍ਰਿਪਾਲਾ” 
॥੭੧॥ 

“ਜਬ ਕੋ ਜਨਮਯੋ ਇਨ ਸੁਧ ਪਾਈ। 
ਇਕ ਬਿਰਾਟਿਕਾ' ਕਬਿ ਨ ਖਟਾਈ। 
ਆਨਿ! ਕਹਾਂਤੇ? ਦੀਨ ਉਧਾਰਾ? 

ਧਨ ਖੱਟਹਿ ਤੌ ਕਿਉਂ ਹੂਹੈ ਰਾਰਾ!” 
॥੭੨॥ 

“ਸੁਨਿ ਕਾਲੂ ਤੁਝ ਕੋ ਸੁਧ ਨਾਂਹੀ। 
ਮਾਯਾ ਜਿਤੀ ਪਿਖਹੁ ਜਗ ਮਾਂਹੀ'। 


ਸਭਿ ਵਰਤਹਿ ਨਾਨਕ ਅਨੁਸਾਰੀ। 

ਪਤਿ ਰਜਾਇ ਜਿਉਂ” ਪਤਿਬੂਤ ਨਾਰੀ 
॥੭੩॥ 

ਸੰਪਤ ਸਰਬ ਤੁਰੰਗ ਮਤੰਗਾ। 
ਸਯੰਦਨ! ਐਂ ਸੁਖਪਾਲ? ਸੁ ਰੰਗਾ। 


315 





ਗੁੱਸਾ। “ਭੁਲਾਕੇ। 


'ਕੌਡੀ। 
ਲਿਆ ਕੇ। ਕਿੱਥੋਂ। 
'ਝਗੜਾ। 


'ਵੇਖਦਾ ਹੈੱ'` ਜਗਤ ਵਿੱਚ। "ਰਾਇ ਬੁਲਾਰ ਦੀ 
ਇਹ ਸ਼ਰਧਾ ਧਾਰਨ ਯੋਗ ਹੈ। 
/ਪਤੀ ਦੇ ਹੁਕਮ ਵਿੱਚ ਜੀਕੂੰ। 


'ਘੋੜੇ, ਹਾਥੀ। 
।ਰਥ। ?ਪਾਲਕੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 316 


ਔਰ ਜਿ ਮੁਝ ਘਰਿ ਸਭਿ ਵਡਿਆਈ। 

ਕਮਲਨੈਨ ਕੀ __ ਕਰੁਨਾ _ਪਾਈ!? 'ਮੇਹਰ ਨਾਲ ਪ੍ਰਾਪਤ ਹੋਈ ਹੈ। 

॥੭੪॥ 

ਸੋਰਠਾ: 

ਅਸ ਬਿਧਿ ਰਾਇ ਬੁਲਾਰ, ਕਾਲੂ ਕੋ 

ਸਮਝਾਵਈ। 

ਬਰ ਸ਼ਰਧਾ ਉਰ ਧਾਰਿ, ਪਰਮ ਪ੍ਰੇਮ 

ਉਪਜਾਵਈ ॥ ੭੫॥ 

ਦੋਹਰਾ: 'ਮੁਖ ਚੰਦਰਮਾ ਵਰਗਾ। “ਕਾਮ ਵਤ ਛਬੀ ਭਾਵ 

ਬਦਨ ਇੰਦੁ! ਛਬਿ ਮਦਨ ਸਮ? ਅਤੀ ਸੁਹਣੀ। 

ਕਨਦ ਕਲੁਖ' ਦੁਖ ਮੰਦ”। ਨਾਸ਼ ਕਰਤਾ ਪਾਪਾਂ ਦੇ। “ਤੇ ਦੁਖਾਂ ਨੂੰ ਹਰਨ 
ਵਾਲੇ। 

ਸਰੇਛਾ! ਹੋ ਬਿਚਰਤਿ” ਨਗਰ ਆਪਣੀ ਇੱਛਾ ਅਨੁਸਾਰ, ਸੁਤੰਤੁ। “ਫਿਰਦੇ 
ਹਨ। 

ਜਗਤ ਭਗਤ ਦਾਨੰਦਾ ॥ ੭੬॥ 'ਜਗਤ ਦੇ ਭਗਤਾਂ ਦੇ ਅਨੰਦ ਦਾਤਾ (ਗੁਰੂ ਜੀ)। 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਕਾਲੂ, ਰਾਇ ਬੁਲਾਰ” ਪ੍ਰਸੰਗ ਬਰਨਨੰ 

ਨਾਮ ਪੰਚਦਸ਼ਮੋ ਅਧਯਾਯ ॥੧੫॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 317 





੧੬. [ਗੁਰੂ ਅਮਰਦੇਵ ਮੰਗਲ। ਛਾਪ ਲੋਟਾ ਸਾਧੂ ਨੂੰ ਦਿੱਤਾ, ਸੁਲਤਾਨਪੁਰ ਜਾਣਾਂ] 


(ਪਤਝੜ ਰੁੱਤ ਦ੍ਰਿਸ਼ਟਾਂਤ) ॥੧੦..॥ 
(ਛਾਪ ਲੋਟਾ ਸਾਧੂ ਨੂੰ ਦਿੱਤਾ) ॥੩੦॥ 
(ਸੁਲਤਾਨਪੁਰ ਪਹੁੰਚੇ) ॥ ੪੭..॥ 
ਦੋਹਰਾ: 
ਅਮਰਦਾਸ ਸ਼੍ਰੀ ਗੁਰ ਸੁਖਦ, ਸੱਤਿ ਸਰੂਪ ਅਨੂਪ। 
ਸੁਖਦ=ਸੁਖ _ਦਾਤੇ। _[ਸੰਸ. ਸੁਖਦ] _ਅਨੁਪ=ਉਪਮਾ _ਤੋੱ'__ਪਰੇ।ਅਨ-ਉਪਮ]। 
ਗਯਾਨਦਾ=ਗਯਾਨ ਦੇ ਦਾਤੇ। 
ਸਿੱਖਨ ਕੇ ਮਨ ਗਯਾਨ ਦਾ, ਗਤਿ ਉਦਾਰ ਵਡ ਭੂਪ ॥੧॥ 
ਗਤਿ=ਪ੍ਰਾਪਤੀ, ਚਾਲ ਗਜਾਨ। ਜੀਵਨ ਦਾ ਤ੍ਰੀਕਾ, ਵਰਤਾਉ, ਸੁਭਾਵ। 
ਅਰਥ: 
ਸ਼ੀ ਗੁਰੂ ਅਮਰਦਾਸ ਜੀ ਉਪਮਾਂ ਤੋ ਪਰੇ (ਹਨ ਤੇ) ਸੱਚ ਹੀ (ਜਿਨ੍ਹਾਂ ਦਾ) ਵਜੂਦ ਹੈ, ਸਿੱਖਾਂ 
ਦੇ ਮਨ ਨੂੰ ਗਿਆਨ ਦੇ ਦਾਤੇ ਹਨ (ਲੋੜਵੰਦਾਂ ਦੁਖੀਆਂ ਨੂੰ ਵਾਂਛਤ) ਸੁਖਾਂ ਦੇ ਦਾਤੇ ਹਨ, 
ਰਿ ੨ 


ਮਗ ਆਂ ਪਰਉਪਕਾਰ ਤੇ ਦੁਖੀਆਂ ਤੇ 

ਤੁੱਠਣਾ ਇਤਨਾ ਵਿਸ਼ੇਸ਼ ਸੀ ਕਿ ਕਰਾਮਾਤ ਤੇ ਕਰਾਮਾਤ ਉਨ੍ਹਾਂ ਤੋਂ ਅਨਇੱਛਤ ਹੁੰਦੀ ਸੀ। ਮਨ 

ਉੱਚਾ ਸੁੱਚਾ ਸ਼ਕਤੀ ਮਾਨ ਸੀ, ਪਰ ਦਯਾਲੂ ਹੋਣ ਕਰਕੇ ਜਿਉ ਹੀ ਕਿ ਦਾਇਆ ਦੇ ਰੰਗ 

ਵਿਚ ਆਉਂਦਾ ਸੀ, ਅਗੇ ਅਸਰ ਹੋਕੇ ਸੁਖਦਾਨ ਹੋ ਜਾਂਦਾ ਸੀ। ਇਸ ਕਰਕੇ ਕਵੀ ਜੀ 

ਆਖਦੇ ਹਨ ਕਿ ਉਨ੍ਹਾਂ ਦੀ ਗਤੀ (ਮੁਰਾਦ ਸੁਭਾਵ ਤੋ” ਹੈ) ਹੀ ਦਾਤਾ ਸੀ। ਅਰਥਾਤ ਕਿ ਉਹ 

ਉੱਦਮ ਨਾਲ ਪਰਉਪਕਾਰ ਨਹੀਂ ਸਨ ਕਰਦੇ, ਉਨ੍ਹਾਂ ਦਾ ਸੁਤੇ ਹੀ ਸੁਭਾਵ ਉਦਾਰ ਸੀ। ਜੀਕੂੰ 

ਵਡੇ ਰਾਜਿਆਂ ਦਾ ਮਾਯਾ ਦਾਨ ਦੇਣ ਵਿਚ ਉਦਾਰ ਚਿਤ ਹੁੰਦਾ ਹੈ, ਉਸ ਤਰ੍ਹਾਂ ਆਪਦਾ ਚਿਤ 

ਗਯਾਨ ਦੇਣ, ਸੁਖ ਦੇਣ ਵਿਚ ਉਦਾਰ ਸੀ। 

ਸ਼ੀ ਬਾਲਾ ਸੰਧੁਰੁ ਵਾਚ ॥ 

ਭੁਜੰਗ ਪੁਯਾਤ ਛੰਦ: 

ਸੁਤਾ ਨਾਨਕੀ ਜੋ ਹੁਤੀ ਧਾਮ ਕਾਲੂ। 

ਗੁਨ ਖਾਨ ਮਾਨੋ ਸਰੂਪ ਬਿਸਾਲੂ। 

ਸੁਤਾ ਕੇ ਸਮਾਨੰ' ਲਖਜੋ ਤਾਂਹਿ ਰਾਈ?। _'ਨਿਜ)ਪੁਤ੍ਰੀ ਸਮਾਨ। “ਰਾਇ ਬੁਲਾਰ ਜਾਣਦਾ 
ਸੀ 


| 
ਭਲੇ ਥਾਨ ਕੀਨੀ ਸੁਤਾ ਕੀ ਸਗਾਈ! 'ਮੰਗਣੀ। 


ਬਰ ਬਾਹਜ ਬੰਸ ਬਿਸੁੱਧ ਮਤੋ!। ਚੰਗੀ ਕੁਲ ਦਾ ਖੱਤਰੀ ਤੇ ਉੱਜਲ ਬੁੱਧੀਵਾਲਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 318 





ਸਨਬੰਧ ਭਯੋ ਤਿਹ ਸੰਗ ਭਲੈ। 

ਇਕ ਸਾਰ ਮਿਲੇ ਬਰ ਨਾਰਿ ਕਲ? "ਵਰ ਤੇ ਕੰਨਯਾਂ। ਸੁੰਦਰ। 'ਪਾ:-ਨਰ ਨਾਰ। 
॥੩॥ 

ਸਜਿ ਸਾਜਿ' ਬਰਾਤ ਭਲੀ ਸਗਰੀ। 'ਸਜ ਸਜਾ ਕੇ। 
ਕਿਯ ਆਨ ਢੁਕਾਊ ਸੁਸੂ ਨਗਰੀ'। 'ਸਹੁਰੇ ਦੀ ਨਗਰੀ। 
ਲਿਯ ਸੰਗ ਮਤੰਗ ਤੁਰੰਗਨ ਕੇ। 

ਪਟ ਸ਼ੋਭਤਿ ਹੈ' ਬਹੁਰੰਗਨ ਕੇ ॥੪॥ _ 'ਕਪੜੇ। 

ਬਰ ਭੂਖਨ ਕੰਚਨ! ਅੰਗ ਧਰੇ। 'ਸੋਨੇ ਦੇ। 
ਝਮਕਾਤਿ ਜਰਾਵਨ ਸੰਗ ਜਰੇ'। 'ਜੜਾਊਆਂ ਨਾਲ ਜੜੇ। 
ਮਨ ਹੋਇ ਉਦਾਰ ਧੰਨ ਬਰਖੇ। 

ਸਭਿ ਪਾਵਹਿ ਰੰਕ! _ਰਿਦੇ _ਹਰਖੇ 'ਗਰੀਬ। 


॥੫॥ 

ਕਬਿੱਤ: 'ਵਜਦੇ ਹਨ ਬਹੁਤ ਨਗਾਰੇ, ਵੇਦੀਆਂ ਦੀ ਸਭਾ 
ਬਾਜਤਿ ਨਗਾਰੇ ਬਹੁ ਬੇਦਜਨ' ਅਖਾਰੇ ਨਗਦੀ ਹੈ। 

ਹੋਤਿ 

ਕੌਤਕ ਨਿਹਾਰੇ ਮਨ ਰਹੇ ਹੈ' ਲੁਭਾਇ 


ਕੰ 

'ਪਾਠਾਂਤੂ-ਵੇਸ਼ਕਨ। ਇਸ ਪਦ ਤੋ ਪਤਾ ਲਗਦਾ ਹੈ ਕਿ ਸ਼੍ਰੀ ਗੁਰੂ ਜੀ ਦੇ ਆਗਮਨ ਸਮੇਂ ਖੱਤਰੀ 
ਕਿਤਨੇ ਗਿਰ ਚੁਕੇ ਸਨ ਜਿਨ੍ਹਾਂ ਦਾ ਦੇਸ਼ ਖੋਹ ਕੇ ਉਹਨਾਂ ਉੱਤੇ ਬਦੇਸ਼ੀ ਜ਼ਾਲਮ ਪਠਾਣ ਰਾਜ ਕਰ ਰਹੇ 
ਸੇ, ਓਹ ਵਿਆਹਾਂ ਪਰ ਕੇਵਲ ਹਾਕਮਾਂ ਦੀ ਨਕਲ ਕਰਕੇ ਵੇਸ਼ਿਆਂ ਦੇ ਨਾਚ ਕਰਵਾਉਂਦੇ ਸੇ। ਸ੍ਰੀ ਗੁਰੂ 
ਨਾਨਕ ਦੇਵ ਜੀ ਦੀ ਬਾਣੀ ਵਿਚ ਐਸੇ ਕੁਕਰਮਾਂ ਦੀ ਨਿਸ਼ੇਧੀ ਆਉਂਦੀ ਹੈ। 

ਪਾਇ ਕੈ ਨਿਦੇਸ ਕੋ ਬਰਾਤ ਨੈ ਨਿਵੇਸ਼! 'ਟਿਕਾਣਾ। 

ਕੀਨੌ 

ਅਥਏ ਦਿਨੇਸ਼! ਕੋ ਹੁਤਾਸਨ” ਜਗਾਇ_'ਸੂਰਜ ਛਿਪੇ। “ਅਗਨੀ। 

ਕੈ। 

ਭਾਵਰੈ! ਕੋ ਲੇਯ ਸਭਿ ਦਿੱਜਨ£ ਕੋ ਦਾਨ 'ਫੇਰੇ। 'ਬ੍ਰਾਹਮਨਾਂ ਨੂੰ। 

ਦੇਯ 

ਅੰਗਨਾ! ਸੁਨਾਇ ਗਾਰਿ ਗੀਤਨ' ਕੋ 'ਇਸਤ੍ਰੀਆਂ। 

ਗਾਇ ਕੈ। 

`ਦੋ ਨੁਸਖਿਆਂ ਵਿਚ ਪਾਠ “ਰਾਗ ਰੀਤਨ? ਹੈ ਅਰਥਾਤ ਰਾਗਾਂ ਦੀਆਂ ਵਿਧੀਆਂ ਅਨੁਸਾਰ। “ਰਾਗ 
ਦੀਆਂ ਰੀਤਾਂ” ਪਦ ਰਾਗ ਦੇ ਗੁਣੀ ਜਨ ਹੁਣ ਵੀ ਬੋਲਦੇ ਹਨ। ਇਕ ਦੋ ਨੁਸਖਿਆਂ ਵਿਚ ਪਾਠ “ਗਾਰਿ 
ਗੀਤਨ?” ਬੀ ਹੈ। ਪਤਾ ਨਹੀਂ ਕਿ ਕਵਿ ਜੀ ਦੇ ਆਪਣੇ ਨੁਸਖੇ ਵਿਚ, ਜੋ ਮਿਲਦਾ ਨਹੀਂ, ਕੀਹ ਪਾਠ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


219 





ਸੀ। ਹਰ ਹਾਲ ਏਹ ਸਿੱਠਣੀਆਂ ਦੇਣ ਦੇ ਦੋਸ਼ ਵਿਚ ਰਿਵਾਜ ਹੈ ਸਨ ਤਾਂ ਸਹੀ, ਪਰ ਇਹ ਗੁਰਮਤ ਦੇ 


ਉਪਦੇਸ਼ ਨਹੀਂ ਹਨ। 

ਦੋਊ ਕੁਲ ਰੀਤਿ ਕੀਨ ਦਾਇਜ! ਬਹੁਤ 
ਦੀਨ 

ਵਡੋਂ ਜਸੁ ਲੀਨ ਸਭਿ ਰਹੇ ਹਰਖਾਇ ਕੈ 
॥੬॥ 

ਕੀਨੋ ਉਪ ਬਾਹ! ਅਭਿਰਾਮ ਯੋ ਜਰਾਮ 
ਪੁਨ 

ਗਯੋ ਨਿਜ ਧਾਮ ਮਨ ਆਨੰਦ ਬਢਾਇ 
ਕੈ। 

ਬਾਸੁਰ ਬਿਤੀਤੇ ਕੁਛ ਨਾਨਕ ਸੋ” ਕਾਲੂ 
ਕਹੈ 

“ਭਗਨੀ ਕੋ ਆਨਿ! ਸੁਲਤਾਨ ਪੁਰਿ 
ਜਾਇ ਕੈ।? 

ਮਾਨਤਿ ਨ ਬੈਨ ਅਨੁਕੰਪਐਨ' ਤੂਸ਼ਨੀ 
ਭੇ 

ਜਾਂ ਕੋ ਕਿਹ ਭੈ ਨ, ਨੀਚੇ ਨੈਨ 
ਠਹਿਰਾਇ ਕੈ। 


ਕੈ” ॥੭॥ 

ਰਾਇ ਭੇਜਯੋ ਦਾਸ ਕੋ ਬੁਲਾਇ ਸੁਖ 
ਰਾਜ ਰੂਪ 

ਸਾਦਰ!' ਬਸਾਇ ਪਾਸ ਪੁੋਮ ਕੇ ਪੁਕਾਸ਼ 
ਸੋ”। 

ਮਾਥੇ ਪਰ ਹਾਥ ਫੇਰ, ਗਾਥਾ! ਹਿਤ ਸਾਥ 
ਕਹਿ 

“ਏਕ ਵਾਰ ਜੱਯੈ! _ਸੁਸਾ ਆਨੀਏ 
ਅਵਾਸ£ ਸੋ`। 

ਦੂਜੇ ਤਹਾਂ ਜਾਇ ਰਹੋ ਰਿਦੈ ਸੁਖ ਪਾਇ 
ਅਹੋ 


“ਦਾਜ | 


ਆਦਰ ਨਾਲ। 'ਚਉਹੀਂ ਥਾਈਂ ਹਰ ਤੁਕ ਦੇ 
ਅੰਤ-ਸੋ-ਦੀ ਥਾਂ ਪਾਠਾਂਤੂ-ਕੋ-ਬੀ ਹੈ। 


!ਕਥਾ, ਗੱਲ। 


'ਜਾਓ। “ਭੈਣ ਨੂੰ ਲੈ ਆਓ ਘਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 320 


ਕਾਲੂ _ਕੀ _ਕਲਾਹਿ! ਮਿਟ ਜਾਇ 'ਲੜਾਈ। “ਸੌਖੀ, ਬਿਨਾ ਯਤਨ। 
ਅਨਾਯਾਸ? ਸੋ”। 

ਸਹਿਜ ਸੁਭਾਇ ਤਬ ਹੀਏ ਜੋ ਸੁਹਾਇ 

ਕਰੋ 

ਜਾਵਨੋ' ਉਚਿਤ! ਤੁਮੈ ਅੰਬੈ ਸੁਸਾ ਪਾਸ? 'ਲਾਇਕ। “ਭੈਣ ਦੇ ਕੋਲ। 
ਸੋ”! ॥੮॥ 

ਬ੍ਰਿੱਧ ਬੈਸ ਨਗਰੇਸ਼ੁ' ਬੱਲਭ? ਵਿਸ਼ੇਸ਼” 'ਨਗਰੀ ਦੇ ਰਾਜੇ ਦੀ ਤੇ। “ਪਿਆਰਾ। 'ਬਹੁਤ। 
ਲਖਿ“ “ਜਾਣਕੇ। 

ਮਾਨੇ _ਜਗਤੇਸ਼' ਬੈਨ _ਭਾਨੇ _ਮਨ _'ਜਗਤ ਸੁਵਾਮੀ ਨੇ। 

ਆਪਨੇ। 

ਬਾਲਾ ਭਨੈ ਅੰਗਦ ਜੀ! ਕੀਜੈ ਪਾਨ! 'ਪੀਵੋ। 'ਅੰਮ੍ਰਿਤ। 

ਕਥਾ ਰਸ? 

ਭਏ ਹੈਂ ਤਯਾਰ ਜਿਨ ਕੀਨੇ ਦੰਭੁ 'ਦੰਭ ਨਾਸ਼ ਕੀਤੇ। 

ਖਾਪਨੇ”। 

ਮੋ ਸੇ ਹਿਤ ਸਦਾ ਧੰਰੈ', ਦਾਸ ਜਾਨ 

ਦਯਾ ਕਰੈ' 

ਨਿਕਟਿ!" ਹਕਾਰ ਲੀਨ” ਸਾਥ ਕੋ ਅਪਾਪ 'ਕੋਲ। “ਬੁਲਾਲਿਆ। `ਨਿਸ਼ਪਾਪ (ਭਾਵ ਗੁਰੂ 
ਨੇ”। ਜੀ) ਨੇ। 

ਆਇ ਕੈ ਨਿਕੇਤ!' ਲੀਨ ਬੇਦੀ ਕੁਲਕੇਤ 'ਘਰ। “ਭੈਣ ਨੂੰ ਦੇਣ ਯੋਗ ਵਸਤਾਂ। 

ਨੇਗ? 

ਮਾਤਾ ਕਰਿ ਹੇਤ ਬਿਦਾ ਕੀਨ ਹਰਿ _'ਹਰੀ ਦਾ ਜਾਪ ਕਰਨ ਵਾਲੇ (ਗੁਰੂ ਜੀ) ਨੂੰ। 
ਜਾਪਨੇ! ॥੯॥ 

ਚਲੇ ਪੰਥ ਮੰਦ ਮੰਦ ਆਨੰਦ ਕੇ ਕੰਦ? 'ਹੌਲੀ ਹੌਲੀ। ਆਨੰਦ ਦੇ ਦਾਤਾ। 

ਸੁੰਦਰ ਮੁਕੰਦ ਪਦ! ਨੈਨ ਅਰਬਿੰਦ 'ਮੁਕਤੀ ਦਾਤਾ ਚਰਨ ਟੁਰੇ। “ਜਿਸ ਦੇ ਨੈਣ 
ਸੇ?। ਕਵਲ ਵਰਗੇ ਹਨ। 

ਦੇਖਤਿ ਸਿਸੁਰ ਰੁਤਿ' ਕਾਨਨ” ਨਿਪਾਤ 'ਪਤ ਝੜੀ ਰੁਤ। 'ਜੰਗਲ। “ਝੜ ਪਏ ਪੱਤਰ। 
ਪਾਤਾ 

ਨਗਨ ਬਿਟਪ ਭੇ! ਨਰਕ ਅਘਵੰਦ ਸੇ?। “ਦਰਖਤ ਨੰਗੇ ਹੋ ਗਏ। “ਨਰਕ ਜਾਣ ਵਾਲੇ 
(ਪਤਝੜ ਰੁੱਤ ਦ੍ਰਿਸ਼ਟਾਂਤ) ਪਾਪੀਆਂ ਵਾਂਭੂ। 

ਆਂਬਨ' ਕੋ ਮੌਰ2 ਭਖਿ” ਕੰਠ“ ਕਲ= 'ਅੰਬਾਂ। 'ਬ਼ੂਰ। _“ਖਾਕੇ। _“ਗਲਾ। _-ਸੁੰਦਰ। 
ਕੌਕਲਾ ਕੇ“ 6ਕੋਇਲਾਂ ਦੇ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“- ।ਕੁਕੜ। 


ਨਰਿੰਦ ਸੇ= ॥੧੦॥ 
ਬੋਲਤਿ _ਕਪੋਤ _ਭ੍ਿੰਗਾਂ, 
ਕੁਲਿੰਗ” ਕਲ“ 

ਸਾਰਸ' ਕੁਰੰਗ? ਨਾਨਾ ਰੰਗ ਕੇ ਬਿਹੰਗ” 
ਹੈਂ। 

ਪਿਖਿ 

ਨਾਗਰ ਐ ਨਾਗਰੀ ਅਨੰਦ ਬਹੁ _ਰੰਗ' 
ਹੈ?। 

ਗਾਵਤਿ ਬਸੰਤ ਮਿਲ ਨਾਚਤਿ ਅਨੌਤ 


ਖੰਜਨ? 
$ 


ਹੈਂ ॥੧੧॥ 

ਸੋਦਰੀ' ਸਦਨ” ਗਏ ਕਮਲ ਬਦਨ” 
ਪੁਨ 

ਬੰਧਨ ਕਦਨ' ਜਾਂ ਕੇ ਨਾਮ ਲੇਤਿ ਹੋਤਿ 
ਹੈਂ। 

ਸਾਦਰ' ਸਨੇਹ” ਕਰਿ ਮਿਲ ਕੇ ਬਿਸਾਏ 
ਗੇਹ” 

ਕੁਸ਼ਲ ਪ੍ਰਸ਼ਨ! ਬੂਝ' ਆਨੰਦ ਉਦੋਤਿ 
ਨੀ 

ਏਕ ਦਿਨ ਰਹੇ, ਬਿਦਾ ਲੇਨਿ ਹਿਤ ਬੈਨ 


321 





'ਤੋਤੇ। ?ਚਿੜਾ। “ਚਿੱਟੀ ਚੀਲ੍ਹ (ਅ) ਬਗਲਾ। 
“ਪਪੀਹਾ। “ਬਟੇਰਾ, ਕਕੁੰਜਲ ਚਾਤ੍ਰਿਕ! “ਚਕਵੀ 
ਚਕਵਾ। 

2ਕਾਲਕਾਂਛੀ। 


ਕਾਂ। “ਮੋਰ। “ਰਾਜੇ 


ਵਰਗੇ। 

'ਕਪੋਤ ਕਬੂਤਰ। ਭ੍ਰਿੰਗ ਭੌਰਾ, ਭੌਰੇ। ਮਮੋਲਾ। 
“ਜਲ ਕਿਨਾਰੇ ਰਹਿਣ ਵਾਲਾ ਇੱਕ ਵੱਡਾ ਪੰਛੀ। 
“ਸੁੰਦਰ। 

ਗਇਕ ਵੱਡਾ ਜਲ ਪੰਛੀ। “ਲਮਢੀਂਗ। [ਸੰਸ. 
ਕੁਰੰਕਰ ॥ । “ਪੰਛੀ। 


'ਦੇਖੇ ਪੁਰਖ ਤੇ ਇਸਤ੍ਰੀਆਂ ਬਹੁਤ ਆਨੰਦ ਤੇ 
ਰੰਗ ਵਿਚ ਹੈਨ। 'ਪਾ:-ਅੰਗ। 

'ਰਾਜੇ। “ਕੰਗਾਲ। 

'ਤਾੜੀ। “ਗ਼ਾਲੀ। ਭਾਵ ਹੋਲੀਆਂ ਦੇ ਦਿਨ ਹਨ, 
ਪਿੱਛੇ ਰੁਤ ਮਾਘ ਫੱਗਣ ਦੀ ਦੱਸ ਆਏ ਹਨ। 
'ਬੇਬੇ ਜੀ ਦੇ। “ਘਰ। “ਕਮਲ ਮੁਖ ਵਾਲੇ। 
ਬੰਧਨਾਂ ਦਾ ਨਾਸ਼। 

ਆਦਰ ਨਾਲ। 'ਪ੍ਰੇਮ। “ਘਰ ਬੈਠਾਏ। 


'ਸੁਖਸਾਂਦ। ਅਨੰਦ ਪੁਕਾਸ਼ ਹੁੰਦਾ ਹੈ। "ਪਾ:- 
ਕਰਿ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 322 





ਕਹੇ 

ਸੁਨਿ ਕੈ ਜੈਰਾਮ ਸਨਮਾਨੈ ਰੂਪ ਜੋਤਿ 

ਹੈ?। 

“ਮੇਰੇ ਧਾਮ ਰਹੋ, ਸੇਵਾ ਕਰੋ ਜੋਊ ਕਹੋ 

ਤੁਮ 

ਸੰਤ ਰੂਪ ਦੇਖੇ ਤੇ ਕਲੁਖ! ਦੁਖ ਖੋਤਿ 'ਪਾਪ। 

ਹੈਂ” ॥੧੨॥ 

ਪਰਮਾਨੰਦ ਜਨਕ! ਜਰਾਮ ਕੋ_ਬਖਾਨੇ'_'ਪਿਤਾ ਨੇ। 'ਪਾ:-ਸੁ ਕਹੇ। 
ਬੈਨ 

“ਬਿਦਾ ਦੇਹੁ ਅਬ ਕੇ ਬਹੁਰ ਪੁਰਿ! 'ਸੁਲਤਾਨਪੁਰ। 
ਆਵਈਂ। 

ਭਗਨੀ?” ਕੋ ਲੇਨਿ ਮਾਤ ਪਿਤਾ ਨੈ 

ਪਠਾਏ ਏਹ 

ਜਾਨੋ ਜੋਗ ਜਾਨੋ ਅਬ, ਨਹੀਂ ਪੁਨ 

ਜਾਵਈ'। 

ਯਾ ਬਿਧਿ ਵਿਚਾਰ ਕੀਨਿ ਸਭਿਨਿ ਕੋ 

ਬਿਦਾ ਦੀਨਿ 

ਚਲੇ ਤਲਵੰਡੀ ਮਗ ਸੁੰਦਰ ਸੁਹਾਵਈ। 

ਬੇਦੀ ਕੁਲ ਕੇਤ ਆਏ ਸੁਸ ਕੇ ਸਮੇਤ _ 'ਜਾਣਾ (ਇਨ੍ਹਾਂ ਦਾ) ਹੁਣ ਮੁਨਾਸਬ ਜਾਣੋ ਫੇਰ 


(ਆਕੇ) ਨਾ ਜਾਵਣ (ਭਾਵੇ')। 
ਨਿਜ ਪੁਵਿਸ਼ੇ ਨਿਕੇਤ” ਮਾਤ ਅੰਗ ਮੈ' 
ਨ ਮਾਵਈ ॥੧੩॥ 
ਸੈਯਾ: 'ਅਪਨੇ ਪੀਤਮ ਦਾ। 


ਪ੍ਰੋਮ ਸੋਂ ਬੂਝ ਸਰੀਰ ਅਪੀਰ! ਕੀ 'ਸੁਖ। 

ਪੀਤਿ ਨਵੀਨ ਕਰੀ ਅਧਿਕਾਈ। 

ਧੀਰ ਧੁਰੰਧਰਾਂ ਸ੍ਰੀ ਗੁਰੁ ਪੂਰਨ /ਧੀਰਜ ਦੇ ਧਾਰਨ ਹਾਰੇ। 
“ਛੇਮ!'` ਕਹੀ ਔ ਜਰਾਮ ਵਡਾਈ 'ਕੁਸ਼ਲ। 


੧੪ ॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


<< 


ਦਹਰਾ : 

ਸਦਨ! ਅਏ ਦੁਖਕਦਨ? ਪੁਨ, 

ਜਿਨ ਤੇ ਮਦਨ ਲਜਾਇਾ। 

ਰਦਨ'! ਕੁੰਦ” ਕੰਦਲ ਅਨੰਦਾ, 

'ਦ ਮੰਦ ਗਤਿਪਾਇ! ॥੧੫॥ 
ਕਬਿੱਤ: 

ਸੁੱਦਰ ਬਦਨ ਪਰ ਤਨਕ” ਸ਼ਮਸ ਮਸ” 
ਮਾਨਹੁ _ਸਿੰਗਾਰ/ ਨਿਜ ਰੂਪ 
ਪੁਗਟਾਵਈ। 

ਕਿਧੋ' ਸਸਿ ਪਾਸ ਚਹਿ ਪਸਰਯੋ ਤਮਸ 


ਕੁੰਡਲ ਕਪੋਲ ਪਰ!" ਝਝਮਕਤਿ ਲੋਲ? 
ਭਏ 

ਚਿਬੁਕ! ਅਮੋਲ ਛਬਿ ਹੇਰੋ? 
ਲੁਭਾਵਈ ॥੧੬॥ 

ਸੈਯਾ: 

ਰਾਗ! ਬਿਰੋਧ£ ਤੇ ਬ੍ਰਿੱਤਿ ਨਿਰੋਧਨ” 
ਆਦਿ ਤੇ ਰੀਤਿ ਸਦਾ ਜਿਨ ਕੀ। 
ਛ੍ੈ ਨ ਸਕੈ ਹਰਖੰ ਮਨ ਸ਼ੋਕ ਦਰ 
ਜਯੋ` ਦਲ ਕੰਜ!' ਜਲੈਕਨ? ਕੀ। 
ਏਕ ਸੇ! ਆਨੰਦ ਮੈ ਮਗਨੰ 

ਜਗ ਤਾਰਨ ਲੀਲਾ ਕਰੇ ਤਨ ਕੀ'। 
ਐਸੇ ਗੁਰੁ ਕੀ ਜੋਉ ਸਤਿ ਸੰਗਤ 


ਤੇ 


323 





'ਘੁਰ। “ਦੁਖਨਾਸ਼ਕ। 


'ਕਾਮ ਸ਼ਰਮ ਖਾਂਦਾ ਹੈ। 

'ਦੰਦ। “ਮਰਤਬਾਨ ਦੇ ਫੁਲ ਜਿਹੇ। 'ਅਨੌਦ ਦੀ 
ਗੰਦਲ। ਸਾਰਾ ਹੀ ਅਨੰਦ। 

ਉਨ੍ਹਾਂ ਦੇ) ਚਰਣਾਂ ਦੀ ਟੋਰ ਬੜੀ ਗੰਭੀਰ। 
'ਸੁਹਣੇ ਮੁਖ ਪਰ। “ਥੋੜੀ। “ਦਾਹੜੇ ਦੀ ਮੱਸ 
(ਸਿਆਹੀ)। 

'ਸ੍ਹਿੰਗਾਰ ਰਸ। 


'ਚੰਦੂਮਾਂ ਦੇ ਕੋਲ। “ਜਿਵੇ ਅੰਨ੍ਹੋਰਾ ਪਸਰਿਆ 
ਚਾਹੁੰਦਾ ਹੈ। 


'ਜਾਂ। ਅਖ ਕਵਲ ਤੇ। 'ਭੌਰਾ। 


2ਲੈਬੀਆਂ। “ਉੱਚੇ _ਹਨ। _“ਮੋਢੇ। 


ਗੱਲ੍ਹਾਂ ਪੁਰ ਵਾਲੇ। “ਚੰਚਲ। 


'ਠੋਡੀ। “ਦੇਖੇ। 


/ਮੋਹ ਤੋਂ ਰੋਕਣ ਦੀ ਤੇ। “ਮੋਹ ਤੋ” ਰੋਕਣ ਦੀ ਤੇ। 


ਬ੍ਰਿਤੀ ਨੂੰ ਏਕਾਗੂ ਕਰਨ ਦੀ। 


'ਕਮਲ ਪਤੇ ਨੂੰ। “ਪਾਣੀ ਦੀ ਬੂੰਦ। 
“ਇਕ ਰਸ। 
'ਸ਼ਰੀਰ ਦੀ। 


ਸੇਵਤਿ!' ਕਯਾ ਉਪਮਾ _ਤਿਨ _ਕੀ_'ਕਰਦੇ ਹਨ। 


॥੧੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


<< 


ਦਹਰਾ : 

ਟ ਬ੍ਰਿਤਿ ਮੈ ਸਦਾ, ਸ਼੍ਰੀ ਬੇਦੀ 
ਕੁਲਕੇਤੁ। 

ਅਸ ਬਿਧਿ ਦਿਵਸ ਬਿਤਾਵਈਂ, ਜਗ 
ਤਾਰਨ ਕੇ ਹੇਤੁ ॥੧੮॥ 

ਕਬਿੱਤ: 

ਬਹੁਰੋ ਜੈਰਾਮ ਚਲਿ ਆਯੋ _ਸਸੁਰਾਰ' 
ਧਾਮ? 

ਜਾਂ ਕੋ ਅਭਿਰਾਮ ਬੇਖ, ਲੇਨੇ ਹਿਤ 
ਨਾਨਕੀ। 

ਸੁਨਿ ਕੈ ਬੁਲਾਰ ਨੈ ਬੁਲਾਇ ਪਠਾ" 
ਤਾਤਕਾਲ? 

ਆਇ ਮਿਲਜਯੋ ਭਲੀ ਰੀਤਿ ਕਰੀ 
ਸਨਮਾਨ ਕੀ'। 

ਕੁਸ਼ਲ! ਪੁਸੰਗ? ਕਰਿ, ਰਿਦੇ ਮੈ' ਅਨੰਦ 
ਧਰਿ 


ਬੋਲਯੋ ਸਮਝਾਨ ਹਿਤ ਬਿਧਿ! ਗਤਿਦਾਨ 


ਕੀ”। 
“ਕਲਾਵਾਨ ਨਾਨਕ ਸੁਜਾਨ! ਕੋ ਤੂੰ ਭਲੇ 
ਮਾਨ 

ਕਲਹ! ਕਰਤਿ ਕਾਲੂ ਸਮਝ ਨ ਸਯਾਨ 
ਕੀ? ॥੧੯॥ 

ਮੇਰੋ ਕਹਯੋ ਮਾਨਿ ਨਿਜ ਰਾਖੋ ਘਰ ਮਾਨ 
ਸਨਾ 

ਉਤੇ! ਕਿਤ? ਥਾਨ” ਬਿਧਿ“ ਬਯਾਹਿ ਕੀ 
ਮਿਲੀਜੀਏ। 

ਸੇਵਉ ਸਭਿ ਭਾਂਤਿ ਸੋ ਮਿਟਾਇ ਮਨ 
ਭੁਾਤ! ਮੀਤ ! 

ਕੀਜੀਏ। 

ਸ੍ਹਾਰਥ ਪਰਮਾਰਥ ਮੈ ਜਨਮ ਪਦਾਰਥ ਕੋ 
ਚਾਹੋ ਜਿ ਸਕਾਰਥਾ ਤੌ ਨੀਕੇ ਲਖਿ 





'ਸਹੁਰੇ। “ਘਰ। 


'ਸੁੱਦਰ ਵੇਸ। 


'ਸੱਦ ਭੇਜਿਆ। “ਛੇਤੀ। 


।ਆਦਰ ਦੀ। 


'ਸੁੱਖ। ਅਨੰਦ (ਅ) ਪੁਛਕੇ। 


'ਵਰਤੋ। “ਮੁਕਤੀ ਦਾਤੇ ਦੀ। 


'ਚਤੁਰ। 


'ਲੜਾਈ। “ਸਿਆਣਪ ਦੀ। 


'ਆਦਰ ਨਾਲ। 


!ਉਧਰੇ। “ਕਿਸੇ। “ਜਗਾ। “ਜੁਗਤ। 


'ਭਰਮ। 


!ਉਲਟ। “ਹੋਣ ਵਾਲੀ ਬੁੱਧੀ। 


324 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਲੀਜੀਏ। 

ਏਕ ਤੌ ਕਹਿਨ ਮੇਰੋ ਦੂਜੇ ਸਨਬੰਧ ਤੇਰੋ 
ਤੀਜੇ ਨਿਜ ਭਲਾ ਹੇਰੋ ਸੇਵਾ ਮੈ' 
ਪਰਸੀਜੀਏ ॥੨੦॥ 


ਦਹਚਾ ? 
ਕਲਹੀ! ਕਾਲੂ ਕਲਹਿ ਕਰਿ? 
ਯਾਂ ਤੇ ਰਹਹਿ ਉਦਾਸ। 

ਜਾਹੁ ਜਬਹਿ' ਨਿਜ! ਸਦਨ ਕੋ? 


ਪੁਨ ਪਠਵਹੁ” ਤੁਮ ਪਾਸ2”' ॥੨੧॥ 


ਧਨ ਤੇ ਤਨ ਤੇ ਮਨ ਤੇ ਜਨਾ ਤੇ 
ਸਭਿ ਆਇਸੁ' ਮੈਂ ਤਿਨ ਕੀ ਸਿਰ 
ਠਾਨੋ।? 

ਕਹਿ ਯੋ ਉਠਿ ਬੰਧਨ ਕੀਨਿ' ਬੁਲਾਰ ਕੋ 
ਹੋਇ ਬਿਦਾ ਸੁ" ਨਿਕੇਤ ਸਿਧਾਨੋ! 
ਨ ਲਾਹ 

ਸੋਰਠਾ: 

ਲੀਨਿ _ਭਾਰਜਾ ਸਾਥ, ਡੋਲੇ ਮਹਿ 
ਚਢਿਵਾਇ ਕਰਿ'। 

ਮਿਲ ਸ਼ੀ ਨਾਨਕ ਸਾਥ, ਸਾਸ ਸਸੁਰ ਕੋ 
ਨਮੋ ਕਰਿ ॥੨੩॥ 

ਸਨੇ ਸਨੇ ਪੁਸਥਾਨ', ਯੂਤ ਦਾਸਨ ਕੇ 
ਘਰ ਗਯੋ। 

ਸਿਮਰਤਿ ਸਤੁਤਿ!' ਬਖਾਨ, ਸ਼ੀ ਨਾਨਕ 
ਕੋ ਦੰਪਤੀ ॥੨੪॥ 


325 





'ਲੜਾਈ ਕਰਨ ਵਾਲਾ। “ਲੜਾਈ ਕਰਦਾ ਹੈ। 


ਤੁਸੀਂ ਆਪਣੇ। “ਘਰ ਨੂੰ। 'ਪਾਠਾਂਤੂ-ਅਬਹਿ- 
ਹੈ। 
ਹੈ ਭੇਜਾਂਗਾ (ਉਨ੍ਹਾਂ ਨੂੰ)। “ਤੇਰੇ ਪਾਸ। 


'ਦਾਸਾਂ ਤੇ। 
'ਆਗਜਯਾ, ਹੁਕਮ। 


ਨਮਸਕਾਰ ਕੀਤੀ। 
'ਘੁਰ ਗਿਆ। 'ਪਾਠਾਂਤ੍ਰ-ਕੋ-। 


"ਪਾ: ਡੋਰੇ ਮਹਿਂ ਚਢਵਾਇ ਕਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 326 





ਕਹੋ” ਤਸ ਗਾਥ! ਸੁਨੋ ਸੁਖਦਾਨੀ ! 

ਯੋਗ ਕੀ ਰੀਤਿ ਨਿਕੇਤ' ਬਿਖੈ 

ਵਰਤੈ, ਨਿਰਲੇਪ ਵਿਖੇਪਤਾ ਹਾਨੀ'। 

ਜੈਸ ਬਿਦੇਹ! ਰਹਯੋ ਗ੍ਰਿਹਸਤਾਸ਼ੂਮ 

ਹੈ ਅਜ ਲੋ ਪਰਤੱਛ ਕਹਾਨੀ। 

ਪਾਵਕ! ਬੀਚ ਬਿਭੂਤ” ਛਪੈ 

ਤਿਵ ਰਾਖੀ ਛਪਾਇ ਕਲਾ ਗੁਨਖਾਨੀ 

॥੨੫॥ 

ਸੋਰਠਾ: 

ਲਖਿ ਨ ਸਕਹਿਂ ਅਨਜਾਨ 

ਬਕਹਿ ਸਿ ਅਸਾਂ ਮਿਲ ਪਰਸਪਰ?£। __'ਓਹ ਇਸ ਤਰ੍ਹਾਂ ਕਹਿੰਦੇ ਹਨ। ਆਪੋ ਵਿਚ। 
“ਕਾਜ ਕਠਨ ਜਗ ਜਾਨਿ 

ਬਿਨ ਮਤਿ ਹੋਇ ਨ ਆਵਈ” ॥੨੬॥ 

ਸ਼ੀ ਬੇਦੀ ਕੁਲਚੰਦ, ਰਹਤਿ ਸਮਾਨ 

ਸੁਭਾਇ ਮੈ'। 

ਕਮਲਨ ਸੇ ਮਤਿਮੰਦ', ਕੈਸੇ ਸਕਹਿ' 'ਕਮਲ ਫੁਲ ਵਰਗੇ ਦੁਰਸ਼ੁੱਧੀ ਲੋਕ (ਕਮਲ ਚੰਦ 
ਪਛਾਨ ਸੋ ॥੨੭॥ ਵਲੋਂ ਮੂੰਹ ਮੀਟ ਲੈਂਦਾ ਹੈ।) 

ਧਰਮਧੁਰੀਨ' ਅਗਾਧ, ਅਸ ਬਿਧਿ ਸਮਾਂ_'ਧਰਮ ਧਾਰਨ ਵਾਲੇ। 

ਬਿਤਾਵਈਂ। 

ਚਲਿ ਕਰਿ ਆਯੋ ਸਾਧ, ਏਕ ਦਿਵਸ 'ਇਕ ਨੁਸਖੇ ਵਿਚ ਪਾਠ-ਤਿਲਵੰਡੀ-ਸਾਰੇ ਗੁੱਥ 
ਤਲਵੰਡਿਕਾ' ॥੨੮॥ ਵਿਚ ਹੈ, ਹੋਰਨਾਂ ਨੁਸਖਿਆਂ ਵਿਚ-ਤਲਵੰਡੀ-ਹੈ। 
ਕਬਿੱਤ: 

ਰੀਤਿ ਤਨ ਸੰਤ ਕੀ ਅਤੀਤ ਬੈਠੋਂ ਆਨਿ 

ਇਕ 

ਨੌੰਗਰ ਵਹਿਰ' ਬਰ”' ਆਸਨ ਡਸਾਇ 'ਬਾਹਰ। “ਚੰਗਾ। "ਵਿਛਾ ਕੇ। 'ਪਾ:-ਬਾਹਰੁ ਵਾਰ। 
ਕੇ?। 

ਤਾਂਹੀਂ _ਸਮੇ' ਸਹਿਜ ਸੁਭਾਇ ਗਏ_'ਪਾ:ਤੇਹੀ। 

ਨਾਨਕ ਜੀ 

ਬੈਸੇ “ਕਰਤਾਰ ਕਰਤਾਰ?” ਤਾਂ! ਸੁਨਾਇ 'ਉਸਨੂੰ। 

ਕੇ। 

ਕੰਚਨ! ਕੀ ਮੁੰਦ੍ਰਿਕਾ ਸੁਹਾਇ ਛੁੱਦੂ 'ਸੋਨੇ ਦੀ। ਅੁੰਦਰੀ। 'ਫੋਟੀ ਉਂਗਲੀ ਵਿਚ। 
ਆੰਗੁਰੀ ਮੈ” 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 327 


ਲੋਟਾ ਹਾਥ ਲੀਏ ਉਪਕਾਰੀ ਜੇ ਸੁਭਾਇ 

ਕੇ। 

ਬੂਝਤਿ ਅਤੀਤ “ਕੌਨ ਨਾਮ ਤੌ ਬਰਨ 

ਰੀਤਿ 

ਕਹੋ _ਪਰਤੀਤ ਨਿਜ _ਚੀਤ ਕੀ 

ਜਨਾਇਕੈ” ॥੨੯॥ 

'ਨਾਨਕ ਹੈ ਨਾਮ ਨਿਰੰਕਾਰੀ ਤਨ ਬੇਖ 

ਜਾਨ 

ਖੱਤੀ ਕੀ ਜਾਤਿ ਗੋਤ ਬੇਦੀ ਮਮ 

ਜਾਨੀਏ'। ” 

"ਇਥੇ ਦੋ ਕਲਮੀ ਨੁਸਖਿਆਂ ਵਿਚ ਪਾਠ ਦਾ ਬੀ ਫਰਕ ਹੈ ਤੇ ਕਬਿੱਤ ਬੀ ਦੋ ਹਨ। ਯਥਾ:-'ਨਾਨਕ ਹੈ 
ਨਾਮ, ਨਿਰੰਕਾਰੀ ਤਨੁਬੇਖਿ ਜਾਨ, ਖੱਤ੍ਰੀ ਹੈ ਸੁ ਜਾਤਿ, ਗੋਤ ਬੇਦੀ ਮਮ ਜਾਨਹਿਂ'। ਕਹੈ ਸੰਤ ਵਾਕੁ 
“ਤੁਮ ਆਪ ਨਿਰੰਕਾਰੀ ਭਏ, ਉੱਤਰ ਬਤਾਇ ਹਮ ਕੌਣ ਤੇ ਪ੍ਰਮਾਨ ਹੋ? ਮਾਯਾ ਮੋਹ ਗੁੂਸੇ ਹੋ, ਕੁਟੰਬ 
ਨੇਹ ਫਸੇ ਹੋ, ਬਿਸੈਨ ਬੀਚ ਰਸੇ ਹੋ, ਬਖਾਨ ਬੈਨ ਆਨ ਹੋ। ਸਦਨ ਬਸੇ ਹੋ ਪੰਕ ਲੋਭ ਮੈਂ ਧਸੇ ਹੋ 
ਕਰ ਪਹਿਰ ਲਸੇ ਹੋ ਹੇਮ ਬਾਂਛਤ ਮਹਾਨ ਹੋ। “ ॥੩੦॥ ਕਬਿੱਤ ॥ 'ਬਾਹਰ ਕੇ ਤਯਾਗ ਕੋ ਨ ਕਰੈ' 
ਅਨੁਰਾਗ ਹਮ, ਬ੍ਰਿਤਿ ਲਾਗ ਰਹੀ ਰਸ ਪਾਗ ਏਕੁੰਕਾਰ ਕੋ। ਹੇਮ ਮੈ ਸਨੇਹੁ ਤੁਮ, ਲੀਜੈ ਅੰਗੀਕਾਰ 
ਕਰਿ, ਹਮਰੈ ਤੌ ਹਾਨਿ ਲਾਭ ਅਹੈ ਏਕਸਾਰ ਕੋ। ਬੇਖ ਸੰਤ ਰੂਪ ਹੋ ਅਨੂਪ ਮਤਿ ਦੇਖੀਅਤ, ਭਏ 
ਨਿਰੰਕਾਰ ਹੂੰਕੇ ਭੇਦ ਨ ਬਿਚਾਰਕੋ। “ ਐਸੇ ਕਹਿ ਵਾਕ ਲੀਨੀ ਕਰ ਤੇ ਉਤਾਰ ਛਾਪ ਲੋਟੇ ਕੇ ਸਮੇਤਿ 
ਤਾਂਹਿ ਦੀਨੀ ਸੁਖਕਾਰ ਕੋ ॥੩੧॥ 

ਭਏ ? 

ਉੱਤਰ _ ਬਤਾਇ _ ਹਮ! ਕੌਨ ਤੇ 'ਅਸੀਂ। “ਇਸਦਾ ਪ੍ਰਮਾਨ (ਸਬੂਤ) ਕੀ ਹੈ। 
ਪੁਮਾਨੀਏ?। ” 

“ਰਾਵਰਿ! ਤੋ ਸੰਤ ਰੂਪ ਮਤੋਂ ਹੈ ਅਨੂਪ 'ਆਪ ਦਾ। 





ਸ਼ੁਭ 
ਭਏ ਨਿਰੰਕਾਰ ਹੂੰ ਕੇ ਭੇਦ ਨ 

ਪਛਾਨੀਏ। ? 

ਐਸੇ ਕਹਿ ਵਾਕ ਲੀਨੀ ਕਰ! ਤੇ 'ਹੱਥ। 'ਮੁੰਦਰੀ। 
ਉਤਾਰਿ ਛਾਪ? 

ਲੋਟੇ ਕੇ ਸਮੇਤ ਤਾਂਹਿ ਦੀਨੀ ਸੁਖ 

ਦਾਨੀਏ ॥੩੦॥ 

(ਛਾਪ ਲੋਟਾ ਸਾਧੂ ਨੂੰ ਦਿੱਤਾ) 

ਕਹੇ ਪੁਨ ਸੰਤ “ਹਮੈ” ਪਹੁੰਚੀ, ਸੁ ਲੇਹੁ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 328 





ਅਬ 
ਨਹੀਂ ਮੋਹਿ ਕਾਮ ਨਿਜ ਧਾਮ! ਲੈ 'ਘਰ। 

ਸਿਧਾਈਏ। ? 

“ਏਕ ਬਾਰ ਦੇਇ ਕਰਿ ਤਾਂਹਿ ਕੋ ਸੋ 

ਲੇਹਿਂ ਹਮ 

ਦੇਤਿ ਕਰ! ਲੇਤਿ ਜੌਨ, _ਧਰਮ 

ਲਜਾਈਏ। ? 

ਹੋਇ ਕੈ ਪੁਸੰਨ ਸੰਤ ਕਹਿਤ “ਪ੍ਰਛੰਨ 

ਬੇਖਾਂ 

ਲੇਤਿ ਕਰਤਾਰ ਸੁਧ, ਐਸੇ ਜਾਨ 

ਪਾਈਏ। ? 

ਸੰਤ ਤਬ ਚਲਯੋ ਗਯੋ, ਨਾਨਕ ਸਦਨ 

ਅਯੋ 

ਸੁੱਦਰ ਬਦਨ ਨਿਜ ਸਿੱਖ ਸੁਖਦਾਈਏ” 'ਸਿੱਖਾਂ ਦੇ ਸੁਖਦਾਈ (ਗੁਰੂ ਜੀ)। 
॥੩੧॥ 


੨੨੨, ੪ 


ਕਾਲੂ ਕਰ! ਦੇਖਿ ਕਹਯੋ, ਕੋਪ ਮੈ” 'ਹੱਥ। 


ਬਿਸੇਖ 

ਮੁਖ ਭਾਖੈ ਦੁਰਬਾਚ' “ਅਬ ਸਾਚ ਕਹੋ 

ਮੋਹਿ ਕੋ। 

ਲੋਟਾ ਤੈ ਗਵਾਇ ਛਾਪ ਦੀਨੀ ਕੌਨਾਂ 

ਜਾਇ ਸੁਤ! 

ਸਦਾ ਦੁਖਦਾਇ ਮਤਿ ਆਵਤਿ ਨ ਤੋਹਿ 

ਕੋ। 

ਕਹਾਂ ਲੌ ਪੁਕਾਰੋ', ਨਹਿ ਲੀਨਿ ਤੈ 'ਸੰਭਾਲ। 


<< 


1 
ਭੌਨ! ਕੀਨ ਯੌ ਉਜਾਰੋ, ਮੁਰ ਕਹਯੋ ਜਿ _'ਘਰ। 'ਮੇਰਾ ਆਖਿਆ ਤੈਨੂੰ ਨਹੀਂ ਪੋਹਿੰਦਾ 
ਨ ਪੋਹਿ ਕੋ। ਕੋਈ ਭੀ। 
ਇੱਛਾ ਜਹਿਂ ਜੱਯੈ, ਹਮ ਧਾਮ! ਹੂੰ ਨ 'ਘਰ। 
ਅੱਯੈ 
ਨਿਜ! ਖੱਯੈ? ਜੋ ਕਮੱਯੋ” ਕਹਯੋ ਰਿੰਦੈ 'ਆਪ। “ਖਾਓ। 'ਗੁੱਸਾ। 
ਭਰਿ ਛੋਹਿ” ਕੋ ॥੩੨॥ 
“ਛੋਡੀ ਜੋ ਕਮਾਈ ਤੇਰੀ, ਦੀਨੀ ਤੈ' 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 329 


ਮਾਨਤਿ ਨ ਬਾਤ ਕਿਧੋ” ਦੁੱਖ ਹੀ ਕੀ 
ਰਾਸ' ਹੈ। ? 


ਬਿਸਵਾਸ ਹੈ ॥੩੩॥ 


ਦਹਰਾ : 

ਪੱਥਰ ਤੇ ਨਿਠੁਰੋ! ਅਧਿਕ', 
ਜਲ ਮਮ ਬਚ ਕਿਮ ਭੇਦਾ। 
ਨਾਨਕ ਕਦਲੀ' ਕੋਮਲੈ 
ਪੌਨ ਜਿਵੇ ਦੇ ਖੇਦ” ॥੩੪॥ 


॥੩੫॥ 
ਹੌ ਕਿਹ ਤੇ! ਜਿ ਕਮਾਇ ਕੈ ਆਨਤਿ 





'ਚੁੱਪ। 


'ਦੁੱਖ ਦੀ ਖਾਣ। 


!ਪਹਿਲਾਂ। 
'ਕਰੜਾ। 'ਪਾ:-ਪੁਸਤਰ ਤੇ ਨਿਸ਼ਨੂਰ ਅਧਿਕ। 


ਮੇਰੇ ਬਚਨ ਪਾਣੀ ਹਨ ਕੀਕੂੰ ਉਸਨੂੰ ਵਿੰਨ੍ਹਣ। 
/ਕੇਲੇ। 


'ਸ੍ਰੀ ਗੁਰੂ) ਨਾਨਕ (ਦੇਵ ਜੀ) ਦੇ ਪਿਤਾ ਨੇ। 
/ਖਬਰ। 


!ਕੀ। 
'ਕਸੇ ਪਾਸ। 


ਉਨ੍ਹਾਂ (ਫਕੀਰਾਂ) ਨੂੰ ਦੇ ਕੇ। “ਦੱਸਦਾ ਭੀ ਨਹੀਂ। 
'ਚੁੱਪ। 


“ਕਿਸੇ ਥਾਓਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 330 


ਖੋਵਤਿ ਹੈ ਨ ਵਿਚਾਰ ਕਰਾਹੀ। 

ਜੋ ਇਸ ਬੈਸ ਸਮਾਨ' ਹੁਤੇ 

ਘਰ ਕਾਰ ਸੰਭਾਰਿ ਲਈ ਸਭਿ ਤਾਂਹੀ। 

ਔਰ ਨ ਜਾਨਤਿ ਕਾਜ! ਕਛੂ ਇਹ 

ਦੇਵਨ ਕੋ ਸਭਿ ਤੇ ਸਰਸਾਹੀ'। 

ਖਟਿ' ਨ ਚਾਹਤਿ ਮੈ“ ਇਹ ਕੀ ਕਬ 

ਆਪ ਕਮਾਇ ਕੈ ਆਪ ਹੀ ਖਾਹੀ 
॥੨੩੬॥ 

ਰਾਇ ਜੀ ਮੋਹਿ ਗੁਨਾਹਿ ਵਿਚਾਰਹੁ 

ਕੌ ਲਗ ਹੋਇ ਨਿਬਾਹਕ ਯਾਹੀ। 

ਹੋਂ ਮਰਿਹੋ ਤਬ ਕਿਉ” ਨਿਭਿਹੈ 

ਅਬ ਬੈਸ ਜੁਵਾ£ ਨਹਿਂ ਕਾਰ ਕਮਾਹੀ। ` 

ਰਾਇ ਬੁਲਾਰ ਵਿਚਾਰਿ ਕਹੀ 

“ਨਿਤ ਰਾਰ' ਹੁਵੈ ਤੁਮਰੇ ਘਰ ਮਾਂਹੀ। 

ਨਾਨਕ ਕੋ ਅਬ ਧਾਮ ਜੈਰਾਮਾ 

ਕਹਯੋ ਮਮ ਮਾਨ, ਪਠਾਉ! ਤਹਾਂਹੀ_'ਭੇਜੋ। 
॥੩੭॥ 

ਰਿਸ' ਸੋੱ' ਦੁਰਬਾਕ” ਕਹੈ' ਨਿਤ ਹੀ __'ਗੁੱਸੇ। “ਦੁਰਬਚਨ। 
ਦੁਖ ਨਾਨਕ ਰੰਜ ਸਦਾ ਘਰ ਮਾਂਹੀ। 

ਨਹਿ ਮੇਲ ਬਨੈ ਤੁਮਰੋ ਉਨ ਕੋ 

ਜਿਮ ਪੂਰਬ ਪੱਛਮ ਦ੍ਰੈ ਨਰ ਜਾਹੀਂ। 

ਮਨ ਲੋਲਪਤਾ! ਤਵ, ਤਾਂਹਿ ਉਦਾਰਤਿ 

ਸੰਤ ਸੁਭਾਇ ਸਦਾ ਕਰੁਨਾ' ਹੀ। ” 

ਪੁਨ ਸੇਵਕ ਭੇਜ ਬੁਲਾਇ ਕੈ ਨਾਨਕ 

ਪਾਸ _ਬਸਾਇ ਕੈ _ਸਾਦਰ ਪ੍ਰਾਹੀ' 
॥੩੮॥ 

ਦੋਹਰਾ: 

“ਪਤੀਆ' ਮੈ ਲਿਖ ਦੇਯ ਹੋ, 

ਜਾਵੋ ਪੁਰਿ ਸੁਲਤਾਨ। 

ਪਰਚਹੁਗੇ, ਸੁਖ ਪਾਇ ਹੌ”, "ਪਾ:-ਪਾਵਹੋ'। 
ਕਾਲੂ ਕਲਹਿ' ਨਿਦਾਨ”” ॥੩੯॥ ਕਾਲੂ ਦੀ ਲੜਾਈ ਬੀ। ਮੁੱਕ ਜਾਏਗੀ। 
ਸਰਠਾ: 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 331 


ਇਹ ਬਿਧਿ ਕਹਿ ਕਰਿ ਰਾਇ, 

ਪਾਤੀ' ਲਿਖੀ ਜਰਾਮ ਕੋ। 

“ਨਾਨਕ ਤੁਮ ਢਿਗ ਆਇ, 

ਭਾਗ ਵਡੇ ਨਿਜ ਜਾਨੀਏ ॥੪੦॥ 

ਭੁਜੰਗ ਛੰਦ: 

ਜਿਤੀ ਸੇਵ ਹੋਂਵੈ ਕਰੋ ਆਪ ਯਾਂਕੀ। ? 

ਲਿਖੀ ਰਾਇ ਐਸੇ ਭਯੋ ਪ੍ਰੇਮ ਛਾਕੀ!!। _'ਗਦਗਦ। 'ਪਾ:-ਥਾਕੀ। 

ਦਈ ਹਾਥ ਮੈ' ਹੇਰਿ! ਰੂਪੰ ਦਇਆਲਾ। _ 'ਵੇਖਕੇ। 

ਬੁਲਾਯੋ ਮੁਝੇ! ਸੰਗ ਦੇਨੇ _ਕ੍ਰਿਪਾਲਾ 'ਮੈਨੂੰ (ਬਾਲੇ ਨੂੰ)। 

॥੪੧॥ 

ਭਰਯੋ ਫੇਰ ਅੰਕੰ' ਮੁਖੰ ਲੀਨ ਚੂਮੰ। /ਗ਼ਲਵਕੜੀ। 

ਮੁਚਯੋ! ਨੈਨ? ਨੀਰੰ ਗਿਰੀ ਬੁੰਦ ਭੁਮੰ। _'ਛਟਿਆ। 'ਅੱਖਾਂ ਤੋਂ। 'ਜ਼ਮੀਨ ਤੇ। 
ਮਨੋ ਬਯੋਗ ਪੀਰੰ! ਰਿਦੇ ਨ ਸਮਾਵੈ। ਵਿਛੋੜੇ ਦੀ ਪੀੜ। 

ਚਖੰ! ਦ੍ਰਾਰ ਆਮੇਯ” ਬਾਹਯੰ" ਸੁ ਆਵੈ 'ਅੱਖਾਂ। “ਰਾਹੀਂ। ਅੰਦਰ ਨਹੀਂ _ਮਿਉਂਦੀ। 
॥੪੨॥ 'ਬਾਹਰ। 


ਦਿਲਾਸੋ ਦਿਯੋ ਹੈ ਧਰਯੋ ਹਾਥ ਸੀਸੰ। 





ਬਿਦਾ ਕੀਨਿ, ਪ੍ਰੀਤੰ ਬਹੂਤੀ ਛਿਤੀਸੰ:। _ 'ਰਾਇ ਨੇ। 
ਗਏ ਧਾਮ ਮਾਤਾ ਮਿਲੀ ਅੱਸੂ ਡਾਰੀ'। 'ਹੰਝੂ ਕੇਰਕੇ। 
-ਬਿਧਾਤਾ ਗਤੰ ਨ ਲਖੀ ਜਾਇ ਨਯਾਰੀ 


॥੪੨॥ 

ਇਕੰ ਤਾਤ' ਮੇਰੋ ਬਿਯੋਗੰ? ਸੁ ਕੀਨੋ। _'ਇਕੋ ਪੁਤੁ। “ਵਿਛੋੜਾ ਦਿੱਤਾ। 
ਨ ਦੈਵੰ ਸਹਾਰਯੋ ਨ ਦੇਖੰਨ ਦੀਨੋ। 

ਭਰੇ! _ਅੰਕ _ਮੈਂ2 ਸੀਤ ਸ਼ੂਾਸੰ“ 'ਲਵੇ। “ਗਲਵਕੜੀ ਵਿਚ। 'ਠੰਢੇ। “ਸਾਹ। “ਭਰੇ। 
ਨਿਕਾਰੇ”। 

ਬਢੀ ਪੀਰ ਮਾਨੋ ਹੁੰਵੈ' ਪ੍ਰਾਨ ਨਯਾਰੇ! 'ਜੁਦਾ ਹੁੰਦੇ ਹਨ। 

॥੪੪॥ 

ਕਹੋ “ਤਾਤ' ! ਤੇਰੇ ਬਿਨਾ ਕੈਸ ਜੀਵੋੱ। _ 'ਪੁੱਤਰ। 

ਸਹਯੋ ਜਾਇ ਨਾਂਹੀ ਬਿਖੈ! ਘੋਰ? ਪੀਵੈਂ। _'ਜ਼ਹਿਰ। 'ਲ। 

ਕਿਆ ਮੈ' ਨਿਹਾਰੋ! ਸੁ ਪਾਛੈ ਇਕਾਕੀ?। 'ਵੇਖਾਂਗੀ। “ਇਕੱਲੀ। 

ਹੁਤੋ ਸੂਨ! ਏਕੋ ਸਮੀਪੰ” ਨ ਤਾਂ ਕੀ” 'ਪੁੱਤਰ। 'ਕੋਲ। 

॥੪੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਪਿਤਾ ਕੋ ਨਮੋ ਕੀਨਿ ਦੋ ਹਾਥ ਜੋਰੀ। 
ਸਖਾ ਕੋ ਮਿਲੇ ਜੋ ਹੁਤੇ ਬਾਲ ਪਯਾਰੇ। 
ਮੁਝੈ ਸੰਗ ਲੈ ਫੇਰ ਪੰਥੰ! ਪਧਾਰੇ' 
॥੪੬॥ 

ਵਿਖੈ ਤੇ ਵਿਰਾਗੰ ਵਿਚਾਰੰ ਕਹਾਨੀ। 
ਮਗੰ! ਜਾਤਿ ਭਾਖੈ' ਭਲੇ ਮੋਖਦਾਨੀ”। 
ਪੁਰੀ' ਨੀਯਰਾਨੀ? ਕਟੀ ਬਾਟ ਸਾਰੀ”। 


ਪ੍ਰਵੇਸ਼ੰ _ਬਜ਼ਾਰੰ _ਕਿਯੋ ਹੇਰਿ! _ਚਾਰੀ? 
॥੪੭॥ 

ਗਏ ਧਾਮ ਜੈਰਾਮ ਬੇਦੀਨ ਰਾਈ'। 
(ਸੁਲਤਾਨਪੁਰ ਪਹੁੰਚੇ) 

ਤਬੈ ਨਾਨਕੀ ਸੋਦਰੀ' ਦੇਖਿ ਧਾਈ”। 
ਉਭੈ! ਪੈਰ ਪੈ ਆਨਿ ਕੈਸੀਸ ਧਾਰਯੋ?। 
ਉਚਾਰਯੋ 


2੩੩_ 


ਬਨ 


੫੧4 


ਦਯਾ ਐਨ ਯੌ ਦੇਖਿ 
॥੪੮॥ 

“ਵਡੀ ਸੋਦਰੀ! ਮੋਹਿ ਤੇ ਬੈਸ ਤੇਰੀ”। 
ਕਰੋਂ ਬੰਦਨਾ ਯੋਗਤਾ ਹੈ ਸੁ ਮੇਰੀ। 
ਅਪੂਠੀ ਕਰੀ ਬਾਤ ਯੋਗੂ ਨ ਐਸੇ। 
ਕਿਯੋ__ਸੋਦਰੀ ਜੋ __ਅੰਬੈ ਆਪ ਜੈਸੇ ? 
॥੪੯॥ 

ਕਹੈ ਨਾਨਕੀ “ਸਾਚ ਜੈਸੇ ਬਖਾਨੀ। 
ਜੁਈ ਹੋਇ ਭ੍ਰਾਤਾ ਕਹੋ ਸੋ ਪੁਮਾਨੀ'। 


ਨਹੀਂ ਭ੍ਰਾਤ ਕਾਂਕੇ, ਜਗੰਈਸ਼ ਪੇਖੋ?। 


ਰਿਦੈ ਆਪਨੇ ਮੈ ਭੁਾਤਾ ਭਿ ਲੇਖੋ? 
॥੫੦॥ 

ਨ ਆਦੰ ਨ ਅੰਤੰ ਬਿਅੰਤੰ ਸਰੂਪੰ। 
ਪਿਤਾ ਹੈ ਨ ਮਾਤਾ ਨ ਬੰਧੰ ਅਨੂਪੰ। 
ਨਿਜੰ: ਇੱਛ ਤੇ ਦੇਹਿ ਧਾਰੀ ਦਯਾਲੋ। 
ਉਧਾਰੰਨ! ਮੰਦੰ ਜਗੰ_ਜੀਵ ਜਾਲ? 


332 





!ਰਾਹ। “ਮੁਕਤੀ ਦਾਤਾ। 

ਸੁਲਤਾਨ ਪੁਰ ਨਗਰੀ। “ਨੇੜੇ ਆ ਗਈ। “ਸਾਰਾ 
ਪੰਧ ਮੁੱਕਾ। 

'ਵੇਖਕੇ। “ਸੁੰਦਰ। 


'ਬੇਦੀਆਂ ਦੇ ਰਾਜਾ। 


'ਭੈਣ। “ਦੌੜੀ ਆਈ। 
'ਦੋਨੋਂ। ਸਿਰ ਰਖਿਆ। 


ਹੇ ਭੈਣ !। ਉਮਰ ਤੇਰੀ ਮੈਥੋ` ਵਡੀ ਹੈ। 


'ਜੇ ਤਾਂ ਤੁਸੀਂ ਭਿਰਾ ਹੋਵੇ, ਤਾਂ ਜੋ ਕਹੋ ਮੈ” ਮੰਨ 
ਲਵਾਂ। 

ਤੁਸੀਂ ਕਿਸੇ ਦੇ ਭਰਾ ਨਹੀਂ ਹੋ, ਜਗਤ ਦੇ ਈਸ਼ਰ 
ਮੈ ਵੇਖਦੀ ਹਾਂ। 

/ੈੱ'` ਭੀ ਆਪਣੇ ਚਿਤ ਆਪ ਨੂੰ ਭਰਾ ਨਹੀਂ 
ਜਾਣਦੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੫੧॥ 

ਕਲੀ ਕਾਲ ਮਾਂਹੀ ਬਿਥਾਰੋ' ਸੁਚਾਲੀ:। _'ਵਫੈਲਾਵੇ। “ਸ੍ਰੇਸ਼ਟਾਚਾਰ। 
ਮਿਟਾਵੋ ਕੁਪੰਥੰ' ਕੁਦੰਭੰ ਕੁਚਾਲੀ? ਭੈੜੇ ਰਾਹ। “ਖੋਟੀ ਰੀਤੀ। 
ਐਸ ਹੀ ਮੋਹਿ ਕੋ ਦਾਨ ਦੀਜੈ। 

ਮਤੰ!' ਨ ਬਿਸਾਰੋ ਕੰਬੈ, ਯੋ ਪੁਸੀਜੈ? 'ਬੁੱਧੀ। “ਪੁਸੰਨ ਹੋਵੋ। 
ਮੀ 

ਇਤੇ ਮੱਧ ਜੈਰਾਮ ਆਯੋ ਤਹਾਂ ਹੀ। ਇੰਨੇ ਵਿਚ। 

ਸੁਸਾ ਨਾਨਕੀ ਸੋ” ਮਿਲੈ ਬੈਸ ਜਾਂਹੀ!। __ 'ਬੈਠੇ ਸਨ ਜਿੱਥੇ। 
ਉਠੇ ਬੰਦਨਾਂ ਕੋ ਨਿਹਾਰੇ!' ਜਰਾਮਾ। 'ਵੇਖੇ। 

ਹਟਾਯੋ _ਇਨੈ ਆਪ ਕੀਨੀ ਪੁਨਾਮਾ! 'ਨਮਸਕਾਰ। 

॥੫੩॥ 

ਕਹੇ ਬੈਨ ਜੈਰਾਮ “ਧਾਮੰ? ਪੁਨੀਤਾ?। __ 'ਬਚਨ। 'ਘਰ। 'ਪਵਿੱਤੂ। 
ਭਯੋ ਆਵਨੇ ਤੇ ਉਡੀਕੰਤਿ ਨੀਤਾ'। /ਉਡੀਕਦਾ ਸਾਂ ਨਿਤ ਹੀ। 
ਨਿਹਾਲੈ ਕਿਯੋ ਮੋਹਿ ਦੀਨੋ ਦਿਦਾਰੰ। 

ਅਹੋ _ਸੰਤ ਰੂਪ _ਅਨੂਪੰ _ਦਯਾਰੰ 

॥੫੪॥ 


ਚਹੋ ਪੋਸ਼ਿਸ਼ੰ' ਜੈਸ ਤੈਸੀ ਹੰਢਾਵੋਂ। 
ਰੁਚੈ ਜੋ ਰਿਦੈ ਸੋ ਭਲੀ ਭਾਂਤਿ ਖਾਵੋ। 
ਰਹੋ ਬੈਠ ਆਪੰ, ਨਿਕੇਤੰ ਤੁਮਾਰੋ। 
ਕਰੋ ਸੰਤਿਸੰਗੰ ਸੁ ਨਾਮੰ ਉਚਾਰੋ ? 


॥੫੫॥ 

ਦੋਹਰਾ: 

ਅਸ ਬਿਧਿ ਮਿਲ ਕਰਿ ਪਰਸਪਰ, 
ਦੁਇ ਦਿਸ਼ ਉਰ ਹਰਿਖਾਇ। 

ਸ਼ੀ ਨਾਨਕ ਸੁ ਪੁਕਾਸ਼ ਕੋ 


ਪੂਰਨ ਖੋੜਸ/ ਧਜਾਇ ॥੫੬॥ ਸੋਲ੍ਹਵਾਂ। 


333 


ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਸੁਲਤਾਨਪੁਰ ਜਾਵਣ” ਪ੍ਰਸੰਗ ਬਰਨਨੰ 


ਨਾਮ ਖੋੜਸਮੋ ਅਧਯਾਯ ॥੧੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 334 





੧੭. [ਗੁਰੂ ਰਾਮਦਾਸ ਜੀ ਦਾ ਮੰਗਲ। ਮੋਦੀ ਦੀ ਕਾਰ ਆਰੰਭੀ।] 


(ਮੋਦੀ ਦੀ ਕਾਰ) ॥ ੧੩..॥ 
(ਕਾਲੂ ਜੀ ਸੁਲਤਾਨਪੁਰ ਗਏ) ॥ ੩੬..॥ 


<< 


ਦਹਰਾ ; 

ਰਾਮ ਦਾਸ ਸ਼੍ਰੀ ਸਤਿਗੁਰੂ ਦਾਸਨ ਕੇ ਸੁਖਰਾਸ। 

ਸੁਖਰਾਸ=ਸੁਖਾਂ ਦੀ ਪੂੰਜੀ। [ਸੰਸ. ਸੁਖ-ਰਾਸ਼ਿ] 

ਯਮ ਪਾਸਨ ਕੇ ਤਾਸ ਕੋ ਕਰਤਿ ਛਿਨਿਕ ਮਹਿ ਨਾਸ਼ ॥੧॥ 

ਯਮ ਪਾਸਨ=ਜਮ ਦੀਆਂ ਫਾਹੀਆਂ। 

ਅਰਥ: 

ਸੀ ਸਤਿਗੁਰ ਰਾਮਦਾਸ ਜੀ (ਏਥੇ) ਦਾਸਾਂ ਲਈ ਸੁਖਾਂ ਦੀ ਰਾਸ ਹਨ, (ਅਤੇ ਅੱਗੇ ਲਈ) ਯਮ 
ਦੀਆਂ ਫਾਹੀਆਂ ਦੇ ਭੈ ਨੂੰ ਇਕ ਛਿਨ ਵਿਚ ਨਾਸ਼ ਕਰਨ ਹਾਰੇ ਹਨ। 

ਭਾਵ : 

ਸ਼ੀ ਗੁਰੂ ਰਾਮਦਾਸ ਜੀ ਆਪਣੇ ਸਿੱਖਾਂ ਨੂੰ ਲੋਕ ਸੁਖੀ ਕਰਦੇ ਹਨ ਐਤਨਾਂ ਕਿ ਮਾਨੋਂ' ਸੁਖਾਂ ਦੀ 
ਰਾਸ ਹਨ। ਅਤੇ ਅੱਗੇ ਦਾ ਭੈ ਵੀ ਨਿਵਾਰਦੇ ਹਨ, ਐਸਾ ਉੱਤਮ ਆਤਮ ਜੀਵਨ ਦਾਨ ਕਰਦੇ 
ਹਨ ਕਿ ਜਮਾਂ ਦੀ ਫਾਹੀ ਦੂਰ ਕਰਦਿਆਂ ਛਿਨ ਨਹੀਂ ਲਾਉਂਦੇ। 

ਸ਼ੀ ਬਾਲਾ ਸੰਧੁਰੁ ਵਾਚ ॥ 

ਸੈਯਾ: 

ਯਾਂ ਬਿਧਿ ਸੋ ਮਿਲਿਕੈ ਹਰਖੈ' 

ਉਰ ਸਾਦਰ' ਸੇਵ ਭਲੇ ਕਰਿਹੀਂ। 

ਕਾਲ! ਬਿਤਾਵਹਿ' ਦਯਾਲੂ ਮਹਾਂ 'ਸਮਾਂ। 
ਸੁਲਤਾਨਪੁਰੇ ਸੁਖ ਸੋ ਫਿਰਿਹੀਂ। 

ਤਾਰਨ ਜਾਂ! ਅਵਤਾਰ ਧੂਯੋ 'ਤਾਰਨ ਲਈ ਜਿਸਨੇ। 

ਕਲਿ ਕੇ! ਨਰ ਮੰਦ ਮਹਾਂ ਜਰਿਹੀਂ?। /ਕਲਯੁਗ ਦੇ। “ਜੋ ਜਲ ਰਹੇ ਹਨ। 

ਬਾਸੁਰ ਏਕ! ਸੁਸਾਪਤਿ” ਸੋੱ ਗਇਕ ਦਿਨ। “ਭਣਵਈਆ ਭਾਈ ਜੈਰਾਮ। 
ਭਗਨੀ' ਮਿਲਿ ਬੈਸਤਿ ਭੇ ਘਰ ਹੀ 'ਤੇ ਬੇਬੇ। 

॥੨॥ 

ਪੰਕਜ ਨੈਨ ਪ੍ਰਭੂ ਗੁਨ ਐਨ! 'ਭਾਵ, ਗੁਰੂ ਜੀ ਨੇ। 

ਭਨੇ ਮੁਖ ਬੈਨ “ਸੁਨੋ ਮਮ ਬਾਨੀ। 

ਕਾਰ ਬਿਹੀਨ ਭਲੇ ਨਹਿ' ਚੀਨ 

ਕਹੈ ਪਰਬੀਨ', ਸਭੈ ਜਗ ਜਾਨੀ। 'ਪਾਠਾਂਤ੍ਰ-ਸੁ ਪੁਬੀਨ। 

ਹੈ ਜਗ ਰੀਤਿ ਕਰੈ ਸਭਿ ਪ੍ਰੀਤ ਭਾਵ, ਕੰਮ ਨਾਲ। 


ਸੁ ਕਯੋਂ ਵਿਪਰੀਤ ਕਰੌ! ਮਨ ਮਾਨੀ?। _ 'ਤਾਂ ਤੇ ਮੈ' ਕਿਉ' ਉਲਟ ਕਰਾਂ। 'ਮੈ' ਮਨ ਵਿਚ 
ਸਮਝੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 335 


ਦੇਹੁ ਬਤਾਇ' ਜੁਊ ਮਨ ਭਾਇ? 'ਦੱਸ ਦਿਓ। “ਕੰਮ) ਜੋ ਅੱਛਾ ਲਗੇ। 

ਬਿਤਾਇਂ ਸਮਾਂ ਪਰਚਾਨ! ਜੁ ਪ੍ਰਾਨੀ” 'ਪਰਚੇ ਵਿਚ। 

॥੩॥ 

ਸੁਨਿ ਕੈ ਭਗਨੀ! ਪੁਨ ਬੈਨ ਭਨੇ 'ਬੇਬੇ ਨੇ। 

“ਮਨ ਗਯਾਨ ਸੁਨੋ ਗੁਨ ਤੋ ਪਰਚਾ”। ਗਿਆਨ ਸੁਣਨਾ ਤੇ ਮਨ ਵਿਚ ਗੁਣਨਾ 
(ਵਿਚਾਰਨਾ) ਇਹ ਤੇਰਾ ਪਰਚਾ ਹੈ। 

ਜਗਕੰਤ ਮਤੋ”" ਚਿਤ! ਸੰਤ ਬਿਅੰਤ ਤੁਸੀਂ ਜਗਤ ਦੇ ਕੰਤ ਹੋ ਜੋ ਚਿਤ ਆਵੇ ਤਸਾਡਾ 
ਮਤਾ ਹੈ। "ਪਾ:-ਮਨੋ। 





ਕਰੋਂ ਮਿਲਿ ਸੰਤਨ ਸੋ ਚਰਚਾ। 

ਨਰ ਨਾਰਿ ਚਰਾਚਰ! ਦੇਨਿ ਦਤਾਰ? ਜੰਗਮ, ਜੜ੍ਹ। “ਦੇਨਹਾਰ ਦਾਤੇ ਹੋ। 

ਸੁਰਾਸੁਰ' ਬ੍ਰਿੰਦ” ਕਰੈ' ਅਰਚਾ”। ਦੇਵਤੇ ਦੈੱਤ। “ਸਾਰੇ। “ਕਰਦੇ ਹਨ ਪੂਜਨ (ਆਪ 
ਦਾ)। 

ਧਨ ਧਾਨ! ਪਦਾਰਥ ਜੋ ਘਰ ਮੈ ਧਨ ਤੇ ਅੰਨ। 

ਕਰੁਨਾ ਤਵ, ਲੇਯ ਕਰੋ ਖਰਚਾ” ॥੪॥ 

ਵਾਕ ਜਰਾਮ ਭਨੇ ਅਭਿਰਾਮਾਂ 'ਸੁੰਦਰ। 

“ਜੁ ਕਾਮਨਾ ਹੋਇ ਸੁ ਧਾਮ ਤੇ! ਲੀਜੈ। _'ਘਰੋਂ। 

ਜੇ ਜਗ ਕਾਜ ਸੁ ਪਾਜ ਸਮਾਜਾਂ ਕੂੜੇ ਸਮਾਜ ਹਨ। 


ਤੁਮੈ ਨਹਿੰ ਛਾਜਤਿ' ਕਯੋ' ਉਰਝੀਜੈ?। _ 'ਭੁਬਦੇ ਨਹੀਂ। “ਕਿਉ” ਫਸਦੇ ਹੋ। 
ਲਾਜ ਭਰੇ ਮਹਾਂਰਾਜ' ਬਿਸਾਰ?' /ਰੱਬ ਨੂੰ। ਭੁਲਾਕੇ। 'ਪਾ:-ਬਿਸਾਲ। 


ਪਚੇ! ਨਿਜ ਕਾਜਹਿ? ਮੋ ਸੇ ਲਖੀਜੈ”। __'ਫਸੇ ਹਾਂ। ਆਪਣੇ ਕੰਮਾਂ ਵਿਚ। ਮੇਰੇ ਵਰਗੇ, 
ਜਾਣ ਲਓ। 


ਬੈਠ ਰਹੋ, ਜਸੁ ਨਾਮ ਕਹੋ 

ਹਰਿ ਪ੍ਰੋਮ ਲਹੋ, ਸੁਖ ਯੌ ਮੁਝ ਦੀਜੈ? 

॥੫॥ 

ਪੁਨ ਪੰਕਜ ਨੈਨ ਭਨੇ ਮੁਖ ਬੈਨ /ਭਾਵ ਸ਼੍ਰੀ ਗੁਰੂ ਜੀ ਨੇ। 

“ਸੁਸਾ!' ਸੁਨਿ ਬੇਦਾਂ ਬਖਾਨਤਿ ਜੈਸੇ। _'ਥੇਥੇ। 

"ਏਥੇ ਬੰਦ ਤੋ ਮੁਰਾਦ “ਨਿਜ ਗਿਆਨ?” ਦੀ ਲੈਣੀ ਚਾਹੀਏ, ਕਿਉਂਕਿ ਜੋ ਬਾਤ ਅੱਗੇ ਦੱਸਦੇ ਹਨ 
ਉਹ ਗੁਰ ਨਾਨਕ ਜੀ ਦੇ ਆਪਣੇ ਅਸੂਲ ਹਨ ਜੋ ਉਹਨਾਂ ਜਗਤ ਵਿਚ ਫੈਲਾਏ। ਛੜੇ ਵੇਦ ਵਿਚ ਤਾਂ 
ਕੁਦਰਤੀ ਨਜ਼ਾਰਿਆਂ ਦੇ ਗੀਤ, ਧਨ ਧਾਨ, ਉਮਰ ਬ੍ਰਿਧੀ ਦੀਆਂ ਬੇਨਤੀਆਂ ਹਨ। ਦੂਸਰੀ ਮੁਰਾਦ ਬੇਦ 
ਤੋਂ ਸਤ ਸ਼ਾਸਤੁ ਦੀ ਹੈ ਜਿਸ ਵਿਚ ਐਸਾ ਉਪਦੇਸ਼ ਹੋਵੇ। ਉਸ ਸਮੇ ਦੇ ਵਿਦਵਾਨ “ਵੇਦ” ਪਦ ਐਸੇ 
ਮੌਕਿਆਂ ਤੇ ਖੁਲ੍ਹੇ ਤੌਰ ਤੇ ਕਿਸੇ ਇਖ਼ਲਾਕੀ ਤੇ ਧਾਰਮਕ ਪੁਸਤਕ ਲਈ ਬੀ ਵਰਤ ਲੈਂਦੇ ਹਨ। ਦੇਖੋ 
ਇਸੇ ਗੁੰਥ ਦਾ ਅਧਯਾਯ ੩੭, ਅੰਕ ੫੧। 

ਕਰ ਸੌ? ਕਰਿ” ਕਾਰ” ਅਹਾਰ“ ਕਰੈ __'ਹੱਥਾਂ ਨਾਲ। “ਕਰਕੇ। “ਕਿਰਤ। “ਭੋਜਨ। 
ਕਿਰਤਾਰਥ! ਦੇਹਿ ਕਰੈ ਨਰ ਐਸੇ। 'ਸਫਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਧਨ ਆਪ ਕਮਾਇ ਖਵਾਇ ਕੈ ਖਾਵਤਿ 

ਭੋਜਨ ਛਾਦਨ! ਸਾਧਨ ਦੈ ਸੇ?। 'ਕਪੜਾ। 'ਸੰਤਾਂ ਨੂੰ ਦੇ ਕੇ। 
ਕਰੁਨਾ ਕਰਿ ਸੰਤ ਉਧਾਰ ਕਰੈੱ 

ਭਵ ਭੀਤਰ ਫੇਰ ਨ ਆਵਤਿ ਕੈਸੇ!” 'ਕਿਸੇ ਤਰ੍ਹਾਂ ਬੀ। 
॥੬॥ 

ਫੇਰ ਜਰਾਮ ਗਿਰਾ' ਉਚਰੀ ।ਬਾਣੀ। 

“ਤੁਮ ਆਇਸੁ' ਮੋ ਮਨ ਹੈ ਅਨੁਸਾਰੀ2। 'ਆਗਜਾ ਦੇ। “ਅਧੀਨ। 
ਮੋਰ ਸਕੋ ਨ ਕਹਯੋ ਤੁਮਰੋ! ।ਆਪ ਦਾ ਕਿਹਾ ਮੋੜ ਨਹੀਂ ਸਕਦਾ। 
ਜਿਨ ਕੀ ਨੁਤਿ' ਰਾਇ ਬੁਲਾਰ ਉਚਾਰੀ। _'ਸਿਫਤ। 

ਲੇਖਾ ਪਢੇ ਤੋ ਕਹੋ ਮੁਝ ਸੋ ਕਛੁ 

ਲੈ ਦੇਉ' ਜੋ ਹੁਇ ਲੇਖੇ ਕੀ ਕਾਰੀ।” " _'ਗੁਰੂ ਜੀ ਬੋਲੇ :- 
“ਹੋਂ ਸਭਿ ਜਾਨਤਿ ਭਾਂਤਿ! ਹਿਸਾਬ ਕੀ _ 'ਤਰੀਕਾ। 

ਲੇਨੇ ਜੁ ਦੇਨੇ ਭਲੇ ਹੈ ਵਿਚਾਰੀ” ॥ ੭॥ 

ਦਹਰਾ : 

“ਦੌਲਤ ਖਾਨ ਨਵਾਬ ਕੋ, ਮੋਦੀਖਾਨਾ 

ਲੇਹੁ। 

ਤੁਮ ਤੇ ਹੋਇ ਨਿਬਾਹਿ ਜੇ, ਕਰੋ ਕਾਜ 

ਸੁਭ ਏਹੁ” ॥੮॥ 

ਕਬਿੱਤ: 

ਭਾਖੀ ਜੋ ਜੈਰਾਮ ਸੋਊ ਨਾਨਕ ਜੀ ਮਾਨਿ 

ਮਨ 

ਕਹੈ “ਕਰਤਾਰ ਨਿਰਬਾਹੈ ਮੋਹਿ ਕਾਜ 

ਕੋ। 

ਦੀਨਬੰਧੁ ਦਯਾਨਿਧਿ ਸਦਾ ਈ ਪੁਸਿੱਧ 

ਸਾਰੇ 

ਸੰਤਨ ਸਹਾਈ ਰਾਖੈ ਨਿਜ ਨਾਮ ਲਾਜ 

ਕੌ।` 

ਭਾਖਤਿ ਜੈਰਾਮ “ਤੁਮ ਪਾਸ ਹੋਇ ਆਵੈ 

ਕਾਮ 





336 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਤਿੰਹ 
ਕੀਜੈ ਨ ਬਿਲੋਬਾ ਅਬ ਭਲੋ ਦਿਨ ਆਜ 'ਦੇਰੀ। 
ਕੋ” ॥੯॥ 


੨੩ 


ਸੈਯਾ: 'ਘਰ। 

ਦੌਲਤ ਖਾਨ ਕੇ ਭੌਨ!' ਗਏ ਪੁਭੁ 

ਜਾਇ ਮਿਲੇ ਸਭਿ ਬਾਤ ਜਨਾਏ। 

ਨਾਨਕ ਰੂਪ ਨਿਹਾਰਿ ਨਬਾਬ 

ਕਹੈ “ਇਹ ਮੋਦੀ ਕੀ ਕਾਰ ਚਲਾਏ। 

ਹੈ ਮਤਿਵਾਨ ਸੁਜਾਨ ਸਾ ਦੀਸਤਿ'? ਦਿਸਦਾ ਹੈ। 
ਪੋਸ਼ਿਸ਼ ਦੇਤਿ ਭਯੋ! ਹਰਖਾਏ”। /ਖਿਲਅਤ ਦਿੱਤੀ। “ਖੁਸ਼ ਹੋ ਕੇ। 
ਕਾਰਿਖਕੰ' ਪੁਨ ਦੀਨ ਹਜ਼ਾਰ 'ਰੁਪੱਯੇ। 

ਜਰਾਮ ਸਮੇਤ ਲਏ ਘਰ ਆਏ ॥੧੦॥ 

ਸੋਰਠਾ: ਹੱਟ। 'ਪਾਠਾਂਤੂ-ਬਿਪਨੀ। 
ਪਾਯੋ ਤਬ ਬਹ ਆਨ, ਆਪਨ'” ਮਹਿ 

ਸੌਦਾ ਸਭਹਿ। 

ਤੋਲ ਦੇਤਿ ਨਿਜ ਪਾਨ, ਲੈਨਹਾਰ ਜੋ_' 

ਰਾ ॥੧੧॥ 


ਮਲ ਖਾਨ ਪਾਨ 
ਬਿਧਿ ਜੋਇ। 

ਆਪਨ ਅਪਨੀ' ਮਹਿ! ਕਰਤਿ, ਜਿਮ ' 
ਸਿ 


ਆਵਤ ਜਰ ਮੋ ਨੇ ਕੀ ਵਲਇ 


ਹੁਲਸਾਇ ਕੈ। 

(ਮੋਦੀ ਦੀ ਕਾਰ) 

ਗੋਧੁਮ ਕੋ ਚੁਨ!, ਮਾਖ ਦਾਰ?, ਲੌਨ, ਕਣਕ ਦਾ ਆਟਾ। ਆਂਹ ਦੀ ਦਾਲ। 
ਘ੍ਰਿੱਤ ਬਹੁ 

ਹਰਦੀ, ਮਰਚ ਦੋਊ, ਧਰੇ ਹੈ ਮੰਗਾਇ 

ਕੰ 


337 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਫਾਣਤੀ', ਸਿਤੋਪਲ?, ਸਿਤਾ” ਸੋ ਗੁੜ 
ਚਣਕ ਜਵਨ ਕੇ ਅੰਬਾਰ! ਰਾਖੇ ਲਾਇ 
ਕੈ। 

ਹੋਤਿ ਭੀਰ ਭਾਰੀ ਲੇਨਹਾਰ ਨਹਿ ਪਾਇ 
ਵਾਰੀ 

ਦੇਤਿ ਭੁਨਸਾਰੀ ਤੇ! ਪੁਦੋਖ ਲੌ? 
ਗਿਣਾਇ ਕੈ ॥੧੩॥ 

ਸੈਯਾ: 

ਯਾ ਬਿਧਿ ਦੇਖਿ ਬਿਸੇਖ ਅਨੰਦਤਿ 
ਦੰਪਤਿ' ਸੰਪਤਿ ਭੂਰ” ਭਏ ਤੇ। 
ਨਾਨਕੀ ਬੈਨ ਕਹੈ ਪਤਿ ਸੋ 

“ਅਬ ਭ੍ਰਾਤ' ਰਖੈ ਧਨ ਬਯਾਹਿ ਕਏ 
ਤੇ2। 

ਟੋਰਹੁ!' ਕੋ ਘਰ, ਚਾਹਿ ਰਖੋ ਉਰ? 
ਹੋਇ ਬਰੋਬਰ ਜੋ ਮਿਲਏ ਤੇ। 


ਕਾਲੂ ਪਿਤਾ ਹਰਖੈ ਸਭਿ ਭਾਂਤਿਨਿ 
ਤਾਂ ਮਨ ਚਾਹਿ ਭੀ ਈਹਾਂ ਅਏਤੇ!' 


॥੧੪॥ 

ਦੋਹਰਾ: 

ਸੁਨਿ ਬੋਲਯੋ ਜੈਰਾਮ ਤਬ, “ਕਰਨ ਲਗੇ 
ਹੈਂ ਕਾਰ। 

ਕੋ ਖੱਤਰੀ ਅਬ ਦੇਖਿ ਕੈ, ਕਰਿ ਹੈ 
ਬਯਾਹ ਵਿਚਾਰ” ॥੧੫॥ 

ਕਬਿੱਤ: 

ਅੰਗਦ ਜੀ ਗਤਿਦੈਨ' ! ਸੁਨੋ ਇਕ ਰੈਨ 
ਵਿਖੇ 
ਐਸੇ ਮੈ 
ਦੀਜੀਏ। 


ਉਚਾਰੇ ਬੈਨ “ਬਿਦਾ ਮੋਹਿ 


338 





'ਮਿਸਰੀ। “ਪਤਾਸੇ। “ਖੰਡ। 


'ਚਣਿਆਂ ਤੇ ਜਵਾਂ ਦੇ ਢੇਰ। 


ਸਵੇਰੇ ਤੋਂ। “ਸੰਧਜਾ ਤਕ। 


'ਪਤੀ-ਇਸਤ੍ਰੀ। “ਬਹੁਤ। 

'ਭਿਰਾ। “ਵਯਾਹ ਕਰਨ ਲਈ ਧਨ ਰਖੇਗਾ। 
/ਢੂੱਡੋ। “ਤੱਕ ਰੱਖੋ ਰਿਦੇ ਵਿਚ। 

'ਸਭ ਤਰ੍ਹਾਂ। 


ਉਸਦੇ ਮਨ ਵਿਚ ਬੀ ਇਹਦੇ ਇਥੇ ਆਉਣ ਤੋ 
ਇਹੋ ਚਾਹ ਹੈ (ਕਿ ਵਿਆਹ ਹੋ ਜਾਏ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 339 


ਸੁਹੀਜੀਏ'। ” 

ਕੋਮਲ ਕਪੋਲ ਪਰ! ਕੁੰਤਲ ਹਲਤਿ ਬੋਲੇ 
ਮਾਨੋ ਚੰਦ ਮੰਡਲ ਮੈ ਮੀਨ ਦੋ 

ਪਿਖੀਜੀਏ। 

“ਬਾਲੇ ! ਗੁਜ਼ਰਾਨ ਕਰਿ ਰਿਦੈ ਕਰਤਾਰ 

ਧਰਿ 

ਕੈਸੇ ਤੂੰ ਉਦਾਸ ਉਰ ਭੇਦ! ਸੋ 'ਰਿਦੇ ਦਾ ਭਾਵ। “ਉਹ ਕਹੋ। 
ਭਨੀਜੀਏ? ' ੧੬॥ 





ਕ੍ਰਿਤ ਮੋਦੀ ਲਈ ਧਨ ਧਾਮ ਸੰਚਾਰੇ'। ਮਮ ਧਾਨ) ਇਕੱਠਾ ਕਰਨ 
| 

ਕੇਤਿਕ ਬਾਸੁਰ ਕਾਲ ਬਿਤਾਵਤਿ ਕੁਛ ਦਿਨ ਸਮਾਂ ਗੁਜ਼ਾਰਦੇ ਹਾਂ। 

ਹੈ ਕਿਹ ਕਾਮ ਜੁ ਕਾਰ ਹਮਾਰੇ ? 

ਜੋ ਕਰਨੀ ਕ੍ਰਿਤ ਸੋ ਕਰਿ ਹੈ 

ਜਬ ਆਨ! ਜਲੈ, ਤੁਝ ਲੇਯ ਸੰਗਾਰੇ। 

ਹੂ ਗੁਜ਼ਰਾਨ ਹਮਾਰਿ ਤੁਮਾਰਿ 

ਮਿਲੇ ਕਰਿਯੇ ਇਹ ਕਾਰ ਪਿਆਰੇ? 

॥੨੭॥ 


ਦੋਹਰਾ: 

ਅਸ ਕਹਿ ਮਮ ਮਨ ਕਰਖ ਲਿਯਾ', 

ਨਿਕਟ ਰਖਨ ਕੇ ਹੇਤ?। 

ਤਜਿ ਨ ਸਕੋ ਦਰਸ਼ਨ ਸਫਲ, ਸ਼੍ਰੀ ਬੇਦੀ 

ਕੁਲਕੇਤ ॥੧੮॥ 

ਸਰਲਾ : 

ਮਾਨੋ ਸਦਾ। 

ਇਹ ਬਰ ਦੇਹੁ ਮੁਕੰਦ, ਭੂਲ ਨ 'ਮੁਕਤੀ ਦਾਤੇ। “ਨਾਂ ਉਲਟ ਕਰਾਂ। 'ਕਦੇ ਬੀ। 
ਪ੍ਰਤਿਕੂਲੋ” ਕਦਾ”" ॥੧੯॥ 

“ਬਾਲੇ ! ਤੂੰ ਮਮ ਮਿੱਤੁ, ਸੱਤਿ ਵਿਖੈ_'ਸੱਚ ਵਿਚ ਤੇਰੀ ਮਤ ਟਿਕ ਜਾਏ। 
ਨਿਤਿ ਮਤਿ ਦ੍ਰਿੜੈ!। 

ਇਹ ਬਚ! ਰਾਖਹੁ ਚਿੱਤ, ਜਨਮ ਮਨਰ 'ਬਚਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤੇ ਮੁਕਤਿ ਹੂ ` ॥੨੦॥ 

ਅਸ ਸੁਨਿ ਪਦ ਅਰਬਿੰਦ', ਮੈ' ਬੰਦੇ 
ਕਰ ਬੰਦ ਦੋ। 

ਕਹੈ ਜੁ ਕ੍ਰਿਤ ਬਖਸ਼ਿੰਦ, ਕਰਨ ਲਗਜੋ 
ਪੁਨ ਕਾਰ ਸੋ ॥੨੧॥ 

ਅਪਰ' ਥਾਨ? ਤੇ ਆਣਿ, ਸੌਦਾ ਆਪਨ” 
ਮੈਂ ਧਰੈਂ। 

ਆਪਨ! _ ਕਿਧੋ ਨਿਧਾਨ, _ ਹੋਤਿ 
ਅਤੋਟਹਿ ਵਸਤੁ ਸਭਿ ॥੨੨॥ 
ਦੋਹਰਾ: 

ਪਰਮ ਪੁਸਾਦਿ। 

ਸੁਨਿ ਸੁਨਿ ਆਵਹਿ ਅਨਿਕ ਪੁਨ, 
ਦੇਵਹਿਂ ਸਭਿਨਿ ਅਨਾਦਾ। ੨੩। 
ਅਸਨਹੀਨ! ਬਸਨੈ _ਨਗਨ?, _ਕਰਤਿ 
ਅਰਥਨਾ” ਜੌਨ। 


ਛੂਛਾ! ਬਹੁਰ ਨ ਜਾਵਈ ਆਵਤਿ ਜੋਊ 
ਭੌਨਾਂ ॥੨੪॥ 

ਸੈਯਾ: 

ਦੌਲਤ ਖਾਨ ਕੋ ਥੋਰੋ ਉਠਾਵਨਾ 

ਤਾਂਹਿ ਤੇ ਹੋਤਿ ਵਿਸ਼ੇਖ ਹੀ ਦਾਨਾ। 
ਕੀਰਤੀ ਕਉਂ ਸੁਨਿ ਧਾਵਤਿ ਆਵਤਿਂ 
ਪਾਵਤਿ ਜੋ ਅਰਥੀ ਅਨੁਮਾਨਾ'। 

ਚੂਨ' ਤੇ ਲੌਨ? ਘ੍ਰਿਤਾਦਿ ਤੇ ਜੇ ਵਥੂ” 
ਅੰਤਰ ਚੀਰ' ਧਰੇ ਬਿਧਿ ਨਾਨਾ। 

ਜਾਂ ਵਸਤੂ ਕੋ ਨਿਕਾਰ ਕੈ ਦੇਵਤਿ 

ਸੋ _ਨ ਘਟੈ ਉਤਨੀ _ਠਹਿਰਾਨਾ' 
॥੨੫॥ 

ਦੋਹਰਾ: 

ਕੀਰਤਿ ਪਸਰੀ ਪੁਰਿ! ਸਰਬ?, ਘਰ 
ਘਰ ਭੀ ਭਰਪੂਰ। 


340 





/ਹੋਰ। “ਜਗਾ ਤੋ'। “ਹੱਟ। 


ਹੱਟੀ ਹੈ ਕਿ ਕੋਈ ਭੰਡਾਰ ਹੈ। “ਹੱਟੀ ਹੈ ਕਿ 
ਕੋਈ ਭੰਡਾਰ ਹੈ। 
'ਮੰਗਤੇ। 


ਅੰਨ ਆਦਿ। 


'ਭੋਜਨ ਤੋਂ ਭੁੱਖਾ। “ਕਪੜੇ ਤੋ ਨੰਗਾ। “ਜੋ ਕੋਈ 
(ਕੁਛ) ਮੰਗਦਾ ਹੈ। “ਜੋ ਕੋਈ (ਕੁਛ) ਮੰਗਦਾ 
ਹੈ। 

'ਖਾਲੀ। ਅਮੁੜਕੇ। '"ਪਾਠਾਂਤੁ-ਕਰੁਨਾ ਭੌਨ। 


ਖਰਚ ਉਠਦਾ ਹੈ। 
'ਵਧੀਕ। 

'ਦੌੜਦੇ ਆਉਂਦੇ ਹਨ। 
'ਪਤਾ ਪਾ ਕੇ। 

'ਆਟਾ। ਲੂਨ। “ਚੀਜਾਂ। 
'ਕਪੜੇ। 

'ਟਿਕੀ ਰਹੇ। 


ਸ਼ਹਿਰ ਸਾਰੇ ਵਿਚ। “ਸ਼ਹਿਰ ਸਾਰੇ ਵਿਚ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਿਧੋ! ਚੰਦ ਕੀ ਚਾਂਦਨੀ, ਜਿਉ ਚਕੋਰ 'ਮਾਨੋ'। 'ਸੁੰਦਰ। 
ਪ੍ਰਿਯ ਰੂਰ! ੨੬॥ 

ਮਾਸ ਮਾਸ ਲੇਖਾ ਹੁਵੈ, ਜਾਹਿਂ ਵਹੀ ਲੇ 'ਮਹੀਨੇ ਦੇ ਮਹੀਨੇ। 
ਹਾਥ। 

ਸੰਖਯਾ! ਕਰਿ ਸਭਿ ਦਿਵਸ ਕੀ, ਬੈਸਹਿ' 'ਗਿਣਤੀ। 'ਪਾ-ਲੈਕੇ। 
ਲੇਖਕ' ਸਾਥ ॥੨੭॥ 


<< 


ਸਰਠਾ: 

ਜਬ ਜਬ ਲੇਖਾ ਹੋਇ, ਤਬ ਤਬ ਬਾਧਾ 

ਨਿਕਸਈ। 

ਬਿਸਮੈ ਮਨ ਸੁਨਿ ਲੋਇ, ਕੋ ਕੋ 

ਕਰਿਈ ਈਰਖਾ ॥੨੮॥ 

ਨਹਿੰ ਜਾਨੈ ਮਤਿਮੰਦ, -ਇਹ ਕਰਤਾਰ 

ਸਰੂਪ ਹੈਂ। 

ਆਨੰਦ ਕੰਦ ਮੁਕੰਦ, ਯਾਂ ਕੋ ਕਛੁ 

ਅਚਰਜ ਨਹੀਂ'- ॥੨੯॥ 

ਕੋ ਖੋਵਈ। 

ਘਾਟਾ ਹੋਇ ਨਿਦਾਨ”, ਗਹਜਯੋ ਜਾਇ? 

ਦੁਖ ਪਾਵਈ” ॥੩੦॥ 

ਕੋ ਅਸ ਕਰਤਿ ਉਚਾਰ, ਕੋਇਕ 
ਭਾਖਤਿ' ਅਪਰ ਗਤਿ?। 

“ਦੇਵਤਿ ਦਾਨ ਉਦਾਰ, ਬਰਕਤ ਯਾਂ ਤੇ 

ਅਧਿਕ' ਹੈ” ॥੩੧॥ 

ਸੈਯਾ: 

ਜਾਚਕ! ਕੇਤਿਕ” ਦਾਨ ਕੋ ਲੇ 

ਤਲਵੰਡੀ ਗਏ ਨੁਤਿ' ਭੂਰ ਉਚਾਰੀ। 

“ਮੋਦੀ ਭਯੋ ਨ੍ਰਿਪ ਦੌਲਤ ਖਾਨ ਕੋ 

ਦਾਨ ਕੋ ਦੈਨ ਕਰਯੋ ਪੁਨ ਭਾਰੀ। 

ਨੰਗ ਛੁਧਾਤੁਰ” ਦੇਖਿ ਸਕੈ ਨਹਿ 'ਨੰਗਾ। “ਭੁੱਖਾ। 
ਸੰਪਤਾ ਕ੍ਰਿੱਧ ਭਈ? ਸੁਖਕਾਰੀ। ਦੌਲਤ। 'ਬਹੁਤ ਵਧੀ। 
ਪੁੰਨਮਤੀ' ਕ੍ਰਿਤ ਧੰਨਵਤੀ? ਪੁੰਨ ਵਾਲੀ। “ਧਨ ਵਾਲੀ। 
ਜਿਹ ਜਾਚਕ! ਭੀਰ ਹੈ ਤਾਂਹਿ ਕੇ ਦ੍ਰਾਰੀ” 'ਮੰਗਤਿਆਂ ਦੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 342 





॥੩੨॥ 
ਜਾਚਕ ਜੇ ਤਲਵੰਡੀ ਹੁਤੇ, ਸਭਿ 
ਆਵਤਿ ਭੇ ਧਨ ਲੇਨਿ ਕੀ ਆਸਾ। 
ਜੋ ਜਿਸ ਜਾਚਨਾ ਆਨ ਕਰੀ 
ਤਸ' ਪਾਵਤਿ ਭੇ, ਗਯੋ ਕੋ ਨ ਨਿਰਾਸਾ। _'ਤੇਸੀ। 
ਕੀਰਤਿ ਕੋ ਸੁਨਿ ਰਾਇਬੁਲਾਰ 
ਅਨੰਦਤਿ ਪਰਾਪਤਿ ਜਿਉ ਸੁਖ ਰਾਸਾ। 'ਜਿਵੇਂ ਕੋਈ ਸੁਖ ਦੀ ਖਾਣ ਮਿਲ ਗਈ ਹੈ। 
ਸੋਚ ਬਿਮੋਚਨ' ਸਾਰਸ ਲੋਚਨ? ਸੋਚਾਂ ਨੂੰ ਦੂਰ ਕਰਨ ਵਾਲੇ। “ਕਵਲ ਵਰਗੇ ਨੇਤ 
ਵਾਲੇ ਦਾ। 
ਰੂਪ _ਬਿਲੋਕਨ? _ਚਾਹਤਿ _ ਪਾਸਾ_'ਦਰਸ਼ਨ। “ਦੇਖਣਾ। 
॥੩੩॥ 
ਸ਼ਰਨ ਮੇਂ! ਕਾਲੂ ਸੁਨੀ ਸੁਤ ਕੀ ਨੁਤਿ? _'ਕੰਨਾਂ ਵਿਚ। “ਸਿਫਤ। 
ਚਿੱਤ ਲਖੀ'-ਬਿਤ? ਲੇਹਿ ਕਮਾਈ ॥ 'ਜਾਣੀ। “ਧਨ। 
ਤੱਦਪਿ ਭੂਰ/ ਉਦਾਰ ਅਹੇ 'ਬਹੁਤ। 
ਧਨ ਰਾਖਨ ਕੀ ਮਤਿ' ਤਾਂਹਿ ਨ ਆਈ। 'ਬੁੱਧੀ। 
ਹੋਂ ਅਬ ਜਾਇ ਕੇ ਦੇਉ' ਸਿਆਨਪ 
ਆਨਿ ਹੋ? ਜੇਤੋ ਕੀਓ ਇਕਠਾਈ2-। __ 'ਲਿਆਵਾਂਗਾ। “ਜਿੰਨਾ ਕੀਤਾ ਹੋਵੇਗਾ ਇਕੱਠਾ। 
ਐਸੇ ਵਿਚਾਰਿ ਕੈ ਤਜਾਰ ਭਯੋ 
ਮਿਲਨੇ ਹਿਤ ਜਾਵਤਿ ਭਾ ਢਿਗ ਰਾਈ! 'ਰਾਇ ਬੁਲਾਰ ਦੇ ਪਾਸ। 
੩੪॥ 
“ਹੋਂ ਸੁਲਤਾਨਪੁਰੇ ਸੁਧ ਲੇਵਣ 
ਆਇਸੁ ਦੇਹੁ! ਕਰੋ” ਗਵਨਾ। ` ।ਆਗਯਾ ਦਿਓ। 
ਰਾਇ ਕਹੇ “ਹਿਤ ਸੋ” ਮਿਲੀਏ ਪ੍ਰੇਮ ਨਾਲ। 
ਨ ਕੁਬੋਲ ਭਨੋਂ ਮੁਖ ਤੇ ਕਵਨਾ। 
ਮੋ ਦਿਸ ਤੇ ਸਿਰ ਪੈ ਕਰ? ਫੇਰਹੁ /ਮੇਰੇ ਵਲੋਂ। “ਸਿਰ ਤੇ ਹੱਥ। 
!ਗਲੇ ਲਾਉਣਾ, ਜੱਫੀ ਪਾਉਣੀ। 
ਕੰਨਾਂ। 
'ਮੁਕਤੀ ਦਾਤੇ ਦਾ ਪਿਤਾ। “ਫੇਰ ਗਿਆ। “ਘਰ। 


'ਸੁਨੇਹੇ। “ਹੰਝੂ ਭਰਕੇ। 
ਤਾਤ' ਕੋ ਮੋਹ ਰਿਦੇ ਮੈ ਘਨੇਰਾ। ਪਦ 
ਕਾਲੂ ਤਬਹਿ ਮਧੁਰਾਨਹਿੰ” ਲੈ ਮਮਿਠਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 343 





ਸਕਟਾ' ਜੁਰਵਾਇ ਕੈ ਬੈਲਨ? ਪ੍ਰੇਰਾ। _ 'ਗੱਡਾ। “ਬਲਦਾਂ ਨੂੰ। “ਹੱਕਿਆ। 

ਪੰਥ ਕੋ ਛੋਰਿ' ਸਭੈ ਕ੍ਰਮ ਸੋ? 'ਰਾਹ ਮੁਕਾਇਆ। “ਸਾਰਾ ਧੀਰੇ ਧੀਰੇ। 

ਪੁਰਿ/ ਪ੍ਰਾਪਤਿ ਭਾ? ਸੁਤ ਆਪਨ” 'ਸ਼ਹਿਰ (ਸੁਲਤਾਨਪੁਰ)। 'ਪਹੁੰਚਾ। 'ਪੁਤ੍ਰ ਨੂੰ। 
ਹੇਰਾ”। “ਹਟ ਪੁਰ। “ਵੇਖਿਆ। 


ਠਾਂਢ ਕਿਯੋ! ਸਕਟਾ? ਤਿਹ ਥਾਨ /ਖੜਾ ਕੀਤਾ। “ਗੱਡਾ। 

ਤਰੈ _ਉਤਰਯੋ! ਉਰ ਮੋਹ _ਵਧੇਰਾ 'ਹੇਠ ਉਤਰਿਆ। 

॥੨੩੬॥ 

(ਕਾਲੂ ਜੀ ਸੁਲਤਾਨਪੁਰ ਗਏ) 

ਪੰਕਜ ਨੈਨ ਬਿਲੋਕਿ” ਪਿਤਾ ਦਿਸ਼ਿ __ 'ਕਮਲਨੈਨ ਨੇ। “ਵੇਖ ਕੇ। 'ਵਲ। 
ਤੂਰਨ! ਧਾਇ ਕੈ ਕੀਨਿ ਪ੍ਰਨਾਮਾ। 'ਛੇਤੀ 

ਕਾਲੂ ਉਨਾਇ ਲਯੋ, ਭੁਜ ਕੋ ਗਹਿ! __ 'ਬਾਂਹ ਫੜਕੇ। 

ਕੰਠ! ਲਗਾਇ ਭਲੇ ਸੁਖ ਧਾਮਾ?। 'ਗਲੇ। ਸੁੱਖਾਂ ਦੇ ਘਰ ਨੂੰ। 
ਹੌ! ਪੁਨ ਬੰਦਨ ਜਾਇ ਕਰੀ ਮੀ" (ਬਾਲੇ ਨੇ)। 

ਗੁਰ ਅੰਗਦ ਜੀ! ਸੁਨ ਪੁਰਨ ਕਾਮਾ!। _ ਕਾਮਨਾ ਦੇ ਪੂਰਨ ਕਰਨ ਵਾਲੇ। 
ਬੁਝਿਕੈ! ਛੇਮ” ਸਰੀਰ ਕੀ ਤਾਂ ਛਿਨ __ ਪੁੱਛਕੇ। 'ਸੁਖ। 

ਬੈਸ੍ਯੋ ਪੁਯੰਕ! ਪੈ ਲੇ _ਅਭਿਰਾਮਾ? 'ਪਲੰਘ ਪੁਰ। 'ਸੋਹਣੇ (ਪੁਤਰ) ਨੂੰ। 
॥੩੭॥ 

ਹਾਥ ਕੇ ਸਾਥ ਪਲੋਸਤਿ ਮਾਥਾ ਮਪਿਆਰ ਦੇਂਦਾ ਹੈ ਮੱਥੇ ਤੇ। 
ਅਨਾਥਨ ਨਾਥ ਕੋ ਅੰਕ' ਬਸਾਈ”। ਗੋਦ ਵਿਚ। “ਬਹਾ ਕੇ। 

ਮੇਲ ਭਯੋ ਬਹੁ ਕਾਲ ਵਿਖੈ” ਬਹੁਤ ਚਿਰ ਪਿਛੋਂ 

ਮਨ ਪ੍ਰੀਤਿ ਨਈ! ਕੀ __ਜਈ'? 'ਨਵੀਂ। ਅੰਗੂਰੀ। 'ਪਾ:-ਕੂੰਜਈ। 
ਉਪਜਾਈ। 

ਸੌਦਾ ਵਿਸ਼ੇਖ' ਹੀ ਦੇਖ ਨਿਖੱਦਯਾ ਮੈਂ? _'ਬਹੁਤ। “ਹੱਟ ਵਿਚ। 

ਜਾਨ ਸਪੂਤ ਰਹਯੋ ਹਰਖਾਈ। 

ਦੈ ਘਟਿਕਾ! ਜਬ ਬੀਤ ਗਈ ਦੋ ਘੜੀਆਂ। 

ਤਿਹ ਕਾਲ! ਮੈਂ ਕਾਲੂ ਨੇ ਬਾਨੀ 'ਉਸ ਵੇਲੇ। “ਕਹੀ। 
ਅਲਾਈ? ॥੩੮॥ 

“ਬਹੁ ਕਾਲ ਭਯੋ ਸੁਲਤਾਨਪੁਰੇ 

ਕ੍ਰਿਤ ਮੋਦੀ ਤੇ ਕੀਨੀ ਹੈ ਕੇਤੀ 

ਕਮਾਈ?” 

ਸੁਨਿ ਪੰਕਜ ਲੋਚਨ' ਬੈਨ ਭਨੇ 

“ਬਹੁ ਆਨ ਕਮਾਈ ਕਰੀ ਇਹ ਥਾਂਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 344 


ਨਹਿਂ ਹਾਥ ਮੈਂ ਆਥ' ਕਰੈ ਥਿਰਤਾ? __'ਮਾਯਾ। “ਟਿਕਾਣਾ। 

ਉਤ ਆਵਤਿ ਹੈ ਇਤ ਕੋ ਚਲਿ ਜਾਈ। 

ਕਰ! ਏਕ ਬਿਰਾਟਿਕਾ” ਸੰਚਿ ਕਰੀ_'ਹੱਥ। “ਕੌਡੀ। “ਕੱਠੀ ਨਹੀਂ ਕੀਤੀ। 
ਨਹਿ 

ਆਮਦ _ਐ ਖਰਚੀ _ ਸਮਤਾਈ!” 'ਬਰਾਬਰ। 

॥੩੯॥ 


<< 


ਦੋਹਰਾ: /ਪੁੱਤੂ ਦਾ ਮੋਹ। “ਕੱਖਾਂ ਦੇ ਪੁਲ ਵਾਂਡੂ। 
ਤਾਤ ਮੋਹ! ਤ੍ਰਿਣ ਸੇਤੁ ਜਿਉਂ”, ਤ੍ਰਿਸ਼ਨਾ 

ਲਹਿਰ ਪ੍ਰਵਾਹਿ। 

ਏਕਹਿ ਬਾਰ! ਬਹਾਇ£ ਸੋ, ਰਹਾ ਨ_'ਇਕੋ ਵਾਰੀ। “ਰੁੜ ਗਿਆ। 
ਕਛੁ ਮਨ ਮਾਂਹਿ ॥੪੦॥ 

ਸ੍ਰੈਯਾ: 'ਕੰਨਾਂ। 

ਸੁਨਿ ਸ੍ਰੋਨਨਿਂ ਮੈਂ, ਮਨ ਰੋਸ ਘਨੋ 

ਮੁਖ ਬੈਨ ਭਨੇ ਧਨ ਰਾਖਨਿ ਹੇਤੂ। 

“ਜਬ ਕੋ ਜਨਮਯੋਨ ਦਯੋ ਸੁਖ ਤੈੱ 

ਨਿਤ ਬਾਦ ਗਵਾਇ ਬਿਤੰ' ਦੁਖ ਦੇਤੂ। __'ਧਨ ਵਯਰਥ ਗੁਆ ਕੇ। 
ਇਕ ਹੋਤਿ ਸਪੂਤ ਕਮਾਵਤਿ ਹੈਂ ਧਨ 

ਪਾਵਤਿ ਸੋ ਜਸੁ ਆਨਿ ਨਿਕੇਤੂ'। 'ਘਰ। 

ਸੁਧਿ ਮੂਲ ਨ ਭੂਲ ਕਰੀ ਕਬਹੂੰ ਪੀਣ 

ਮੁਝ ਤੇ ਪੁਤਿਕੂਲ! ਰਹਯੋ ਅਨਚੇਤੂ? 'ਉਲਟ। “ਅਚੇਤ। 
`'੪੧॥ 

ਕਾਲ! ਬਿਸਾਲ? ਬਿਤਯੋ ਕ੍ਰਿਤਿ ਮੋਦੀ ਮੈ 'ਸਮਾਂ। 'ਬਹੁਤ। 

ਏਕ ਵਿਰਾਟਿਕਾ' ਭੀ ਨ ਖਟਾਈ। 'ਕੌਡੀ। 

ਮੋ ਸੋ ਕਿਯੋ ਬਹੁ ਰੋਸੁ” ਤਬੈ 'ਗੁੱਸਾ। 

“ਢਿਗਾ! ਹੀ ਰਹੈ ਧਨ _ਦੀਨਿ 'ਪਾਸ। 





'ਕਵਲ ਨੈਨ ਨੇ। “ਟੇਢੀ ਨਜ਼ਰ। “ਵੇਖਕੇ। 
ਮੁਝੈ ਬਰਜਾ! ਨਿਜ ਭੌਂਹਿ ਦਿਖਾਈ?। __'ਮੈਨੂੰ ਰੋਕਿਆ। “ਭਾਵ ਮਨ੍ਹੋ ਕਰਨ ਦਾ ਇਸ਼ਾਰਾ 
ਰਹ ਕੀਤਾ ਕਿ ਚੁੱਪ ਰਹੁ। 
ਖੀਝ! ਰਿਦੈ ਦੁਰਬੈਨ? ਭਨੈ ਬਹੁ 'ਖਿਝਕੇ। “ਖੋਟੇ ਵਾਕ। 
ਤੂਸ਼ਨ ਹੋਇ ਰਹੇ ਜਗਸਾਈਂ ॥੪੨॥ 
ਦੋਹਰਾ: 'ਪਾਠਾਂਤਹ-ਦੇਵਹਿ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 345 





ਬੈਸ! ਤਰੁਨ” ਇਸ ਕੀ ਭਈ, ਸਮਝ ਨ 'ਉਮਰ। “ਜੁਵਾਨ। 

ਆਈ ਕੋਇ। 

ਪਾਛਲ ਜੈਸੀ' ਮਤਿ ਰਹੀ, ਹਾਨ ਲਾਭ _'ਪਿੱਛੇ ਵਰਗੀ। “ਬਰਬਰ। 'ਦੋਨੋਂ। 
ਸਮ? ਦੋਇ” '੪੪॥ 

ਸੈਯਾ: 'ਫਿਕਰ। 'ਪਾਠਾਂਤ੍ਰ-ਸੰਦੇਸ਼। 
ਧਾਮ ਕੋ ਨਾਂਹਿ ਸੰਦੇਹ'! ਕੋਊ 

ਧਨ ਖੋਵਤਿ ਖਾਵਤਿ ਏਕ ਸੀ ਜੋਰੀ:। __'ਇਕੋ ਜੇਹੀ ਜੋੜੀ। 

ਦੂਜੋ ਜੇ ਹੋਤਿ ਭਲੋ ਸਮਝਾਵਤਿ 

ਹੈ ਨ ਗਮੀ' ਧਨ ਕੀ ਮਨ ਥੋਰੀ। 'ਚਿੰਤਾ। 

ਜੋ ਮਤਿਵਾਨ' ਹੁਤੋ ਕੋਊ ਮਾਨਵ” 'ਬੁਧੀਵਾਨ। ਅਨੁੱਖ। 

ਕਾਰ ਇਸੇ ਮਹਿ ਲੇ ਧਨ ਜੋਰੀ। 

ਹੋਇ ਬਿਆਹਿ ਤ ਕਯਾ ਖਰਚੈ 

ਤਬ ਚਾਹੈਗਾ ਆਪ ਕਮਾਈ ਜੁ ਮੋਰੀ! 'ਮੇਰੀ ਕਮਾਈ। 

'੪੫॥ 

ਹੇ ਸੁਤ !' ਬੈਸ? ਜੁਵਾ” ਤਵ ਭੀ /ਪੁੱਤੂ। “ਉਮਰਾ। 'ਜੁਵਾਨ। 

ਅਬ ਛੋਰ ਫਜ਼ੂਲੀ ਕੋ, ਹੋਹੁ ਸਯਾਨਾ। 

ਪਾਛਲ ਰੀਤਿ ਤੇ ਹੈ ਬਿਪਰੀਤਿ/ 'ਉਲਟ। 

ਕਰੋਂ ਧਨ ਸੰਚਨ' ਜਯੋ ਮਤਿਵਾਨਾ। ।ਕੱਠਾ ਕਰੋ ਧਨ। 

ਜੇ ਮੁਝ ਦੇਨੇ ਕੋ ਨਾਂਹਿ ਕਹੋ ਮਨ 

ਪੂੰਜੀ ਨਿਰਾਲੀ! ਰਖੋ ਨਿਜ ਥਾਨਾ। 'ਵੱਖਰੀ। 

ਹੈਂ ਘਰ ਕਾਰਜ ਨਾਨਾ ਪੁਕਾਰ ਕੇ 

ਕ੍ਯੋ ਨਿਬਹੈਂ ਧਨ ਹੀਨ ਜੇ ਪਾਨਾ/” 'ਜੇ ਧਨ ਤੋ ਹੱਥ ਖਾਲੀ ਹੋਣ ਤਾਂ। 
॥੪੬॥ 

ਦਹਰਾ : 

ਧਨ ਸੰਚਨ ਕੇ ਅਨਿਕ ਗੁਨ, ਬਰਨਨ 

ਕਰੇ ਸੁਨਾਇ। 

ਬਹੁ ਬਿਧਿ __ ਬੁਧਿ __ਸਮਝਾਵਈ, 'ਗੁੱਸਾ। “ਤੇ ਪਿਆਰ ਮਨ ਵਿਚ ਲਿਆ ਕੇ। 


ਰੋਸ ਨੇਹ ਮਨ ਲਜਾਇ?” '੪੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 346 





<< 


ਸਰਠਾ: 

ਬਹੁਰ ਦਿਲਾਸਾ ਦੀਨ, ਕਰਿ ਦੁਲਾਰਾ 
ਨਿਜ? ਤਨੁਜਾ” ਸੋ'। 

ਧਾਮ ਪਯਾਨਾ ਕੀਨ”, ਜਹਾਂ ਹੁਤੋਂ ਜੈਰਾਮ 'ਜਾਣਾ ਕੀਤਾ। 

ਕੋ ॥੪੮॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਮੋਦੀ ਖਾਨਾ ਲੇਨਿ” ਪ੍ਰਸੰਗ ਬਰਨਨੰ 
ਨਾਮ ਸਪਤਦਸਮੋ ਅਧਯਾਯੋ ॥੧੭॥ 


'ਲਾਡ। “ਆਪਣੇ। 'ਪੁੱਤੂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 347 


੧੮. [ਮੋਦੀ ਦੀ ਕਾਰ। ਲੇਖਾ ਕੀਤਾ। ੧੩੫ ਵਾਧਾ ਨਿਕਲੇ] 





ਲੇਖਾ ਕੀਤਾ, ੧੩੫) ਵਾਧਾ ਨਿਕਲੇ) ॥ ੭੫॥ 
ਦੋਹਰਾ: 
ਸ਼ੀ ਅਰਜਨ! ਅਰਜ਼ਨ ਸੁਨਤਿ ਅਰਜਨ ਜਸ ਵਿਸਤਾਰ। 
ਅਰਜਨ=ਸ਼੍ਹੀ ਗੁਰੂ ਅਰਜਨ ਦੇਵ ਜੀ ਪੰਜਵੇ ਪਾਤਸ਼ਾਹ। ਅਰਜ਼ਨ=ਅਜਜ਼ਾਂ_ਨੂੰ।ਅਰਜ਼=ਬੇਨਤੀ] 
ਬੇਨਤੀਆਂ ਨੂੰ। ਅਰਜੁਨ=ਚਿੱਟਾ, ਉੱਜਲ। (ਅ) ਅਰਜਨ=ਅਰਜ=ਇਛਾ ਰਹਤ, (ਇੱਛਾ ਰਹਿਤ 
ਹਨ, ਨ=ਨਹੀ ਤੇ ਨਹੀਂ ਜਸ ਵਿਸਤਾਰ ਦੀ (ਲੋੜ ਜਿਨ੍ਹਾਂ ਨੂੰ।) (ਏ) ਅਰ=ਅਤੇ (ਅਤੇ ਜਗਤ 
(ਵਿਚ ਜਿਨ੍ਹਾਂ ਦਾ) ਜਸ ਜਨ=ਜਗਤ ਵਿਸਤਾਰ ਹੋ ਰਿਹਾ ਹੈ। 
ਅਰਜਨ ਪਦ ਸੰਸਕ੍ਰਿਤ ਵਿਚ ਇਹ ਰੂਪ ਰਖਦਾ ਹੈ:-ਅਰਜੁਨ। ਇਸ ਦੇ ਅਰਥ ਬਹੁਤ ਹਨ। ਯਥਾ:- 
੧. ਕ੍ਰਿਸ਼ਨ ਦਾ ਮਿੱਤਰ ਜੋ ਉਨ੍ਹਾਂ ਦੀ ਭੈਣ ਦਾ ਪਤੀ ਤੇ ਪਾਂਡਵ ਸੀ। ੨. ਹਜ਼ਾਰ ਬਾਹਾਂ ਵਾਲਾ ਇਕ 
ਰਾਜਾ ਸਹਸਾਰਜਨ, ਜਿਸ ਨੂੰ ਪਰਸਰਾਮ ਨੇ ਮਾਰਿਆ ਸੀ। ੩. ਇਕ ਪ੍ਰਕਾਰ ਦਾ ਬ੍ਰਿੱਛ। ੪. ਅਪਣੀ 
ਮਾਤਾ ਦਾ ਇਕਲੌਤਾ ਬੇਟਾ। ੫. ਮੋਰ। ੬. ਚਿੱਟਾ ਰੰਗ, ਉੱਜਲ। ੭. ਅੱਖਾਂ ਦੀ ਇਕ ਬੀਮਾਰੀ। ੮. 
ਹਿੰਦੀ ਵਿਚ ਕਦੇ ਕਿਤੇ-ਕਲਪ ਬ੍ਰਿੱਛ ਦੇ ਅਰਥਾਂ ਵਿਚ ਬੀ ਆਯਾ ਹੈ। ੯. ਸੂੱਛ। ੧੦. ਵੇਦ ਵਿਚ 
ਇਸ ਦਾ ਅਰਥ ਇੰਦੂ ਬੀ ਆਯਾ ਹੈ। ਧਾਤੂ ਇਸ ਦਾ ਹੈ ਅਰ੍ਜਨ ਪ੍ਰਾਪਤ ਕਰਨਾ, ਬਨਾਉਣਾ। ੧੧. 
ਅਰਬੀ ਪਦ ਹੈ, ਅਰਜ਼। ਇਸ ਦੇ ਅਰਥ ਹਨ ਬੇਨਤੀ, ਕਵਿ ਜੀ ਨੇ ਇਸ ਪਦ ਦੇ ਅਰਬੀ ਰੂਪ 
“ਅਰਜੁ ` ਨੂੰ-ਨਨਾ-ਲਾ ਕੇ ਬਹੁ ਬਚਨ ਬਨਾਯਾ ਹੈ, “ਅਰਜਨ ਬੇਨਤੀਆਂ, ਅਰਦਾਸਾਂ, ਅਰਜ਼ਾਂ। 
ਬਾਨੀ ਅਰਜੁਨ ਬਾਨ ਜਿਨ ਬੰਦਨ ਪਦ ਸਿਰ ਧਾਰਿ ॥੧॥ 
(ਸ) ਅਰਿ“ਜਨ=ਵੈਰੀ ਲੋਕ। ਭਾਵ, ਵੈਰੀ ਲੋਕ ਵੀ ਜਿਨ੍ਹਾਂ ਦਾ ਜਸ ਕਰਦੇ ਹਨ। ਅਰਜੁਨ=ਪਾਂਡਵਾਂ 
ਵਿਚੋ ਤੀਸਰਾ, ਜਿਹੜਾ ਧਨੁਖ ਬਾਣ ਦੀ ਵਿਦਯਾ ਵਿੱਚ ਇਕ ਚੋਟੀ ਦਾ ਪੁਬੀਨ ਮੰਨਿਆ ਗਿਆ ਹੈ, 
ਕ੍ਰਿਸ਼ਨ ਜੀ ਦੀ ਭੈਣ ਦਾ ਇਹ ਪਤੀ ਸੀ। 
ਅਰਥ: 
(ਜਿਨ੍ਹਾਂ ਦਾ ਇਹ) ਉੱਜਲ ਜਸ (ਜਗਤ ਵਿਚ) ਫੈਲ ਰਿਹਾ ਹੈ ਕਿ (ਉਹ ਦਾਸਾਂ ਦੀਆਂ) 
ਬੇਨਤੀਆਂ ਸੁਣ ਲੈਣ ਵਾਲੇ ਹਨ (ਅਤੇ) ਜਿਨ੍ਹਾਂ ਦੀ (ਉਚਾਰੀ ਹੋਈ) ਬਾਣੀ ਅਰਜਨ ਦੇ ਤੀਰਾਂ 
ਵਾਂਗੂ (ਮਨ ਵਿਚ ਅਮੋਘ ਘਾਉਂ ਪਾਉਣ ਵਾਲੀ) ਹੈ, (ਉਨ੍ਹਾਂ), ਸ਼੍ੀ (ਗੁਰੂ) ਅਰਜਨ (ਦੇਵ ਜੀ, 
ਦੇ) ਚਰਨਾਂ ਪਰ ਸਿਰ ਧਰ ਕੇ (ਮੈ) ਮੱਥਾ ਟੇਕਦਾ ਹਾਂ। 
ਸ਼ੀ ਬਾਲਾ ਸੰਧੁਰੁ ਵਾਚ ॥ 


ਦਹਰਾ : 

ਮਿਲਯੋ ਜਾਇ ਕੈ ਨਾਨਕੀ, ਮਨ ਕਰਿ 

ਅਧਿਕ ਸਨੇਹ। 

ਅਸਨ' ਬਸਨ? ਆਨਯੋ ਹੁਤੋ, ਦਯੋ ਬੈਸ 'ਭੋਜਨ। “ਕਪੜੇ। 'ਘਰ। 
ਕਰਿ ਗ੍ਰੇਹਾ ॥੨॥ 

ਸੋਰਠਾ: ਆਦਰ ਨਾਲ। “ਉਸਨੇ। 
ਆਯੋ ਬਹੁਰ ਜਰਾਮ, ਸਾਦਰ!' ਤਿਹ? 

ਬੰਦਨ ਕਰੀ। 

ਮਿਲਿ ਬੈਸੇ _ਸਭਿ' ਧਾਮ, _ਰਿਦਾ 'ਖੁਸ਼ੀ। 'ਪਾ:-ਸੁਭ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 348 


ਅਮੋਦਹਿ' ਸੰਗ ਭਰਿ ॥੩॥ 

ਸ਼ਸ਼ਿਬਦਨਾ ਛੰਦ: 'ਸੁਖ ਆਨੰਦ। “ਪੁੱਛੀ। 
ਮਿਲਿ ਰਲਿ ਬੈਸਾ। ਕੁਸ਼ਲਾਂ ਬੁਝੇਸਾ?। 

ਬਚ! ਤਬ ਕਾਲੂ। ਕਹਤਿ _ਉਤਾਲੂ? 'ਬਚਨ। 'ਛੇਤੀ। 
॥੪॥ 

“ਸੁਤ ਮਮ ਆਯੋ। ਨਹਿ ਸਮਝਾਯੋ। 

ਕਰਤਿ ਕੁਕਾਰਾ। ਸਦਨ ਉਜਾਰਾ ॥੫॥ 

ਸੁਧਿ ਨਹਿ ਲੀਨੋ। ਤੁਮ ਕਯਾ ਕੀਨੋ ? 

ਸੁਰਤਿ ਬਿਸਾਰਾ”। ਕਿਹ ਧਨ ਡਾਰਾ? 'ਖਿਆਲ। “ਭੁਲਾ ਦਿੱਤਾ। “ਕਿੱਥੇ ਧਨ ਗੁਵਾਯਾ। 
॥੬॥ 

ਨਹਿੰਨ ਬਿਵਾਹਾ। ਚਿਤ ਮਹਿ ਚਾਹਾ। 

-ਧਨ ਨਹਿ ਖੋਵੈ। ਅਸ ਬਿਧਿ ਹੋਵੈ- 





॥੭॥ 
ਕਰਿ ਰਖਵਾਰੀ। ਨਿਤ ਸੁਧਿਕਾਰੀ। 
ਬਹੁ ਧਨ ਆਵੈ। ਕਿਹ ਬਿਧਿ ਜਾਵੈ?” 


ਭੁਜਗ ਛਦ. 


ਕਹੈ ਨਾਨਕੀ ਬੈਨ “ਤਾਤੰ' ! ਸੁਨੀਜੈ। 
ਲਗਜੋ ਕਾਰ ਭੁਾਤਾ ਭਲੇ ਹੀ ਜਨੀਜੈ। 
ਹੁਵੈ ਹੈ ਕਿਤੇ ਥਾਂਇ ਵੈਸੇ ਸਗਾਈ। 
ਉਦਾਸੀਨ ਯਾਂ ਕੋ __ਲਖੀਜੈ ਸੁਭਾਈ 
॥੬॥ 

ਇਹਾਂ ਆਨਿ ਤੇਰੋ ਕਛੂ ਨਾਂਹਿ ਖੋਈ'। 
ਸਵਾਰੈ ਵਿਗਾਰੈ ਨਿਜੰ ਕਾਰ ਸੋਈ'। ? 
ਭਨੇ ਬੈਨ ਜੈਰਾਮ ਤਾਂ ਸੋ ਸੁਨਾਈ। 
“ਭਯੋ ਹੈ ਅਬੈ ਸੋਧ ਯਾਂਕੀ ਸਗਾਈ'? 
॥੧੦॥ 

ਦੋਹਰਾ: 

ਹਰਖਯੋ ਕਾਲੂ ਕਹਤਿ ਪੁਨਿ, “ਹੋਇ 
ਭਲੀ ਜਹਿਂ ਨੌਰ। 

ਦੇਖਿ ਜਰਾਮ! ਕਰੀਜੀਏ ਖੱਤ੍ਰੀ ਹੈ ਧਨ 
ਗੌਰ” ॥੧੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 349 





ਕਬਿੱਤ: 

ਭਾਖਤਿ ਜੈਰਾਮ “ਚੋਣਾ ਗੋਤ ਮੂਲਾ ਨਾਮ 

ਤਿਹ 

ਤਨੂਜਾ _ਹੈ ਧਾਮ _ ਸੋ ਰੰਧਾਵੇ 'ਰੰਧਾਵਿਆਂ ਦਾ ਪਟਵਾਰੀ ਹੈ। 


“ 'ਭਾਲ। 2ਇਹ ਜਾਣ ਪੈਂਦਾ ਹੈ। 


'ਸੁਖ ਸਮੇਤ। “ਵੇਖਿਆ ਹੈ। 


ਹਮਾਰੀਆ” ॥੧੨॥ 

ਦਹਰਾ : 

“ਤੁਮ ਕਾਲੂ ! ਮਮ ਪਿਤਾ ਸਮ, ਰਹਉ 

ਇਹਾਂ ਕਰਿ ਧਾਮ। 

ਨਾਨਕ ਜਨਨੀ ਆਨਿ ਹੋਂ? ਭਾਖੇ ਬੈਨ 

ਜਰਾਮ ॥੧੩॥ 

ਕਬਿੱਤ: 'ਬਹੁਤ ਸਮੇ ਦਾ। “ਘਰ ਮੇਰਾ (ਤਲਵੰਡੀ ਵਿਚ 
ਕਾਲੂ ਭਨੇ ਬੈਨ “ਬਹੁ ਕਾਲ! ਕੋ. ਹੈ_ਹੈ)। 

ਐਨ ਮੇਰੋ? 

ਕੋਊ ਦੁਖ ਹੈ ਨ, ਸੁਖ ਚੈਨ ਸੋਂ, ਬਸਤਿ 

ਹੋਂ] 

ਕਾਰ ਪਟਵਾਰੀ ਤਹਾਂ ਦੀਨੀ ਰਾਇ ਸਾਰੀ 

ਮਮ ਲੋਕ ਅਨੁਸਾਰੀ, ਪੁਨ ਕੈਸੇ ਨ 

ਤਜਤਿ ਹੋ'। 

ਹੋਇ ਜੇ ਸਗਾਈ ਲੇਹੁ ਸਪਦ' ਬੁਲਾਈ 

ਮੋਹਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਕੀਜੈ ਨ ਬਿਲੈਬ ਤੋਹਿ ਔਰ ਹੋੌ' ਕਹਤਿ 'ਦੇਰ। 
ਹੋਂ] 
ਰਾਖੋ ਰਖਵਾਰੀ ਸੁਤ ਕਰੈ ਨ ਖੁਆਰੀ 


ਧਨ 
ਦੀਜੈ ਮਤਿ! ਆਪ, ਤਾਂ ਕੀ ਚਿੰਤਾ ਮੈ 'ਸਿੱਖਯਾ। 
ਰਹਤਿ ਹੋਂ” ॥੧੪॥ 

ਨਾਨਕੀ _ਭਨਤਿ “ਸੁਨ ਬੈਨ ਮੇ! 'ਮੇਰੇ। “ਪਿਤਾ। 


ਆਪਨੀ ਕਰਤਿ ਕ੍ਰਿਤ, ਖੋਇ' ਕਿਧੋਂ? 'ਨੁਕਸਾਨ ਕਰੇ। “ਭਾਵੇਂ। 'ਧਨ। 
ਰਾਖੈ ਬਿਤ” 

ਰਹੀਏ ਨਿਚਿੰਤ ਚਿਤ, ਲੇਤਿ ਨਹਿ 'ਨਹੀਂ ਲੈਂਦਾ ਆਪਦਾ (ਧਨ)। 
ਤੋਰੀਆ। 

ਭੂਖੇ ਕੋ ਅਸਨ ਪੁਨ ਬਸਨ!” ਨਗਨ? 'ਕੱਪੜਾ। “ਨੰਗੇ ਨੂੰ। 

ਦਾਨੀ 

ਪੁੰਨਵਾਨ ਰੂਪ, ਕਰੈ ਜਾਰੀ ਨਹਿ 


੨ 7% 


ਹੋਰੀਆ' ॥੧੫॥ 

ਦਧਕ ਛਦ: 

ਜਾਨਹੁ ਤਾਤ ! ਇਹੈ ਗਤਿ ਭ੍ਰਾਤਹਿ। 
ਦੇਤਿ ਫਕੀਰ ਖਵਾਇ ਜਹਾਂ ਤਹਿਂ। 
ਲੋਭ ਨਹੀ ਤਿੰਹ ਕੇ ਉਰ ਅੰਤਰ। 

ਦਾਨ ਬਿਖੈ ਮਤਿ ਜਾਨਿ ਨਿਰੰਤਰ 
॥੧੬॥ 

ਦੌਲਤ ਖਾਂ ਨ੍ਰਿਪ ਤੇ ਡਰ ਆਵਹਿ। 
ਲੇਖਹਿ ਮੈ ਧਨ ਨਾ ਘਟਿ ਜਾਵਹਿ। 
ਜਾਚਕ ਭੀਰ' ਵਡੀ ਨਿਤ ਹੋਵਹਿ। 'ਮੰਗਤਿਆਂ ਦੀ ਭੀੜ। 
ਭਾਖਹਿੰ ਲੋਕ ਸਭੈ -ਇਹ ਖੋਵਹਿ- 


350 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 351 





॥੧੭॥ 

ਸ਼ਸ਼ਿਬਦਨਾ ਛੰਦ: 

ਜਬ ਕਰਿ ਲੇਖਾ। ਵਧਤਿ ਵਿਸ਼ੇਖਾ। 

ਨਹਿਂ ਘਟਿ ਜਾਈ। ਭਲ ਪਤਿ! ਆਈ 

॥੧੮॥ 

ਇਹ ਕਰਤਾਰਾ। ਧਰਿ ਅਵਤਾਰਾ। 

ਭਵ ਭਵ ਮਾਂਹੀ'। ਨਰ ਤਨ” ਨਾਂਹੀ? 'ਜਨਮ ਸੰਸਾਰ ਵਿਚ (ਲੀਤਾ ਹੈ ਕਰਤਾਰ ਨੇ)। 
॥੧੯॥ 'ਮਨੁੰਖ ਸ਼ਰੀਰ। 
ਇਵ ਸੁਨਿ ਕਾਲੂ। ਕਹਿ “ਸੁਖ ਭਾਲੂ!। _'ਭਲਾ ਸੁੱਖ। 

ਅਬ ਕਰਿ ਲੇਖਾ। ਵਧਤਿ ਜਿ ਦੇਖਾ 

॥੨੦॥ 

ਮਮ ਕਹਿ ਮਾਨੋ। ਮਨ ਪਹਿਚਾਨੋ। 

ਕਰਹੁ _ਉਪਾਈ। _ਦਰਬ _ਖਿਸਾਈ! 

॥੨੧॥ 

ਕਖ ਲਖ ਜਾਂ ਕੇ। ਇਕ ਸਮ ਤਾਂ ਕੇ। 

ਅਸ' ਬਿਧਿ” ਕੀਜੈ। ਧਨ ਜਿਵ” ਲੀਜੈ 'ਐਸੀ। “ਜੁਗਤੀ। 'ਜਿਸ ਤਰ੍ਹਾਂ 
॥੨੨॥ 

ਦੋਹਰਾ: 

ਬਾਲੇ ਕੋ _ਬੁਲਵਾਇਕੈ, ਦੇਹੁ ਤਿਸੈ 

ਸਮਝਾਇ। 

ਹਮ ਤੁਮ ਮਿਲਿ ਤਿਹ ਸੋ ਕਹੈ”, ਲੈ 'ਭਾਵ ਬਾਲਾ ਮਨਾ ਲਏਗਾ। 'ਪਾ:-ਹਮ ਤੁਮ 
ਹੈ! ਬਾਤ ਮਨਾਇ” ॥੨੩॥ ਮਿਲਹਿੰ ਤਾਂ ਕੋ ਕਹੈ'। 
ਹਾਕਲ ਛਦ : 

ਜੈ ਰਾਮ ਬੋਲਿ ਤਤਕਾਲਾ। 

ਪਠਿ ਦਾਸ ਬੁਲਾਯੋ ਬਾਲਾ। 

ਜਬ ਬੈਸਯੋ' ਬਚਨ ਬਖਾਨੇ। 

“ਤੁਮ ਨਾਨਕ ਮੀਤ ਸੁਜਾਨੇ ॥੨੪॥ 

ਹੌਂ ਤੁਮ ਕੋ ਜਾਨਤਿ ਐਸੇ। 

ਸੁਤ ਨਾਨਕ ਹੈ ਮਮ ਜੈਸੇ। 

ਕਰਿ ਤਾਂ ਕੀ ਅਬ ਰਖਵਾਰੀ। 

ਧਨ ਬਿਰਥਾ ਦੇਯ ਨ ਡਾਰੀ ॥੨੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤੁਝ ਸੰਗਿ ਰਹੇ ਕੀ ਲਾਜਾ। 
ਧਨ ਜਾਵਹਿ ਨਹੀਂ ਅਕਾਜਾ। 
ਸੁਨਿ ਕਾਲੁ ਤੇ ਤਿਹ ਕਾਲਾ। 


| -। - -। ਤੀ -।300- 


॥੨੬॥ 

“ਹਮ ਲੋਭ ਨਹੀਂ ਮਨ ਰਾਈ। 
ਕਿਉ ਮਹਿਤਾ ਜੀ ਭਰਮਾਈ। 
ਨਹਿਂ ਲਾਲਸ ਹੈ ਕੁਛ ਅਸਨਾ'। 
ਨਹਿ ਕਰਤਿ ਫਜੂਲੀ ਬਸਨਾ! ॥੨੭॥ 
ਪਰਮੇਸ਼ੁਰ ਨਾਨਕ ਰੂਪਾ। 
ਉਪਕਾਰੀ ਸੰਤ ਅਨੂਪਾ। 

ਇਸ ਸੰਗਤਿ ਹੋਤਿ ਉਧਾਰੋ। 

ਮਨ ਸਵਹਹਿ ਸ਼ਰਧਾ ਧਾਰੋ ॥੨੮॥ 
ਹਮ ਪਾਈ ਦੁਰਲਭ ਦੇਹਾ। 

ਭਵ ਤਾਰੋ” ਕਾਰਜ ਏਹਾ'। 

ਸੁਨਿ ਮਹਿਤਾ ! ਤੁਝ ਧਨ ਚਾਹਾ। 


ਰਹੁ ਨਾਨਕ ਸੁਤ ਕੇ ਪਾਹਾ! ॥੨੯॥ 
ਮਮ ਇੱਛਾ ਉਰ ਮਹਿ ਏਹੀ। 

ਨਹਿਂ ਆਇਸੁ' ਮੇਟਵਿ ਕੇਹੀ?। 
ਕਛੁ ਦਰਬ! ਨ ਪ੍ਰੀਹਾ ਮੇਰੇ”'। 


ਜੇ ਮਨ ਮਹਿ ਲਾਲਸ ਤੇਰੇ ॥੩੦॥ 
ਰਹੁ ਨਾਨਕ ਸੁਤ ਕੇ ਪਾਸੂ। 

ਲੇ ਆਵਹੁ ਇਹਾਂ ਅਵਾਸੂ'। 

ਜੋ ਖਰਚਹਿ ਤੇ ਵਧਿ ਜਾਵੈ। 

ਰਹੁ ਲੇਵਤਿ ਜੋ ਕਰ ਆਵੈ! '੩੧॥ 
ਬਿਤ! ਹੋਇ ਨ ਹਮਰੇ ਪਾਸਾ। 

ਉਹ ਸੁਆਮੀ ਹਮ ਤਿਹ ਦਾਸਾ। 

ਧਨ ਇਕਠੋਂ ਕਿਉ ਬਨਿ ਆਈ। 
ਤਿਹ ਆਇਸੁ ਮੇਟਿ ਨ ਜਾਈ? 
॥੩੨॥ 


352 





'ਬਿਰਥਾ। 


'ਗੁੱਸਾ। 2ਈਖਤ) ਥੋੜਾ ਜਿਹਾ। 


ਸੰਸਾਰ ਨੂੰ ਤਰਾਂ, ਏਹੋ ਕੰਮ ਹੈ। 
'ਜੇ ਤੈਨੂੰ। 
'ਪਾਸ। 


'ਹੁਕਮ। ਕੋਈ ਭੀ। 
'ਧਨ ਦੀ। ?ਇੱਛਾ ਨਹੀਂ ਮੈਨੂੰ। 'ਪਾ:-ਕਛੁ ਦਰਬ 
ਨ ਪ੍ਰੀਤੀ ਮੇਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 353 





ਸੁਨਿ ਬੋਲਯੋ ਤਬ ਜੈਰਾਮਾ। 

“ਸੁਨਿ ਮਹਿਤਾ! ਇਹ ਨਿਹਕਾਮਾ। 

ਸਭਿ ਬਾਲੇ ਸਾਚ ਬਖਾਨੀ। 

ਸਤਿ ਜਾਨਹੁ ਨਿਜ ਮਨ ਮਾਨੀ ॥੩੩॥ 

ਨਹਿਂ ਕੀਜੈ ਉਰ ਮਹਿੰ ਰੋਸੂ'। 

ਕਛੁ ਬਾਲੇ ਕੋ ਨਹਿੰ ਦੋਸ਼ੂ। 

ਜਬ ਹੋਵਹਿ ਨਾਨਕ ਬਯਾਹਾ। 

ਨਹਿ `ਖੋਵਹਿ ਧਨ, _ਨਿਤ _ਚਾਹਾ 

॥੩੪॥ 

ਬੁਲਵਾਵੋ” ਹੋਇ ਸਗਾਈ। 'ਤੁਸਾਨੂੰ ਸੱਦਾਂਗਾ, ਜਦੋਂ। 
ਚਿਤ ਚਿੰਤਾ ਕਰਹੁ ਨ ਕਾਈ। 

ਤਿਯ ਮੋਹ! ਤਬਹਿ ਹੋ ਜਾਈ। ।ਇਸਤ੍ਰੀ ਦਾ ਮੋਹ। 
ਨਹਿੰ ਖੋਵਹਿ ਦਰਬ ਅਜਾਈਂ” ॥੩੫॥ 

ਸੁਨਿ ਬਾਲਾ ਤਹਾਂ ਸਿਧਾਯਾ। 'ਚਲਾ ਗਿਆ। 

ਜਹਿਂ ਨਾਨਕ ਹਾਟ ਸੁਹਾਯਾ। 

ਤਬ ਕਾਲੂ ਕੋਇਕ' ਕਾਲਾ”। 'ਕੁਛ। “ਸਮਾਂ। 
ਬੀਤਾਯੋ ਤਨਿਯਾ ਸ਼ਾਲਾ! '੩੬॥ ਪੁੱਤਰੀ ਦੇ ਘਰ। 
ਚਲਿਨੇ ਕੀ ਕੀਨੀ ਤਯਾਰੀ। 

ਸਮਝਾਵਤਿ ਬਹੁ ਪਰਕਾਰੀ। 

“ਸੁਤ ਹੋਇ ਸਗਾਈ ਤੇਰੀ। 

ਅਬ ਤੂਰਨ ਨਹਿੰ ਕਛੁ ਦੇਰੀ ॥੩੭॥ 

ਕਰਿ ਇਕਠੋਂ ਖਰਚ ਸਗਾਈ। 

ਤਜਿ ਆਗਲ!' ਰੀਤਿ ਬਿਜਾਈ?। ? ।ਪਿਛਲੀ। “ਅਜੋਗ ਰੀਤੀ, ਬੇਜਾ। 
ਮਿਲਿ ਤਨਜਾ' ਤਨੁਜਾਪਤਿ ਕੋ”। ਪੁੱਤ੍ੀ। -ਜੁਵਾਈ, ਭਾਈ ਜੈਰਾਮ ਜੀ ਨੂੰ। 
ਬਹੁ ਚਲਨ ਸਮੈ _ਕਰਿ ਹਿਤ ਕੋ 

॥੩੮॥ 

ਮਿਲਿ ਨਾਨਕ ਸੋ ਪੁਨ ਬਾਲਾ। 

ਬਚ ਹਿਤ ਕੇ ਕਹਿ ਕਰਿ ਚਾਲਾ। 

ਨਿਜ ਕਾਲੂ ਭੌਨ ਸਿਧਾਯਾ। 

ਪੁਨ ਨਾਨਕ ਕਾਰ ਚਲਾਯਾ ॥ ੩੯ ॥ 

ਹੈ ਰੀਤਿ ਪੁਰਬਲਿ' ਜੈਸੀ'। /ਪਿਛਲੀ। 'ਪਾਠਾਂਤੂ-ਹੈ ਰੀਤੀ ਪੂਰਬ ਜੈਸੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਭਿ ਵਰਤਹਿ ਨਾਨਕ ਤੈਸੀ। 

ਦੇ ਅਸਨ ਬਸਨ ਸਭਿ ਤਾਂਈ। 

ਘਰ ਛੂਛਾ! ਕੋ ਨ ਪਠਾਈ ॥੪੦॥ 
ਪੁਰਿ/ ਪਸਰੀ ਕੀਰਤਿ ਰੂਰੀ”। 

ਨਰ ਨਾਰਿਨਿ ਘਰ ਘਰ ਪੂਰੀ ॥ 

ਕੈ ਪਾਂਤਿ!' ਮਰਾਲਨਿ? ਭੂਲੀ। 

ਕਲ ਕਿਧੌ' ਮਾਲਤੀ ਫੂਲੀ' ॥੪੧॥ 
ਜਿਉ ਸੁਰਤਰੁ' ਅਨਿਕ? ਉਦਾਰਾ”। 
ਤਿਉਂ ਦੇਤਿ ਨ ਹੋਤਿ ਅਵਾਰਾ'। 
ਨਿਤ ਭੂਰ/ ਫਕੀਰਨਿ ਭੀਰਾ”। 

ਦੇ ਹਰਖਹਿ' ਰਿਦੇ ਸਧੀਰਾ' '੪੨॥ 


<< 


ਦਹਰਾ : 

ਕਿਤਿਕ ਕਾਲ ਬੀਤਤਿ ਭਯੋ, ਤਬਹਿ 
ਪਿਸ਼ਨ ਇਕ! ਆਇ। 
ਦੁਤੀ' ਕਰੀ ਜਰਾਮ ਪੈ, ਸਦਨ? ਇਕੰਤਿ 


ਬਸਾਇ? `੪੩॥ 
ਹਾਕਲ ਛੰਦ : 

“ਤਿਯ ਸੋਦਰ' ਤੁਮ ਸਮਝਾਓ। 
ਧਨ ਬਿਰਥਾ ਨਾਂਹਿ ਲੁਟਾਓ। 
ਮਨ ਜਾਨਿ ਭਲੇ ਮਮ ਬੈਨਾ॥ 
ਮਨ _ਤਨਕ' ਤਾਂਹਿ ਕੇ? 
॥੪੪॥ 

ਬਹੁ ਦੇਤਿ ਫਕੀਰਨ ਦਰਬਾ। 
ਨਿਤ ਖੋਤਿ ਤੁਰਕ! ਘਰ ਸਰਬਾ। 
ਤੁਮ ਖੋਇ' ਤੁਰਕ ਕੀ ਜਾਨੋਂ। 
ਦੁਖਦਾਨੀ ਅਮਲ ਪਛਾਨੋ!” ॥੪੫॥ 


ਭੈ” ਨਾ 


ਭੈਮਾਨ ਭਯੋ ਜੈਰਾਮਾ। 
ਉਠਿ ਤੂਰਨ! ਗਮਨਜਯੋ ਧਾਮਾ। 
ਕਹਿ ਬੋਲੀ! ਆਰਜ ਤਨੀਆ?”! 


ਬਹੁ ਲੋਕਨ ਤੇ ਮੈ' ਸੁਨੀਆ ॥੪੬॥ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


354 





!ਖਾਲੀ। 
'ਸ਼ਹਿਰ ਵਿਚ। 'ਸੁੰਦਰ। 


'ਪੰਗਤੀ, ਡਾਰ। “ਹੰਸਾਂ ਦੀ। 

'ਯਾ ਸੁੰਦਰ ਮਾਲਤੀ ਫੁੱਲੀ ਹੋਈ ਹੈ। 

'ਕਲਪ ਬ੍ਰਿੱਛ। “ਬਹੁਤ। ਸਖੀ। 

'ਬਿਨ ਦੇਰੀ। 

'ਬਹੁਤ। “ਭੀੜ। 

ਦੇ ਕੇ ਦਿਲ ਵਿਚ ਪ੍ਰਸੰਨ ਹੁੰਦੇ ਹਨ ਗੁਰੂ ਜੀ, 
ਜੋ ਧੀਰਜ ਵਾਲੇ ਹਨ। 

ਇਕ ਚੁਗਲ ਨੇ। 


'ਚੁਗਲੀ। “ਘਰ ਵਿਚ। “ਬਹਾਕੇ ਇਕੱਲਿਆਂ। 


'ਇਸਤ੍ਹੀ ਦੇ ਭਰਾ ਨੂੰ। 


'ਥੋੜਾ ਬੀ। “ਭਾਵ, ਗੁਰ ਨਾਨਕ ਦੇ। “ਖੋਫ। 


'ਭਾਵ ਬਿਦੇਸ਼ੀ ਮੁਸਲਮਾਨ (ਨੌਵਾਬ) ਦਾ। 
!ਆਦਤ। 

'ਇਨ੍ਹਾਂ ਦੀ) ਹਕੂਮਤ ਦੁਖਦਾਈ _(ਤੁਸੀਂ) 
ਪਛਾਣਦੇ ਹੀ ਹੋ। 


ਛੇਤੀ। 
'ਸੱਦੀ ਵਾਜ ਮਾਰ ਕੇ। “ਹੇ ਸ੍ਰੇਸ਼ਟ ਦੀ ਪੁੱਤਰੀ! 
(ਭਾਵ ਸ਼੍ਰੀ ਨਾਨਕੀ ਜੀ)। 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 355 


ਧਨ ਖਰਚਤਿ ਨਾਨਕ ਐਸੇ। 

ਵਡ ਭੂਪਤਿ/ ਹੋਵਤਿ ਜੈਸੇ। ਵਡਾ ਰਾਜਾ। 

ਭੈ ਦੇਤਿ ਕਹੈ ਨਰ ਆਏ। 

ਜਿਉ” ਸਰ! ਹਿਰਦੇ _ਖਰ? ਲਾਏ 'ਤੀਰ। “ਤਿੱਖੇ। 
॥੪੭॥ 

ਅਬ ਕਰੋ” ਕੌਨ ਮੈ” ਕਾਜਾ। 

ਰਹਿ ਆਵਹਿ ਜਿਹ ਬਿਧਿ ਲਾਜਾ। 

ਚਿੰਤੋਦਿਧ! ਭਯੋ ਨਿਮਗਨਾ। 'ਚਿੰਤਾ ਦੇ ਸਮੁੰਦਰ ਵਿਚ। 
ਕਹੁ ਪੋਤਾ! ਜਤਨ ਹਇ _ਲਘਨਾ?? 'ਜਤਨ ਰੂਪੀ ਜਹਾਜ। “ਤਾਂ ਜੋ ਲੈਘ ਸਕੀਏ। 
॥੪੮॥ 

ਸੁਨਿ ਭਨੇ ਨਾਨਕੀ ਬਚਨਾ। 

“ਮਨ ਤਵ ਜੇ ਸੰਸੈ ਖਚਨਾ। 

ਕਰਿ ਬਾਤ ਉਚਿਤ! ਚਿਤ ਭਾਈ '?। 


ਜਿਉ ਭਰਮ ਭੂਰਾ ਮਿਟ ਜਾਈ 

॥੪੯॥ 

ਪਰਤੀਤਿ ਨ ਆਈ ਤੁਮ ਕੋ। 

ਕਯਾ ਮਸਲਤ' ਬੁਝਤਿ? ਹਮ ਕੋ। 'ਸਲਾਹ। “ਪੁੱਛਦੇ ਹੋ। 

ਤੁਮ ਜਾਨਤਿ ਭੁਾਤ ਵਡਾਈ। 

ਨਿਤ ਦੇਤਿ ਮੁਝੈ ਸਮਝਾਈ ॥੫੦॥ 

ਨਿਤ ਹਮਰੋ ਉਰ ਪਰਤੀਤੁ '!। /ਭਰੋਸਾ। 'ਪਾ:-ਸੁ ਪੁਤੀਤੂ। 
ਨਹਿਂ ਡੋਲਤਿ ਕਬਹੂੰ ਚੀਤੂ। 

ਪਰਮੇਸ਼ੁਰ ਨਾਨਕ ਰੂਪਾ। 

ਉਪਕਾਰੀ ਸੰਤ ਅਨੂਪਾ ॥੫੧॥ 

ਭਵ! ਮਾਯਾ ਵਰਤਤਿ? ਜੋਉ। ਸੰਸਾਰ ਵਿਚ। “ਵਰਤ ਰਹੀ ਹੈ। 
ਸੀ ਨਾਨਕ ਕੀ ਸਭਿ ਸੋਊ। 

ਤੁਮ ਚਾਹਤਿ ਜੇ ਅਬਾਂ ਦੇਖਾ। 'ਪਾ:-ਇਹ। 

ਕਰਿ ਲੀਜੈ ਸਭਿ ਹੀ ਲੇਖਾ ॥੫੨॥ 

ਜੋ ਵਧੈ ਕਿਧੋ' ਹੁਇ ਪੁਰਾ'। ਜਾਂ ਤਾਂ ਵਧੇਗਾ ਜਾਂ ਪੂਰਾ ਢੁਕੇਗਾ। 
ਨਹਿ ਮਾਨਹੁ ਜੋ" ਕਹੁ' ਕੂਰਾ। 'ਪਾ:-ਜੇ। 

“ਸੁਨਿ ਬੋਲਯੋ ਵਾਕ ਜਰਾਮਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





“ਅਬ ਹੈ` ਨ ਕਰੋ ਇਹ ਕਾਮਾ ॥੫੩॥ 

ਹੈ ਤੁਮਰੇ ਉਰ ਜਬ ਐਸੇ। 

ਨਹਿੰ ਲੇਖਾ ਕਰਿਹੋ' ਕੈਸੇ। ” 

ਬਚ ਭਨੈ ਨਾਨਕੀ “ਸੁਨੀਏ ! 

ਅਬ ਲੇਖਾ ਲੇਹੁ, ਨ ਗੁਨੀਏ! ॥੫੪॥ _ 'ਹੁਣ ਲੇਖਾ ਲਓ, ਵਿਚਾਰਾਂ ਨ ਕਰੋ। 
ਨਹਿ ਕੀਜੈ ਅਬਹਿ ਬਿਲੋਬਾ। ਦੇਰੀ ਨਾ ਕਰੋ। 
ਬੁਲਵਾਵਉ ਸੁਤ ਮਮ ਅੰਬਾ'। ` 'ਮੁੱਤ੍ ਮੇਰੀ ਅੰਮੀ ਦਾ। 
ਕਹਿ ਭੇਜੀ ਤੁਲਸਾਂ ਦਾਸੀ। 

ਜਹਿਂ ਨਾਨਕ ਥੇ ਸੁਖਰਾਸੀ ॥੫੫॥ 

ਤਿੰਹ ਬੂਝਤਿ ਨਾਨਕ ਐਸੇ। 

“ਕਹੁ ਤੁਲਸਾਂ ਆਈ ਕੈਸੇ?? 

ਪੁਨ ਦਾਸੀ ਬਚਨ ਬਖਾਨੇ। 

“ਤੁਮ ਭਗਨੀ! ਬਹੁ ਹਿਤਵਾਨੇ ॥੫੬॥ _ 'ਤੈਣ। 

ਬਹੁ ਬਿਨੈ ਕਰੀ ਕਹਿ ਬਾਨੀ। 

ਦਿਹੁ ਦਰਸ਼ਨ ਕਰੁਨਾ ਠਾਨੀ'। ਕ੍ਰਿਪਾ ਕਰਕੇ। 


/ਭੈਣ ਦੇ। “ਘਰ। 
॥੫੭ | 


<< 


ਦਹਰਾ : 

ਸ਼ੀ ਨਾਨਕ ਬੋਲੇ ਬਚਨ, “ਚਲਿ ਤੁਲਸਾਂ 
ਹੋਂ ਆਇ। ” 

ਮੁਝ ਕੋ ਲੀਨਿ ਬੁਲਾਇ ਢਿਗ ਬੂਝਤਿ 'ਪੁੱਛਣੇ ਲਗੇ। “ਮੁਕਤੀ ਦਾਤੇ। 
ਭੇ! ਗਤਿ ਦਾਇ” ॥੫੮॥ 

ਹਾਕਲ ਛਦ : 

“ਕਿਉ ਹਮੈ' ਬੁਲਾਯੋ ? ਬਾਲਾ ! 

ਭੂਮ ਹੋਯੋ ਉਰ ਇਹ ਕਾਲਾ'। 

ਮਮ ਚੁਗ਼ਲੀ ਕੀਨੀ ਕਾਹੂ। 

ਮਨ _ਲਖਿਯਤਿ/ ਹੈ ਬਿਧਿ ਯਾਹੂ ” 
॥੫੯॥ 

ਸ਼ੀ ਅੰਗਦ ਸੋ ਕਹਿ ਬਾਲਾ। 

ਸਭਿ ਕਥਾ ਬਨਾਇ ਰਸਾਲਾ'। 


356 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਗੁਰ ਅੰਗਦ ! ਸੁਨੀਏ ਬੈਨਾ। 

ਹੋਂ ਭਾਕਯੋ “ਸੁਨਹੁ ਸੁਖੈਨਾ!' ॥੬੦॥ 
ਕੋ ਕਰਿ ਹੈ ਦੂਤੀ/ ਤੇਰੀ? 

ਨਹਿ ਔਗੁਨਤਾ ਕਛੁ ਹੇਰੀ। 

ਨਹਿੰ ਕਰਤੇ ਕਛੂ ਕੁਕਾਰਾ'। ” 

ਸੁਨਿ ਨਾਨਕ ਬਚਨ ਉਚ਼ਾਰਾ ॥੬੧॥ 
“ਹੈ ਆਪਨ ਮੈਂ” ਜੁ ਮਿਠਾਈ?। 

ਸੋ ਬਾਲਾ ਆਨਿ' ਉਚਾਈ”। 

ਲੇ ਢਾਈ ਸੇਰ ਪਤਾਸੇ। 

ਉਠਿ ਗੱਛਤਿ ਭੇ! ਸੁਖਰਾਸੇ ॥੬੨॥ 
ਚਲਿ ਆਏ ਸੁਸਾ' ਨਿਕੇਤਾ?। 

ਹੋ ਸੰਗ ਗਯੋ ਕਰਿ ਹੇਤਾ। 

ਉਠਿ ਕੀਨੋ ਬਹੁ ਸਤਿਕਾਰੂ'। 

ਮੰਚ! ਦੀਨ ਵਿਛਾਇ ਜੁ ਚਾਰੂ ॥੬੩॥ 
ਤਬ ਬੋਲੇ ਬੇਦਸਨ! ਕੇਤਾ?'। 


“ਕਹੁ! ਭਗਨੀ? ! ਬੋਲਨ” ਹੇਤਾ“। 
ਤੁਮ ਹਮਕੋ ਬੋਲਿ ਪਠਾਯੋ”। 
ਸੁਨਿ ਆਇਸੁ' ਮੈਂ 
॥੬੪॥ 

ਕਹਿ ਕਾਲੂ ਤਨੁਜਾ! “ਭਾਈ ! 
ਤਵ ਦਰਸ਼ਨ ਮਨ ਲਲਚਾਈ। 
ਤਬ ਭੇਜੀ ਤੁਲਸਾਂ ਦਾਸੀ। 


ਅਬ _ਦੇਖਿਤਿ ਰਿਦਾ _ਵਿਕਾਸ਼ੀ!` 


॥੬੫॥ 

ਸ਼ੀ ਨਾਨਕ ਬਚਨ ਉਚਾਰੇ। 
“ਸੁਨਿ ਭਗਨੀ ਰਿਦੈ ਹਮਾਰੇ'। 
ਭੂਮ ਹੋਯੋ, ਦੇਹੁ ਬਤਾਈ। 


ਕਿਸ ਕਾਰਜ ਮੋਹਿ ਬੁਲਾਈ?” ॥੬੬॥ 


ਬਚ ਭਨੇ ਨਾਨਕੀ ਐਸੇ। 
“ਤੁਮ ਜਾਨਤਿ ਸਭਿ ਬਿਧਿ ਜੈਸੇ। 


ਚਲਿਆਯੋ ” 





!ਬਚਨ। 
'ਸੁਖ ਦੇ ਘਰ ਜੀ! 
!ਚੁਗਲੀ। 


ਮਾੜਾ ਕੰਮ। 


ਹੱਟੀ ਵਿਚ। “ਮਿੱਠਾ। 
'ਲਿਆ। “ਚੁਕਕੇ। 


'ਤੁਰ ਪਏ। 

'ਬੇਬੇ ਦੇ। “ਘਰ। 
'ਪ੍ਰੇਮ। 

!ਆਦਰ। 

'ਪਲੈੰਘ। 

!ਬੇਦੀ ਕੁਲ ਦੇ। 
ਨਿਕੇਤਾ। 


ਧੁਜਾ। 


'ਆਖੋ। “ਬੇਬੇ ਜੀ। 'ਸੱਦਣ ਦਾ। “ਸਬੱਬ। 


ਸੱਦ ਭੇਜਿਆ ਹੈ। 
!'ਆਗ੍ਯਾ। 


/ਕਾਲੂ ਦੀ ਪੁੱਤਰੀ ਨੇ ਕਿਹਾ। 


357 


'ਪਾਠਾਂਤੂ-ਦਯਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 358 


ਹੋ ਅੰਤਰਜਾਮੀ ਜਾਨੋੱ'। 

॥੬੭॥ 

"ਸੁਨਿ ਭਗਨੀ ! ਮੈ ਉਰ ਜਾਨੀ। 

ਮੁਰ ਦੂਤੀ' ਕਿਨੈ ਬਖਾਨੀ। 

ਹੈ ਆਗੇ ਹਮੈ' ਸੰਦੇਹੋ!। 

ਸਭਿ ਲੇਖਾ ਅਬ ਕਰਿ ਲੇਹੋ ॥੬੮॥ 

ਬਹੁ ਦੇਰਿ ਭਈ ਬਿਨ ਲੇਖੇ। 

ਧਨ ਨਿਕਸਹਿ ਕਿਤਨੋ ਸ਼ੇਖੇ। /ਬਾਕੀ-ਵੱਧ। 
ਮਿਟਿ ਜੈ ਹੈ ਮਨ ਸੰਦੇਹਾ। 'ਸੱਸਾ। 

ਇਉ' ਪੂਰਬ! ਹੀ ਮੁਝ ਪ੍ਰੇਹਾ?” 'ਪਹਿਲੇ ਹੀ। ਔਰੀ ਇੱਛਾ ਹੈ। 
॥੬੯॥ 

ਸੁਨਿ ਭਗਨੀ ਦੇਤਿ ਦਿਲੇਸਾ। 'ਦਿਲਾਸਾ। 
“ਨਹਿੰ ਕੋਊ ਭ੍ਰਾਤ ਅੰਦੇਸਾ'। 'ਸੰਸਾ। (ਅ) ਡਰ। 
ਸਭਿ ਲੇਖਾ ਲੇਨਾ ਦੇਨਾ। 

ਨਿਤ ਚਲਯੋ ਜਾਤਿ ਘਟ ਹੈ_ਨਾ? 

॥੭੦॥ 

“ਭੋ ਭਗਨੀ! ਸੱਤਿ ਅਲਾਈ। 

ਧਰਿ ਲੇਖਾ! ਲਾਜ ਨ ਰਾਈ। 

ਨਹਿੰ ਕਰੀਏ ਅਬ ਕਛੁ ਦੇਰਾ। 

ਸਭਿ ਲੇਖਾ ਲੇਹੁ ਨਿਬੇਰਾ ॥ ੭੧॥ 

ਮਨ ਸੰਸੈ ਜਾਹਿ ਨਿਵਾਰਾ। 'ਦੂਰ ਹੋ ਜਾਏਗਾ। 
ਹੂੰ ਦੂਤਨ ਕਾ! ਮੁਖ ਕਾਰਾ?।? 'ਚੁਗਲਾਂ ਦਾ। ਘੂੰਹ ਕਾਲਾ। 
ਸੁਨਿ ਭਗਨੀ ਬੈਨ ਉਚਾਰਾ। 

॥੭੨॥ 

ਮਨ ਜਾਨਹੁ ਕਰੀਏ ਸੋਈ। 

ਜਿਉ” ਰਿਦੇ ਹਰਖ਼ ਤਵ ਹੋਈ। 

ਲੇ ਸੰਗਿ ਚਲੇ ਜੈਰਾਮਾ। 

ਜਹਿਂ ਦੌਲਤ ਖਾਂ ਕੋ ਧਾਮਾ ॥ ੭੩॥ 

ਮਿਲ ਨਵੀਸਿੰਦ ਸੋ” ਬੈਸੇ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨਰ ਪ੍ਰਾਕ੍ਰਿਤ' ਹੋਵਹਿ ਜੈਸੇ। 

ਜੋ ਆਮਦ ਖਰਚ ਭਯੋ ਹੈ। 

ਸਭਿ _ਭਾਖਿ!' ਲਿਖਾਇ ਦਯੋ _ ਹੈ 
॥੭੪॥ 


<< 


ਦਹਰਾ : 

ਤੀਨ ਮਹੀਨੇ ਅਰਧ! ਪੁਨਿ?, ਲੇਖਕ” 
ਲੇਖਾ ਕੀਨ। 

ਇਕ ਸਤ ਪੈਂਤੀ! ਰਜਤਪਣ”, ਵਾਧੇ 
ਦਾਨੀ ਦੀਨ? `੭੫॥ 

ਹਾਕਲ ਛਦ : 

ਕਿਯ ਕਮਲਨੈਨ ਜਬ ਲੇਖਾ। 

(ਲੇਖਾ ਕੀਤਾ, ੧੩੫) ਵਾਧਾ ਨਿਕਲੇ) 

ਤਬ ਨਿਕਸਯੋ ਇਤਨਾ ਸੇਖਾ”। 
ਜੈਰਾਮ ਰਿਦੈ ਤਿਹ ਕਾਲਾ। 

ਭੀ ਲੌਜਾ ਹਰਖ ਬਿਸਾਲਾ ॥ ੭੬॥ 
ਤਿਹ ਘਟੀ! ਬਿਸੂਰਤਿ? ਭੂਰਾ। 

ਮੈਂ ਭਰਮਯੋ ਭਾਖੇ ਕੂਰਾ'। 

ਰਲਿ ਆਏ ਧਾਮ ਜਰਾਮਾ। 

ਮਚ! ਬੈਠੇ ਸੇਵਕ ਸਾਮਾ? ॥ ੭੭॥ 
ਤਬ ਭਘਨੀ ਬੂਝਤਿ ਐਸੋ। 

“ਕਹੁ ਲੇਖਾ ਨਿਬਰਯੋ ਕੈਸੋ। ? 

ਸੁਖ ਐਨਹਿਂ! ਬੈਨ ਬਖਾਨੇ। 

“ਸੁਨਿ, ਜੀਜਾ ਬਾਤ ਸੁ ਜਾਨੇ! ' ੭੮॥ 
ਇਹ ਲੀਜੈ ਮੋਦੀਖਾਨਾ। 

ਅਬ ਹੋਇ ਨ ਮੋ ਗੁਜ਼ਰਾਨਾ। 

ਕਰ ਤਾਰ ਮਮ ਕਰਤਾਰੰ”। 


ਨਿਜ ਕਾਰਜ ਲੇਹੁ ਸੰਭਾਰੰ` ॥ ੭੯॥ 
ਚਲਿਬੇ ਕੀ ਕੀਨੀ ਤਯਾਰੀ। 
ਸ਼ੀ ਨਾਨਕ ਪਰਉਪਕਾਰੀ। 
ਜੈਰਾਮ ਉਠਜਯੋ ਤਿਹਕਾਲਾ। 


ਗਹਿ ਪਗ ਕਹਿ _ਬਿਨੈ _ਬਿਸਾਲਾ 


359 





!ਸੰਸਾਰੀ ਮਨੁਖ। 
'ਕਹਿਕੇ। 


ਸਾਢੇ ਤ੍ਰੈ ਮਹੀਨੇ ਦਾ। “ਸਾਢੇ ਤ੍ਰੈ ਮਹੀਨੇ ਦਾ। 
ਮੁਨਸ਼ੀ ਨੇ। 


'ਇਕ ਸੌ ਤੇ ਪੈਂਤੀ ੧੩੫)। “ਰੁਪੱਯੇ। “ਦੀਨਾਂ ਦੇ 
ਦਾਤੇ ਦੇ (ਨਿਕਲੇ)। 


'ਬਾਕੀ, ਵਾਧਾ। 

ਨਾਲੇ ਸ਼ਰਮ ਨਾਲੇ ਖੁਸ਼ੀ। 

/ਘੜੀ। “ਝੂਰਿਆ। 

'ਝੂਠੇ ਦੇ ਕਹਿਣ ਕਰਕੇ। 

ਮੰਜੇ ਤੇ। “ਸੇਵਕਾਂ ਦੇ ਆਸਰਾ (ਗੁਰੂ ਜੀ)। 


ਭਾਵ, ਗੁਰੂ ਜੀ ਨੇ। 
'ਸੁਣ ਭੈਣ, ਜੀਜੇ ਨੂੰ ਪਤਾ ਹੈ। 


'ਮੇਰਾ ਕਰਤਾਰ ਹੀ ਕਰਤਾਰ ਹੈ। (ਅ) ਮੇਰੀ 
ਤਾਰ ਕਰਤਾਰ ਹੱਥ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 360 





॥੮੦॥ 

ਕਰਿ ਭਗਨੀ ਰੁਦਨ ਅਲਾਵੈ। 

“ਇਉ' ਭੂਾਤਾ ਕਿਉ ਬਨਿ ਆਵੈ। 

ਮੁਝ ਮਾਰਹੁ ਤੌ ਕਿਤ ਜਾਵਹੁ। 

ਜੌ ਰਹਿ ਹੋ ਮੋਹਿ ਜਿਆਵਹੁ ॥੮੧॥ 

ਤੁਮ ਮਿਰਦੁਲ' ਸਰਲ ਸੁਭਾਊ। 'ਕੋਮਲ। 

ਕਰਿ ਔਗੁਨ ਚਿੱਤ ਨ ਕਾਊ। 

ਹਮ ਭੂਲਨਹਾਰ ਸਦਾਈ। 

॥੮੨॥ 

ਦਹਰਾ : 

ਕਮਲਨੈਨ ਮੁਖੰਬੈਨ ਕਹਿ “ਸੁਨਿ ਜੀਜਾ 

ਜੈਰਾਮ ! 

ਪੁਨਿ ਘਾਟੋ ਜੇ ਆਵਈ ਕਿਉ ਕਰਿ ਹੋ, 

ਇਹ ਕਾਮ?” ॥੮੩॥ 

ਤ੍ਰਿਭੰਗੀ ਛੰਦ: 

ਜੈਰਾਮ ਬਖਾਨੀ ਸਬਿਨੈ! ਬਾਨੀ 

“ਨਹਿੰ ਮੈ ਜਾਨੀ ਸ਼ਕਤਿ ਸਬੈ। 

ਕਿੰਚਤ' ਹੋ' ਜਾਨੀ, ਬਹੁ ਅਨਜਾਨੀ 

ਉਰ ਸਭਿ ਜਾਨੀ, ਲਖਹੁ” ਅਬੈ। 

ਪਰਮੇਸ਼ੁਰ ਪੂਰਨ, ਕਲਮਲ ਜ਼ੂਰਨ 

ਗੁਨ ਸੰਪੂਰਨ, ਅਵਤਾਰੀ। 

ਮੁਝ ਬਖ਼ਸ਼ ਗੁਨਾਹੂ, ਸੁਨਿ ਕਰਿ ਕਾਹੂ 

ਉਰ ਭਰਮਾਹੁ!, ਦੁਖਟਾਰੀ-!” ॥੮੪॥ _'ਕਿਸੇ ਤੋਂ ਸੁਣੇ ਸੁਣਾਏ ਦਿਲ ਮੇਰਾ ਭਰਮ ਗਿਆ 
ਇੰ ਸੀ। “ਹੇ ਦੁਖ ਨਾਸ਼ਕ! 


ਪੁਨ ਸੁਸਾ ਅਲਾਈ “ਸੁਨਿ ਸੁਖਦਾਈ ! 

ਜੇ ਘਟਿ ਜਾਈ ਦਰਬ ਕਬੈ। 

ਜਹਿਂ ਕਹਿੰ ਤੇ ਲਜਾਈ, ਦੇਉ” ਪੁਰਾਈ 

ਨਹਿੰ ਤੁਮ ਗਮਨੋਂ ਰਹੋਂ ਅਬੈ। 

ਹਮ ਫੇਰਿ ਨ ਕਹਿ ਹੈ; ਤੂਸ਼ਨ' ਰਹਿ ਹੈ 
ਸਭਿ ਸੁਖ ਲਹਿ ਹੈਂ ਪਾਸ ਰਹੇ। 

ਮਨ ਰੋਸ ਨਿਵਾਰੋ, ਕਰੁਨਾ ਧਾਰੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 361 


ਬਿਰਹ ਨ ਡਾਰੋਂ, ਪੰਥ ਗਹੇ!” ॥੮੫॥ _ 'ਰਸਤਾ ਫੜਕੇ (ਚਲੇ ਜਾ ਕੇ)। 

ਹੌ ਨਿਕਟਿ ਬਖਾਨੀ!' ਇਹ ਬਰ£? ਬਾਨੀ _'ਮੈ' ਕੋਲੋਂ ਕਿਹਾ। “ਚੰਗੀ। 

ਨਾਨਕ ਸਾਨੀ ਅਵਰ ਨਹੀਂ”। ਨਾਨਕ ਤੁੱਲ ਹੋਰ (ਕੋਈ) ਨਹੀਂ। 

ਜੌ _ਰਘੁਵਰ! _ਕਿਸ਼ਨਾ2 ਧਰਿ _ਤਨ 'ਰਾਮ ਚੰਦਰ। “ਕ੍ਰਿਸ਼ਨ। 

ਬਿਸ਼ਨਾ 

ਹੈ ਪਤਿ ਜਿਸ਼ਨਾ! ਰੂਪ ਸਹੀ?। 'ਇੰਦੂ। [ਸੰਸ. ਜਿਖਣ। 'ਜੋ ਵਿਸ਼ਨੂ ਨੇ ਤਨ 

੍‌ ਧਾਰਕੇ ਰਾਮ, ਕ੍ਰਿਸ਼ਨ ਰੂਪ (ਲਏ ਹਨ ਤੇ) 

ਇੰਦੂ, (ਇਨਾਂ ਸਭਨਾਂ ਦਾ) ਪਤੀ (ਗੁਰੂ ਨਾਨਕ) 
ਨਿਸ਼ਚੇ ਹੈ। 





ਸੁਖਦ ਮੁਕੰਦਾ ਅਘਟਾਰੀ'। ਪਾਪ ਨਾਸ਼ਕ। 

ਜਨ! ਕਰੁਨਾ ਕਰਿ? ਸਭਿ ਜਗ ਠਾਕੁਰ _ 'ਦਾਸਾਂ ਉਤੇ। “ਕਿਰਪਾ ਕਰਨ ਵਾਲੇ। 
ਗਯਾਨ _ਦਿਵਾਕਰ! _ ਭੁਜ _ ਭਾਰੀ?” 'ਗਯਾਨ ਦੇ ਸੂਰਜ। ਆਜਾਨੁ ਬਾਹੂ, _(ਅ) 
॥੮੬॥ ਸਮਰੱਥ। 

ਦੋਹਰਾ: ਹੱਥ ਜੋੜਕੇ। 

ਸ਼ੀ ਅੰਗਦ ਜੀ! ਸੁਨਹੁ, ਮੈ ਇਮ ਤਬ 

ਕਹਿ ਕਰ ਬੰਦਾ। 

ਬਹੁਰ ਬਚਨ ਉਚਰੇ ਰੁਚਿਰ ਕਰਨ ਰੋਸ 

ਹਿਤ ਮੰਦ ॥੮੭॥ 

ਕੁੰਤਲੀਆ ਛੰਦ: 'ਭੈਣ। “ਭਾਈ ਜੈਰਾਮ ਜੀ। 
“ਸੁਸਾ! ਸੁਸਾਪਤਿ? ਦੀਨ ਹੂ, ਬਿਨੈ 

ਭਨਤਿ ਬਹੁ ਬਾਰ। 

ਪਗ! ਪਕਰਤਿ ਮਨ ਪ੍ਰੇਮ ਧਰਿ, ਰਹੀਏ 'ਚਰਣ। “ਜੀਜੇ ਜੀ ਦੇ ਘਰ। 
ਜੀਜਾ ਗਾਰ?। 

ਰਹੀਏ ਜੀਜਾਗਾਰ, ਬਚਨ ਪੁਨ ਪੁਨ 'ਬਾਰ ਬਾਰ ਨਾ ਮੋੜੋ। 

ਨਹਿ ਫੇਰਹੁ'। 

ਦਯਾ ਐਨ ਸੁਖਦੈਨ ! ਪਰਮ ਪ੍ਰੇਮੀ ਇਨ 'ਵੇਖੋ। 

ਹੇਰਹੁ'। 

ਵਡਿਯਨ ਕੇ ਮਨ ਕ੍ਰੋਧ ਜੌ, ਪਾਵਕਾਂ 'ਅਗਨੀ। 'ਤੁਲ। 'ਪੁਗਟਦਾ ਹੈ। 
ਸਰਸ£ ਉਦੋਤਿ”। 

ਕਰਤਿ ਬੇਨਤੀ ਬੰਦਨਾ, ਬਾਰਿ! ਬੁਝਾਵਨ 'ਬੇਨਤੀ ਕਰਨਾ (ਮਾਨੋ) ਜਲ ਹੈ। 
ਹੋਤਿ” ॥੮੮॥ 


੨੩੦ 
ਦ 


ਕਮਲ ਨੈਨ ਸੁਨਿ ਬੈਨ ਮਮ, ਹੈ ਗਏ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 362 


ਪਰਮ ਕ੍ਰਿਪਾਲ। 

ਬਾਨੀ ਸਾਨੀ ਹੇਤ ਜਨ!, ਬੋਲੇ ਸੁਖਦ? 'ਜਨਾਂ ਦੇ ਹਿਤ ਵਾਲੀ। ਸੁਖ ਦਾਤੇ। 'ਸੁੰਦਰ। 
ਰਸਾਲਾ। 

ਬੋਲੇ ਸੁਖਦ ਰਸਾਲ, ਭਨਜਯੋ “ਬਾਲੇ ਬਚ 

ਤੇਰਾ। 

ਕਬਹਿ ਨ ਹੋਰਹੁ' ਤਾਂਹਿ, ਲਖਹੁ ਇਸ 

ਬਿਧਿ ਮਤ ਮੇਰਾ। ” 

ਅਸ ਕਹਿ ਇਸਥਿਤਿ!' ਪੁਨ ਕਰੀ, 'ਠਹਿਰਨਾਂ। 
ਦੀਨਾ ਨਾਥ ਦਯਾਲ। 

ਦੇਖੇ ਦਰਸ਼ਨ ਦੁਖ ਦਹੈ', ਜਨ ਦਾਤਾ! ਜੁ _'ਦਾਸਾਂ ਦੇ ਦਾਤੇ। “ਬੜੇ। 
ਬਿਸਾਲ2 ॥੮੯॥ 

ਦੋਹਰਾ: /'ਭਾਵ ਬੇਬੇ ਜੀ ਤੇ ਜੈਰਾਮ ਜੀ। 
ਦੰਪਤਿ' ਮੁਝ ਸੋ ਭਾਖਿਹੀਂ, 

ਧਰਿ ਕੈ ਅਧਿਕ ਸਨੇਹੁ। 

“ਆਜ ਭੁਾਤ ਦੀਨੋ ਨਯੋ, 

ਧੰਨ ਧੰਨ ਬੁਧਿਗੇਹੁ' ! ॥੯੦॥ 

ਸੇਵਾ ਨਿਸ ਬਾਸੁਰ ਕਰਤਿ, 

ਯਾਂ ਤੇ ਕਰੁਨਾ ਭੂਰ। 

ਸ਼ਰਧਾ ਤੁਮਰੈ ਉਰ ਦਈ, 

ਭਯੋ ਭਰਮ ਮਨ ਦੂਰ” ॥੯੧॥ 


<< 


ਸਰਠਾ: 

ਹਰਖਤਿ ਸਭਿ ਸੁਖ ਪਾਇ, 

ਸ਼ੀ ਨਾਨਕ ਆਪਨ! ਚਲੇ। 

ਮੰਦ ਮੰਦ ਗਤਿ' ਜਾਇ, 

ਕਵਿ ਜਾਵਤਿ ਬਲਿਹਾਰਨੇ ॥੯੨॥ 
ਲੇਖੇ ਤੇ ਜੋ ਸ਼ੇਖ਼ਾਂ, 

ਦੀਨੋ ਦੌਲਤ ਖਾਨ ਧਨ। 
ਹਰਖਯੋ ਰਿਦੇ ਵਿਸ਼ੇਖਾ, 

ਦਏ ਸਤਾਰਾਂ ਸੈ'' ਅਧਿਕ ॥੯੨॥ 
ਹਿੰਦੁ ਤੁਰਕ ਬਹੁ ਆਇ, 

ਦੇਤਿ ਵਧਾਈ ਮਿਲਿ ਸਭੈ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 363 


“ਹਮਹਿਂ_ਸੁਨਯੋ ਕ੍ਰਿਤ ਤਜਿ' ਦਈ 'ਛੱਡ। 

॥੯੪॥ 

੨02੧ !ਅਫਸੋਸ। 

ਅਧਿਕ ਕੀਨ ਅਪਸੋਸ' ਹਮ, 

ਤੁਮ ਉਪਕਾਰਿ ਸਰੀਰ। 

ਵਧੀਏ ਗੁਨੀ ਗਹੀਰ' !” ॥ ੯੫॥ 'ਹੇ ਗੁਣਾਂ ਦੇ ਸਮੁੰਦਰ ਜੀ! 
ਜਥਾ ਉਚਿਤ! ਸਨਮਾਨ? ਕੈ, ਜਿਵੇ ਯੋਗ ਸੀ। ਆਦਰ ਦੇ ਕੇ। 
ਬਿਦਾ ਕੀਨਿ ਗੁਨ ਐਨ। 

ਕਰਨ ਲਗੇ ਮੋਦੀ ਕਿਰਤ, 

ਪੁਰਬ ਜਿਉ” ਮਨ ਭੈ ਨ2 '੯੬॥ /ਪਹਿਲੇ ਸਮ। “ਨਿਧੜਕ ਹੋ ਕੇ। 
ਇਤਿ ਸ਼੍ਰੀ ਗੁਰੁ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਲੇਖਾ ਕਰਨ” ਪੁਸੰਗ ਬਰਨਨੰ ਨਾਮ 
ਅਸ਼ਟ ਦਸਮੋ ਅਧਜਾਯ ॥੧੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 364 


੧੯. [ਸ੍ਰੀ ਗੁਰੂ ਹਰਗੋਵਿੰਦ ਮੰਗਲ। ਸਤਿਗੁਰੂ ਜੀ ਦੀ ਸਗਾਈ।] 





(ਗੁਰੂ ਜੀ ਦੇ ਨਾਨਕਿਆਂ ਦਾ ਜ਼ਿਕਰ) ॥੨੦॥ 
(ਮਰਦਾਨੇ ਨੂੰ ਕੀਰਤਨ ਦਾ ਵਰ) ॥੬੫..॥ 
ਦੋਹਰਾ: 
ਸ਼ੀ ਗੁਰੂ ਹਰਿਗੋਵਿੰਦ ਜੀ ਪਦ ਅਰਬਿੰਦ ਮਨਾਇ। 
ਅਰਬਿੰਦ=ਕਮਲ। ਮਨਾਇ=ਮਨਾਉਣਾ, ਆਰਾਧਨ ਕਰਨਾ, ਧਿਆਉਣਾ, ਚਿਤ ਵਿਚ ਧਿਆਨ ਧਾਰ 
ਕੇ ਨਮਸਕਾਰ ਕਰਨੀ। 
ਕਹੋ' ਕਥਾ ਸੁਖਦਾਇਨੀ ਸੁਨੋ ਸਿੱਖ ਚਿਤ ਲਾਇ ॥੧॥ 
ਅਰਥ: 
ਸ਼ੀ ਗੁਰੂ ਹਰਿਗੋਬਿੰਦ ਜੀ ਦੇ ਚਰਨਾਂ ਕਮਲਾਂ ਨੂੰ ਮਨਾ ਕੇ ਸੁਖ ਦੇਣ ਵਾਲੀ ਕਥਾ (ਅੱਗੋਂ) 
ਵਰਣਨ ਕਰਦਾ ਹਾਂ, (ਹੇ) ਸਿੱਖੋ ! ਚਿਤ ਲਾ ਕੇ ਸੁਣੋ। 


'ਤੱਕੜੀ। 
/ਲੋਕੀ ਲੈਂਦੇ ਹਨ। “ਗੁਰੂ ਜੀ) ਦੇਂਦੇ ਹਨ। 


'ਮੰਗਤੇ। 


'ਰਸੈਣ। “ਜਾਂ। 


“ਦੇਖੋ ਪਹਿਲੇ ਅਧਯਾਯ ਦੇ ਸਤਾਰ੍ਹਵੇਂ ਛੰਦ ਵਿਖੇ 
ਇਨ੍ਹਾਂ ਦੇ ਨਾਮ। 
'ਹੱਥ ਜੋੜਕੇ। 


'ਪਰਮੇਸ਼ੁਰ। “ਮਾਯਾ ਵਿਚ। “ਵਰਤ ਰਿਹਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 365 





ਬੋਲੀ! ਕੁਲ ਬਧੂ?, ਜੇ ਵਧਾਈ ਦੇਤਿ 
ਮਾਨ ਹੈਂ”। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਰਿ 
ਏਕ ਤਲਵੰਡੀ ਨਰ ਤੁਰਨ” ਪਠਾਯੋ ਹੈ? 


366 





'ਛੇਤੀ। “ਭੇਜਿਆ ਹੈ। 


`ਆਨੋੱ। 2ਨਵੇਂ। ਨਿਧਾਂ। 


ਕੁਲ ਨਾਰਿ ਬੁਲਾਇ ਗਵਾਇ ਕੈ ਗੀਤਨਿ 
ਮੰਗਲ ਕੀਨ ਭਯੋ ਮਨ ਭਾਈ ॥੬॥ 
ਕਾਲੂ ਨੈ ਬਾਤ ਸੁਨੀ ਹਰਖਯੋ ਘਨ 

ਘੋਰ ਤੇ ਮੋਰ ਮਨੋ! ਸੁਖ ਪਾਈ। 
ਜਾਚਕ ਜਾਚਤਿ ਦੇ ਮਨ ਭਾਵਤਿ 
ਲੇਤਿ ਅਸੀਸ, ਭਨੌਤਿ', “ਬਧਾਈ। ” 
ਅੰਗਨ ਮੈ? ਅੰਗਨਾ? ਸੁ ਉਮੰਗ 
ਦੁਕੂਲ!' ਅਲੈਕ੍ਰਿਤ” ਸੋ ਛਬਿ ਛਾਈ। 
ਨਾਨਕ ਰੂਪ ਲਖਯੋ ਅਵਤਾਰ ਕੋ 

ਬੈਸ ਸ਼ਰੀਕਨ ਯਾਂ ਬਿਧਿ ਗਾਈ ॥੭॥ 
ਸਰਠਾ: 

' ਕਾ ਸਨਬੰਧ, ਭਯਾ ਬੇਦੀਅਨ 
ਕੁਲ ਬਿਖੈ। 

ਕਾਲੂ ਸੁਤ ਸਤਿ ਸੰਧ/, ਨਿਰਮਲ ਕੁਲ 
ਸਭਿਹੀ ਕਰੀ” ॥੮॥ 


ਦਹਰਾ : 

ਸ਼ੀ ਨਾਨਕ ਕੇ ਨਾਨਕੇ, ਬੋਲ ਪਠੇ! 
ਸੁਧ? ਦੇਯ। 

ਚਲਿ ਆਏ ਤਤਕਾਲ! ਸੋ, _ਨੇਗ? 
ਆਪਨੋ” ਲੇਯ ॥੯॥ 


'ਮਿਠਾਈ। 
'ਮੂੰਹ। 'ਂਹ ਭਰ ਦਿੱਤਾ ਮਿਠਾਈ _ਨਾਲ। 
“ਜਿਸਨੇ। “ਖਬਰ ਆ ਕੇ ਦਿੱਤੀ ਸੀ। 


'ਵਾਰ ਵਾਰ। 
'ਰੁਪੱਯੇ। “ਸਿਰੋਪਾ ਪਹਿਨਾਇਆਂ। 


'ਮਾਨੋ ਮੋਰ ਨੇ ਬੱਦਲਾਂ ਦੀ ਆਵਾਜ਼ ਤੋੱ। 


'ਲੋਕੀ) ਕਹਿੰਦੇ ਹਨ। 
'ਵੇਹੜੇ ਵਿੱਚ। “ਇਸਤ੍ੀਆਂ। 
ਕਪੜਿਆਂ ਤੇ। “ਗਹਿਣਿਆਂ ਨਾਲ ਸਜੀਆਂ। 


'ਬਹਿਕੇ। 


ਨੂੰ ਧਾਰਨ ਕਰਨ ਵਾਲਾ] (ਅ) ਸਚ ਦੀ ਅਵਧੀ। 


ਸੱਦ ਘੱਲੇ। “ਖਬਰ। 


'ਛੇਤੀ। “ਲਾਗ ਜੋ ਕੁਝ ਉਹਨਾਂ ਨੂੰ ਦੇਣਾ ਬਣਦਾ 
ਸੀ। “ਲਾਗ ਜੋ ਕੁਝ ਉਹਨਾਂ ਨੂੰ ਦੇਣਾ ਬਣਦਾ ਸੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 367 





ਚੌਪਈ: ਮਤਾ ਦਾ ਪਿਤਾ, ਨਾਨਾ। “ਜਿਸਦਾ ਨਾਮ) ਰਾਮਾ 
ਸ਼ੀ ਨਾਨਕ ਜਨਨੀ ਪਿਤ! “ਰਾਮਾ?।?” __ਸੀ। 

(ਗੁਰੂ ਜੀ ਦੇ ਨਾਨਕਿਆਂ ਦਾ ਜ਼ਿਕਰ) 

ਮਾਤੁਲ' ਸ੍ਰੇਸ਼ਟ 'ਕ੍ਰਿਸ਼ਨਾ` ਨਾਮਾ। 'ਮਾਮਾ। 

ਨਾਨਕ ਜਨਨੀ! ਮਾਤ? “ਭਿਰਾਈ। ? (ਤਾ ਦੀ| ਤਮ 

ਸੁਨਿ ਕਰਿ ਸਗੁਨ ਭਲੇ ਤਹਿਂ ਆਈ 

॥੧੦॥ 

ਮਿਲਿ ਸਭਿ ਕੀਨੋ ਉਤਸ਼ਵ ਭੂਰੀ। 

ਹਰਖਤਿ ਕਰਹਿ ਰੀਤਿ ਕੁਲ ਰੂਰੀ॥ 

ਮਿਲਿ ਸਭਿਹਿਨਿ ਸੋ' ਬੋਲ੍ਯੋ ਕਾਲੂ। 

“ਤਜਹੁ _ਬਿਲੋਬਹਿ' ਹੋਹੁ _ਉਤਾਲੂ? 'ਦੇਰ। 'ਛੇਤੀ ਹੋਵੇ। 

`੧੧॥ 

ਚਲਿ ਕਰਿ ਚੌਕੜ ਖਰਚਨ ਕਰੀਏ। __ 'ਖੈਲੀ, ਰੁਪੱਯੇ ਦੀ। 

ਤੁਰਨ! ਪੰਥ” ਵਿਖੇ ਪਗ ਧਰੀਏ”। ? 'ਛੇਤੀ। “ਰਾਹ ਵਿਚ। “ਕਦਮ ਧਰੋ। 

ਅਸ ਕਹਿ ਸਭਿ ਹੀ ਸੌਜ' ਸੰਭਾਰੀ। 'ਸਮ੍ਰਿਗੀ। 

ਬ੍ਰਿਖਭ!' _ਸਕਟ? ਸੋ_ਜੋਰੇ _ਭਾਰੀ 'ਬਲਦ। “ਗੜੇ। 

॥੧੨॥ 

ਕਾਲੂ ਲਾਲੂ ਕੀਨੀ ਤਯਾਰੀ। 

ਸ਼ੀ ਨਾਨਕ ਗੁਨ ਭਨਤਿ ਉਚਾਰੀ'। 'ਪਾਠਾਂਤੂ-ਅਚਾਰੀ। 

ਕਰਨ ਦਰਸ ਲਾਲਸ! ਉਰ ਜਾਗੀ। ਇੱਛਾ। 

ਜਿਉ ਮਧੁਕਰ' ਪੁਸ਼ਕਰ? ਅਨੁਰਾਗੀ_'ਤੌਰਾ। “ਕਵਲ। 

॥੧੩॥ 

ਦਹਰਾ : 

ਚਲੇ ਜਬਹਿ ਸੁਲਤਾਨਪੁਰਿ ਦ੍ਰਾਦਸ਼ 
ਸਭਿ ਨਰ ਨਾਰਿ। 

ਮਾਤੁਲ! ਨਾਨੇ ਹਰਖ ਮਨ ਔਰ ਦਾਸ 
ਸੁਖਕਾਰ ॥੧੪॥ 

ਚੌਪਈ: 

ਰਾਇ ਸਦਨ ਕਾਲੂ ਤਬ ਗਯੋ। 
ਨਿਕਟ ਜਾਇ ਉਚਰਤਿ ਬਚ ਭਯੋ। 
“ਮੋ ਸੁਤ ਨਾਨਕ ਦਾਸ ਤੁਮਾਰਾ। 
ਭਈ ਸਗਾਈ ਮੁਝਹਿ ਹਕਾਰਾ ॥੧੫॥ 


।ਬਾਰਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 368 


ਤਿਹ ਚੌਕੜ ਖਰਚਨ ਹਮ ਜਾਵਹਿਂ। 

ਜੇ ਆਇਸੁ!' ਅਬ ਤੁਮਰੀ ਪਾਵਹਿਂੰ।? __'ਆਗਜਾ। 

ਸੁਨਿ ਕਾਲੁ ਬਚ ਬੋਲਯੋ ਰਾਉ'। "ਰਾਇ ਜੀ ਦੀ ਸ਼ਰਧਾ ਦਾ ਭਾਵ ਅਤੀ ਉੱਤਮ 
ਹੰ। 

“ਅਸ ਬਿਧਿ ਨਹਿ ਕਹੁ ਬੈਨ ਬਿਜਾਊ! 'ਬੇਜਾ, ਅਨੁਚਿਤ, ਅਯੋਗ। 

॥੧੬॥ 

ਨਾਨਕ ਹਮਰੋ ਸ੍ਹਾਮੀ ਜਾਨੋ। 

ਹੋਂ ਕਿੰਕਰ' ਕੇ ਥਾਨ ਪ੍ਰਮਾਨੋ। ਦਾਸ। 

ਕਰੁਨਾ ਕਰੈ ਜਿ ਨਾਨਕ ਮੋ ਪਰ। 

ਯਹੀ ਮਨੀਖਾ! ਮਨ ਮੈ ਹੋ ਥਿਰ? 'ਬੁੱਧੀ। ਚਾਹ। “ਟਿਕੇ। 

॥੧੭॥ 

ਬਚਨ ਉਚਾਰਹੁ ਬਹੁਰ ਨ ਐਸੇ। 

ਹੈ ਅਨਜਾਨ ਕਹੇ' ਅਬ ਜੈਸੇ। 

ਮਹਿਮਾ ਲਖਤਿ ਨ, ਨਿਜ ਸੁਤ ਜਾਨੈ। 

ਤੀਨ ਲੋਕ ਜਿਸ ਆਇਸੁ!' ਮਾਨੈ 

॥੧੮॥ 

ਦੋਹਰਾ: 

ਜਾਹੁ _ਅੰਬੈ _ਸੁਲਤਾਨਪੁਰਿ, _ਚੌਕੜ 

ਖਰਚਹੁ ਜੋਇ। 

ਮਿਲਿ ਸ਼ੀ ਨਾਨਕ ਸੰਗ ਤੁਮ, ਨਹਿ 'ਮਾੜੇ ਬੋਲ। “ਨਾ ਬੋਲਣੇ। 

ਦੁਰਬਾਕ' ਬਗੋਇ”” ॥੧੯॥ 

ਚੌਪਈ: /ਬਾਨੀ। “ਕਹੀ। 

ਸੁਨਿ ਕਰਿ ਕਾਲੂ ਗਿਰਾ' ਅਲਾਈ”। 

“ਉਰ ਸੰਦੇਹ ਨ ਪਾਵਹੁ ਰਾਈ ! ਹੇ ਰਾਜੇ। 

ਭਲੇ ਬਚਨ ਅਬ ਭਾਖਨ ਕੀਜੈ। 

ਕੁਸ਼ਲ ਸ਼ਰ੍‌ਯ ਕੀ ਆਇਸੁ! ਦੀਜੈ” 'ਸੁਖ ਕਲਿਆਨ ਦੀ ਆਗਜਾ। 

॥੨੦॥ 

“ਹੈ ਕਾਲੂ ! ਤੂੰ ਬੋਲ ਵਿਗਾਰਾ। 

ਯਾਂ ਤੇ ਬਰਜਨ! ਬਚਨ ਉਚਾਰਾ। 

ਇਹਾਂ ਰਹਤਿ ਜਬ ਕਰਤਿ ਲਰਾਈ। 

ਤਹਿ ਨਹਿ ਕਹੀਏ ਬੈਨ ਬਿਜਾਈ? 

॥੨੧॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 369 


“ਸੁਨਹੁ ਰਾਇ ਜੀ ਸ਼ੁਭ ਮਤਿ ਦਾਨੀ। 

ਤੁਮ ਪਰਮੇਸ਼ੁਰ ਕੇ ਅਸਥਾਨੀ। 

ਇਕ ਸੁਤ! ਹਮਰੈ ਨਾਨਕ ਪਜਾਰੋ। 

॥੨੨॥ 

ਰਾਇ ਕਹੇ “ਕਰਿ ਕਾਰਜ ਜਾਇ। 

ਕਰਿ ਹੈ ਤੁਮਰੋ ਭਲੋਂ ਖ਼ੁਦਾਇ। 

ਮੁਝ ਦਿਸ ਤੇ ਕਰਿ ਅਧਿਕ ਸਨੇਹਾ2। _ 'ਬਹੁਤ। 'ਪ੍ਰੇਮ। 

ਪਰਸਹੁ _ ਪਦ! _ ਅਨੁਕੰਪਾ _ਗੇਹਾ? 'ਚਰਨ। “ਕ੍ਰਿਪਾ ਦੇ ਘਰ (ਗੁਰੂ ਜੀ) ਦੇ। 
੨੩॥ 





ਦੋਹਰਾ: 

ਘਨੀ ਬੰਦਗੀ ਕੀਜੀਏ, ਕਮਲ ਨੈਨ 

ਢਿਗ ਜਾਇ। ? 

ਕਰਿ ਬੰਦਨ ਕਾਲੂ ਚਲਯੋ ਮਾਨੀ ਰਾਇ 'ਰਾਇ ਦੀ ਆਗੜਾ ਮੰਨ ਕੇ। 
ਰਜਾਇ! ॥੨੪॥ 

ਚੌਪਈ: 'ਗੱਡੇ। 'ਪਾ:-ਆਰੂਢਤ। 


ਸਕਟੇ' ਪਰ ਅਰੂਢ ਤਬ' ਹੋਏ। 

ਚਲਤਿ ਭਏ ਸਭਿ ਸ਼ੋਕ ਬਿਗੋਏ!। ਦੂਰ ਕਰਕੇ। 

ਸੁਤ ਕੀ ਪ੍ਰੀਤਿ ਬਧੇ ਸੰਗਿ ਡੋਰੀ”। ਪੁੱਤ ਦੀ ਪ੍ਰੀਤ ਰੂਪੀ ਡੋਰੀ ਨਾਲ ਬੱਝੇ ਹੋਏ। 
ਮਨਹੁ _ਮੀਨ! _ਕਰਖੇ? ਕਰਿ ਜੋਰੀ? 'ਮੱਛ। “ਖਿੱਚੇ। 'ਜੋਰ ਨਾਲ 


॥੨੫॥ 

ਖੁਚ ਸਮਾਜ ਲੀਨਿ ਬਿਧਿ ਨਾਨਾ। 

ਦਿਨ ਪੂਤਿ ਅਧਿਕਹਿ ਕੀਨਿ ਪਯਾਨਾ। 

ਘਰ ਕੋ ਡੂੰਮ ਸੰਗਿ ਮਰਦਾਨਾ। 
ਜਿਸਕੇ ਜਾਗੇ ਭਾਗ ਮਹਾਨਾ ॥੨੬॥ 

ਪੁਰਿ ਸੁਲਤਾਨ ਵਿਖੈ ਚਲਿ ਆਏ। 

ਨਰ ਨਾਰੀ ਸਭਿ ਦੇਤਿ ਵਧਾਏ। 

ਉਤਰਿ ਸਕਟ' ਪਰ ਤੇ? ਤਹਿਂ ਸਭਿ 'ਗੱਡੇ। “ਉਤੋ। 
ਹੀ। 

ਧਾਮ ਜਰਾਮ ਪ੍ਰਵੇਸ਼ੇ' ਤਬ ਹੀ ॥੨੭॥ _ 'ਵੜੇ। 
ਮਿਲੀ ਨਾਨਕੀ ਨੇਹੁ ਘਨੇਰਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 370 


ਮਾਤ' ਅੰਕ ਲੇ ਸਿਰ ਕਰ ਫੇਰਾ। 

ਕਾਲੂ ਕੀ ਪਤਿਬੂਤਾ ਕੁਮਾਰੀ!। 

ਰੂਪ ਸ਼ੀਲ ਗੁਨ ਪੂਰਨ ਚਾਰੀ! _੨੮॥ 

ਮਿਲਿ ਸਭਿਹਿਨਿ ਸੋ ਆਨੰਦ ਦੀਨਾ। 

ਜਥਾ ਉਚਿਤ ਤਿਉ ਆਦਰ ਕੀਨਾ। 

ਆਇ ਵਹਿਰ ਤੇ ਤਬੈ ਜਰਾਮਾ। 

ਸਭਿਹਿਨਿ ਸੋ, ਮਿਲਿ ਕੀਨਿ ਪੁਨਾਮਾ 

॥੨੯॥ 

ਸ਼ੀ ਨਾਨਕ ਸੁਨਿ ਆਵਨ ਕਾਲੂ। 

ਉਠਿ ਕਰਿ ਗਮਨੇ ਸਦਨ ਉਤਾਲੂ। 

ਧਾਰਯੋ ਪਦ ਪੰਕਜ ਪਰ ਸੀਸਾ। 'ਸਿਰ। 

ਦੀਨੀ ਕਾਲੂ ਅਧਿਕ ਅਸੀਸਾ ॥੩੦॥ 

ਸੁੰਘਤਿ! ਮਸਤਕ” ਭਰਿ ਭਰਿ ਕੌਰੀ?। _ 'ਚੁੰਮਦਾ ਹੈ। 'ਮੱਥਾ। 'ਜੱਫੀ ਭਰ ਭਰ ਕੇ। 
ਪੇਖਹਿੰ ਮੁਖ ਕੋ ਸਭਿ ਸੁਖ ਨੌਰੀ”। ਭਾਵ ਗੁਰੂ ਜੀ ਦਾ ਮੁਖ। 

ਪਰਮ ਪ੍ਰੋਮ ਪੁਲਕਾਵਲ' ਅੰਗਾ। ਰੋਮ ਖੜੇ। 

ਕਰਤਿ ਪਯਾਰ ਉਰ ਸੰਗਿ ਉਮੰਗਾ 

॥੩੧॥ 

ਦੋਹਰਾ: ਮੁਕਤੀ ਦਾਤਾ ਜੀ। “ਪੁੱਛਣ ਲੌਗੇ। ਆਖੋ। “ਹੇ 
ਗਤਿ ਦਾਨੀ! ਬੂਝਤਿ ਭਏ?, “ਭੁਨਹੂ” ਪਿਤਾ ਜੀ। 

ਜਨਕ” ! ਸਮਝਾਇ। 

ਤਨ! ਅਨਾਮ” ਮਨ ਅਨਦ ਹੈ ਤਲਵੰਡੀ 'ਸਰੀਰ। ਅਰੋਗ ਹੈ?। "ਰਾਇ ਬੁਲਾਰ ਦਾ। 
ਮੇਂ ਰਾਇ?” ॥੩੨॥ 

ਚੌਪਈ: 

ਕਾਲੂ ਕਹਤਿ ਭਯੋ “ਸੁਨ ਤਾਤਾ ! 

ਵਿਸਰ ਗਈ ਥੀ ਉਰ ਤੇ ਬਾਤਾ। 'ਰਿਦੇ। 

ਤੁਮ ਕਰਿਵਾਇ ਦਯੋ ਮੋਹਿ ਯਾਦੂ। 

ਸਭਿਹਿ ਕੁਸ਼ਲ ਤਹਿਂ` ਪੁਭੂ" ਪ੍ਰਸਾਦੂ! 'ਪ੍ਭੂ ਦੀ ਕਿਰਪਾ ਨਾਲ। 'ਪਾ:-ਬਿਸ਼ਨ। 
੩੩॥ 

ਪਰਮ ਪ੍ਰੇਮ ਸੋ' ਤਿਹ ਮਤਿ ਪੂਰੀ। 

ਕਰੀ ਬੰਦਗੀ ਤੁਮ ਸੋ ਭੂਰੀ”। 

ਕਹਜੋ' ਪ੍ਰੀਤ ਸੋ ਤਵ ਪਦ! ਪਰਸਨ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਿਸ ਕੋ ਲਾਲਸ! ਨਿਸਦਿਨ? ਦਰਸ਼ਨ? 
॥੩੪॥ 

ਸੁਨਿ ਸੰਦੇਸ਼ ਪ੍ਰਿਯ' ਉਠੇ ਬਹੋਰੀ”। 
ਗਏ ਮਾਤ ਢਿਗ ਦੈ ਕਰ ਜੋਰੀ। 

ਧਰਯੋ ਯੁਗਲ!' ਚਰਨਨ ਪਰ ਮਾਥਾ। 
ਕੰਠ _ਲਗਾਏ _ਭੁਜਾਂ ਗਹਿ ਹਾਥਾ 
॥੩੫॥ 

ਸਜਲ ਬਿਲੋਚਨ ਆਂਸੁਨ ਪਾਤੀ'। 
ਭਰਿ ਆਨੱਦ ਭੀ ਸੀਤਲ ਛਾਤੀ। 
ਤਨੁਜ' ਬਦਨ ਛਬਿ ਸਦਨ? ਬਿਲੋਕੀ। 
ਉਤਸ਼ਵ ਸਮੈ” ਜਾਨੁ _ਅੰਸੁ, ਰੋਕੀ! 
੩੬॥ 

-ਦੈਵ ਪੁਭਾਵਹਿ' ਕੀਨਿ ਬਿਯੋਗਨਿ। 
ਨਹਿੰ ਮੁਝ ਸੁਖ ਦਿਯ ਸੁਤ ਸੰਜੋਗਨਿ। 
ਤਦਪਿ ਲਖਹੁ' ਮੈ ਨਿਜ ਵਡਭਾਗੀ। 
ਸੁਤ ਉਤਸ਼ਵ ਅਬ ਦੇਖਨਿ ਲਾਗੀ- 
॥੩੭॥ 

ਬਾਰ ਬਾਰ ਜਾਵਹਿ ਬਲਿਹਾਰੀ। 
ਤ੍ਰਿਪਤਿ ਨ! ਪਿਖਿ ਸੁਤ ਮੂਰਤਿ 
ਚਾਰੀ?। 

ਸ਼ੀ ਨਾਨਕ ਪੁਨ ਉਠ ਸੁਖਦਾਤਾ। 
ਜਾਇ ਕਰੀ _ਬੰਦਨ ਪਿਤ ਭ੍ਰਾਤਾ! 
॥੩੮॥ 

ਹਿਤ ਸੋ ਲਾਲੂ ਭਰਿ ਕਰਿ ਅੰਕਾ'। 
ਹਰਖਤਿ ਪੇਖਤਿ ਬਦਨ ਮਯੰਕਾ'। 
ਕੰਠ ਲਗਾਇ ਰਹਜਯੋ ਸੁਖ ਪਾਈ। 
ਜਿਉ” ਕਿਰਪਨ' ਧਨ ਤਜਿ ਨ ਸਕਾਈ? 
੩੯॥ 
“ਜਨਮਯੋ ਹਮ ਘਰ ਸੁਤ ਸੁਖਦਾਈ। 
ਨਿਰਮਲ ਕੀਨੀ ਕੁਲ ਇਹ ਜਾਈ। 
ਅੱਗੂਜ ਕੀ ਪਰਮੇਸ਼ੂਰ ਜਾਨੈ। ” 





'ਇੱਛਾ। “ਰਾਤ ਦਿਨ। 
ਪਿਆਰੇ ਦਾ ਸੰਦੇਸ਼ਾ। “ਫੇਰ। 


/ਦੋਹਾਂ। 
'ਪਾ:-ਤਬ। ਅਤੇ-ਲਘੁ। 


ਹੰਝੂ ਡਿੱਗੇ। 


ਪੁਤ ਦਾ। “ਜੋ ਸੁੰਦਰਤਾ ਦਾ ਘਰ ਹੈ। 
/ਹੰਝੂ ਰੋਕੇ। 


'ਦੈਵ ਗਤੀ ਨੇ। 
/ਪੁੱਤੂ ਦੇ ਮੇਲ ਦਾ। 


!ਰਜਦੀ ਨਹੀਂ। “ਸੁੱਦਰ। 


94 
'ਮੁਖਚੰਦੂਮਾ। 


'ਸ਼ੂਮ। “ਜਿਵੇਂ ਧਨ ਛੱਡ ਨਹੀਂ ਸਕਦਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 372 





ਕਰਿ _ਹਿਤ ਲਾਲੂ _ਬਚਨ _ਬਖਾਨੈ 

॥੪੦॥ 

ਪੁਨ ਉਠਿ ਸ਼੍ਰੀ ਨਾਨਕ ਦੁਖਕੰਦਨ। 

ਜਾਇ ਕਰੀ ਨਾਨੇ ਪਦ ਬੰਦਨ। 

ਪਕਰ ਭੁਜਾ ਨਿਜ ਕੰਠ ਲਗਾਯੋ। 

ਅਨੰਦ ਨੀਰ ਲੋਚਨ _ਮਹਿੰ_ਛਾਯੋ 

॥੪੧॥ 

ਪਿਖਤਿ ਨ ਕੋ! ਜਾਚਕ? ਤਿਹ ਠੌਰੈ॥ __'ਦਿੱਸਦਾ ਨਹੀਂ ਕੋਈ। 'ਅੰਗਤਾ। 
ਦੋਹਿਤ ਕੋ! ਨ ਅੰਕ ਤੇ? ਛੋਰੈ। 'ਦੋਹਤ੍ੇ ਨੂੰ। “ਜੱਫੀ ਤੋਂ। 
ਨਾਨੀ ਨਾਨਕ ਨਾਮ “ਭਿਰਾਈ। ` 

ਤਿਨ ਆਨਨ ਤੇ! ਗਿਰਾ2” ਅਲਾਈ ਮੁਖ ਤੋ'। “ਬਾਨੀ। 
॥੪੨॥ 


<< 


ਸਿਵ 'ਛਡਹੁ। “ਜੱਫੀ ਤੋਂ'। 
ਮੁਕਤਹੁ' ਅਬ ਨਿਜ ਅੰਕ ਤੇ? 

ਕਰਿ ਸਨੇਹ! ਤੁਮ ਲੀਨ। ਮਪਿਆਰ। 
ਮਿਲਹਿਂ ਅਪਰ ਸੋ? ਪੋਮ ਧਰਿ 'ਹੋਰਨਾਂ ਨੂੰ ਬੀ ਮਿਲਨ। 
ਬਿਰਹਿ ਕਰਹਿ ਸਭਿ ਛੀਨ!? ॥੪੩॥ _ 'ਸਭਨਾ ਦਾ ਵਿਛੋੜਾ ਦੂਰ ਕਰਨ। 
ਚੌਪਈ: ।ਬੁਚਨ। 

“ਮੈਂ ਨ ਤਜੋਂ” ਰਾਮੇ ਬਚ ਭਾਖਾ। 

“ਜਬ ਲੋ ਪੂਰਨ ਹ੍ਹੈ ਨਹਿ ਕਾਂਖਾ। ।ਇੱਛਾ। 

ਤਬਹਿ ਵਿਛੋਰੋ' ਅਪਨੇ ਉਰ ਸੋ'। ਗਲੇ ਤੋਂ। 

ਸਿਰਵਾਰੋ” ਧਨ ਬਹੁ ਨਿਜ ਕਰ ਸੋ?” 'ਜਦ ਸਿਰ ਤੋ ਵਾਰਾਂਗਾ। ਆਪਣੇ ਹੱਥੀਂ। 
॥੪੪॥ 

ਸੁਨਤਿ ਭਿਰਾਈ ਬਚਨ ਅਲਾਵੈ। 

“ਕਰਹੁ ਨਿਛਾਵਰ! ਜੋ ਮਨ ਭਾਵੈ। ? 

ਰਾਮਾ ਕਹਿ “ਕੋ ਆਇ ਨ ਮਾਂਗਨ। 

ਦੇਉ ਨਿਛਾਵਰ ਕਰ ਕਿਹ ਆਂਗਨ!? 

॥੪੫॥ 

ਤਬਹਿ ਨਾਨਕੀ ਤੁਲਸਾਂ ਦਾਸੀ। 

ਪਠਈ' -ਜਾਚਕ” ਆਨਹੁ' ਪਾਸੀ-। 

ਜਬ ਜਾਚਕ ਜਾਨੇ ਤਹਿਂ ਆਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬੀਸ ਰੁਪੱਯਨ ਟਕੇ ਮੰਗਾਏ ॥੪੬॥ 
ਦਸ ਕੇ ਨਾਨੀ, ਪੰਚ ਸੁ ਮਾਮਾ'। 
ਕਰਹਿਂ ਨਿਛਾਵਰ ਸਿਰ ਸੁਖ ਧਾਮਾ'। 
ਅੰਗਨ ਮਹਿ ਮੰਗਨ” ਸਨ” ਪੂਰਾ। 
ਲੇਵਨ ਹੇਤ ਭੀਰ ਭੀ ਭੂਰਾ ॥ ੪੭॥ 
ਆਨਿ ਦਰਬ ਕਿਸ਼ਨੇ ਪਿਤ ਪੂਛਾ!। 


ਦਯੋ ਸਭਿਨਿ ਕੋ ਤਜਯੋ ਨ ਛੂਛਾ'। 
ਕਿਯੋ ਨਾਨਕੇ ਉਤਸ਼ਵ ਭੂਰੀ!। 


ਬਯਾਹਿ ਸਮਾਨ ਜੁ ਹੂੈ ਬਿਧਿ ਰੂਰੀ' 
॥੪੮॥ 


<< 


ਗੀ 

ਮਿਲ ਕੇ ਸਭਿ ਤਿਹ ਥਾਨ ਮਹਿ, 
ਮਾਨਯੋ ਅਧਿਕ ਅਨੰਦ। 

ਜਸ ਸੁੰਦਰ ਵਿਸਤ੍ਰਿਤਿ' ਕਰਿ, ਮਨਹੁ 
ਪ੍ਰਕਾਸ਼ਤਿ ਚੰਦ ॥੪੯॥ 


ਚੌਪਈ: 

ਏਕ ਦਯੋਸ/ ਤਹਿਂ ਕੀਨ ਮੁਕਾਮੂ। 
ਪੁਨ ਪਯਾਨ! ਕਿਯ ਮੂਲੇ ਧਾਮੂ”। 
ਪਰਮਾਨੰਦ ਨੰਦਨ ਜੈਰਾਮੂ। 

ਕਰੀ ਤਯਾਰੀ ਚਲਿਬੇ ਕਾਮੂ ॥੫੦॥ 
'ਰਾਮਾ, ਕ੍ਰਿਸ਼ਨਾ, ਕਾਲੂ, ਲਾਲੂ। 


ਹਰਖਤਿ ਉਰਮਹਿੰ ਚਲੇ ਉਤਾਲੂ'। 
ਗਮਨੇ ਕ੍ਰਮ ਕਰਮ ਮਗ? ਕੋ ਤਯਾਗੇ। 
ਨਿਕਟ _ ਜਾਇ _ ਪਹੁੰਚੇ _ਵਡਭਾਗੇ 
॥੫੧॥ 

ਭੇਜਯੋ ਦਿਜ ਨਿੰਧਾ' ਅਗਵਾਏ”। 
“ਸੁਧ ਮੂਲੇ ਕਹੁ' ਬੇਦੀ ਆਏ। 
ਚੌਕੜ ਖਰਚਨ ਸਮਝਹੁ ਕਾਜਾ। 


373 





/ਪੰਜਾਂ ਦੇ ਮਾਮੇ ਨੇ। 
/ਭਾਵ ਗੁਰੂ ਜੀ ਤੋਂ। 
'ਮੰਗਤਿਆਂ। “ਨਾਲ। 


'ਹੋਰ ਧਨ, ਕਿਸ਼ਨੇ ਦੇ ਪਿਉ ਨੇ ਪੁੱਛਿਆ ਭਾਵ 
ਮੰਗਵਾਇਆ। 

'ਖਾਲੀ 

'ਬਹੁਤ, (ਅੰ) ਭਰ ਵੰਡਣੀ ਉਤਸਵ ਸਮੇ ਦਾਤ 
ਵੰਡਣ ਦੀ ਇਕ ਰਸਮ ਭੀ ਹੈ। 

'ਸੁੱਦਰ। 


'ਫੈਲਾਇਆ। 
'ਦਿਨ। 


'ਚੱਲਣਾ। “ਦੇ ਘਰ। 


"ਸਤਿਗੁਰੂ ਜੀ ਦੇ ਨਾਨੇ ਦਾ ਨਾਮ ਭਾਈ ਰਾਮਾ 
ਜੀ, ਮਾਮੇ ਦਾ ਨਾਮ ਕ੍ਰਿਸ਼ਨਾ ਜੀ, ਨਾਨੀ ਜੀ ਦਾ 
ਨਾਮ ਭਿਰਾਈ ਜੀ, ਭਾਈ ਜੈਰਾਮ ਜੀ ਦੇ ਪਿਤਾ 
ਦਾ ਨਾਮ ਪਰਮਾਨੌਦ ਜੀ। 

'ਛੇਤੀ। 


ਹੌਲੀ ਹੌਲੀ। “ਰਸਤਾ। 


'ਨਿੱਧਾ ਨਾਮੇ ਬ੍ਰਾਹਮਣ। 'ਅੱਗੇ। 
/ਮੂਲੇ ਨੂੰ ਖਬਰ ਕਹੁ ਕਿ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 374 


ਜਾਇ ਕਹੋ ਇਵ, ਕਰਹਿ ਸਮਾਜਾ?” 'ਇਉਂ। “ਇਕੱਠ। 

॥੫੨॥ 

ਗਮਨਯੋ! ਘਰ, ਪਿਖ? ਦੀਨਿ ਅਸੀਸਾ। _'ਨਿੰਧਾ ਗਿਆ। “ਵੇਖ ਕੇ। 

“ਚਿਰੰਜੀਵ ਕਰਿ ਹੈ ਜਗਦੀਸ਼ਾ। ” 

ਮੂਲੇ ਬੰਦਨ ਦਿਜ ਕੋ ਕੀਨੋ। 

ਸਨਮਾਨਯੋ ਆਸਨ ਆਸੀਨੋ!" ॥੫੩॥ _'ਬੈਠਾਇਆ। 'ਪਾ:-ਆਸਨ ਉਠ ਦੀਨੋ। ਵਾ, 
ਆਸਨ ਉਚ ਦੀਨੋ। 

“ਕਿਹ ਤੇ! ਭਯੋ ਆਵਨੋ ਤੋਹੀ। 'ਕਿੱਥੋਂ। 

ਅਪਨੀ ਕਹੋ ਵਾਰਤਾ ਮੋਹੀ। ” 

ਸੁਨਿ ਕਰਿ ਬੁਹਮਣ ਬਚਨ ਅਲਾਯਾ!। _ 'ਕਿਹਾ। 

“ਹੋਂ ਸੁਲਤਾਨ ਨਗਰ _ਤੇ ਆਯਾ 





॥੫੪॥ 

ਪਰਮਾਨੌਦ ਪਠਾ! ਤੁਮ ਪਾਸਾ। ਨੇ ਭੇਜਿਆ ਹੈ। 

ਆਏ ਬੇਦੀ ਲਖਹੁ ਅਵਾਸਾ। 'ਘਰ। 

ਚੌਕੜ ਖਰਚਨ ਕੀ ਬਿਧਿ ਜਾਨਹੁ। 

ਸੁਧਿ ਕਰਨੇ ਮਮ ਆਵਨ ਮਾਨਹੁ!” 'ਮੇਰਾ ਆਉਣਾ ਖਬਰ ਦੇਣ ਲਈ ਸਮਝੋ। 


॥੫੫॥ 
ਸੁਨਿ ਮੂਲਾ ਬੋਲਯੋ ਦ੍ਰਿਜ ਸਾਥੇ। 

“ਭਲਾ ਭਯੋ ਆਵਹਿ ਮੁਝ ਮਾਥੇ। ? 

ਤੂਰਨ! ਜਹਿਂ ਤਹਿਂ ਦਾਸ ਪਠਾਏ। 'ਛੇਤੀ। 

ਲਿਯ _ ਮੰਗਵਾਇ ਸੋਜ _ਸਮੁਦਾਏ 'ਸਾਮਾਨ। 
॥੫੬॥ 

ਦ੍ਹਿਜ ਭੇਜਯੋ ਪੁਨ ਬੋਲਿ ਪਠਾਏ'। 'ਕੁੜਮ) ਸੱਦ ਘਲੇ। 
ਮੂਲੇ ਸਦਨ ਸਭਿਹਿ ਚਲਿ ਆਏ। 

ਮਿਲਿ ਕੈ ਕਰੀ ਭਲੇ ਕੁਲ ਰੀਤਾ। 

ਹਰਖੇ ਵਧੀ ਨਵੀਨੀ ਪੀਤਾ ॥੫੭॥ 

ਚੌਕੜ ਖਰਚਨ ਜੋ ਬਿਧਿ ਚੀਨੀ। 
ਪਰਮਾਨੰਦ ਸਭਿਹਿ ਤਬ ਕੀਨੀ। 

ਰਾਹੁ ਲਾਗ" ਯੁਗ ਘਾਂ ਤੇ? ਹੋਯੋ। 

ਭਈ ਵਧਾਈ ਸ਼ੋਕ ਬਿਗੋਯੋ!' ॥੫੮॥ 

ਕਰਿ ਇਕੰਤ ਕਾਲੂ ਕਹਿ ਬਾਨੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਪਰਮਾਨੰਦ ! ਸੁਨੋ ਸੁਖ ਖਾਨੀ। 

ਮੂਲੇ ਤੇ ਮਾਂਗਹੁ ਤੁਮ ਸਾਹਾ। 

ਭਲੀ ਭਾਂਤਿ ਜੋ ਹੋਇ ਬਿਵਾਹਾ? 
॥੫੯॥ 

ਕੀਨਿ ਪ੍ਰਿਥਕ/ ਮੂਲੇ ਕੋ ਤਬ ਹੀ। 
ਪਰਮਾਨੰਦ ਕਹੀ ਬਿਧਿ ਸਭਿਹੀ। 
“ਕੰਨਯਾ ਬਰ ਕੀ ਬਯ! ਹੈ ਤਰੁਨਾ?। 
ਸਾਹਾ ਲਿਖ ਦਿਹ ਲਖਿ' ਆਚਰਨਾ?” 
॥੬੦॥ 

ਸੁਨਿ ਮੂਲੇ ਨੇ ਬਚਨ ਉਚਾਰੇ। 

“ਨਹਿ ਮਾਨੋ ਮਨ ਬੈਨ ਤੁਮਾਰੇ। 

ਏਕ ਬਰਸ ਬੀਤੇ ਤਿੰਹ ਪਾਛੇ। 

ਲਿਖਿ ਭੇਜੋ ਸਾਹਾ ਮੈ ਆਛੇ” ॥੬੧॥ 
ਅਸ ਸੁਨਿ ਕੈ ਤਿਨ ਤੂਸ਼ਨ ਠਾਨੀ। 
ਭਨੀ! ਜੁ ਮੂਲੇ ਸੋ ਮਨ ਮਾਨੀ। 

ਇਕ ਦਿਨ ਰਹਿ ਭੇ ਬਿਦਾ ਸਕੀਰਤਿ। 
ਗ੍ਰਾਮਹਿ' ਸੁੱਦਰ ਜਸ _ਬਿਸਤੀਰਤਿ? 
॥੬੨॥ 

ਸਕਟ' ਅਰੂਢਹਿ ਪੰਥ ਸਿਧਾਏ। 
ਪੁਰਿ ਸੁਲਤਾਨ ਵਿਖੈ ਚਲਿ ਆਏ। 
ਕਰਤਿ ਨਾਨਕੀ ਉਤਸ਼ਵ ਭਾਰੀ। 
ਸਦਨ! _ ਬੁਲਾਈ _ ਨਾਗਰ? 
੬੩॥ 

ਗਾਵਤਿ ਗੀਤ ਮਿਲੀ ਪਿਕੰਬੈਨੀ। 
ਗਾਰੀ! ਦੇਹਿਂ ਸੁਖਦ ਮ੍ਿਗਨੈਨੀ। 


ਨਾਰੀ? 


ਮੰਗਤ ਜਨ ਪਾਵਹਿ ਬਹੁ ਦਾਨਾ। 
॥੬੪॥ 

ਕੇਤਿਕ ਦਿਨ ਰਹਿ ਪੁਰਿ ਸੁਲਤਾਨਾ। 
ਪੁਨ ਕਾਲੂ ਚਹਿ ਕਰਯੋ ਪਯਾਨਾ। 


375 





'ਚੁੱਪ। 

'ਕਹੀ। 

'ਜਸੂ ਨਾਲ। 

ਪਿੰਡ ਵਿਚ। “ਫੈਲਿਆ। 


'ਗਡਿਆਂ ਉਤੇ। 


'ਘੁਰ। “ਚਤੁਰ, ਸੁੰਦਰ। “ਇਸਤ੍ਰੀਆਂ। 


ਕੋਇਲ ਦੇ ਅਵਾਜ਼ ਵਾਲੀਆਂ। 
'ਸਿੱਠਣੀਆਂ। ਹਰਨ ਦੀਆਂ ਅੱਖਾਂ ਵਾਲੀਆਂ 
ਭਾਵ ਤ੍ਰੀਮਤਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹੂੰ ਹੈ ਅਟਕੀ ਕ੍ਰਿਤ ਪਟਵਾਰੀ। 
ਅਬ _ਗਮਨੋ” ਮੈ'- ਰਿਦੇ ਵਿਚਾਰੀ 
॥੬੫॥ 

ਚਲਨ ਬੈਨ ਸੁਨਿ ਕਰਿ ਮਰਦਾਨਾ। 
ਗਵਨਯੋ ਜਹਾਂ ਹੁਤੇ ਗਤਿਦਾਨਾ। 
(ਮਰਦਾਨੇ ਨੂੰ ਕੀਰਤਨ ਦਾ ਵਰ) 

ਨਿਕਟਿ ਜਾਇ ਕਰਿ ਗਿਰਾ ਵਖਾਨੀ'। 
“ਸੁਨਿ ਜਜਮਾਨ ਅਧਿਕ ਤੁਮ ਦਾਨੀ 
॥੬੬॥ 

ਅਤਿ ਉਤਸ਼ਵ ਸੋ ਭਈ ਸਗਾਈ। 
ਮੁਝ! ਦੀਜੈ ਨਿਜ?” ਅਬਹਿ ਵਧਾਈ। 

ਭੋ ਸੁਖਰਾਸ ! ਅਵਾਸ ਮਿਰਾਸੀ'। 

ਧਰੌਂ _ਸਦਾ ਮੈਂ _ਰਾਵਰਿ' ਆਸੀ? 
॥੬੭॥ 

ਨਰ ਅਨੇਕ ਤੁਮ ਤੇ ਵਰੁਸਾਨੇ। 
ਪਾਵਹਿ ਜਾਚਕ ਨਿਜ ਮਨ ਭਾਨੇ'। 


ਅਬ ਲੌ ਮੈ ਨ ਜਾਚਨਾ! ਕੀਨੀ। 
ਤੁਮ ਪਿਤ ਦੇਤਿ ਵਸਤੁ ਸੋ ਲੀਨੀ? 
॥੬੮॥ 


ਗਤਿਦਾਨੀ ਸੁਨਿ ਕਰਿ ਤਿਹ ਬਾਨੀ। 
ਬੋਲੇ ਮ੍ਰਿਦੁਲ ਪਰਮ ਸੁਖ ਸਾਨੀ'। 
“ਜੌਨ! ਮਨੋਰਥ ਮਨ ਹ੍ਹੈ ਤੇਰੇ। 

ਕਰਹੁ ਬਚਨ ਦੇਵੋ' ਬਿਨ ਦੇਰੇ ॥੬੯॥ 
ਹਮਰੋਂ ਹੈ ਤੁਝ ਸੱਗ ਇਕ ਕਾਜੂ'। 
ਅਭਿਲਾਖਾ ਪੂਰੋ ਨਿਜ ਆਜੂ'। ' 
ਮਰਦਾਨਾ ਗੁਨਿਕੈ' ਮਨ ਸ੍ਹਾਰਥਾ। 
ਕਹੈ “ਦੇਹੁ ਕੋ ਭਲੋ ਪਦਾਰਥ ॥ ੭੦॥ 
ਜਿਹ ਤੇ ਹਰਖਹੁ' ਉਰ' ਤ੍ਰਿਪਿਤਾਈ”। 
ਜਸ ਤੁਮਰੋ ਕਰਿ, ਦੇਉ' ਦੁਆਈ'। 
ਹੈ ਰਾਵਰ ਕੋ ਮੁਝੈ ਭਰੋਸਾ। 

ਸਮ ਉਦਾਰ ਕੋ ਨ੍ਰਿਪ ਨ ਸਕੋਸ਼ਾ!” 


376 





'ਕਾਰ। 


ੈਨੂੰ। “ਆਪ। 
ਮੈਂ (ਆਪ ਦੇ) ਘਰ ਦਾ ਮਿਰਾਸੀ ਹਾਂ। 
!'ਆਪਦੀ। “ਆਸ। 


!ਮਨ ਭਾਈ ਦਾਤ ਪਾਉਂਦੇ ਹਨ। 
'ਮੰਗ। 


'ਜੇਹੜਾ। 


'ਕੰਮ। 
/ਆਪਣੀ ਇੱਛਾ ਅੱਜ ਪੂਰੀ ਕਰ ਲੈ। 
'ਸੋਚਕੇ। ਆਪਣੀ ਲੋੜ। 


'ਰਿਦਾ। “ਰੱਜ ਜਾਵੇ। 
!ਅਸੀਸਾਂ। 


ਕਈ ਖਜ਼ਾਨਿਆਂ ਵਾਲਾ ਰਾਜਾ ਭੀ ਆਪ ਜੇਹਾ 
ਸਖੀ ਨਹੀਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 377 





॥੭੧॥ 

ਦੋਹਰਾ: 

“ਸੁਨਿ ਮਰਦਾਨਾ ਕਾਨ ਦੈ, ਨੀਕ' ਵਸਤੁ 

ਜਿਹ ਪਾਇ। 

ਕੀਮਤ ਤਾਂਹਿ ਨ ਜਾਨਈ ਰੰਜ ਰਿਦਾ ਹੂ 

ਜਾਇ ॥੭੨॥ 

ਚੌਪਈ: /ਇੱਛਾ। “ਧਨ ਤੇ। “ਕਪੜੇ ਦੀ। 
ਕਰੋ ਲਾਲਸਾ! ਦਰਦ” ਦੁਕੂਲਾ'। 

ਨਹਿੰ ਜਾਨਹੁ ਆਗੇ ਕਯਾ ਸੂਲਾ!। 'ਦੁਖ। 

ਜਾਤ ਮਿਰਾਸੀ ਜਾਚਨ ਦਰਬਾ”। ਧਨ ਮੰਗਣ ਵਾਲੇ ਹੋ। 
ਪਹਿਰਨ ਖਾਨ ਲਖੋ ਸੁਖ ਸਰਬਾ!” 'ਖਾਣ ਪਹਿਨਣ ਨੂੰ ਹੀ ਸਾਰਾ ਸੁਖ ਸਮਝਦੇ ਹੋ। 


॥੭੩॥ 

ਮਨ ਗੁਨਿ ਕੇ ਭਨਿਹੀ' ਮਰਦਾਨਾ। (ਆਖਦਾ ਹੈ। 

“ਸੋ ਦੀਜੈ, ਜੋ ਨੀਕੋ ਜਾਨਾ!। 'ਜੋ (ਤੁਸਾਂ) ਚੰਗਾ ਜਾਣਿਆ ਹੈ ਓਹ ਦਿਓ। 
ਜਿਉ ਮੁਝ' ਭਲਾ ਹੋਇ, ਸੁਖਪੁੰਜਾ! __ 'ਪਾ:-ਮਮ। 

ਸੋ ਦੇਵੋ, ਕਿਉ ਹੋਵਹੁ' _ਰੰਜਾ! ! 'ਮੈਂ' ਕਿਉਂ ਰੰਜ ਹੋਵਾਂਗਾ। 


॥੭੪॥ 

ਬੋਲੇ ਕਮਲ ਨੈਨ “ਤੁਝ ਦੀਨੋ। 

ਬਾਦਿਤ ਤੰਤ ਬਜਾਵਨ ਚੀਨੋ”। /ਤੰਦੀ ਵਾਲੇ ਸਾਜ਼ ਦੇ ਵਜਾਵਣ ਦੀ ਜਾਚ। 
ਯਾ ਗੁਨ ਤੇ ਮਨ ਹਰਿ ਕਰਿ ਸ਼ੋਕੂ। __'ਪਾ:ਤਾ। 

ਬੰਧਨ ਤਜਿ ਹੂ ਸੁਖ ਦੂੈ ਲੋਕੂ ॥ ੭੫॥ 

ਹਰਿਗੁਨ ਗਾਵਨ ਕੇ ਰਸ ਮਾਂਹੀ। 

ਪਰੰਚੈ ਮਨ ਅਵਗੁਨ ਮਿਟ ਜਾਹੀਂ। 

ਅਸ ਗੁਣ ਸੋ ਅਭਿਲਾਖਾ ਮੇਰੀ। 

ਰਹੈ'` ਸੰਗਿ ਜੇ, ਹੂ ਗਤਿ? ਤੇਰੀ” 'ਇਹ ਗੁਣ ਜੇ ਤੇਰੇ ਨਾਲ ਰਹੇ (ਅ) ਸਾਡੇ ਨਾਲ 
॥੭੬॥ ਜੇ ਚਹੇਂ ਤੂੰ। 'ਅਕਤੀ। 

ਇਉ ਸੁਨਿ ਹਰਖ ਉਠਜਯੋ ਮਰਦਾਨਾ। 

ਉਚਰਯੋ ਸ਼ੀ ਨਾਨਕ ਕਲਯਾਨਾ। 

ਪਿਤਾ ਪਿਤਾਮੈ” ਪਰ? ਪੁਨ ਪਰ ਕੇ: __'ਦਾਦੇ। ਪੜਦਾਦੇ। ਫਿਰ ਲਕੜਦਾਦੇ। 
ਬਰਨਨ ਨਾਮ ਕਰੇ ਜਗ ਗੁਰ ਕੇ 

॥੭੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 378 


ਸ਼ੁਭ ਗੁਣ ਸੰਗਿ ਕੀਨਿ ਪਰਸੰਸਾ”। 'ਮਹਿਮਾ। 
“ਨਿਪਜਯੋ! ਬੇਦੀ ਕੁਲ ਅਵਤੰਸਾ”। (ਪੈਦਾ ਹੋਯਾ ਹੈ। “ਸੂਰਜ। 
ਦੀਪਕ ਕਾਲੂ ਸਦਨ ਸਪੂਤਾ। 
ਪਿਖਿ ਉਦਾਰ _ਲੌਜਤਿ _ਪੁਰਹੂਤਾ!” 'ਇੰਦਰ ਸ਼ਰਮਾਉਂਦਾ ਹੈ। 
॥੭੮॥ 
ਤਿਹ ਛਿਨ ਪੰਕਜ ਲੋਚਨ ਚਾਰੂ'। ਭਾਵ ਗੁਰੂ ਜੀ ਨੇ ਸੁਹਣਾ (ਚੋਗਾ)। 
ਗਰ! ਤੇ ਜਾਮਾ ਦੀਨ ਉਤਾਰੂ। 'ਗਲੋਂ। 
ਕੇਤਿਕ ਦਰਬ ਦੇਤਿ ਭੇ ਸੰਗਾ। 
ਲਿਯ ਮਰਦਾਨੇ ਸੰਗਿ ਉਮੰਗਾ ॥ ੭੯॥ 
ਪਹਿਰ ਅੰਗ ਹਿਰਦੇ ਸੁਖਪਾਈ। 
ਕਹੈ ਬਹੁਰ “ਮੁਝ ਦੇਹੁ ਰਜਾਈ'। 
ਜਾਵੋ ਸਦਨ! ਨਗਰ ਤਲਵੰਡੀ। 
ਤਵ ਪਿਤ ਸੰਗਹਿ, ਹੇ ਦੁਖਖੰਡੀ !' 
॥੮੦॥ 
ਬੋਲੇ ਸ਼ੀ ਨਾਨਕ ਸੁਖ ਰਾਸੀ। 
“ਤੂੰ ਹੈਂ ਬੇਦੀ ਬੰਸ ਮਿਰਾਸੀ। 
ਜਾਚਨਿ ਆਨ ਸਥਾਨ ਨ ਕੀਜੈ। 
ਲੇ ਇਨ ਤੇ ਸੰਤੋਖ ਧਰੀਜੈ” ॥੮੧॥ 
“ਜੇ ਤੁਮ ਰਾਖੋਗੇ ਸੁਧ ਮੋਰੀ। 
ਅਨਤ ਅੱਗੂ! ਕਿਉ” ਜਾਉ' ਬਹੋਰੀ। ਹੋਰ ਅੱਗੇ। 
ਅਸਨ! ਬਸਨ? ਕੋ ਲੋਭ ਅਮੋਰਾ”। /ਭੋਜਨ। “ਕਪੜੇ ਦਾ। ਨਾ ਮੁੜਨ ਵਾਲਾ ਲੋਭ ਹੈ। 
ਸੋ _ਕਰਿਵਾਵਹਿ ਕਰ ਨਿਜ ਜੋਰਾ!” 'ਉਹ ਲੋਭ ਅਪਣੇ ਹੱਥ ਜੁੜਾਉਂਦਾ ਹੈ। 
॥੮੨॥ 
ਦੋਹਰਾ: 'ਗੁਰੂ ਜੀ ਬੋਲੇ। 
! “ਸੁਨਿ ਮਰਦਾਨੇ ! ਲੇ ਸਦਾ, ਸਭਿ ਕੀ 
ਸੁਧ ਕਰਤਾਰ। 
ਦੇਹਿ ਬਣੀ ਪਸ਼ਚਾਤ ਹੈ ਪੂਰਬ ਬਨਾ 
” ॥੮੩॥ 
ਚੌਪਈ: ਪੁਤ੍ਹੀ ਤੇ। ਜੁਵਾਈ ਨੂੰ। 
ਮਿਲਿ ਕਾਲੂ ਤਨੀਆ' ਜਾਮਾਤਾ?। 
ਪੁਨ ਆਪਨ ਆਵਾ ਹਿਤ ਤਾਤਾ?। ਹੱਟ ਪੁਰ। 'ਪੁਤ੍ ਨੂੰ (ਮਿਲਨ) ਵਾਸਤੇ ਆਯਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 379 


ਬੈਸੇ ਨਿਕਟ ਏਕ ਪਰਯੰਕਾ'। 

ਦੇਖਹਿ ਸੁਤ ਕੋ ਬਦਨ _ਮਯੰਕਾ! 
'੮੪॥ 

ਅਧਿਕ ਨੇਹ ਕਰਿ ਸਿਖਵਨ ਦੇਈ। 
ਇਕਠੋ ਦਰਬ ਕਰਨ ਕੀ ਜੇਈ। 
“ਖਰਚ ਬਯਾਹ ਕੋ ਕਰਹੁ ਤਯਾਰੀ। 
ਧਨ ਚਹਿਯਤਿ ਹੈ ਤਿਸ ਦਿਨ ਭਾਰੀ” 
॥੮੫॥ 

ਅਸ ਪੁਕਾਰ ਕੀ ਕਹਿ ਬਿਧਿ ਨਾਨਾ'। 
ਸੁਣਿ ਸ਼ੀ ਨਾਨਕ ਬਾਕ ਬਖਾਨਾ। 
“ਪੁਰਿ ਪਤਿ ਰਾਇ ਬੁਲਾਰ ਉਦਾਰਾ। 
ਤਿਨ ਸੋ ਭਨਿਯੇ ਅਨੰਦ ਹਮਾਰਾ? 





॥੮੬॥ 
ਪ੍ਰਿਯ ਸੁਤ ਤੇ ਪ੍ਰਿਯ ਬਚ ਸੁਨਿ ਕਾਨਾ। 


'ਤੁਰਨਾ। 
'ਰਸਤਾ। 


'ਜਾ ਵੜੇ। 
॥੮੭॥ 
ਕੁਸ਼ਲ ਸੰਦੇਸ਼! ਸੁਨੇ ਸਭਿ ਰਾਊ। 'ਸੁਨੇਹੇ। 
ਪੁਲਕਾਵਲਿਂ ਭਾ ਮ੍ਰਿਦੁਲ ਸੁਭਾਊ। /ਗ਼ਦ ਗਦ ਹੋਯਾ (ਬੁਲਾਰ)। 
ਧਰਿ ਕਰਿ ਉਰ ਮਹਿ ਮੂਰਤਿ ਧਯਾਨਾ। 'ਰਿਦੇ ਵਿਚ। 
ਬੰਦਹਿ ਪਦ, ਜਨੁ! ਨਿਜ ਢਿਗ ਜਾਨਾ_ਮਾਨੋ। 
॥੮੮॥ 
ਜਥਾ ਬਾਰਤਾ ਭਈ ਸਗਾਈ। 
ਤਥਾ ਚੌਪਈ ਮਾਂਝ ਬਨਾਈ। 
ਕਿਯੋ ਧਜਾਯ ਪੁਰਨ ਸੁਖ ਮੁਰਾ”'। 'ਸੁਖਮੂਲ। 'ਪਾਠਾਂਤ੍ਰ-ਪੂਰਾ। 
ਭਜਿ ਸੰਤੋਖ ਸਿੰਘ ਗੁਰੁ ਪਗ ਰੂਰਾ! 'ਸੁੰਦਰ। 
॥੮੯॥ 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਸਗਾਈ” ਪ੍ਰਸੰਗ ਬਰਨਨੰ ਨਾਮ 
ਉਨੀਸਮੋ ਅਧਯਾਯ ॥੧੯॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 380 


੨੦. [ਸ਼ੀ ਗੁਰੂ ਹਰਿਰਾਇ ਮੰਗਲ। ਲੇਖਾ ਕੀਤਾ, ੩੨੧) ਵਾਧਾ ਲਏ] 





(ਦੌਲਤ ਖਾਂ ਨੂੰ “ਨਾਨਕ” ਨਾਮ ਦੇ ਅਰਥ ਦੱਸੇ) ॥ ੩੭..॥ 
(ਲੇਖਾ ਕੀਤਾ, ੩੨੧) ਵਾਧਾ ਲਏ) ॥੫੫॥ 
(ਨਵਾਬ ਦੀ ਕੁਤਰਕ, ) ॥ ੩੯..॥ 

(ਗੁਰੂ ਜੀ ਵਲੋਂ ਕੁਤਰਕ ਦਾ ਉੱਤਰ) ॥ ੪੩..॥ 
ਦੋਹਰਾ: 
ਸੀ ਸਤਿਗੁਰੂ ਸਹਾਇ ਮਮ, ਸਿਮਰ ਸਿਮਰ ਸੁਖਪਾਇ। ਮਮ=ਮੇਰੇ। 
ਦਾਰਿਦ ਕਲਮਲ ਮਲ ਦਲਿਨ, ਜੈ ਜੈ ਸ਼ੀ ਹਰਿਰਾਇ ॥੧॥ 
ਦਾਰਿਦ=ਦਲਿਂਦੁ, ਗਰੀਬੀ, ਕੰਗਾਲਤਾਈ। [ਸੰਸ: ਦਾਰਿਦੂਜ]। ਕਲਮਲ=ਪਾਪ। _ਮਲ=ਮੈਲਾ। 
ਦਲਿਨਿ=ਦਲ ਸਿੱਟਣ ਵਾਲੇ, ਦੂਰ ਕਰਨ ਵਾਲੇ। 
ਅਰਥ : 
ਮੇਰੇ (ਸਦਾ) ਸਹਾਇਕ ਸ਼੍ਰੀ ਸਤਿਗੁਰੂ (ਜੀ ਜਿਨ੍ਹਾਂ ਨੂੰ) ਸਿਮਰ ਸਿਮਰ ਕੇ (ਮੈਂ ਸਦਾ ਹੀ) ਸੁਖ 
ਪਾਏ ਹਨ, (ਜੋ) ਦਰਿੱਦੂ (ਅਤੇ) ਪਾਪਾਂ ਦੀ ਮੈਲ ਨੂੰ ਦੂਰ ਕਰਨ ਵਾਲੇ ਹਨ, (ਐਸੇ) ਸ੍ਰੀ 
ਹਰਿਰਾਇ ਜੀ ਦੀ ਜੈ ਹੋ, ਜੈ ਹੋ। 
ਸ਼ੀ ਬਾਲਾ ਸੰਧੁਰੁ ਵਾਚ ॥ 
ਚੌਪਈ: /ਕਿਰਪਾ। 
ਸੁਨਿ ਸ਼੍ਰੀ ਅੰਗਦ ਕਰੁਨਾ' ਖਾਨੀ ! 
ਗੁਰ ਨਾਨਕ ਕੀ ਕਥਾ ਮਹਾਨੀ'। 'ਸ੍ਰੇਸ਼ਟ। 
ਇਸ ਉਤਸਾਹਿ ਭਏ ਤੇ ਪਾਛੇ। 
ਮੋਦੀਕਾਰ ਚਲਾਵਹਿਂ ਆਛੇ ॥੨॥ 
ਆਇ ਛੁਧਾਤਰੁ' ਦੇ' ਤਿਹ ਅਸਨਾ?। __ 'ਭੁੱਖਾ। “ਭੋਜਨ। 
ਬਸਨ ਬਿਹੀਨ ਲਖਹਿੰ, ਦੇ ਬਸਨਾ!। __ 'ਕਪੜਾ। 
ਜਾਚਿ ਨ ਕੋਊ ਗਮਨਜਯੋ' ਛੂਛਾ। 'ਪਾ:-ਜਾਵਤ। 
ਆਇ ਬਿਦੇਸ਼ੀ ਆਪਨ! ਪੂਛਾ ॥੩॥ _ 'ਹੱਟੀ। 
ਵਡੀ ਭੋਰ ਤੇ ਦੇਵਨ ਲਾਗਹਿਂ। 
ਜਾਮ ਨਿਸਾ ਲੌ! ਛੂਛ ਨ ਤਯਾਗਹਿੰ2। __ 'ਪਹਿਰ ਰਾਤ ਗਈ ਤੱਕ। “ਕਿਸੇ ਨੂੰ ਖਾਲੀ ਨਹੀਂ 

ਜਾਣ ਦਿੰਦੇ। 

ਦੌਲਤ ਖਾਨ ਸਪੂਰਨ ਸੇਨਾ!। 'ਸਾਰੀ ਫੌਜ। 
ਆਨ ਆਸਨ! ਆਪਨ ਤੇ? ਲੇਨਾ 'ਰਸਦ। “ਹੱਟੀ ਤੋਂ। 
॥੪॥ 
ਦੇਸ਼ ਬਿਦੇਸ਼ੀ ਜਾਚਕ ਜੇਤੇ। 
ਆਨਿ ਅਹਾਰ ਲੇਹਿਂ ਸਭਿ ਤੇਤੇ। 


ਰੰਹੈ ਸਥਾਨ ਭੀਰ ਸੋ' ਭੂਰਾ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭਨਹਿਂ ਅਸੀਸ “ਵਧਹਿ ਸੁਖ ਮੂਰਾ!'' 
॥੫॥ 

ਯਾ ਬਿਧਿ ਦੇਖਯੋ ਰਿਦੇ ਉਦਾਰਾ। 
ਪੁਰਿ ਕੇ ਨਰ ਮਿਲਿ ਕਰਹਿ ਵਿਚਾਰਾ'। 
“ਨਿਸ' ਬਾਸੁਰ? ਦੇ ਦਾਨ ਮਹਾਨਾ। 
ਵਡ ਦਾਨੀ ਹੈ ਭੂਪ ਸਮਾਨਾ ॥੬॥ 
ਤੁਰਕਨ ਕੇ ਪੈਸੇ ਬਹੁ ਖੋਵਹਿ। 
ਰੰਚਕ! ਤ੍ਰਾਸ” ਰਿਦੇ ਨਹਿ ਹੋਵਹਿ। 
ਜਾਨਤਿ ਹੈਂ ਹਮ ਕਾਲਿ! ਕਿ ਆਜੂ”। 
ਨਾਨਕ ਜਾਵਹਿ ਹਜਾਂ! ਤੇ ਭਾਜੂ? ॥ ੭॥ 
ਦਹਰਾ : 

ਤੁਰਕਨ ਤਸਕਰ! ਹੋਇ ਕੈ, 
ਜਾਵਹਿਗੋ ਜਬ ਭਾਜਿ। 

ਗਹਿ ਲੇਵਹਿਂ ਜੈ ਰਾਮ ਕੋ, 

ਜਾਇ ਤਾਂਹਿ ਕੀ ਲਾਜ” ॥੮॥ 
ਚੌਪਈ: 

ਜੇ ਮਤਿਮੰਦ ਹਿਤੂ ਜੈਰਾਮਾ'। 

ਮਿਲ ਕਰਿ ਚਲਿ ਆਏ ਤਿਹ ਧਾਮਾ। 
ਬੋਲਿ! ਇਕਾਕੀ? ਕਰਿ ਲੇ ਬੈਸੇ। 
ਕਹੈ' “ਨਿਚਿੰਤ ਰਹੈ' ਤੂੰ ਕੈਸੇ? ॥੯॥ 
ਨਿਤ ਪੁਤਿ' ਜੋ ਖੋਵਤਿ ਅਤਿ ਦਰਬਾ। 
ਸੋ ਸਮਝਹੁ ਉਰ ਅਪਨੇ ਸਰਬਾ। 
ਬਾਦ! ਖੋਇ ਸੋ' ਜਾਇ ਪਲਾਈ?। 
ਸਗਰੋ __ਝਗਰਾ ਤੁਝ ਗਰਾਂ 
॥੧੦॥ 

ਸੋ ਖਰਚਨ ਕੋ ਲਖਤਿ ਅਸਾਨਾ'। 
ਤੁਝ ਕੋ ਮੁਸ਼ਕਲ ਬਨਹਿ ਮਹਾਨਾ'। 
ਭੂਪਤਿ' ਪੂਰ ਲੇਹਿ? ਨਿਜ ਲੇਖਾ। 
ਚਲਹਿ ਇਲਾਜ ਨ, ਤੂੰ ਦੇ ਸੇਖਾ! 
॥੧੧॥ 

ਦੀਰਘ ਦਰਸ਼ੀ' ਜੇ ਮਤਿਵਾਨਾ। 


ਪਾਈ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





/ਹੇ ਸੁੱਖਾਂ ਦੇ ਮੂਲ ਸਦਾ ਵਧੋ। (ਅ) ਮੂੜੀ 


(ਪੂੰਜੀ) ਤੇ ਸੁਖ ਵਧੇ। 


"ਪਾ:-ਕਰਤ ਵਿਚਾਰਾ। 
'ਰਾਤ। ਦਿਨ। 


'ਥੋੜਾ ਬੀ। “ਡਰ। 
'ਕਲ੍ਹ। “ਅੱਜ। 
'ਇਥੋਂ। “ਦੌੜ ਜਾਏਗਾ। 


<< 


'ਚਰ। 


ਪਰੰਤੂ) ਜੈਰਾਮ ਦੇ ਹਿਤੂ ਸਨ। 


'ਸੱਦਕੇ। 2ਇਕੱਲਾ। 
ਹਰ ਰੋਜ਼। 


'ਬਿਰਥਾ। “ਦੌੜ ਜਾਏਗਾ। 'ਪਾ:-ਜੋ। 
!ਤੇਰੇ ਗਲ। 


'ਸੋਖਾ ਸਮਝਦਾ ਹੈ। 
'ਬੜੀ। 
'ਨਬਾਬ। “ਪੂਰਾ ਕਰ ਲਏਗਾ। 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਰਹਿਂ ਨ ਅਸ ਪੁਕਾਰ ਧਨ ਹਾਨਾ। 
ਬਾਲ ਸਖਾਈ ਕੋ ਲਖਿ ਮੀਤਾ। 
ਹੇਰਯੋ ਹੋਤਿ ਹੇਤ ਵਿਪਰੀਤਾ' ॥੧੨॥ 
ਸਹਿ ਨ ਸਕੇ ਹਮ ਇਹ ਮਨ ਮਾਂਹੀ। 
ਅਪਰ ਹੇਤ ਕੋ! ਜਾਨਹੁ ਨਾਂਹੀ। 

ਤੁਝ ਸਮਝਾਵਨ ਕੋ ਮਿਲਿ ਆਏ। 
ਕਰਹੁ ਆਪ ਜੈਸੇ ਮਨ ਭਾਏ” ॥੧੩॥ 
ਪਾਵਸ ਸਮ ਪਿਸ਼ਨਨਿ” ਕੀ ਬਾਨੀ। 
ਚਿੰਤ ਆਪਗਾ ਕੀਨਿ ਮਹਾਨੀ'। 

ਕਮਲ ਕੋਮਲੌ ਮਨ ਜੈਰਾਮੂ। 
ਉਖਰਯੋ ਧੀਰਜ ਮੂਲ ਅਥਾਮੂ' ॥੧੪॥ 
ਯਤਨ ਤੀਰ! ਕਿਤ ਪਾਯਤਿ ਨਾਂਹੀ?। 
ਬਹਯੋ ਪ੍ਰਵਾਹਿ ਗਟੀ ਕੇ ਮਾਂਹੀ!। 


ਅਸ ਕਹਿ ਗਮਨੇ ਅਪਨ ਨਿਕੇਤਾ। 
ਹੁਤੇ ਜੁ ਮੂਰਖ ਦੁਸ਼ਟ ਅਚੇਤਾ ॥ ੧੫॥ 


ਬੈਸਹਿ' ਸਦਨ ਨੀਵ ਕਰਿ ਗ੍ਰੀਵਾ”। 
ਮਨਹੁ ਬਨਯੋ ਚਿੰਤਾ ਕੀ ਸੀਵਾ। 
ਨਿਸਿ ਦਿਨ ਬੀਤੇ ਗਿਨਤਯੋ ਗਿਨਤੀ। 
ਕਰੈ ਦੀਨ ਹੂ ਪਰ੍ਭੁ ਸੋ ਬਿਨਤੀ ॥੧੬॥ 
ਉਰ ਅੰਤਰ ਮਾਨਤਿ ਬਹੁ ਖੇਦਾ। 
ਵਹਿਰ! ਨ ਕਿਸ ਢਿਗ ਭਾਖਹਿ£ ਭੇਦਾ। 
ਜਬੈ ਨਾਨਕੀ ਦਸ਼ਾ ਬਿਲੋਕੀ। 

ਹਰਖ ਹੀਨ ਪਤਿ ਕੀ ਮਤਿ ਸ਼ੋਕੀ! 
॥੧੭॥ 

ਰਿੰਦੈ ਗੁਨਹਿ! -ਕੋ ਭਯੋ ਕੁਕਾਜੂ। 
ਚਿੰਤਮਾਨ ਹੂ ਬੈਠਯੋ ਆਜੂ! -। 
ਤੁਲਸਾਂ ਦਾਸੀ ਭੇਵ' ਜਨਾਯਾ। 

“ਸੁਨਹੁ ਬਧੂ ! ਮੈ” ਜਯੋ ਲਖਿ ਪਾਯਾ! 
॥੧੮॥ 

ਏਕ ਦਿਵਸ ਮਿਲਿ ਮਨੁਜ' ਭਲੇਰੇ। 


382 





“ਇਸ ਤਰ੍ਹਾਂ। 

'ਤੇਰੇ ਹਿਤ (ਭਲੇ) ਦੇ ਉਲਟ ਹੁੰਦਾ ਦੇਖ ਕੇ। 
ਹੋਰ ਸਬੱਬ ਕੋਈ। 

!ਬਰਸਾਤ ਵਰਗੀ। “ਜ਼ੁਗਲਾਂ। 

'ਚਿੰਤਾ ਦੀ ਨਦੀ ਵੱਡੀ ਕਰ ਦਿੱਤੀ। 

'ਅਰੋਕ। 

'ਜਤਨ ਰੂਪੀ ਕਿਨਾਰਾ। “ਕਿਤੇ ਮਿਲਦਾ ਨਹੀਂ। 


ਗਿਣਤੀਆਂ (ਸੋਚਾਂ (ਰੂਪੀ) ਪ੍ਰਵਾਹ ਵਿੱਚ ਰੁੜ੍ਹ 
ਗਿਆ। 


'ਜੈਰਾਮ) ਬੈਠਦਾ ਹੈ। 2ਗਿੱਚੀ ਨੀਵੀਂ ਕਰਕੇ। 
'ਸੀਂ, ਹੱਦ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮੈ ਅਵਿਲੋਕਾ ਆਵਤਿ ਡੇਰੇ। 

ਤਾਂ ਦਿਨ ਤੇ ਇਹ ਚਿੰਤਾ ਮਾਨਾ। 

ਕੋ _ਜਾਨਹਿ ਕਯਾ _ਤਿਨਹਿੰ _ਬਖਾਨਾ? 
॥੧੯॥ 

ਸੁਨਤਿ ਨਾਨਕੀ ਸੁਮਤਿ ਸਜੂਤੀ'। 
ਲਖਿ ਲੀਨੀ! -ਕੀਨੀ ਕਿਨ ਦੂਤੀ-। 
ਨਿਕਟਿ ਬੈਠਿ ਪਤਿ ਕੋ ਸਮਝਾਯਾ। 
“ਕਿਉਂ ਉਰ ਭਰਮੇ ਤੁਮ? ਸੁਖਦਾਯਾ ! 
॥੨੦॥ 

ਪੂਰਬ ਪਤਾ ਲਯੋ! ਭਲਿ ਦੇਖੀ। 

ਉਰ ਮਹਿ ਸ਼ਰਧਾ ਧਰਹੁ ਵਿਸ਼ੇਖੀ'। 
ਸਭਿ ਅਨਜਾਨ ਭਨਹਿਂ ਜੇ ਮਾਨਵ। 
ਤਿਨਕੇ ਭਵ ਮੰਦ ਨਹਿੰ ਜਾਨਵਾਂ” 
॥੨੧॥ 

ਇਸ ਪੁਕਾਰ ਕਹਿ ਬਹੁ ਸਮਝਾਵਹਿ। 
ਤਦਪਿ ਜਰਾਮ ਨ ਚਿੰਤਾ ਜਾਵਹਿ। 

ਮਨ ਮਹਿ ਬਸੀ ਪਿਸ਼ਨ” ਕੀ ਬਾਨੀ। 
ਬਿਨ ਸਤਿ ਦੇਖੇ, ਹੋਇ ਨ ਹਾਨੀ! 
॥੨੨॥ 

ਸ਼ੀ ਨਾਨਕ ਤਬ' ਅੰਤਰਜਾਮੀ। 

ਲਖਿ ਲੀਨੀ ਦੂਤਨ ਕੀ! ਖਾਮੀ”। 

ਪੁਨ ਜਰਾਮ ਚਿੰਤਾਤੁਰ ਚੀਨਾ'। 

ਜਿਹ ਮਨ ਪਿਸ਼ਨਨਿ! ਬਾਨੀ ਭੀਨਾ 
॥੨੩॥ 

ਤਾਂ ਕੀ ਚਿੰਤਾ ਹਤਨੇ ਹੇਤਾ। 

ਗਮਨੇ ਸ਼੍ਰੀ ਬੇਦੀ ਕੁਲਕੇਤਾ। 

ਸਦਨ ਜਾਇ ਸਾਦਰ' ਦੁਖ ਕਦਨਾ। 
ਬੈਸੇ ਮੰਚ _ਪਰ ਪੰਕਜ _ਬਦਨਾ? 
॥੨੪॥ 

ਮਧੁਰ' ਮ੍ਰਿਦੁਲ ਬੋਲੇ ਮੁਖ ਬਾਨੀ। 

ਜਨੁ ਚਿੰਤਾ ਰੁਜ ਚੂਰਨ ਸਾਨੀ'। 


383 





'ਪਤੀਆ ਲੀਤਾ ਸੀ। 
'ਬਹੁਤ। 


'ਉਨ੍ਹਾਂ (ਗੁਰੂ ਜੀ) ਦਾ ਭੇਦ ਮੰਦ (ਮਤੀ) ਨਹੀਂ 
ਜਾਣਦੇ। 


'ਚੁਗਲਾਂ। 

ਬਿਨਾਂ ਸੱਚੀ ਗੱਲ ਦੇਖੇ ਦੇ ਦੂਰ ਨਹੀਂ ਹੁੱਦੀ। 
"ਪਾ:-ਸਬ। 

!ਚੁਗਲਾਂ ਦੀ। “ਕਚਿਆਈ। 

'ਵੇਖਿਆ। 

'ਚੁਗਲਾਂ ਦੀ। 


ਨਾਸ਼ ਕਰਨ ਵਾਸਤੇ। 


ਆਦਰ ਨਾਲ। 
!ਪਲੌੰਘ। “ਕਵਲ ਮੁਖ ਵਾਲੇ। 


'ਮਿੱਠੀ। 


ਮਨੋਂ ਚਿੰਤਾ ਰੋਗ ਨੂੰ ਚੂਰਨ ਸਮਾਨ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 384 


“ਜੀਜਾ ਜੀ! ਲੇਖਾ ਕਰਿਵਾਈਏ। 

ਸਭਿਹਿ ਹਿਸਾਬ ਨਿਵਾਬ ਦਿਵਾਈਏ 

॥੨੫॥ 

ਬੀਤੇ ਬਹੁ ਬਾਸੁਰ ਬਿਨ ਲੇਖੇ। 
ਕਰਿਵਾਵਹੁ ਨਿਕਸਹਿ ਕਛੁ ਸ਼ੇਖੇ!।” __ 'ਬਾਕੀ। 

ਸੁਨਿ ਜੈਰਾਮ ਰਿਦੇ ਹਰਿਖਾਯੋ। 

ਜਨੁ ਸ਼ਰਧਾ ਧਨੁ! ਖੋਯੋ ਪਾਯੋ ॥੨੬॥ _ 'ਮਾਨੋ ਸ਼ਰਧਾ ਰੂਪੀ ਧਨ। 
ਹੁਤੀ ਚਿੰਤ ਜਾਂਕੀ ਦਿਨ ਰਾਤੀ। 

ਅਕਸਮਾਤ' ਸੋ ਬਨੀ ਸੁਹਾਤੀ। /ਅੱਚਣਚੇਤ। 

ਲੇ ਨਿਦੇਸਾ ਗਾ ਪਾਸ ਨਰੇਸ਼ਾ?। ।ਆਗਜਾ। “ਰਾਜੇ ਦੇ। 
ਪੋਸ਼ਿਸ਼' ਪਹਿਰ ਕਿਯੇ? ਸ਼ੁਭ ਬੇਸਾ“'ਪੁਸ਼ਾਕ। “ਕਰਕੇ। “ਚੰਗਾ। “ਲਿਬਾਸ। 





॥੨੭॥ 

ਨਿਕਟਿ ਬੈਠਿ ਕਹਿ'ਸੁਨ ਨ੍ਰਿਪ ਲੋਦੀ! 
ਕਰਯੋ ਹਿਸਾਬ ਚਹਿਤਿ ਤੁਮ ਮੋਦੀ। 
ਕਾਲ ਬਿਸਾਲ' ਬਿਤਯੋ ਬਿਨ ਲੇਖੇ। 
ਆਮਦ ਖਰਚ ਉਚਿਤ ਅਬ ਦੇਖੇ ` 


ਦੀ | 

ਪੁਰਬ ਦੌਲਤ ਖਾਂ ਢਿਗ ਦੁਤੀ”। /ਪਹਿਲਾਂ। “ਜ਼ੁਗਲੀ। 
ਦੁਸ਼ਟ ਲੋਕ ਮਿਲਿ ਕਰਤਿ ਬਹੂਤੀ/। __ 'ਬਹੁਤੀ। 

“ਸਰਬ ਦਰਬ ਕੋ ਖੋ ਕਰਿ ਨਾਨਕ। 

ਹੋਇ ਪਲਾਇਨ' ਕਬਹਿ ਅਚਾਨਕ?” 'ਦੌੜ ਜਾਏਗਾ। “ਅੱਚਣਚੇਤ। 
[ਲਿਵ 

ਸੁਨਤਿ ਜਰਾਮ ਬਚਨ ਭੁਪਾਲਾ'। 'ਰਾਜਾ ਨੇ ਜੈਰਾਮ ਦੀ ਗੱਲ ਸੁਣਕੇ। 
ਬੋਲਯੋ “ਸੰਸਾ ਮੁਝਹਿ ਬਿਸਾਲਾ'। 'ਬੜਾ। 

ਲੇਖੇ ਤੇ ਸੋ ਹੋਇ ਬਿਨਾਸ਼ੀ'। 'ਸੰਸਾ) ਦੂਰ ਹੋ ਜਾਏਗਾ। 
ਬੋਲਿ ਲੇਹੁ ਤਾਂ ਕੋ ਮਮ ਪਾਸੀ? 

॥੩੦॥ 

ਨਿੰਧਾ ਦਿਜ ਜੈਰਾਮ' ਪਠਾਯਾ?। 

ਆ ਨਿੰਧੇ ਯਾ ਬਚਨ ਅਲਾਯਾ'। 


“ਚਲਹੁ ਆਪ ਕਰਿ ਲੀਜੈ ਲੇਖਾ। 
ਨ੍ਿਪ ਬੁਲਾਇ ਜਿਹ ਸਭਾ ਵਿਸ਼ੇਖਾ” 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 385 





॥੩੧॥ 

ਕਹਿ ਬਾਲਾ ਸ਼ੀ ਅੰਗਦ ਪੂਰਨ ! 
ਸੁਨਹੁ ਤਯਾਰ ਭਏ ਤਬ ਤੂਰਨ। 

ਵਹੀ ਬਿਸਾਲ' ਦੀਨਿ ਮੁਝ ਹਾਥਾ। 
ਗਮਨ ਕਿਯੋ ਨ੍ਰਿਪ ਢਿਗ ਜਗਨਾਥਾ 
॥੩੨॥ 

ਮੰਦ ਮੰਦ ਸੁੰਦਰ ਗਤਿ' ਭਾਰੀ। 
ਪਹੁੰਚਤਿ ਭੇ ਤਬ ਸਭਾ ਮਝਾਰੀ। 
ਕਾਜ਼ੀ ਖਾਨ ਦਿਵਾਨ ਮੁਲਾਨੇ। 

ਜਹਿੰ ਬੈਸੇ ਨੀਕੇ ਕਰਿ ਬਾਨੇ' ॥੩੨॥ 
ਸਭਿਨਿ ਸ਼ਿਰੋਮਨਿ ਦੌਲਤ ਖਾਨਾ। 
ਸੇਵਹਿ ਜਾਂਹਿ ਸੁਭਟ' ਬਿਧਿ ਨਾਨਾ। 
ਤਹਾਂ ਹੋਇ ਠਾਢੇ ਸੁਖ ਧਾਮਾ। 

ਬਿਧਿ _ਨੀਕੀ ਸੋ ਕੀਨਿ _ਸਲਾਮਾ 


॥੩੪॥ 
ਸ਼ਰੀ ਗੁਰੁ ਦਿਸ਼ਿ ਨ੍ਰਿਪ ਦ੍ਰਿਸ਼ਟਿ 


ਬਿਲੋਕੀ। 

ਜਾਂਕੀ ਮਤਿ' ਸ਼ਰਧਾ ਤੇ ਫੋਕੀ। /ਬੁੱਧੀ। 

ਬੁਝਤਿ ਭਾ' “ਤੁਮਾਰ ਕੋ ਨਾਮਾ? /ਪੁੱਛਣ ਲੌਗਾ। 

ਭਨੀਏ ਭੋ ਮੋਦੀ ਅਭਿਰਾਮਾ!'! ॥੩੫॥ 'ਸੁੱਦਰ। 

ਕਮਲ ਨੈਨ ਸੁਨਿ ਗਿਰਾ ਉਚਾਰੀ। 

“ਅਹੈ ਨਾਮ ਨਾਨਕ ਨਿਰੰਕਾਰੀ। ? 

“ਮੈ ਨਹਿ ਸਮਝਯੋ ਕਹਯੋ ਤੁਮਾਰੋ। 

ਸੰਗ ਮਾਯਨੇ' ਫੇਰ ਉਚਾਰੋ” ॥੩੬॥ __'ਅਰਥ ਸੁਣੇ। 

ਤਬ ਜਰਾਮ ਬੋਲਯੋ ਮਤਿਸਾਲੀ'। /ਬੁੱਧੀ ਦਾ ਘਰ। 

(ਦੌਲਤ ਖਾਂ ਨੂੰ “ਨਾਨਕ” ਨਾਮ ਦੇ ਅਰਥ ਦੱਸੇ) 

“ਬੀਚ ਪਾਰਸੀ ਰੀਤਿ ਸਮ੍ਹਾਲੀ। 

ਬੇਸ਼ੁਬਹਾ ਜੋ ਬਿਨਾ ਨਮੁਨੇ”। ।ਨਿਰਸਸੇ ਜੋ ਅਦੁਤੀ ਹੈ (ਅ) ਜੋ ਅਮੋਲਕ ਤੇ 
ਰੇ ਰੂਪ ਤੋ ਰਹਿਤ ਹੈ। ਫਾ: ਬੇ ਸ਼ੁਬਹਾ ਨਿਰਸੰਸੇ। 

(ਅ) ਬੇਸ਼ੋ ਬਹਾ ਅਮੋਲਕ][ 
ਬੇਚਗੁਨ! ਯਜ਼ਦਾਂ” ਬੇਚੁਨੇ: ॥੩੭॥ __ 'ਕਾਰਣ ਤੋ” ਰਹਿਤ। 'ਖ਼ੁਦਾ। “ਬੇਮਿਸਾਲ। 
“ਨੇਤਿ ਨੇਤਿ” ਕਹਿ ਬੇਦ ਕਤੇਬਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 386 


ਲਖਯੋ ਨ ਕਿਨਹੂੰ ਕਰਤਿ ਹਿਸੇਬਾ। 
ਕਰਨਹਾਰ ਤਾਂ ਸਿਫਤੀ' ਬੰਦਾ। 
॥੩੮॥ 

ਬਿਗਸਾ ਬਹੁ ਨਬਾਬ ਸੁਨਿ ਬਾਨੀ। 
ਮਤਿ ਜਾਂਕੀ ਬਿਸ਼ਿਯਨਿ ਲਪਟਾਨੀ। 
ਕਰਤਿ ਕੁਤਰਕਹਿ' ਬੋਲਯੋ ਬੈਨਾ। 
(ਨਵਾਬ ਦੀ ਕੁਤਰਕ) 

“ਮੋਦੀ ਬਯਾਹ ਲਯੋ ਕਿਤ ਕੈ ਨਾ??? 
॥੩੯॥ 

ਕਹਿ ਜਰਾਮ “ਅਬ ਲੌ ਨ ਬਿਵਾਹਾ। 
ਭਾ ਸਨਬੰਧ ਆਇ ਹੈ ਸਾਹਾ। 

ਤਵ ਪੁਤਾਪ ਕੋ ਪਾਇ ਅਲੈਬਾ'। 
ਹੋਇ ਬਯਾਹ ਅਬ ਕਛੁ ਨ ਬਿਲੌਬਾ”` 





॥੪੦॥ 
ਅਸ' ਸੁਨਿ ਬੋਲਯੋ ਦੌਲਤ ਖਾਨਾ। 


“ਸਿਫਤੀ ਬੰਦਾ ਨਿਜਹਿ ਵਖਾਨਾ। 

ਸੋ ਸਤਿ ਬਾਤ ਤਬਹਿ ਲੌ ਬਰਨੀ”। 

ਜਬ ਲੌ ਘਰ ਮੈਂ ਆਇ ਨ ਤਰੁਨੀ! 

`੪੧॥ 

ਜਤੀ ਸਤੀ ਤਪਸੀ ਰਿਖਿ ਜੇਤੇ। 

ਪਾਰ ਨ ਪੱਯੈ ਜਿਨਹਿਂ ਗਿਨੇ ਤੇ। 

ਦਰਸ ਅੰਗਨਾਂ!' ਜਾਰ? ਮਹਾਨਾ”। 'ਇਸਤ੍ਰੀ ਦਾ ਦਰਸ਼ਨ। “ਜਾਲ ਜੋ। “ਬੜਾ ਵਡਾ 


2੩ 


ਹੰ। 
ਫਸੇ ਨ ਨਿਕਸਹਿ ਅਤਿ ਬਲਿਵਾਨਾ” 
॥੪੨॥ 
ਬੋਲੇ ਨਾਨਕ ਸੁਨਤਿ ਕੁਤਰਕਾ। 
(ਗੁਰੂ ਜੀ ਵਲੋਂ ਕੁਤਰਕ ਦਾ ਉੱਤਰ) ॥੨੧॥ 
ਖੰਡਨ ਹਿਤ ਆਸ਼ੇ! ਤਿੰਹ ਉਰਕਾ?। 
“ਜਿਨ ਕੋ ਮਨ ਹਰਿ ਪ੍ਰੇਮਹਿ ਪੂਰਾ। 
ਨਿਸ ਬਾਸੁਰ ਕਬ ਹੋਇ ਨ ਊਰਾ” 
੪੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਿਨਕੇ ਮਨ ਕਯਾ ਨਾਰਿ ਮਲੀਨੀ। 
ਭਾਵਤਿ? ਜੋ ਦੁਰਗੰਧਹਿ! ਭੀਨੀ। 
ਅਸਤ! ਰਕਤ? ਮੱਜਾ ਪਲ“ ਬਾਰਾ”। 


ਕਰਹਿ ਪੁੀਤਿ ਜੋ ਬਿਨਾ ਵਿਚਾਰਾ! 
'੪੪॥ 

ਜੋ ਵਿਚਾਰ ਕਰਿ ਦੇਖਹਿ ਗਯਾਨੀ। 
ਏਕਹਿ ਵਸਤੁ ਨ ਨੀਕੀ ਜਾਨੀ। 

ਤਾਂ ਤੇ ਤਾਂ ਕੀ ਕਰਤਿ ਨ ਪ੍ਰੀਤਾ'। 


ਭਜਹਿਂ ਮਕੰਦ ਸੁਖਦ ਕੋ ਚੀਤਾ”! 


॥੪੫॥ 

ਦੌਲਤ ਖਾਂ ਲਖਿ ਦਿਢ ਪਰਤੀਤਾ। 
ਬੋਲਯੋ “ਖੋਇ ਦਰਬ/ ਤੂੰ ਨੀਤਾ”। 
ਮੋ ਸੋਂ ਕਹਹਿਂ ਆਇ ਨਰ ਭੂਰਾ'। 
ਅਬ ਲੇਖਾ ਕਰਿ ਦੀਜੈ ਪੂਰਾ” ॥੪੬॥ 


“ਸੁਨਹੁ ਨ੍ਰਿਪਤਿ ! ਨਿਜ ਕਰੀਏ ਲੇਖਾ। 
ਦੇਹੁ ਦਰਬ ਨਿਕਸੈ ਮੁਝ ਸ਼ੇਖਾ'। 
ਭਨਤਿ! ਪਿਸ਼ਨ2 ਤਬ ਨਿਰਨਾ ਕਰੀਏ। 
ਝੂਠ ਸਾਚ ਕੌ ਰਿਦੈ _ਵਿਚਰੀਏ ? 
॥੪੭॥ 

ਦੌਲਤ ਖਾਨ ਤਬਹਿ ਭੂਪਾਲਾ। 

ਇਕ ਬੁਲਾਇ ਲੇਖਕ! ਤਤਕਾਲਾ। 
ਬੋਲਯੋ ਤਿਹ ਸੋ “ਸੰਖਯਾ' ਕੀਜੈ। 
ਆਮਦ ਖਰਚ ਸਭਿਹਿ ਗਿਨਿ ਲੀਜੈ 
॥੪੮॥ 

ਬਹੁਤ ਦਿਵਸ ਕਾ ਹੈ ਯਹਿ ਲੇਖਾ। 
ਕਿਹ ਦਿਸ਼ ਨਿਕਸਹਿ ਸਰਸਹਿ' ਸ਼ੇਖਾ?। 
ਆਨਿ ਆਨਿ ਤੁਮ ਨੀਤ ਉਚਾਰੋ'। 
-ਮੋਦੀ _ਖੋਵਤਿ _ ਦਰਬ _ ਤੁਮਾਰੋ- 
॥੪੯॥ 


387 





'ਇਸਤ੍ਹੀ। 

'ਬਦਬੋ ਅਤੇ। 

/'ਹੱਡ। “ਲਹੂ। “ਮਿੱਝ। “ਮਾਸ। “ਵਾਲਾਂ (ਨਾਲ 
ਭੀਨੀ ਹੈ)। 

'ਕਰਦੇ ਹਨ ਪ੍ਰੀਤੀ, ਜੋ ਵਿਚਾਰ ਹੀਨ ਹਨ। 


“ਇਥੇ ਇਸਤ੍ਰੀ ਦੀ ਨਿੰਦਯਾ ਨਹੀਂ ਹੈ, ਪਰ 
ਵਿਸ਼ਯਾਂ ਦੀ ਪੀਤ ਨਾਲੋ ਸਾਈਂ ਦੀ ਪ੍ਰੀਤਿ ਦੀ 
ਵਿਸ਼ੇਸ਼ਤਾ ਦਰਸਾਈ ਹੈ। 

'ਮੁਕਤੀ ਦਾਤੇ ਸੁਖਦਾਈ ਨੂੰ ਚਿੱਤ ਵਿਚ ਭਜਦੇ 
ਹਨ। 


!ਧਨ। “ਰੋਜ਼। 
'ਬਹੁਤ। 


'ਬਾਕੀ। 
'ਆਖਦੇ ਹਨ ਜੋ। “ਚੁਗਲ। 


'ਵਾਧਾ। 2ਬਾਕੀ। 
'ਨਿੱਤ ਕਹਿੰਦੇ ਹੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 388 


ਲੇਹੁ ਸੰਭਾਰਿ ਰੀਤਿ ਅਬ ਨੀਕੀ। 

ਕਰੀਏ ਬਾਤ ਭਾਵਤੀ ਜੀਕੀ। ” 

ਨਵੀਸਿੰਦ' ਸੁਨਿ ਜਾਦੋਰਾਈ”। 'ਮੁਨਸ਼ੀ। “ਜਾਦੋ ਰਾਇ ਨਾਮ ਸੀ ਉਸਦਾ। 
ਗੁਨਤਿ _ਰਿਦੈ!-ਹੋਈ _ਮਨ _ ਭਾਈ 'ਸੋਚਦਾ ਹੈ। 
॥੫੦॥ 

ਇਨ ਜੋ ਧਨ ਬਹੁ ਬਾਦ ਗਵਾਯਾ। 'ਬਿਰਥਾ। 

ਉਠਨਿ ਨ ਦੇਉ ਲੇਉ” ਇਹ ਥਾਯਾ'। 'ਇਸੇ ਥਾਂ ਰਖ ਲਵਾਂਗਾ। 
ਬਹੁਰਿ ਨ ਬੈਸਹਿ ਮੋਦੀਖਾਨੇ। 

ਦਈ ਨ ਰਿਸ਼ਵਤ ਹਮੈ' ਨ ਜਾਨੇ- 

॥੫੧॥ 

ਮਿਲਿ ਬੈਸੇ ਦੋਨੋ ਇਕ ਥਾਨਾ। 

ਲੇਖਾ ਹੋਵਨਿ ਲਗੋ ਮਹਾਨਾ'। 

ਪੁਥਮ ਲਿਖਾਯੋ ਆਮਦ ਦਰਬਾ। 

ਲਯੋ _ਨ੍ਿਪਤ ਢਿਗ ਤੇ ਜੋ _ਸਰਬਾ 





॥੫੨॥ 
ਲਿਖਨਿ ਲਗੇ ਪੁਨਿ ਖਰਚ ਮਹਾਨਾ। 


ਜਿਹ ਕੋ ਅੰਤ ਕਠਨ ਵਿਧਿ ਜਾਨਾ। 

ਮਹਾਂ ਕੁਟਿਲ ਬਹੁ ਪਾਇ ਅਰਾਵਨਾਂ। /ਅੜਾਉਣੀਆਂ। 

ਕੂਰ! ਬਚਨ ਕਹਿ ਹੇਤ? ਡਰਾਵਨ 'ਕਰੜੇ। “ਵਾਸਤੇ। 

॥੫੩॥ 

ਗਰਬ ਕਰਹਿ ਜਿਉ ਰਿੰਬਣਜੋਤੀ। ਮਟਿਟਾਣਾ। 

ਰਵਿਹਿ! ਦਬਾਵਹਿ” ਨਿਜਹਿ ਉਦੋਤੀ”। _'ਸੂਰਜ ਨੂੰ। “ਦਬਾਵੇ। ਆਪਣੀ ਰੌਸ਼ਨੀ ਨਾਲ। 
ਮਹਾਂ ਮੰਦਮਤਿ ਜਾਂਨਹਿ ਨਾਂਹੀ। 

-ਇਹ ਕਰਤਾਰ ਰੂਪ ਭਵ! ਮਾਂਹੀ- 'ਸੰਸਾਰ। 

॥੫੪॥ 

ਪੰਚ ਦਿਵਸ ਲੌ ਲੇਖਾ ਭਾਰਾ। 

(ਲੇਖਾ ਕੀਤਾ, ੩੨੧) ਵਾਧਾ ਲਏ) 

ਕਰਤਿ ਬਾਦ! ਬਹੁ ਲਿਖਯੋ ਗਵਾਰਾ। 'ਝਗੜਕੇ। 

ਗਿਨੇ ਤੀਨ ਸੈ ਬਹੁਰ ਇਕੀਸਾ। 

ਲੈਨੇ ਸੇਖੁ” ਸੂ ਜਗਦੀਸਾ' ॥੫੫॥ __'ਬਾਕੀ। 'ਪਾ:-ਸ਼ੇਖ ਸੁ ਸ਼ੀ ਜਗਦੀਸ਼ਾ। 
ਭੂਰ/ ਬਿਸੂਰਤਿ? ਮੂਰਖ ਮਾਨੀ। 'ਬਹੁਤ। “ਝੂਰਦਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬੂਡ ਗਯੋ ਤਤਛਿਨ ਬਿਨ ਪਾਨੀ। 
-ਮਮ ਅਭਿਲਾਖਾ! ਰਾਖਨਿ ਊਰਾ”। 


ਸੇਖ ਨਿਕਾਸੇ! ਭਯੋ ਨ ਪੂਰਾ? ॥੫੬॥ 


ਬਾਰ ਬਾਰ ਨ੍ਰਿਪ ਤੇ ਧਨ ਲੀਨਾ। 

ਨਿਸ ਦਿਨ ਅਧਿਕ ਲੁਟਾਵਨ ਕੀਨਾ। 
ਲੇਨਹਾਰ ਧਨ ਰਹਜਯੋ! ਬਹੋਰੀ?। 
ਅਚਰਜ ਲਖਿ ਨ ਸਕਤਿ ਮਤਿ ਮੋਰੀ- 
॥੫੭॥ 

ਗਮਨਯੋ ਸਦਨ ਬਦਨ ਬਹੁ ਲਾਜਾ'। 
ਦਯੋ ਨ ਉੱਤਰ ਕੋ ਢਿਗ ਰਾਜਾ”। 
ਆਪਨ' ਅਪਨੀ ਪੰਕਜ ਲੋਚਨ। 

ਆਨ ਬਿਰਾਜੇ ਬੰਧ ਬਿਮੋਚਨ' ॥੫੮॥ 
ਸਰਿਤਾ ਚਿੰਤ! ਚੀਤ ਜੈਰਾਮਾ। 

ਬਹਸੋ ਜਾਤਿ ਥੋ ਆਠੋ ਜਾਮਾ। 

ਸੁਨੀ ਗਿਰਾ ਉਰ ਹਰਖਹਿ ਕਰਨੀ। 
ਭਯੋ ਧੀਰ! ਪਾਈ ਜਨੁ? _ਤਰਨੀ 
॥੫੯॥ 

ਤੂਰਨ ਗਮਨਯੋ ਨਿਕਟਿ ਨ੍ਰਿਪਾਲਾ। 
ਬੋਲਯੋ ਬਾਨੀ ਬਿਸਦ ਬਿਸਾਲਾ'। 

“ਪੰਜ ਦਿਵਸ ਲੋ ਲੇਖਾ ਕੀਨੋ। 

ਸਗਰੋ ਅਬ ਪੂਰਨ ਭਾ ਚੀਨੋ ` ॥੬੦॥ 
ਸੁਨਿ ਬੂਝਤਿ' ਨ੍ਰਿਪ ਸੰਸੈ ਜਾਸੁ?। 
“ਕਿਸ ਕੀ ਸ਼ੇਸ਼' ਰਹੀ ਕਿਸ ਪਾਸੁ? 
“ਕਹਿ ਜਰਾਮ 'ਸ਼ੁਧ ਮੋਹਿ ਨ ਸਾਰੀ। 
ਨਵੀਸਿੰਦ' _ ਨਿਜ _ ਲੇਹੁ _ਹਕਾਰੀ? 
॥੬੧॥ 

ਮਤਸਰ' ਅਗਨਿ ਸੰਗ ਜਿਹ ਛਾਤੀ। 
ਜਰਤਿ!' ਰਹਤਿ ਜਿਵ ਹੋਤਿ ਅਰਾਤੀ?। ” 
ਤਬ ਨਬਾਬ ਨਿਜ ਦਾਸ ਪਠਾਯਾ। 
ਤੁਰਨ ਅਪਨੇ ਨਿਕਟ ਬੁਲਾਯਾ ॥੬੩॥ 


389 





'ਇੱਛਾ ਸੀ ਕਿ। 'ਗੁਰੂ ਜੀ ਨੂੰ) ਘਾਟੇ ਵਿਚ 
ਰਖਾਂਗਾ। 

ਇਸ ਨੇ ਜਵਾਬ ਵਲ ਬਾਕੀ ਕੱਢੀ। “ਬਰੱਬਰ ਬੀ 
ਨਾ ਢੁਕਿਆ। (ਨਵਾਬ ਦਾ ਲੈਣਾ ਤੇ ਦੇਣਾ)। 


ਲੈਣ ਹਾਰੇ ਨਿਕਲੇ (ਗੁਰੂ ਜੀ)। “ਫੇਰ ਭੀ। 


'ਸ਼ਰਮਿੰਦਾ। 

ਨਵਾਬ ਪਾਸ। 

ਹੱਟ ਤੇ। 

ਬੰਧਨਾਂ ਤੋਂ ਛੁਡਾਵਣ ਵਾਲੇ। 
ਚਿੰਤਾ ਰੂਪੀ ਨਦੀ ਵਿਚ। 
ਅੱਠੇ ਪਹਿਰ। 


'ਹੌਸਲਾ। ਆਨੋ। “ਬੇੜੀ ਮਿਲ ਗਈ। 


!ਬੜੀ ਉੱਜਲ। 


ਪੁਛਦਾ ਹੈ। ?ਜਿਸ ਨੂੰ ਸੰਸਾ ਸੀ। 


'ਬਾਕੀ। 


'ਮੁਨਸ਼ੀ। “ਸੱਦ ਲਓ। 


।ਈਰਖਾ। 
'ਸੜਦੀ। “ਵੈਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 390 


“ਕਿਵ ਗਿਨਤੀ ਮਹਿ' ਕੀਨਿ ਨਿਬੇਰੀ'। 

ਕਿਸ ਕੀ ਕਿਸ ਦਿਸ਼ ਸ਼ੇਸ਼' ਘਨੇਰੀ??” 

ਬੋਲਯੋ ਬੈਨ ਬਦਨ ਬਡ ਬ੍ਰੀੜਾ!। 

ਕਹਿ ਨ ਸਕਤਿ ਜਿਵ ਮਾਨਤਿ ਪੀੜਾ 

॥੬੩॥ 

“ਬਿਦਤ' ਬਾਦ ਮੋਦੀ ਖ੍ਹੋ” ਧਨ ਕੋ। 'ਪੂਗਟ ਹੈਸੀ ਕਿ। “ਬਿਰਥਾ ਗੁਆਉਂਦਾ ਹੈ 
ਮੋਦੀ। 





ਦੇਤਿ ਸਦਾ ਰੰਕਨ ਅਨਗਨ ਕੋ। 
।ਬਾਕੀ। 


ਤੁਮ ਦਿਸ਼ ਪਹੁੰਚੇ, ਸੁਨੋ ਛਿਤੀਸਾ!! 
॥੬੫॥ 


ਤਬ ਨਬਾਬ ਬੋਲਯੋ ਬਿਸਮਾਨ੍ਯੋ। 

“ਮੁਝ ਢਿਗ ਬਹੁਤਨਿ! ਆਨਿ ਬਖਾਨ੍ਯੋ। 
ਮੋਦੀ ਹੋਇ ਪਲਾਇਨ' ਕਬ ਹੀ। 

ਦਰਬ ਸੰਭਾਰਿ ਲੇਹੁ ਨਿਜ ਸਭਿ_ਹੀ 
॥੬੬॥ 


ਦੁਸ਼ਟ ਪਿਸ਼ਨ' ਬੋਲਤਿ ਬਚ ਝੂਠੇ। 
ਦੇਖਿ ਸਕਹਿਂ ਨਹਿੰ ਮਤਸਰ ਮੂਠੇ'। 
ਦਾਨਿ ਦੇਨਿ ਤੇ ਸਰਸਤਿ ਮੋਦੀ। ” 
ਅਸ ਕਹਿ ਤੂਸ਼ਨ ਭੂਪਤਿ _ਲੋਦੀ 
॥੬੭॥ 

ਤਬ ਜਰਾਮ ਬੋਲਯੋ “ਸੁਨਿ ਰਾਊ”! 
ਮੋਦੀ ਕਰਤਿ ਦੁਖਾਉ ਨ ਕਾਊ। 

ਧਨ ਸੰਚੈਂ” ਨਰ ਜੇ ਪਰਪੰਚੀ। 

ਦਾਨ ਦੇਤਿ ਸੋ, ਰਖਤਿ ਨ ਸੰਚੀ!? 
॥੬੮॥ 

ਪਿਸ਼ਨ! ਸਭਾ ਮੈ ਸੁਨਿ ਕਰਿ ਲਾਜੇ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 391 


ਸਭਿ ਪਰ ਸ਼ੀ ਨਾਨਕ ਜਸ ਛਾਜੇ। 

ਜਿਉ” ਰਵਿ! ਉਦੈ ਹੋਇ ਬਿਧਿ ਨੀਕੀ। _ 'ਸੂਰਜ। 

ਦੀਪਕ! _ ਦੀਪਤਿ” _ਪਰਿਹੀ _ਫੀਕੀ 'ਦੀਵੇ ਦੀ। “ਰੋਸ਼ਨੀ। 
॥੬੯॥ 

ਦੌਲਤਖਾਨ ਸਮਝ ਸਭਿ'' ਭਾਂਤੀ। 'ਪਾਠਾਂਤ੍ੂ-ਭੁਲ। 
ਚਾਹਤਿ ਰਿਦੈ ਦੇਨਿ ਧਨ ਥਾਤੀ'। 'ਬੈਲੀ। 

ਕੋਸ਼ਪਾ ਦਾਸ ਪਠਾਇ? ਬੁਲਾਯਾ। 'ਖਜ਼ਾਨਚੀ। “ਦਾਸ ਭੇਜਕੇ। 
ਨਿਕਟ _ਬਿਠਾਯੋ, _ਬਚਨ _ ਅਲਾਯਾ! 'ਕਿਹਾ। 

॥੭੦॥ 

“ਸੁਨਹੁ ਭਵਾਨੀਦਾਸੰ' ਤੁਰਨ। 'ਖਜ਼ਾਨਚੀ ਦਾ ਨਾਂ ਹੈ। 
ਦੀਜੈ ਮੋਦੀ ਸ਼ੇਖ ਸਪੂਰਨਾ। 'ਬਾਕੀ ਦੀ ਸਾਰੀ (ਰਕਮ)। 
ਤੀਨ ਹਜ਼ਾਰ ਦੇਹੁ ਧਨ ਔਰੀ। 

ਆਗੇ ਚਲਿਹੈ ਕਾਰ ਬਹੋਰੀ!'” ॥ ੭੧॥ _ 'ਫੇਰ। 

ਸੁਨਿ ਕਰਿ ਗਮਨਯੋ ਜਹਾਂ ਖਜ਼ਾਨਾ। 

ਨਿਕਟ ਹਕਾਰਜੋ ਕ੍ਰਿਪਾ ਨਿਧਾਨਾ!। 'ਭਾਵ ਗੁਰੂ ਜੀ ਨੂੰ। 
ਗਿਨ ਕਰਿ ਧਨ ਦੀਨੀ ਤਿਨ ਥਾਤੀ!। __'ਖੈਲੀਆਂ। 

ਜਹਿਂ ਤੇ ਛਾਤੀ ਜਰਤਿ' ਅਰਾਤੀ? "ਸੜਦੀ ਹੈ। “ਵੈਰੀਆਂ ਦੀ। 
॥੭੨॥ 

ਕੰਧ! ਉਚਾਏ? ਮੈ ਕਹਿ ਬਾਲਾ। 'ਐਢੇ। “ਚੁਕਕੇ। 
ਆਪਨਿ ਘਰ ਆਨੇ ਤਤਕਾਲਾ। 

ਚਲਿ ਜਰਾਮ ਤਬ ਤਿਹ ਠਾਂ ਆਵਾ। 'ਤਿਸ ਜਗਾ ਆਇਆ। 
ਸੁਖਦਾ! _ਪਿਖਿ ਹਿਰਦਾ _ਹਰਖਾਵਾ 'ਸੁਖ ਦਾਤੇ ਨੂੰ। 
॥੭੩॥ 

ਤੀਨ ਹਜ਼ਾਰ ਲੀਨ ਕਰਿ ਨਯਾਰੋ। 'ਵੱਖਰਾ। 

ਧਰਯੋ ਜਰਾਮ ਧਾਮ ਸੋ ਸਾਰੋ। 

ਰਹਾ ਸ਼ੇਖਾ ਹਿਤ ਆਪਨ ਕਾਜਾ”। 'ਬਾਕੀ। “ਹੱਟੀ ਦੇ ਕੰਮ ਵਾਸਤੇ। 
ਸੌਦਾ ਲੀਨ ਗਰੀਬ ਨਿਵਾਜਾ ॥ ੭੪॥ 

ਕਰਨ ਲਗੇ ਕਾਰਜ ਪੁਨ ਤੈਸੇ। 

ਮਨ ਉਦਾਰਤਾ ਪੂਰਬ ਜੈਸੇ। 

ਪਾਵਹਿ ਭੋਜਨ ਸਭੈ ਭਿਖਾਰੀ। 

ਲੇ ਅਹਾਰ ਨ੍ਰਿਪ ਸੈਨਾ! ਸਾਰੀ ॥੭੫॥ _ 'ਫੌਜ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 392 





ਤਬ ਜੈਰਾਮ ਧਾਮ ਨਿਜ ਆਯਾ। 

ਕਾਲੁ ਤਨੀਆ' ਵਾਕ ਅਲਾਯਾ। ਬੀਬੀ ਨਾਨਕੀ ਨੇ। 

“ਕਿਸ ਬਿਧਿ ਭਯੋ ਭੁਾਤ ਕੋ ਲੇਖਾ। 

ਕਿਸ ਕੀ ਕਿਸ ਦਿਸ਼ਿ ਨਿਕਸੀ ਸ਼ੇਖਾ!? 'ਬਾਕੀ। 

॥੭੬॥ 

ਰਹੀ ਕਾਰ ਕੇ ਤਜੀ' ਬਹੋਰੀ?? 'ਡੱਡੀ। “ਫੇਰ। 

ਦਿਵਸ ਪਾਂਚ ਲੌ ਗਿਨਤੀ ਟੋਰੀ। ” 

ਬੋਲਯੋ ਤਬ ਜੈਰਾਮ ਅਦੰਭਾ'। ਸੱਚ (ਅ) ਨਿਰਛਲ। 

“ਨਿਤ ਦੇਖਤਿ ਮੁਝ ਹੋਤਿ ਅਚੰਭਾ! 'ਅਚਰਜਤਾ। 

॥੭੭॥ 

ਸਦਾ ਫਕੀਰਨ ਕੀ ਦਰ ਭੀਰਾ”। ਦਰਵਾਜੇ ਤੇ ਭੀੜ। 

ਸਭਿ ਕੋ ਦੇਵਹਿੰ ਗੁਨੀ ਗਹੀਰਾ। 

ਲੇਖੇ ਕਰਨ ਵਿਖੇ ਬਰਿਆਈ'। '਼ੋਰੋ ਜ਼ੋਰੀ। 

ਕਾਢਹਿ' _ ਅਪਨੀ _ ਸ਼ੇਖ _ ਵਧਾਈ! 'ਵਾਧੇ ਵਾਲੀ ਬਾਕੀ। 

॥੭੮॥ 

ਲੇਖਕ! ਹਾਰੇ ਅਧਿਕ ਪ੍ਰਬੀਨਾ। 'ਮੁਨਸ਼ੀ। 

ਲੌਜਤਿ ਭੇ' ਮਨ ਅਚਰਜ ਚੀਨਾ”। 'ਸ਼ਰਮਿੰਦੇ ਹੋਏ। “ਜਾਣਿਆਂ। 

ਤ੍ਰੈ ਸੈ ਤੈ ਸਹੰਸੂ ਇੱਕੀਸਾ। :੩੩੨੧)। 

ਆਨੇ _ ਆਪਨ! ਦੀਨ _ ਮਹੀਸ਼ਾ2? "ਹਟੀ ਤੇ। “ਜੋ ਦਿੱਤੇ ਹਨ ਨਵਾਬ ਨੇ। 

॥੭੯॥ 

ਭਨੇ! ਨਾਨਕੀ “ਸੋਦਰ£? ਮੇਰਾ। (ਆਖਦੀ ਹੈ। “ਭਿਰਾ। 

ਤਿਨ ਕੋ ਪਤਾ! ਰਾਇ ਨੈ ਹੇਰਾ”। /ਪਤੀਆ, ਅਜ਼ਮਤ। “ਰਾਇ ਬੁਲਾਰ ਨੇ ਵੇਖਿਆ 
ਹੰ। 


ਦਿਢ ਸ਼ਰਧਾ ਮਹਿਂ ਮਨ ਠਹਿਰਾਨਾ। 
ਸੁਖਦਾਨੀ ਤੇ ਸੋ ਵਰੁਸਾਨਾ'” ॥੮੦॥ _ 'ਉਹ ਵਰੋਸਾਇਆ ਹੈ। 
“ਸੁਨਿ ਸੁਮਤੇ! ! ਇਸਤੇ ਸੰਸਾਰਾ। 'ਹੇ ਸ੍ਰੇਸ਼ਟ ਬੁਧੀ ਵਾਲੀ। 
ਬਹੁ ਵਰੁਸਾਵਹਿ ਹੋਇ ਉਧਾਰਾ। 

ਇਕ ਬੁਲਾਰ ਕੀ ਕਯਾ ਹੈ ਗਿਨਤੀ। 

ਤਰਹਿਂ ਅਸੁਰ ਸੁਰ?” ਕਰਹਿ ਜਿ 

ਬਿਨਤੀ” ॥੮੧॥ 


<< 


ਦਹਰਾ ; 
ਭਈ ਹਰਖਤਾ' ਅਧਿਕ ਉਰ ਪਤਿ? ਕੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 393 


ਸੁਨਿ ਕਰਿ ਬੈਨ। 

ਪਰਾਪਤਿ ਜਿਉ” ਅਵਿਲੈਬਤਾ! ਵਧਤਿ? 'ਆਸਰਾ। “ਵਧਦੀ ਹੈ। “ਵੇਲ ਜੀਕੂੰ ਆਸਰਾ ਪਾ 

ਵੇਲ ਸਤੈਨਾ ॥੮੨॥ ਕੇ (ਵਧਦੀ ਤੇ) ਫੈਲਦੀ ਹੈ। [ਸੰਸ. ਸਤੁ 
ਰੇ ਫੈਲਨਾ॥ , (ਅ) ਜਾਫਰੀ ਦਾ ਆਸਰਾ ਪਾ ਕੇ 

(ਏ) ਸੌ ਗੁਣਾਂ। 

ਦੰਪਤਿ!' ਸੰਪਤ” ਬਹੁਤ ਪਿਖਿ ਸ਼ਰਧਾ _'ਪਤੀ ਇਸਤ੍ਰੀ। “ਦੌਲਤ। 

ਧਰਤਿ ਬਿਸਾਲ। 

ਭਰਮ ਕਰਨ ਕੋ ਤਰਕ ਕਰਿ” ਸੇਵਹਿ 'ਛੱਡਕੇ। 





ਚਰਨ ਕ੍ਰਿਪਾਲ ॥੮੩॥ 
ਇਤਿ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗੰਥ ਪੂਰਬਾਰਧੇ “ਹਿਸਾਬ ਕਰਨ” ਪ੍ਰਸੰਗ ਬਰਨਨੰ ਨਾਮ 
ਬੀਸਮੋ ਅਧਯਾਯ ॥੨੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 394 





੨੧. [ਸ਼ੀ ਗੁਰੂ ਹਰਕ੍ਰਿਸ਼ਨ ਮੰਗਲ। ਬਰਾਤ ਦੀ ਚੜ੍ਹਾਈ।] 


(ਬਰਾਤ ਦੀ ਚੜਾਈ) ॥੪੫॥ 

(ਬਾਰਾਤੀਆਂ ਦੇ ਨਾਮ) ॥੪੫॥ 

ਸ਼ੁਭ ਸ਼ਗਨ) ॥੪੯..॥ 
ਦੋਹਰਾ: 
ਸੁੰਦਰ ਬਦਨ, ਨਿਕਦਨ ਦੁਖ, ਸਦਨ ਸੁਖਨਿ, ਗੁਨ ਭੂਰ। 
ਬਦਨ=ਚਿਹਰਾ, ਮੂੰਹ, ਮੁਖੜਾ। ਨਿਕਦਨ=ਕੱਟਣ ਵਾਲੇ। [ਸੰਸ: ਨਿ ਕੰਦਨ=ਕੱਟਣਾ। ਫਾਰਸੀ- 
ਕੰਦਨ] [ਸਦਨ=ਘਰ। ਸੁਖਨਿ=ਸੁਖਾਂ ਦਾ। ਗੁਨ=ਗੁਣ, ਸ਼ੁਭ ਸੁਭਾਵ, ਖੂਬੀਆਂ, ਸਿਫਤਾਂ। 
ਭੂਰ=ਬਹੁਤੇ। [ਸੰਸ: ਭੂਰਿ] ਅਮਿਤ। 
ਸ਼ੀ ਸਤਿਗੁਰ ਹਰਿ ਕ੍ਰਿਸ਼ਨ ਜੀ ਜੈ ਜੈ ਮੰਗਲ ਮੂਰ ॥੧॥ 
ਮੂਰ=ਮੂਲ। ਮੂਲ=ਅਸਲ, ਰਾਸ, ਮੂੜੀ। 
ਅਰਥ: 
(ਜਿਨ੍ਹਾਂ ਦਾ) ਮੁਖ ਸੁਹਣਾ ਹੈ, ਦੁਖਾਂ ਦੇ (ਜੋ) ਕੱਟਣ ਵਾਲੇ ਹਨ, ਸੁਖਾਂ ਦਾ ਜੋ ਘਰ ਹਨ, ਗੁਣ 
ਜਿਨ੍ਹਾਂ ਵਿਚ ਬਾਹਲੇ ਹਨ (ਜੋ ਸਾਰੀਆਂ) ਖੁਸ਼ੀਆਂ ਦਾ ਮੂਲ ਹਨ (ਐਸੇ) ਸ੍ਰੀ ਸਤਿਗੁਰੂ 
ਹਰਿਕ੍ਰਿਸ਼ਨ ਜੀ ਦੀ ਜੈ ਹੋਵੇ, ਜੈ ਹੋਵੇ ! 


ਭਾਵ: 

ਕਵਿ ਜੀ ਇਸ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਬਾਲਪਨੇ ਦੀ ਚੜਦੀ ਸੂਰਜ ਵਾਲੀ ਉਦੈ 
ਜਯੋਤੀ ਦਾ ਰੂਪ ਬੰਨ੍ਹ ਰਹੇ ਹਨ, ਫਿਰ ਆਪ ਉਨ੍ਹਾਂ ਦੇ ਉਸ ਪ੍ਰਭਾਵ ਦਾ ਜ਼ਿਕਰ ਕਰਦੇ ਹਨ ਜੋ 
ਦਸਮੇ' ਸਤਿਗੁਰਾਂ ਨੇ ਆਪ ਦੱਸਿਆ ਹੈ: 'ਸੂੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿੱਠਿਆਂ ਸਭ 
ਦੁਖ ਜਾਇ। ` ਕਿ ਆਪਦੇ ਦਰਸ਼ਨ ਨਾਲ ਦੁਖ ਦੂਰ ਹੁੰਦੇ ਹਨ। ਦੁਖ ਦੂਰ ਹੁੰਦੇ ਹਨ ਤਾਂ ਖੁਸ਼ੀ 
ਸੁਤੇ ਸਿਧ ਹੁੰਦੀ ਹੈ। ਫਿਰ ਉਨ੍ਹਾਂ ਨੂੰ ਬਹੂੰ ਗੁਣਾਂ ਵਾਲੇ ਦੱਸਦੇ ਹਨ। ਆਪਣੇ ਧਰਮ ਤੇ ਆਪਣੀ 
ਪ੍ਰਤੱਗਯਾ ਤੇ ਪੂਰਨ ਰਹਿਣਾ, ਮੂਰਖਾਂ ਦੇ ਸਿਰ ਹੱਥ ਧਰਕੇ ਉਨ੍ਹਾਂ ਨੂੰ ਪੰਡਤ ਬਣਾ ਦੇਣਾ ਬੜੇ 
ਭਾਰੇ ਮਾਨਸਕ ਤੇ ਆਤਮਕ ਗੁਣ ਹਨ। ਫਿਰ ਗਯਾਤਗੇਯ ਹੋਣ ਦਾ ਗੁਣ ਕਿਤਨਾ ਪੁਬਲ ਸੀ 
ਕਿ ਇਸ ਅਵਸਥਾ ਵਿਚ ਆਪਣੀ ਥਾਵੇ' ਗੁਰੂ ਤੇਗ਼ ਬਹਾਦਰ ਜੀ ਨੂੰ ਗੱਦੀ ਲਈ ਚੁਣਿਆ। 
ਇਸ ਚੋਣ ਨੂੰ ਸੰਸਾਰਕ ਅੱਖਾਂ ਲਈ ਬੀ ਸ਼੍ਰੀ ਗੁਰੂ ਜੀ ਦੇ ਜੀਵਨ ਨੇ ਕੈਸਾ ਸਹੀ ਤੇ ਦਰੁਸਤ 
ਸਾਬਤ ਕੀਤਾ। ਐਸੇ ਐਸੇ ਅਨੇਕਾਂ ਗੁਣਾਂ ਦਾ ਸਿਮਰਨ ਕਵਿ ਜੀ ਕਰ ਰਹੇ ਹਨ ਤੇ 
ਜਗਜਯਾਸੂਆਂ ਨੂੰ ਉਨ੍ਹਾਂ ਤੋਂ ਲਾਭਵੰਦ ਹੋਣ ਲਈ ਪ੍ਰੇਰ ਰਹੇ ਹਨ। 

ਸ਼ੀ ਬਾਲਾ ਸੰਧੁਰੁ ਵਾਚ ॥ 


ਸੈਯਾ: 

ਐਸੇ ਹੀ ਕਾਲ ਬਿਤੀਤ ਕਰਾ 

ਇਕ ਸਾਲ ਭਯੋ ਪਸ਼ਚਾਤ ਸਗਾਈ!। __ 'ਸਗਾਈ ਦੇ ਪਿੱਛੋਂ। 
ਮੂਲੇ ਨੈ ਲੀਨ ਬੁਲਾਇ ਦ੍ਰਿਜੋਤਮਾ 'ਉਤਮ ਬ੍ਰਾਹਮਣ ਨੂੰ। 
ਸਾਦਰ ਆਸਨ ਦੀਨੋ ਡਸਾਈ'। 'ਵਿਛਾਕੇ। 

ਰਾਸ ਪੈ ਸਾਹਾ ਸੁਧਾਇ ਕੈ ਸੁੱਧਾਂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 395 





"ਗੁਰਮਤ ਮਰਯਾਦਾ ਦੇ ਪ੍ਰਚਲਤ ਕਰਤਾ ਸਤਿਗੁਰੂ ਜੀ ਆਪ ਹਨ ਜਿਸ ਵਿਚ ਥਿਤਵਾਰਾਂ ਦੇ ਆਧਾਰ 

ਪੁਰ ਸਾਹਾ ਸੋਧਣ ਦੀ ਲੋੜ ਨਹੀਂ, ਇਥੇ ਭਾਈ ਮੂਲ ਚੰਦ ਜੀ ਜੋ ਸ਼ੀ ਗੁਰੂ ਜੀ ਦੇ ਸਨਬੰਧ ਵਿਚ 

ਸਹੁਰੇ ਹਨ, ਉਨ੍ਹਾਂ ਨੇ ਸਾਹਾ ਸੁਧਾਇਆ ਹੈ, ਸੋ ਇਸ ਗਲ ਦਾ ਗੁਰਮਤ ਸਿੱਧਾਂਤ ਨਾਲ ਕੋਈ ਸਨਬੰਧ 

ਨਹੀਂ। ਇਸ ਦਾ ਹਵਾਲਾ ਦੇਕੇ ਜੋ ਅਨਮਤੀ ਗੁਰਸਿੱਖਾਂ ਨੂੰ ਆਖਦੇ ਹਨ ਕਿ “ਸਤਿਗੁਰੂ ਨਾਨਕ ਦੇਵ 

ਜੀ ਦੀ ਸ਼ਾਦੀ ਦਾ ਸਾਹਾ ਬ੍ਰਾਹਮਣਾਂ ਨੇ ਸੋਧਿਆ ਸੀ ਤੁਸੀਂ ਕਿਉ ਨਹੀਂ ਸਾਹਾ ਸੁਧਾਉਂਦੇ? “ ਉਨ੍ਹਾਂ ਨੂੰ 

ਵਿਚਾਰ ਦੀ ਲੋੜ ਇਹ ਹੈ ਕਿ ਸਾਹਾ ਸੁਧਾਇਆ ਸ਼੍ਰੀ ਮੂਲ ਚੰਦ ਜੀ ਨੇ ਹੈ। ਗੁਰਮਤ ਦਾ ਆਧਾਰ ਹੈ 

ਸਤਿਗੁਰੂ ਜੀ ਦਾ ਹੁਕਮ, ਸੋ ਉਹ ਹੁਕਮ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਆਪਣਾ ਰਾਮਕਲੀ ਰਾਗ 

ਅਸਟਪਦੀਆਂ ਮ: ੧ ਵਿਚ ਇਉਂ ਪ੍ਰਗਟ ਹੈ- 'ਸਾਹਾ ਗਣਹਿ ਨ ਕਰਹਿ ਬੀਚਾਰੁ ॥ਸਾਹੇ ਊਪਰਿ 

ਏਕੰਕਾਰੁ'। ਇਸ ਹੁਕਮ ਨੂੰ ਉਸ ਵਕਤ ਦੇ ਗੁਰਸਿੱਖਾਂ ਕਕਾਇਆ। ਇਸ ਪਰ ਭਾਈ ਗੁਰਦਾਸ ਜੀ ਨੇ 

ਲਿਖਿਆ ਹੈ:-'ਗੁਰ ਸਿੱਖ ਸੰਗਤਿ ਮਿਲਾਪ ਕੌ ਪੁਤਾਪ ਐਸੇ ਪਤਿਬੂਤ ਏਕ ਟਕ ਦੁਬਿਧਾ ਨਿਵਾਰੀ 

ਹੈ। ਪੂਛਤ ਨ ਜੋਤਿਕ ਅਉ ਬੰਦ ਥਿਤਵਾਰ ਕਛੂ ਗ੍ਰਿਹ ਅਉ ਨਿਛੱਤ੍ਰ ਕੀ ਨ ਸੰਕਾ ਉਰਧਾਰੀ ਹੈ। 

ਜਾਨਤ ਨ ਸਗਨ ਲਗਨ ਆਨ ਦੇਵ ਸੇਵ, ਸਬਦ ਸੁਰਤਿ ਲਿਵ ਨੌਹ ਨਿਰੰਕਾਰੀ ਹੈ। ਸਿੱਖ ਸੰਤ 

ਬਾਲਕ ਸ਼੍ਰੀ ਗੁਰ ਪੁਤਿਪਾਲਕ ਹੁਇ, ਜੀਵਨ ਮੁਕਤਿ ਗਤਿ ਬ੍ਰਹਮ ਬੀਚਾਰੀ ਹੈ ॥ ੪੪੮ ॥ [ਕਬਿੱਤ 

ਭਾ: ਗੁਰ: ਜੀ] 

ਲਿਖੀ ਪਤੀਆ ਤਤਕਾਲ ਪਠਾਈ'। 'ਪਾਠਾਂਤੂ-ਸਾਹਾ ਸੁਧਾਇ ਭਲੀ ਬਿਧਿ ਸੋ ਪਤੀਆ 
ਲਿਖਿਕੈ ਤਤਕਾਲ ਪਠਾਈ। 

ਮਾਸ ਅਸਾੜ' ਸੁਦੀ ਸਪਤੈ? ਹਾੜ ਮਹੀਨੇ ਦੀ। “ਸੁਦੀ ਸਤਮੀ। 

ਸੁਲਤਾਨਪੁਰੇ ਨਰ ਕੀਨੀ ਹੈ ਧਾਈ! 'ਜਾਵਣਾ ਕੀਤਾ। 

॥੨॥ 

ਆਨਿ ਕੈ ਨਾਨਕੀ ਭੌਨ' ਦਈ? /ਘਰ। “ਸਾਹੇ ਦੀ ਚਿੱਠੀ) ਦਿੱਤੀ। 

ਸੁਨਿ ਕੈ ਮਨ ਮਾਹਿੰ ਖਿਰੀ 'ਸੁਖ ਦੀ ਵਾੜੀ। 'ਪਾ:-ਸੁਨਿਕੇ ਮਨ ਮੈ ਸੁ ਖਿਰੀ 

ਸੁਖਬਾਰੀ”'। ਸੁਖ ਬਾਰੀ। 

-ਭੁਤਾ ਕੋ ਪਾਨਿ ਗੁਹੰਨ' ਹੁਵੈ 'ਵਿਵਾਹ। 

ਅਰੁ ਬਾਸੁਰ' ਆਜ ਕੇ ਮੈਂ ਬਲਿਹਾਰੀ-। 'ਦਿਨ। 

ਪਾਤੀ' ਲੇ ਹਾਥ ਜਰਾਮ ਤਬੈ /ਚਿੱਠੀ। 

ਦਿਜ ਲੀਨੋ ਬੁਲਾਇ ਕੈ ਪਾਠ ਉਚਾਰੀ! _'ਚਿੱਠੀ ਪੜੀ। 

ਸ਼੍ਰੋਨਨਿ ਮੈਂ ਸੁਨਿ ਮਾਸ ਅਸਾੜ ਕੀ 

ਕੀਨੀ ਤਯਾਰੀ ਸਭੈ ਅਗਵਾਰੀ ॥੨॥ 

ਕੀਨ ਬਡੋਂ ਉਤਸਾਹ ਭਲੋ 

ਚਲਿ ਨਾਗਰੀ' ਆਵਤਿ ਲੋਚਨ ਚਾਰੀ?। _'ਇਸਤ੍ਰੀਆਂ। “ਸੁੰਦਰ ਨੈਣਾਂ ਵਾਲੀਆਂ। 

ਭੂਖਨਾ' ਅੰਬਰ” ਓਢਿ” ਪਟੰਬਰ” /ਗਹਿਣੇ। “ਕਪੜੇ। ਪਹਿਨਕੇ। “ਰੇਸ਼ਮੀ ਕਪੜੇ। 

ਸੁੰਦਰ ਮੰਦਰ ਅੰਦਰ ਨਾਰੀ। 

ਆਸਨ ਡਾਰਤਿ' ਤਾ ਸਤਿਕਾਰਤਿ? 'ਵਿਛਾਕੇ। “ਉਹਨਾਂ ਦਾ ਆਦਰ ਕਰਦੀ ਹੋਈ। 

ਧਾਰਤਿ ਨਾਨਕੀ ਆਨੰਦ ਭਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 396 


ਗੀਤਨ ਗਾਵਤਿ ਜੇ ਮਨ ਭਾਵਤਿ 

ਜੀ ਹਰਖਾਵਤਿ ਹੈ' ਮਿਲਿ ਸਾਰੀ ॥੪॥ 

ਕਬਿੱਤ: 

ਨਿੱਧੇ ਕੋ ਬੁਲਾਇ ਕੈ ਜੈਰਾਮ ਇਉ 

ਅਲਾਇ ਬਚ 

“ਕੀਜੀਏ ਤਯਾਰੀ ਤਲਵੰਡੀ ਦੂਤ ਜਾਨਿ 

ਕੀ। 

ਕੁੰਕਮ! ਸੋਂ _ਪਤੀਆ? _ ਸੁਹਾਇ, 'ਕੇਸਰ। 'ਪਤ੍ਰਿਕਾ। “ਮਿੱਠੇ ਨਾਲ। 
ਮਿਸ਼ਟਾਨ ਸੰਗ” 

ਧਾਮ! ਹੂੰ ਤੇ ਕਾਢਿ ਆਨਿ ਦੀਨੀ ਪਾਨ? 'ਘੁਰ। “ਹੱਥ। “ਬੀਬੀ ਨਾਨਕੀ ਨੇ। 
ਨਾਨਕੀ”। 

ਚਲਯੋ _ਦਿਜ _ਧਾਇ ਸਭਿ ਮਾਰਗ! 'ਰਸਤਾ। “ਕੱਟਕੇ। 

ਬਿਹਾਇ ਕਰਿ? 

ਕਾਲੂ ਘਰ ਜਾਇ ਸੁਧ ਦਈ ਹਰਖਾਨ 'ਖੁਸ਼ੀ ਦੀ। 

ਕੀ'। 

ਮਾਤ ਹਰਖਾਇ ਉਰ ਆਨੰਦ ਨ ਮਾਇ 

ਸ਼ੁਭ ਸਗੁਨ ਮਨਾਇ ਭਨੈ ਕੌਨ ਮੇਰੇ 

ਮਾਨ ਕੀ” ॥੫॥ 


<< 


ਦਹਰਾ : 

ਹਰਖ ਕਰਤਿ, ਉਰ ਮਹਿੰ ਸਰਸਾ, 

ਕਾਲੂ ਬਹੁ ਸੁਖ ਪਾਇ। 

ਤੂਰਨ ਤਯਾਰੀ ਕੋ ਕਰਤਿ, ਖਰਚਤ ਧਨ 

ਕਰਿ ਚਾਇ ॥੬॥ 

ਸਰਠਾ: 

ਸ਼ੀ ਨਾਨਕ ਕੀ ਮਾਤ, ਕਰੀ ਰੀਤਿ ਜੇ 

ਬਯਾਹਕੀ। 

ਮੰਗਲ ਸਦਨ! ਸੁਹਾਤਿ, ਤੋਰਨ” ਦਰ 'ਘਰ। “ਬੰਦਨਵਾਰ, ਧਾਗੇ ਵਿਚ ਪੱਤੂ ਪੁੰਕੇ 
ਪਰ ਰਾਜਹੀ ॥੭॥ ਬੰਨਣੇ। 

ਕਬਿੱਤ: 'ਬੁਲਾ ਲਈਆਂ। 
ਨੌੰਗਰ ਕੀ ਨਾਰਿ ਸਭ ਲੀਨੀ ਹੈ 

ਹਕਾਰਿਂ 

ਕੀਨੇ ਅੰਗਨ' ਸਿੰਗਾਰ ਕੋ ਅਨੰਦ ਉਰ 'ਅੰਗਾਂ ਨੂੰ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਆਵਤੀ। 


397 





ਬੇਦਨ ਬਧੂਟੀ! ਛਬਿ ਸਭਿਨਿ ਕੀ ਲੂਟੀ 'ਵੇਦੀਆਂ ਦੀਆਂ ਇਸਤ੍ਰੀਆਂ ਨੇ। 


ਮਨੋ 
ਬਾਂਧਿ ਬਾਂਧਿ ਟੋਲੀ ਮੁਖ ਮੰਦ ਮੰਦਾ! 
ਗਾਵਤੀ। 

ਚੂਨਰੀ!' ਨਵੀਨ ਲਾਲ ਛੂਟੀ?, ਸੁਠ” 
ਮਾਲ ਗਰੇ“ 
ਬੇਦੀ" _ਧਰੇ? 


ਭਾਲ” ਪਰੀ _ਹੀਏ 


ਹੌਲੀ ਹੌਲੀ। 

'ਚੰਨੀਆਂ। “ਬੇਪਰਵਾਹੀ ਨਾਲ, ਢਿੱਲਾ ਛੱਡਕੇ 
ਪਹਿਨਣਾ। 'ਸੁੱਦਰ। “ਗਲ ਵਿੱਚ। 

'ਬਿੰਦੀ। “ਲਾਕੇ। “ਮੱਥੇ ਤੇ। 


'ਵੜੀਆਂ। “ਦਰਵਾਜਿਓਂ। “ਇਸਤੁੀਆਂ। 


'ਸਿਰ। 


'ਮੰਗਲ। “ਨਾਂਵਦੀ ਹੈ, ਭਾਵ ਈਸ਼ੂਰ ਨੂੰ ਪੂਜਕੇ 


ਪੁੱਤੁ ਦਾ ਮੰਗਲ ਮਨਾਂਦੀ ਹੈ। (ਅ) ਈਸ਼ ਦੇ ਪੁੱਤੁ 
ਗਣੇਸ਼ ਨੂੰ। 
ਸ਼ਹਿਰ ਦੇ। 


ਖਾਲੀ ਨਹੀਂ ਮੋੜਦੀ। 


'ਆਦਰ ਨਾਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਆਏ ਬੇਦੀ ਸਭਿ ਕੋਊ ਰਿਦੇ ਹਰਖਾਇ 
ਕੈ। 

ਬੋਲਿ ਕੈ ਬਦਨ! ਨਿਜ ਸਸੁਰੇ?” ਸਦਨ 
ਸੁਧ ਭੇਜੀ' ਜਸਪਦ” ਏਕ ਮਾਨਵ 
ਪਠਾਇ ਕੈ। 

ਸੁਨੀ ਮਨ ਭਾਏ ਤਿਨ ਮੰਗਲ ਕਰਾਏ 


ਬਹੁ 
ਲੇਯ ਕੈ ਸਮਾਜ ਸਭਿ ਆਏ ਸੁਖ ਪਾਇ 
ਕੈ। 

ਮਿਲ 
ਸੁਲਤਾਨਪੁਰਿ 
-ਸੌਜ ਲੀਜੈ _ਸਰਸ? ਨ _ਦੀਜੀਏ 
ਭੁਲਾਇ ਕੈ ॥੧੦॥ 


ਵਿਚਾਰ _ਕਰਿ ਚਲੇ 


॥੧੧॥ 
'ਤਾਤ ਪਛਾਨਤਿ', ਭੇਦ ਲਖੈ ਨਹਿ 


398 





'ਮੁਖੋਂ। ਸਹੁਰੇ। 
ਖਬਰ ਘੱਲੀ। “ਛੇਤੀ। 


'ਤੇਰੀ (ਮਤਿ)। “ਸਦਾ ਅੰਵਾਣਾ ਵਰਗੀ। 


'ਪੁੱਤੂ ਹੀ ਸਮਝਦਾ ਹੈੱ। "ਤਲਵੰਡੀ ਦੇ ਰਾਜਾ 
ਰਾਇ ਬੁਲਾਰ ਜੀ ਦਾ ਸਿਦਕ ਅਸਾਂ ਲਈ ਸਿਖ੍ਯਾ 
ਦਾਤਾ ਹੈ, ਆਪ ਕਿਸ ਅਦਭੁਤ ਜੁਗਤੀ ਨਾਲ 
ਛੰਦ ੧੩ਵੇ' ਵਿਚ ਬਾਬਾ ਕਾਲੂ ਜੀ ਨੂੰ ਸਮਝਾ ਰਹੇ 
ਹਨ ਕਿ ਮੁਕਟ ਸਿਰ ਪਰ ਸ਼ੋਭਦਾ ਹੈ, ਪੈਰੀਂ 
ਵਾਲੇ ਦੀ ਅਯੋਗਤਾ ਹੈ, ਫੇਰ ਬਾਬੇ ਕਾਲੂ ਜੀ ਨੂੰ 
ਉੱਚਤਾ ਦਰਸਾਈ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 399 


ਦੁਖਤਿ ਮੋਹਿ ਕਰੈ”, ਬਿਨ ਜਾਨੀ2। 'ਗੁਨਾਹੀਂ ਮੈਨੂੰ ਕਰਦਾ ਹੈ। “ਜਾਣੇ ਬਿਨਾਂ। 
ਦਾਸ ਲਥੈ' ਤਿਹਕੋ: ਮਨ ਮੈ' ਗੁਰੂ ਜੀ ਨੂੰ। 

ਤਿਹੂੰ ਲੋਕਨ ਕੋ ਪਤਿ ਜੋ ਗਤਿਦਾਨੀ!। _ 'ਮੁਕਤੀ ਦਾਤਾ। 

ਹੋਤਿ ਰਿਦਾ ਮਮ ਰੰਜ ਸੁਨੇ 

ਬਚ ਫੇਰ ਕਰੋ ਨਹਿ ਐਸ ਬਖਾਨੀ। 

ਤੋਹਿ ਰਹਯੋ ਸਮਝਾਇ ਸਭੈ ਬਿਧਿ 

ਏਕ ਭੀ ਬਾਤ ਨਹੀਂ ਮਨ ਮਾਨੀ” 

॥੧੨॥ 

ਕਾਲੂ ਬਖਾਨਤਿ “ਰਾਇ ਸੁਨੋ ! 

ਤੁਮੈਂ ਈਸੁਰ ਕੇ ਸਮ ਜਾਨਤਿ ਹੋ] 

ਬੈਸ ਵਡੀ ਪੁਰਿ ਕੇ ਪਤਿ ਰਾਵਰਿ ।ਉਮਰ। 

ਆਦਰ ਮਾਨ ਪਛਾਨਤਿ ਹੋ'। ”! 'ਇਥੋ' ਰਾਇ ਬੋਲਿਆ:- 
“ਆਦਰ ਔਰਨ ਬਾਤਨ ਕੋ 

ਸੁਨਿ ਕਾਲੂ ! ਮੈ' ਹੀਨਤ! ਮਾਨਤਿ ਹੋਂ] _ 'ਨਿਰਾਦਰੀ। 

ਸੀਸ ਕਿਰੀਟ ਸੁਹਾਵਤਿ ਹੈ 

ਪਗ ਪਾਵਤਿ, ਮੁਢ ਮੈਂ ਠਾਨਤਿ ਹੋਂ?” 'ਮੁਕਟ ਸਿਰ ਤੇ ਹੀ ਸੋੱਹਦਾ ਹੈ, ਪੈਰਾਂ ਵਿੱਚ 





॥੧੩॥ ਮੁਕਟ ਜੋ ਰੱਖੇ ਉਸ ਨੂੰ ਮੈ' ਮੂਰਖ ਸਮਝਦਾ ਹਾਂ। 


ਦੋਹਰਾ: ਕਾਲੂ ਜੀ ਕਹਿੰਦੇ ਹਨ। 
! “ਅਬਕੋ ਕਹਿਬੋ ਬਖਸ਼ਿਯੈ, ਬਹੁਰਿ ਨ 

ਕਰੋ ਉਚਾਰਿ। 

ਵਿਸਰਿ ਜਾਤਿ ਮਮ ਰਿਦੇ ਤੇ, ਰਾਖੋੱ 

ਅਬੈ ਸੰਭਾਰਿ” ॥੧੪॥ 

ਸਰਠਾ: 

: “ਹੋ ਬਖਸ਼ਨ ਕੋ ਕੌਨ, ਬਖਸ਼ਨ 
ਉਚਿਤ£ ਸੁ ਬਖਸ਼ਈ। 

ਸੁਤ ਨਾਨਕ ਤੁਝ ਭੌਨ! ਬਿਨ ਬਖ਼ਸ਼ਨ? 'ਤੇਰੇ ਘਰ। ”ਨਾ ਬਖਸ਼ਣੇ ਜੋਗ ਨੂੰ। 
ਬਖ਼ਸ਼ੇ ਸਦਾ ॥੧੫॥ 

ਸ੍ਰੈਯਾ: 

ਜਾਹੁ ਅੰਬੈ ਹਮਰੀ ਦਿਸ਼ ਤੇ 

ਕ੍ਰਿਤ' ਬੰਦਗੀ ਨਾਨਕ ਚੰਦ ਅਗਾਰੀ। __ 'ਕਰਨੀ। 

ਹਾਸਲ ਹੋਇ ਮੁਰਾਦ ਤੁਮਾਰ 

ਖ਼ੁਦਾਇ ਕਰੈ ਸਭਿ ਕਾਰ' ਸਵਾਰੀ। 'ਪਾ:-ਸ਼ੁਭ ਕਾਜ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 400 


ਸ਼ੂਮਤਾ ਖੋਇ, ਉਦਾਰਤਾ ਧਾਰਿ 

ਕਰੋ ਉਪਬਯਾਹ' ਸੁ ਕੀਰਤਿ ਕਾਰੀ। 'ਸ਼ਾਦੀ। 

ਮੋਹਿ ਨਿਕੇਤ' ਤੇ ਚਾਹਿ ਸੁ ਲੇਵਹੁ ਮੇਰੇ ਘਰੋਂ। 

ਹੈਂ _ਸਿਵਕਾ! ਰਥ 'ਔ ਧਨ ਭਾਰੀ? 'ਪਾਲਕੀ। 

॥੧੬॥” 

“ਸ੍ਰੀ ਗੁਰੂ ਜੀ ਦੇ ਵਿਆਹ ਸਮੇ' ਬਹੁਤੇ ਸਾਜੋ ਸਾਮਾਨ ਹੋਣ ਬਾਬਤ ਕਈ ਅਨਜਾਣਾਂ ਨੇ ਸ਼ੰਕਾ ਕੀਤਾ ਹੈ 
ਕਿ ਬਾਬਾ ਕਾਲੂ ਜੀ ਤਾਂ ਮਾਮੂਲੀ ਪਟਵਾਰੀ ਸਨ। ਪਰ ਉਨ੍ਹਾਂ ਨੇ ਹੇਠ ਲਿਖੀਆਂ ਗੱਲਾਂ ਵੱਲ ਧਿਆਨ 
ਨਹੀਂ ਦਿੱਤਾ ਕਿ ਪਟਵਾਰੀ ਅੱਜ ਕਲ ਦਾ ਹੋਰ ਸ਼ੈ ਹੈ ਤੇ ਤਦੋ` ਦਾ ਹੋਰ ਸੀ, ਅਤੇ ਪਰਗਣੇ ਤੇ 
ਜਗੀਰਦਾਰਾਂ ਦਾ ਨਿਜ ਦਾ ਪਟਵਾਰੀ ਸਾਰੇ ਪਿੰਡਾਂ ਦਾ ਕਾਰਦਾਰ ਬੀ ਹੁੰਦਾ ਸੀ, ਅਜੇ ਤਕ ਬੀ ਲਹਿੰਦੇ 
ਵਲ ਕਿਤੇ-ਕਿਤੇ ਨਿਜ ਦੇ ਪਟਵਾਰੀ ਰਈਸਾਂ ਦੇ ਹਨ, ਜੋ ਮਾਨੋ ਵਜ਼ੀਰੀ ਕਰਦੇ ਹਨ। ਸੋ ਮਹਿਤਾ 
ਕਾਲੂ ਜੀ ਰਾਇ ਬੁਲਾਰ ਦੇ ਸਾਰੇ ਤੱਪੇ ਦੇ ਕਾਰਦਾਰ ਸਨ। ਦੂਜੇ-ਕਾਲੂ ਜੀ ਇਕ ਖਾਨਦਾਨੀ ਸੂਰਜ 
ਬੰਸੀ ਖੱਤਰੀ ਸਨ, ਉਨ੍ਹਾਂ ਦਾ ਆਪਣਾ ਗੁਜ਼ਾਰਾ ਭੀ ਕਾਫੀ ਸੀ। ਫੇਰ ਨਗਰੀ ਦੇ ਰਾਜੇ ਦਾ “ਸੋਦਰ ਸਮ 
ਕਾਲੂ ਸੰਗ ਪਯਾਰੂ ` ਬੀ ਕਵੀ ਜੀ ਲਿਖ ਆਏ ਹਨ। ਫੇਰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਦ ਅਵਤਾਰ 
ਪ੍ਰਗਟ ਹੋਇਆ ਤਾਂ ਬਾਲ ਅਵਸਥਾ ਤੋ ਹੀ ਰਾਇ ਬੁਲਾਰ ਦਾ ਸਿਦਕ ਅੱਲਾ ਦੇ ਰਸੂਲ ਜੇਹਾ ਸਤਿਗੁਰੂ 
ਨਾਨਕ ਦੇਵ ਜੀ ਪੁਰ ਪੱਕਾ ਹੋ ਗਿਆ ਸੀ ਜੋ ਓਸ ਦੀ ਜ਼ਬਾਨੀ ਇਸੇ ਅਧਯਾਯ ਦੇ ੧੨ਵੇਂ ਛੰਦ ਵਿਚ 
ਕਵਿ ਜੀ ਨੇ ਦਰਸਾਇਆ ਹੈ। ਐਸੇ ਸਾਦਕ ਰਾਜੇ ਨੇ ਆਪਣੇ ਪਿਆਰੇ ਸਤਿਗੁਰੂ ਲਈ ਸ਼ਾਦੀ ਸਮੇ 
ਆਪਣੇ ਸਾਰੇ ਰਾਜਸੀ ਸਾਜੋ-ਸਮਾਨ ਬਾਬੇ ਕਾਲੂ ਜੀ ਦੇ ਹਾਜ਼ਰ ਕੀਤੇ ਦੱਸੇ ਹਨ, ਜੋ ਇਸ ੧੭ਵੇ' ਛੰਦ 
ਤੋ” ਪੁਗਟ ਹਨ। ਅਜੇ ਅੱਗੇ ਫੇਰ ਜਨੇਤ ਨੇ ਸੁਲਤਾਨਪੁਰ ਜਾਣਾ ਹੈ ਜਿੱਥੇ ਨਵਾਬ ਦੌਲਤਖਾਨ ਲੋਦੀ 
ਨੇ ਆਪਣੇ ਰਾਜਸੀ ਸਾਮਾਨ ਜਨੇਤ ਵਾਸਤੇ ਪੇਸ਼ ਕਰਨੇ ਹਨ, ਵੇਖੋ ਇਸੇ ਅਧਯਾਯ ਦਾ ੪੧, ੪੨ 
ਛੰਦ। ਕੁਤਰਕ ਕਰਨ ਵਾਲਿਆਂ ਨੇ ਇਹ ਨਹੀਂ ਵਿਚਾਰਿਆ ਕਿ ਕਵਿ ਜੀ ਸਾਜੋ ਸਮਾਨ ਭਾਰੀ ਹੋਣ ਦਾ 
ਪਤਾ ਆਪ ਦੇ ਰਹੇ ਹਨ। 

ਲੀਨੇ ਤੁਰੰਗਮ! ਭੂਖਨ ਸੰਜੁਤਿ? 'ਘੋੜੇ। “ਸਮੇਤ। 

ਸੁੰਦਰ ਜ਼ੀਨ ਜਿਨੈ ਛਬਿ ਛਾਈ। 

ਸਯੰਦਨ' ਐਔ ਸਕਟੇ? ਸ਼ੁਭ ਸਾਜਿ ਕੈ ___'ਰਥ। “ਗੱਡੇ। 

ਤੰਬੂ ਕਨਾਤ ਲਏ ਸਮੁਦਾਈ। 

ਕਾਲੂ ਨ ਲੇਵਤਿ ਹੈ ਧਨ ਹਾਥ ਮੈ 

ਭੂਪਤ ਦੇਤਿ ਭਯੋ ਬਰਿਆਈ'। 

ਬੰਦਨ ਕੋ ਕਰਿ ਹੋਇ ਬਿਦਾ 

॥੧੭॥ 

ਮਾਨਵ ਭੇਜ ਬੁਲਾਇ ਪਠੇ ਸਭਿ 

ਹੈੱ' ਪੁਰਿ ਮੈ ਰਹਿਂ ਬੇਦੀ ਜੁ ਗਯਾਤੀ। 

ਦੇ ਸਨਮਾਨ ਬਖਾਨ ਕੀਯੋ 

“ਮਨ ਜਾਨਹੁ ਬੰਸ ਹਮਾਰ ਹੈ ਖਯਾਤੀ'। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 401 


ਸੋ ਪਟਵਾਰੀ ਰੰਧਾਵਨ ਕੋ 

ਜਿਨ ਕੇ ਬਹੁ ਗ੍ਰਾਮ ਹੈ' ਦੀਰਘ! ਜਾਤੀ। _'ਵਡੀ। 
ਭੂਰ/ ਕਰੋ ਮਿਲਿ ਕੈ ਜਸੁ ਪਾਵਨ” 'ਬਹੁਤ। “ਪਵਿੱਤ੍ਰ। 
ਜੇ ਜਗ _ ਮੈ ਸ਼ੁਭ ਰੀਤਿ ਸੁਹਾਤੀ 
॥੧੮॥ 

ਦੋਹਰਾ: 

ਇਕ ਮੇਰੀ ਤੁਮ ਨਹਿਂ ਲਖੋ, 

ਹੈ ਸਭਿ ਹੀ ਕੀ ਲਾਜ। 
ਗਮਨਹੁ ਅਬਹਿ ਬਿਲੋਬ ਤਜਿ2, 

ਸੁੱਦਰ ਸਾਜਹੁ ਸਾਜ” ॥੧੯॥ 

ਸੁਨਿ ਸ਼੍ਰੋਨਨ ਬੇਦੀ ਸਭੈ, 

ਬਾਨੇ! ਭਲੇ ਬਨਾਇ। 

ਲੇ ਧਨ ਨਿਜ ਨਿਜ ਧਾਮ ਤੇ, 

ਚਲੇ ਚਤੁਰ ਚਿਤ ਚਾਇ ॥੨੦॥ 





'ਕੰਬਣਾ। ?ਬਹੁੱਟੇ। 
ਮੁਖ ਮੰਡਲ ਸੁੰਦਰ ਕੋ ਦਰਸਾਵੈ'। 
ਮਾਲ ਬਿਸਾਲ? ਭਲੇ ਗਰ ਧਾਰਿ 'ਆਲਾ। “ਬੜੀ। 
ਅਮੋਲ ਦੁਕੂਲ' ਲੀਏ ਮਨ ਭਾਵੈ'। 'ਦੁਪੱਟੇ। 
ਸੀਸਨ ਪੈ ਸਿਰਪੇਚ' ਬਧੇ ਚੀਰੇ, ਦਸਤਾਰ। 
ਧਰਿ ਕੈ ਕਲਗੀ ਅਧਿਕਾਇ ਸੁਹਾਵੈ' 
॥੨੧॥ 
ਦੋਹਰਾ: 'ਬਾਂਕੇ ਜੁਵਾਨ। 
ਛੈਲ' ਛਬੀਲੇ ਛਬਿ ਭਰੇ, 
ਛਾਪਾ ਛਲਾਯਨ? ਹਾਥ। 'ਮੁੰਦਰੀ। ਛੱਲੇ। 
ਸਜਿ ਸਜਿ ਬਾਹਨ!' ਆਪਨੇ, /ਅਸਵਾਰੀਆਂ। 
ਭਏ ਬਰਾਤੀ ਸਾਥ ॥੨੨॥ 
ਕਬਿੱਤ: 'ਰਥਾਂ। “ਘੋੜਿਆਂ। “ਗਡਿਆਂ। 
ਸਯੰਦਨ' ਤੁਰੰਗਮ?” ਸਕਟ” ਪੈ ਅਰੁਢੇ 


ਕੇਊ ਜਰੀ! ਸੰਗਿ ਜਰੇ ਰਾਜੈਂ? ਆਰਨ” 'ਤਿੱਲੇ। 'ਪੁਕਾਸ਼ਦੇ ਹਨ। “ਲਾਲ (ਕਪੜੇ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 402 


ਉਛਾਰਿਹੀਂ। 

ਬਾਰਬਧੁ ਬ੍ਰਿੰਦ' ਸੰਗਿ ਗਮਨੀ ਉਮੰਗਿ 'ਸਮੂਹ।੧%ਇਹ ਗ੍ਰੰਥ ਨਾਨਕ ਪੁਕਾਸ਼ ਤੋਂ 

ਮਨਾ” ਲਗਭਗ ੨੫ ਯਾ ੩੦ ਵਰ੍ਹੇ ਪਹਿਲੇ ਲਿਖਿਆ 
ਗਿਆ ਹੈ। 





“ਨੱਚਣਹਾਰੀ ਦੇ ਨਾਚ ਦਾ ਜੋ ਜ਼ਿਕਰ ਇਸ ਅਧਯਾਯ ਵਿਚ ਆਇਆ ਹੈ ਇਸ ਦੀ ਵੀਚਾਰ ਸਾਨੂੰ ਕਵਿ 
ਜੀ ਦੇ ਦੱਸੇ ਆਪਣੇ ਗੰਥ ਲਿਖਣ ਦੇ ਸੋਮਿਆਂ ਵੱਲ ਲੈ ਜਾਂਦੀ ਹੈ, ਜਿਨ੍ਹਾਂ ਦਾ ਪਤਾ ਆਪ ਨੇ ਅਧਯਾਯ 
੩੭ ਅੰਕ ੬੫ ਤੋ ੭੧ ਵਿਚ ਆਪ ਦਿੱਤਾ ਹੈ। (ਦੇਖੋ ਪਸਤਾਵਨਾ ਦਾ ਪੰਨਾ ੧੬੦)। ਵਾਰਾਂ ਭਾਈ 
ਗੁਰਦਾਸ ਤੇ ਜਨਮਸਾਖੀ ਭਾਈ ਮਨੀ ਸਿੰਘ ਤੇ ਹਕੀਕਤ ਰਾਹ ਮੁਕਾਮ ਅਤੇ ਉਪਰ ਦੱਸੇ ੩੭ਵੇ' 
ਅਧਯਾਯ ਦੇ ਆਦਿ ਦੇ ਛੰਦਾਂ ਦੇ ਪੜ੍ਹਨ ਤੋਂ ਇਹ ਵੀ ਪਤਾ ਲਗਦਾ ਹੈ ਕਿ ਆਪਦੇ ਪਾਸ ਇਕ ਜਨਮ 
ਸਾਖੀ ਹੈਸੀ ਜੋ ਭਾਈ ਬਾਲੇ ਵਾਲੀ ਬਜਾਸਾ ਵਿਚ ਡੋਬਕੇ ਹਿੰਦਾਲੀਆਂ ਨੇ ਉਸੇ ਦੇ ਅਧਾਰ ਤੇ ਲਿਖੀ ਹੈ 
ਤੇ ਓਸ ਵਿਚ ਮਿਲਾਵਟਾਂ ਪਾਈਆਂ ਹਨ, ਜਿਸਨੂੰ ਕਵੀ ਜੀ ਖੀਰ ਵਿਚ ਮੱਖੀ ਕਹਿੰਦੇ ਹਨ। ਕਵਿ ਜੀ 
ਅਪਣਾ ਮਨੋਰਥ ਦੱਸਦੇ ਹਨ ਕਿ ਮੈ ਖੀਰ ਸ਼ੁਧ ਕਰਨਾ ਹੈ। ਇਨ੍ਹਾਂ ਸਾਰੇ ਸੋਮਿਆਂ ਵਿਚ ਅਰਥਾਤ 
ਭਾਈ ਮਨੀ ਸਿੰਘ ਦੀ ਸਾਖੀ, ਭਾਈ ਗੁਰਦਾਸ ਜੀ ਤੇ ਹਿੰਦਾਲੀਆਂ ਦੀ ਘੜੀ ਬਾਲੇ ਵਾਲੀ ਆਮ 
ਮਿਲਦੀ ਸਾਖੀ ਵਿਚ ਵਯਾਹ ਦੇ ਪੁਸੰਗ ਵਿਚ ਨੌੰਚਣ ਵਾਲੀ ਦਾ ਕਿਤੇ ਜ਼ਿਕਰ ਨਹੀਂ ਆਯਾ। ਇਸ ਤੋ 
ਹੁਣ ਸਿੱਟੇ ਦੋ ਨਿਕਲਦੇ ਹਨ ਕਿ ਯਾ ਤਾਂ ਇਹ ਪ੍ਰਸੰਗ ਕਵਿ ਜੀ ਨੇ ਕੋਲੋ ਪਾਯਾ ਹੈ, ਯਾ ਕਿਸੇ ਹੋਰ 
ਲਾਯਕ ਪਰ ਨਾਚ ਰੰਗ ਦੇ ਸ਼ੌਕੀਨ ਕਵਿ ਨੇ ਆਖੇਪ ਕੀਤਾ ਹੈ, ਅਰਥਾਤ ਕੋਲੋ' ਘੜਕੇ ਵਿਚ ਚਾਲਾਕੀ 
ਨਾਲ ਮਿਲਾ ਦਿੱਤਾ ਹੈ। ਕਵਿ ਸੰਤੋਖ ਸਿੰਘ ਜੀ ਦੀ ਇਸ਼ਟਾਪਤੀ, ਸਾਖੀਆਂ ਨੂੰ ਸ਼ੁੱਧ ਕਰਨ ਦਾ 
ਮਨੋਰਥ ਦੱਸਣਾ, ਉਨ੍ਹਾਂ ਦਾ ਆਪਣਾ ਜੀਵਨ ਨਾਮ ਜਪਣ ਵਾਲਾ, ਭਗਤੀ ਭਾਵ ਵਾਲਾ, ਗਯਾਨ ਵਾਲਾ 
ਹੋਣਾ, ਉਨ੍ਹਾਂ ਦਾ ਉਚੇ ਇਖ਼ਲਾਕ ਦਾ ਗੁਣ ਕੱਥਕ ਹੋਣਾ ਅਨੁਮਾਨ ਦੇਂਦਾ ਹੈ ਕਿ ਇਹ ਜ਼ਿਕਰ ਉਨ੍ਹਾਂ 
ਨਹੀਂ ਪਾਯਾ, ਇਹ ਕਿਸੇ ਦਰਬਾਰੀ ਸ਼ੌਕੀਨ ਕਵਿ ਦਾ ਆਖੇਪ ਹੈ। ਜੇ ਵਿਚਾਰ ਲਈ ਇਹ ਮੰਨ ਲਿਆ 
ਜਾਵੇ ਕਿ ਕਵਿ ਜੀ ਦਾ ਆਪਣਾ ਹੀ ਲਿਖਿਆ ਹੈ ਤਾਂ ਇਹ ਗਲ “ਇਤਿਹਾਸਕ ਵਾਕਿਆ” ਨਹੀਂ ਬਣ 
ਸਕਦੀ, ਕਿਉਕਿ ਪੁਰਾਤਨ ਜਨਮ ਸਾਖੀ ਜੋ ਹੁਣ ਛਪ ਚੁਕੀ ਹੈ ਤੇ “ਖਾਲਸਾ ਸਮਾਚਾਰ? ਦੇ ਦਫਤਰੋੱ 
ਮਿਲਦੀ ਹੈ; (ਵਲੈਤ ਤੇ ਹਾਫਜ਼ਾਬਾਦ ਵਾਲੀ), ਬਾਲੇ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਦੀ 
ਜਨਮ ਸਾਖੀ, ਭਾਈ ਗੁਰਦਾਸ ਦੀਆਂ ਵਾਰਾਂ, ਮਹਿੰਮਾ ਪੁਕਾਸ਼'' ਕਿਸੇ ਵੀ ਪੁਰਾਣੇ ਗੁੰੱਥ ਵਿਚ ਇਸ 
ਦਾ ਜ਼ਿਕਰ ਨਹੀਂ ਆਯਾ; ਉਤਾਰਧ ਅਧਯਾਯ ੪੨ ਅੰਕ ੨੮ ਵਿਚ ਕਵਿ ਜੀ ਆਪ ਸਤਿਗੁਰ ਦੇ 
ਮੁਖਾਰਬਿੰਦ ਤੋਂ ਉਚਰਵਾਉਦੇ ਹਨ ਕਿ ਵੇਸ਼ਵਾ ਦਾ ਦਰਸ਼ਨ ਕਰਨਾ ਬੀ ਨਾ ਚਾਹੀਏ ਤਾਂਤੇ ਸਪਸ਼ਟ ਹੈ 
ਕਿ ਇਹ ਗੱਲ ਇਤਿਹਾਸਕ ਵਾਕਿਆ ਨਹੀਂ ਹੈ। ਪੁਰਾਤਣ ਜਨਮ ਸਾਖੀ ਤੋ ਤਾਂ ਪਤਾ ਲਗਦਾ ਹੈ ਕਿ 
ਵਯਾਹ ਬਚਪਨ ਵਿਚ-ਜਦੋ' ਕਿ ਆਪ ਤਲਵੰਡੀ ਸਨ-ਹੋ ਗਿਆ ਸੀ, ਕਿਉਕਿ ਸੁਲਤਾਨਪੁਰ ਨੂੰ 
ਟੁਰਨ ਵੇਲੇ ਸ਼੍ਰੀ ਸੁਲੌਖਣੀ ਜੀ ਆਪਣੇ ਨਾਲ ਟੁਰਨ ਲਈ ਬੇਨਤੀ ਕਰਦੇ ਹਨ। ਭਾਈ ਮਨੀ ਸਿੰਘ ਜੀ 
ਬੀ ਵਿਵਾਹ ਇਸੇ ਉਮਰੇ ਲਿਖਦੇ ਹਨ। ਤਲਵੰਡੀ ਦਾ ਰਾਇ ਬੁਲਾਰ ਗੁਰੂ ਜੀ ਦੇ ਬਚਪਨ ਵਿਚ ਹੀ 
ਕ੍ਰਿਸ਼ਮੇ ਦੇਖ ਕੇ ਮੁਰੀਦ ਹੋ ਚੁਕਾ ਸੀ, ਤੇ ਧਰਮ ਤੇ ਇਖ਼ਲਾਕ ਵਾਲਾ ਬੰਦਾ ਸੀ, ਉਸ ਦੇ ਦਰਬਾਰ 
ਵਿਚ (ਜਿੰਨਾਂ ਕੁਛ ਉਹ ਸੀ), ਨਾਚ ਰੰਗ, ਸ਼ਰਾਬਾਂ, ਤਮਾਸ਼ੇ ਨਹੀਂ, ਸਨ, ਜਿਸ ਤੋ ਅਗ਼ਲਬ ਹੋ ਸਕੇ 
ਕਿ ਨਾਲ ਨਚਣੀਆਂ ਵੀ ਦੇ ਦਿੱਤੀਆਂ ਹੋਣ। ਉਹ ਇਖ਼ਲਾਕੀ ਤੇ ਧਰਮੀ ਹੋ ਚੁਕਾ ਬੰਦਾ ਹੋਰ ਮੱਦਦ 
ਵਿਆਹ ਵਿਚ ਦੇਂਦਾ ਹੈ, ਪਰ ਇਹ ਮਦਦ ਨਹੀਂ ਦੇ ਸਕਦਾ ਸੀ ਅਤੇ ਨਾ ਹੀ ਕੋਈ ਹੋਰ ਇਹ ਖੁਲ੍ਹ 
ਲਵੇ ਤਾਂ ਖੁਲ੍ਹ ਦੇ ਸਕਦਾ ਸੀ। ਤਾਂਤੇ ਦਲੀਲ ਦੇ ਵਾਕਿਆਤ ਇਹੋ ਸਿੱਧ ਕਰਦੇ ਹਨ ਕਿ ਇਹ ਗਲ 
“ਇਤਿਹਾਸਕ ਵਾਕਿਆ? ਨਹੀਂ, ਹੈ। 

ਫਿਰ ਅਸੀਂ ਜੇ ਗੁਰੂ ਜੀ ਦੇ ਉਪਦੇਸ਼, ਉਨ੍ਹਾਂ ਦੇ ਸੁਭਾਵ ਤੇ ਉਚਾਰੇ ਵਾਕਾਂ ਵੱਲ ਆਵੀਏ ਤਾਂ ਵੀ ਇਹੋ 
ਉਗਾਹੀ ਮਿਲਦੀ ਹੈ ਕਿ ਇਹ ਗਲ ਹੋ ਨਹੀਂ ਸਕਦੀ। ਜਿਨ੍ਹਾਂ ਨੇ ਬਚਪਨ ਵਿਚ ਹੀ ਪੱਟੀ ਉਚਾਰੀ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 403 





ਦੰਭ ਦਿਖਾਵੇ ਦੇ ਵਿਰੁੱਧ ਵਾਕ ਕਹੇ, ਆਤਮਕ ਜੰਵ ਦਾ ਆਦਰਸ਼ ਵਰਣਨ ਕੀਤਾ, ਵੈਰਾਗ ਤੇ 
ਪਰਵੈਰਾਗ ਦੇ ਸ਼ਬਦ ਉਚਾਰੇ, ਜੋ ਉਚੇ ਆਤਮ ਰਸਾਂ ਦੇ ਸੰਗੀਤ ਗਾਉ” ਰਹੇ ਸਨ, ਓਹ ਕਦ ਆਗਯਾ 
ਦੇਂਦੇ ਸੇ ਕਿ ਵਯਾਹ ਨਾਲ ਤਾਇਫੇ ਜਾਣ। ਫਿਰ ਉਨ੍ਹਾਂ ਦੀ ਆਪਣੀ ਰਾਇ ਉਨ੍ਹਾਂ ਦੇ ਉਚਾਰੇ ਵਾਕ 
ਨਾਚ ਰੰਗ ਤਮਾਸ਼ਿਆਂ ਤੇ ਵਿਭਚਾਰੀ ਗੱਲਾਂ ਬਾਬਤ ਸਾਡੇ ਪਾਸ ਮੌਜੂਦ ਹਨ। ਆਪ ਉਚਾਰਦੇ ਹਨ: 
ਪੁਨਾ -ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ ॥ਪਰ ਪਿਰ ਰਾਤੀ ਖਸਮੁ ਵਿਸਾਰਾ ॥ਜਿਉ ਬੇਸੁਆ 
ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥੫॥ ।ਮਾਰੂ ਮਹਲਾ ੧ 

ਪੁਨਾ -ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥ 

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥।ਸਿਰੀ ਰਾਗ ਮਹਲਾ ਪਹਿਲਾ 

ਕਵਿ ਸੰਤੋਖ ਸਿੰਘ ਜੀ ਬੀ ਆਪਣੀ ਰਾਇ ਵੇਸਵਾਪਰ ਪੂਰਬਾਰਧ ਦੇ ੪੭ਵੇ' ਅਧਯਾਯ ਦੇ ੨੬ਵੇ' ਅੰਕ 
ਵਿਖੇ ਸੰਗਲਾਦੀਪ ਦੀਆਂ ਵੇਸ਼ਵਾ ਦੇ ਨਾਚ ਪਰ ਸਤਿ ਰਸ਼ੈ ਗੁਰੂ ਜੀ ਦੀ ਜ਼ਬਾਨੀ ਪ੍ਰਗਟ ਕਰਦੇ ਹਨ = 
ਚੌਪਈ: 

ਦੁਰਗੰਧ ਕੋ ਬਾਸਨ ਹੈ ਦੇਹੀ। ਇਨਹਿ ਸਪਰਸ਼ੈ ਹੂੰ ਜੁ ਸਨੇਹੀ। 

ਇਹ ਠਾਂ ਜਨਮ ਭ੍ਰਿਸ਼ਟ ਤਿਨ ਕੇਰਾ। ਮੁਏ ਨਰਕ ਮਹਿ' ਜਮ ਨੈ ਗੇਰਾ ॥੨੬॥ 

ਜਦੋ' ਨਚਣਹਾਰੀ ਦਾ ਨਾਚ ਆਉਂਦਾ ਹੈ ਤਾਂ ਲੇਖਕ ਜੀ ਨੇ ਗਰੂ ਜੀ ਨੂੰ ਅਸੰਗ ਦਸਿਆ ਹੈ, ਜੋ ਉਸਦੇ 
ਅੰਦਰ ਗੁਰੂ ਜੀ ਦੀ ਉੱਚਤਾ ਦਾ ਲਖਾਯਕ ਹੈ। ਦੇਖੋ ਅਧਯਾਯ ੨੨ ਅੰਕ ੫੦ ਇਸੇ ਪੂਰਬਾਰਧ ਦਾ। 
ਅੰਗਨ _ ਸ਼ੰਗਾਰਕੈ _ ਅਨੈਗ _ਮਾਨ_'ਕਾਮ ਦਾ ਬੀ ਮਾਨ ਉਤਾਰ ਰਹੀਆਂ ਹਨ। 
ਟਾਰਿਹੀ”। 

ਬਾਦਿਤ _ਬਜਾਨ _ ਹਾਰ! _ ਕੌਤਕ? 'ਵਾਜੇ ਵਜਾਣ ਵਾਲੇ। 'ਤਮਾਸ਼ੇ। 

ਕਰਨਹਾਰ 


ਭਾਰ ਕੇ ਉਚਾਰਨਹਾਰ'ਤਯਾਰ ਭੇ ਅਪਾਰ 'ਚੁੱਕਣ ਵਾਲੇ। 
ਹੀ। 
ਧਰੇ ਹੈ” ਤੁਖਾਰ' ਪਰ ਦੀਰਘ ਦਮਾਮੇ2 'ਉਠ। ”ਨਗਾਰੇ। 


ਬਹੁ 

ਸਾਜੈਂ ਸ਼ਭ ਰਾਜੈਂ? ਬਾਜੈ' ਡੱਕ ਇਕਬਾਰ “ਬਿਰਾਜੇ ਹਨ। “ਵਜਦੀ ਹੈ ਚੋਬ ਇਕੋ ਵਾਰੀ। 
ਹੀ? ॥੨੩॥ (ਅ) ਵਜਦੇ ਹਨ ਦਮਾਮੇ ਤੇ ਨਗਾਰੇ ਇਕੱਠੇ। 
ਦੋਹਰਾ: 'ਇਸਤ੍ਹੀਆਂ। 

ਬੇਦਿਯਨਿ ਕੀ ਬਰ ਸੁੰਦਰੀ' ਮਧੁਰ 

ਮਧੁਰ ਸੁਰ ਗਾਇ। 

ਸਰਸਤਿ' ਹਰਖਤਿ” ਉਰ ਵਿਖੈ, ਮੁਰੀ 'ਖਿੜਦੀਆਂ ਹਨ। 'ਖੁਸ਼ ਹੁੰਦੀਆਂ ਹਨ। 
ਬਰਾਤ ਚਢਾਇ ॥੨੪॥ 

ਕਬਿੱਤ: 'ਸਵਾਰ। 

ਭਯੋ ਹੈ ਅਰੂਢ' ਕਾਲੂ, ਲੀਨੋ ਧਨ ਲਾਲੂ 

ਬਹੁ 

ਤਜੀ ਤਲਵੰਡੀ, ਪਦ! ਪੰਥ” ਵਿਖੈ ਪਾਏ 

ਹੈਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਲੀਨੇ ਧਨ ਰਾਮਾ, ਸੁਤ! ਕਿਸ਼ਨਾ ਸੁ 
ਨਾਮਾਂ ਜਿਹ 

ਧਰੇ ਉਰ ਚਾਹਿ ਸੁਲਤਾਨਪੁਰਿ ਧਾਏ 
ਹੈਂ। 

ਸਭੈ ਦਿਨ ਜਾਹਿ ਚਲੇ ਡੇਰਾ ਰੈਨ! 
ਮਾਂਹਿ 

ਬਿਧਿ ਐਸੀਏ ਚਲਤਿ ਧਾਮ ਨਾਨਕੀ ਕੇ 
ਆਏ ਹੈ'। 

ਆਨੰਦ ਉਦਧਿ' ਮਿਲਿ ਕੇਲ ਕਰੈ” ਮੀਨ 
ਜਿਵ? 

ਨਾਨਕ ਸਪੂਤ ਭਯੋ, ਭਏ ਮਨ ਭਾਏ ਹੈ' 
॥੨੫॥ 

ਆਨਿ ਕੇ ਜੈਰਾਮ ਸਨਮਾਨ! ਕੀਨੋ 
ਸਭਿਨਿ ਕੋ 

ਯਥਾ ਯੋਗ ਥਾਨ ਦੀਨੋਂ ਡੇਰਾ ਕਰਿਵਾਇ 
ਕੈ। 


ਤਨੀਆ ਨਿਕਟਿ ਜਾਇ ਮਿਲਯੋ ਕਾਲੂ 
ਪਾਇ ਸੁਖ 

ਦਯੋ ਮਧੁਰਾਨਹਿ!' ਕੋ ਦਾਸ ਤੇ ਮੰਗਾਇ 
ਕੈ। 


ਹਰਿਖਾਇਕੈ ॥੨੬॥ 

ਸ਼ਰੋਨ ਸੁਖ ਕੰਦ? ਸੁਨਿ, ਆਏ 
ਜਗਬੰਦ” ਪੁਨ 

ਦੋਊ ਕਰ ਬੰਦਿ! ਪਦ ਬੰਦੇ ਸੀਸ ਨਾਯੋ 
ਹੈ2। 


404 





/ਪੁੱਤੂ। 'ਪਾ:-ਮਾਮਾ। 


'ਆਨੰਦ ਦੇ ਸਮੁੰਦਰ ਨੂੰ। ਅੱਛੀ ਵਾਂਡੂ। 


'ਗੱਡਿਆਂ ਦੇ। 

ਪੁੱਛੀ। “ਸੁੱਖ ਆਨੰਦ। 

'ਜਨੇਤ। 

'ਕੰਨੀ। ਭਾਵ ਗੁਰੂ ਜੀ। “ਜਗਤ ਦੇ ਬੰਦਨ ਜੋਗ 
(ਗੁਰੂ ਜੀ) ਆਏ। 


'ਜੋੜ ਕੇ। “ਚਰਨਾਂ ਪਰ ਮੱਥਾ ਟੇਕਿਆ (ਪਿਤਾ 
ਜੀ ਦੇ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਾਲੂ ਨੈ ਉਤਾਲ! ਲੀਨਿ ਅੰਕ” ਹਿਤ ਛੇਤੀ। “ਜੱਫੀ ਵਿਚ। 
ਨਾਲ 

ਭਯੋ ਪ੍ਰੀਤ ਮੈ ਬਿਸਾਲ ਨਿਜ ਗਰੇ ਸੋ 

ਲਗਾਯੋ ਹੈ। 

ਬੇਦੀ ਸਭਿ ਔਰ ਭਰੇ ਪ੍ਰੇਮ ਤਿੰਹ ਠੌਰ 

ਮਿਲੇ ਭਰਿ ਭਰਿ ਕੌਰ! ਉਰ ਭਾਰੀ ਸੁਖ 'ਜੱਫੀਆਂ। 
ਪਾਯੋ ਹੈ। 

ਸੁੰਦਰ ਕਿਸ਼ੋਰ ਲਖੈ' ਬੰਸ ਸਿਰਮੌਰ! 'ਸ਼ਿਰੋਮਣੀ। 
ਨਿਜ 

ਦੌਰ ਦੌਰ ਜਾਂ ਕੋ ਜਸੁ ਦੇਸ਼ ਦੇਸ਼ ਛਾਯੋ 

ਹੈ ॥੨੭॥ 


<< 


ਦਹਰਾ : 

ਕਮਲਨੈਨ ਕੋ ਧਨ ਜਿਤੋ, 

ਦੀਨੋ ਕਾਲੂ ਹਾਥ। 

ਸਭਿ ਲੇਖੇ ਕੀ ਗਾਥ ॥੨੮॥ 

ਸਰਠਾ: 

ਉਰ ਧਰਿ ਹਰਖ ਬਿਸਾਲ, 

ਕਾਲੂ ਬੋਲਯੋ ਬਚਨ ਤਬ। 
“ਖਰਚਨ ਕੋ ਅਬ ਕਾਲ, 

ਭਲਾ ਭਯੋ ਧਨ ਬਹੁ ਕਰਯੋ ` ॥੨੯॥ 
ਔਰ ਭੇਵ ਨਹਿੰ ਜਾਨਿ, 

ਏਕ ਦਰਬ' ਕੀ ਲਾਲਸਾ। 

ਯੋ ਨ ਕਰਹਿ ਪਹਿਚਾਨ, 
-ਕਰਤਾ ਹਰਤਾ ਜਗਤ ਕੋ- ॥ ੩੦॥ 
ਕਬਿੱਤ: 

ਨਾਨਾ ਬਿਧਿ ਭੋਜਨ ਕਰਾਇ ਕੈ 
ਜਿਮਾਇ' ਨਰ 

ਬਨਿਤਾ ਕੀ ਪਾਂਤਹਿਂ ਬਿਸਾਇ' ਹਿਤ 
ਖਾਨ ਕੋ। 

ਔਰ ਜੇ ਹੈੱ' ਊਚ ਨੀਚ ਸਭਿ ਕੋ ਅਹਾਰ 
ਦੀਨੇ 





405 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨੀਕੇ ਪਕਵਾਨ ਖਾਨ ਕੀਨੇ! ਸੁਖ ਮਾਨ 
ਕੇ?। 

ਚਤੁਰ ਬਰਨ ਕੇਰੇ ਘਰਨ ਘਰਨ ਫੇਰੇ 

ਤੂਰਨ ਨਰਨ ਪ੍ਰੇਰੇ' ਕਾਲੂ ਰੰਕ ਰਾਨ 
ਕੇ?। 

ਸਭਿਨਿ ਦਿਵਾਯੋ, ਉਤਸਾਹ ਯੌ ਬਢਾਯੋ 
ਅਤਿ 

ਵਡੋਂ ਜਸ ਛਾਯੋ ਬੀਚ ਪੁਰਿ ਸੁਲਤਾਨ ਕੇ 
॥੩੧॥ 

ਦੋਹਰਾ: 

ਬ੍ਰਿੰਦਾ ਮਧੁਰ ਪਕਵਾਨ ਕੋ2, ਸੀਸ 
ਨਰਨ ਧਰਿਵਾਇ। 

ਦੌਲਤ ਖਾਨ ਨ੍ਰਿਪਾਲ ਕੋ, ਦੀਨਿ ਜਰਾਮ 
ਸੁ ਜਾਇ ॥੩੨॥ 

ਸਰਠਾ: 

ਲਖਿ ਅਨੰਦ ਕੋ ਬ੍ਰਿੰਦ, ਬਦਯੋ! ਨਰਿੰਦ 
ਸੁ ਬਦਨ ਤੇ। 

“ਵਸਤੁ ਬਿਲੰਦੁ ਸੁਛੰਦ, ਮੋਹਿ ਨਰਨ ਤੇ 
ਚਹਿਤਿ ਲਿਹੁ` ॥੩੩॥ ” 

ਕਬਿੱਤ: 

ਬੋਲੇ! ਗੁਨ ਐਨ ਅਰਬਿੰਦ” ਸਮ ਨੈਨ” 
ਲੋਨੇ! ਜਾਂ ਕੇ ਅਵਿਲੋਕ ਕੋਨੇ ਮੈਨ 
ਬਿਨ ਮਾਨ ਕੇ”। 

ਭੌਨ! ਮੈ' ਬਸਾਇ” ਤਨ ਸਾਦਨ” ਮਲਾਇ 
ਸ਼ੁਭ ਗਾਇ ਗੀਤ ਅੰਗਨਾ!' ਬਨਾਇ 
ਬੈਨ? ਮਾਨ? ਕੇ'। 

ਵਡੀ _ਵਡਭਾਗਨਿ _ਸੁਹਾਗਨਿ ਸਪਤ 
ਮਿਲਿ 

ਅੰਗਨ ਮਲਤਿ' ਭਲੇ ਬੇਦੀ ਕੁਲ ਭਾਨੁ? 
ਕੇ। 

ਨਹਾਨ' ਪੁਨ ਕੀਨੋ, ਬਹੁ ਦੀਨਨਿ' ਕੋ 
ਦਾਨ ਦੀਨੋ 


406 





'ਖਾਧੇ। ਸੁਖ ਮੰਨਕੇ। 


'ਘੱਲੇ। “ਗ਼ਰੀਬ ਅਮੀਰ ਦੇ। 


'ਅੰਕ ੩੨ ਤੇ ੩੩ ਛਾਪੇ ਵਾਲੇ ਛੱਡ ਗਏ ਹਨ, 
ਲਿਖਤ ਦੇ ਨੁਸਖਿਆਂ ਵਿਚ ਇਹ ਛੰਦ ਦੋਵੇਂ 
ਹੈਨ। 

!ਸੱਦੇ। “ਕਵਲ। “ਅੱਖਾਂ। 


'ਸੁੰਦਰ। “ਭਾਵ ਗੁਰੂ ਜੀ ਦੇ ਨੈਣ। “ਜਿਨ੍ਹਾਂ ਦੇ 
ਅੱਖ ਦੇ ਕੋਨੇ ਦੇਖ ਕੇ ਕਾਮ ਦਾ ਮਾਨ ਹਟ ਜਾਵੇ। 
!ਘਰ। 2ਬਿਠਾਕੇ। “ਵਟਣਾ। 

'ਇਸਤ੍ੀਆਂ। “ਬਚਨ। ਆਦਰ ਦੇ। 'ਪਾ:-'ਬਾਨ 
ਕੇ'-ਬਾਣਾਂ ਵਰਗੇ ਬੈਨ। 


ਅੰਗਾਂ ਨੂੰ ਮਲਦੀਆਂ ਹਨ (ਵੱਟਣਾ)। “ਬੇਦੀ ਕੁਲ 
ਦੇ ਸੂਰਜ ਨੂੰ। 


'ਇਸ਼ਨਾਨ। 'ਪਾ:-ਦਿਜਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


407 





ਆਸਨ ਅਸੀਨੇ!, ਕੁਰਬਾਨ?” ਸੁਖਦਾਨ 'ਬੈਠੇ। “ਸਦਕੇ ਹੈ (ਕਵੀ)। 'ਸੁਖਾਂ ਦੇ ਦਾਤੇ ਦੇ। 


ਕੇ! ॥੩੪॥ 


ਬਨਯੋ ਮੁਖ ਚੰਦ ਕਲੰਕ ਬਿਨਾ ॥੩੫॥ 
ਭਰੀ ਸੁੰਦਰਤਾ ਬਹੁ ਸੀਸ ਕਿਰੀਟ 
ਸੁਹਾਵਤਿ ਲਾਲ ਜ਼ੁਨੀ ਸੁ ਹਰੀ”। 


ਹਰੀ ਲੋਕਨ ਬੁਧਿ! ਬਿਲੋਕਤਿ” ਆਨਨ? 
ਲੋਚਨ ਡੀਠ ਕਹੂੰ ਨ ਟਰੀ। 


ਟਰੀ ਆਪਦ ਤਾਂ ਨਰ ਕੀ ਸਗਰੀ' 
ਜਿਨ ਮੂਰਤਿ ਸੋ! ਉਰ ਮਾਹਿ ਧਰੀ। 
ਧਰੀ ਅੰਗਨ ਮੈ ਸੁਖਮਾ ਸੁਖ ਕੀ! 
ਜਗ ਕੋਮਲਤਾ ਬਚ ਬੀਚ _ਭਰੀ" 
॥੨੩੬॥ 

ਛੋਟੇ ਨਿਸ਼ਾਨ ਧਰੇ ਦਰ ਬਾਜਤਿ 
ਆਵਤਿ ਜਾਵਤਿ ਲੇਤਿ ਹੈਂ ਕੇਈ। 
ਤਾਤ ਕਮਾਈ ਕੋ ਕਾਲੂ ਬਿਲੋਕਿ 
ਬਿਸਾਲ ਉਦਾਰ ਰਿਦਾ ਬਹੁ ਦੇਈ। 
ਆਵਤਿ ਰਾਗ ਕਲਾਵਤ! ਗਾਵਤਿ 
ਭਾਵਤਿ ਜੇ ਬਿਤ! ਪਾਵਤਿ ਸੇਈ। 

ਯਾ ਬਿਧਿ ਕੋ ਉਤਸਾਹ ਭਯੋ 

ਕਵਿ ਕੀਨਿ ਕਬਿੱਤਨ! ਮੱਧ? ਭਨੇਈ” 
॥੩੭॥ 

ਪਾਵਨ ਮੰਗਲ ਹੋਤਿ ਸੁਹਾਭਨ 


!ਪੀਲਾ। “ਦੁਪੱਟਾ। 


'ਪਾ:-ਧਰੇ। 

'ਗਹਿਣੇ। “ਸਜੇ ਹੋਏ। “ਸ਼ਰੀਰ। 

'ਹੱਥ। 'ਮੁੰਦਰੀ। “ਛ਼ਲਿਆਂ ਨਾਲ। “ਸਜ ਰਹੇ 
ਹਨ (ਹੱਥ)। 

'ਚੀਰਾ। 

'ਸੁੰਦਰ। “ਦੇਖਦੀਆਂ ਹਨ ਇਸਤ੍ੀਆਂ। 

ਕੇ, ਦੇ। 


'ਮੁਕਟ। 

'ਚੁਨੀ ਚਨੀਆਂ, (ਸੁਮਹਰੀ ਹਰੇ ਸੁਹਣੇ) ਪੰਨੇ, 
(ਅ) ਸੁ“ਹਰੀ ਸੁਹਣੇ ਹੀਰੇ। 

ਲੋਕਾਂ ਦੀ ਬੁੱਧ ਹਰੀ ਗਈ। “ਦੇਖ ਕੇ। 'ਮੁਖ। 
'ਵੇਖਦਿਆਂ ਕਿਸੇ ਦੀ ਨਜ਼ਰ ਪਰੇ ਨਹੀਂ ਹਟਦੀ। 
!ਸਾਰੀ ਅਪਦਾ ਉਸ ਨਰ ਦੀ ਟਲ ਗਈ। 

ਭਾਵ ਗੁਰੂ ਜੀ ਦੀ ਇਹ ਮੂਰਤੀ। 

ਅੰਗਾਂ ਵਿਚ ਸੋਭਾ ਸੁਖ ਦੀ ਭਰਪੂਰ ਹੈ। 

'ਬਚਨਾਂ ਵਿਚ ਜਗਤ ਦੀ ਕੋਮਲਤਾ ਭਰੀ ਪਈ 
ਹੈ। 

ਛੋਟੇ ਨਗਾਰੇ। 

ਕਈ (ਦਾਨ) ਲੈਂਦੇ ਹਨ। 


'ਕਲੌੱਤ। 
!ਧਨ। 


'ਕਬਿਤਾਂ। 2ਵਿਚ। “ਕਥਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭਾਵਨ! ਭਾਟ ਰਟੈ? ਗੁਨ ਕੋ। 

ਲਾਗੀ ਸਭਾ ਸਭਿ ਬੇਦਨਿ ਕੀ” 

ਨਟ ਰਾਗ ਅਲਾਪ ਕਰੈ” ਧੁਨ ਕੋ। 

ਪਾਇ ਕੈ ਸੋ ਹਰਖੈ' ਧਨ ਕੋ। 

ਹਾਸ ਬਿਲਾਸ ਕਰੈ” ਮਿਲਿ ਕੈ 

ਪਿਖਿ ਕੌਤਕ ਭਾਂਤਿ ਅਨੇਕਨ ਕੋ 
॥੩੮॥ 

ਖਰੀ ਚਾਰੁ ਬਰਾਤ ਬਨੀ ਸਗਰੀ 

ਤਨ ਭੂਖਨ' ਜੇਬ? ਜਰਾਵ ਜਰੀ”। 


ਜ਼ਰੀਦੋਜ਼' ਫਿਰੈ ਬਿਜਨਾ? ਸਭਿ ਪੈ 

ਸਮ ਸੁਰਜ ਕੇ ਜਿਹ ਕ੍ਰਾਂਤਿ ਧਰੀ। 

ਹੈ ਪਸ਼ਮੰਬਰ' ਸ਼ੋਭ ਕਰੀ। 

ਕਰੀ' ਸੁੰਦਰ ਰੰਗ ਅਨੇਕਨ ਕੀ 
ਪੁਰਹੂਤ ਸਭਾ ਦੁਤਿ” ਲੀਨਿ ਛਰੀ” 
॥੩੯॥ 


ਦੁਹਰਾ: 

ਦਿਵਸ ਬਿਤੀਤੇ ਕਿਤਿਕ ਇਵ, ਸਾਹਾ 
ਅਯੋ ਸਮੀਪ। 

ਲਗੇ ਕਰਨ ਤਯਾਰੀ ਚਲਿਨਿ ਬਯਾਹਨ 
ਕੁਲ ਕੋ ਦੀਪ! '੪੦॥ 


ਤੰਬੂ ਕਨਾਤਨ ਕੇ ਸਮੁਦਾਈ ॥੪੧॥ 


408 





'ਪੈਮ ਨਾਲ। “ਗਾਉਂਦੇ ਹਨ। 
'ਵੇਦੀਆਂ ਦੀ। 


/ਗਹਿਣੇ। “ਸ਼ੋਭਾ ਦੇ ਰਹੀ ਹੈ। 'ਜੜਾਊ ਜੜੇ 
ਹੋਏ। 
'ਤਿੱਲੇ ਦਾ ਕੱਢਿਆ ਹੋਇਆ। “ਪੱਖਾ। 


'ਪਸ਼ਮੀਨੇ ਦੇ ਕਪੜੇ। 

'ਕੀਤੀ। 

ਇੰਦਰ ਦੀ ਸਭਾ ਦੀ। “ਸ਼ੋਭਾ। 'ਛ਼ਲ ਲਈ, 
(ਅ) ਜੇ ਪਾਠ ਹੋਵੇ-ਖਰੀ ਖਰ ਲਈ, ਖੋਹ ਲਈ। 


'ਕੁਲ ਦੀਪਕ ਦੇ ਵਿਆਹ ਕਰਨ ਨੂੰ। 
'ਨਵਾਬ। 


'ਚੀਜ਼ਾਂ ਲੈਣ ਦੀ। 
'ਹਾਥੀ। “ਅੰਬਾਰੀਆਂ ਸਣੇ। 
'ਘੋੜੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 409 





ਅੜਿੱਲ: 

ਦੌਲਤ ਖਾਂ ਲਖਿ ਰਿਦੈ, ਸੁ ਮੋਦੀ 

ਆਪਨੋ। 

ਜਸ ਅਪਜਸ ਜਗ ਮਾਝ, ਮੁਝਹਿ ਸੰਗਿ 'ਜਾਣਦਾ ਹੈ। 

ਜਾਪਨੋ”। 

ਦਯੋ ਦਰਬ ਮੰਗਵਾਇ, ਕੋਸ਼ ਤੇ! ਹਰਖ? 'ਖਜ਼ਾਨੇ ਵਿਚੋਂ। “ਖੁਸ਼ੀ। “ਨਾਲ। 
ਯੂਤਿ”। 

ਹੋ, ਕਹੈ “ਕਰਹੁ ਜਸ ਭੂਰ! ਉਦਾਰੂ 'ਬਹੁਤ। 

ਹੋਇ ਚਿਤ” ॥੪੨॥ 

ਸੈਯਾ: 


ਆਨਿ ਜਰਾਮ ਨੈ ਧਾਮ ਵਿਖੈ 


ਤਤਕਾਲ ਕਰੀ ਚਢਿਨੇ ਕੀ ਤਯਾਰੀ। 

ਆਪਨੇ ਆਪਨੇ ਵਾਹਨ! ਸਾਜਿ? /ਅਸਵਾਰੀਆਂ। “ਤਯਾਰ ਕਰਕੇ। 

ਅਰੁਢ ਭਏ! ਤਨ? ਪੋਸ਼ਿਸ਼ ਧਾਰੀ”। ਚੜ੍ਹ ਪਏ। “ਸ਼ਰੀਰ ਤੇ। 'ਪੁਸ਼ਾਕਾਂ ਪਹਿਨਕੇ। 
ਲੌਕਿਕ ਵੈਦਿਕ ਰੀਤ ਕਰੀ 

ਸਭਿ ਬ੍ਰਿੰਦ ਮਿਲੀ ਤਹਿਂ ਨਾਗਰ! ਨਾਰੀ। 'ਚਤੁਰ। 


ਮਾਨੋ ਕੋਕਿਲਕਾ' ਕੁਹਕਾਵਤਿ? 'ਕੋਇਲਾਂ। “ਬੋਲਦੀਆਂ ਹਨ। 

ਗਾਵਤਿ _ ਗੀਤਨਿ _ ਆਨੰਦ _ ਭਾਰੀ 

॥੪੩॥ 

ਸਾਰਸ ਲੋਚਨ ਬੰਧ ਬਿਮੋਚਨ ਕਵਲ ਨੈਣ। 

ਰੁਪਾ ਬਿਲੋਕਤਿ ਹੈ ਮਨ ਹਾਰੀ?'। ਬੰਧਨ ਤੋ' ਛੁਡਾਉਣ ਵਾਲੇ (ਗੁਰੂ ਜੀ) ਦਾ ਰੂਪ। 

ਰ ਦੇਖਦਿਆਂ ਮਨ ਹਰਿਆ ਜਾ ਰਿਹਾ ਹੈ। "ਪਾ:-ਹੈ' 
ਮਨ ਭਾਰੀ। 


ਸ਼ੇਖਰੇ! ਸੋਹੇ' ਲਿਲਾਰ ਉਦਾਰ ਕੇ? ਮੱਥੇ _ਤੇ _ਲਟਕਣ ਵਾਲਾ _ਸੇਹਰਾ, ਤੁਰਲਾ। 
:ਉਦਾਰ (ਗੁਰੂ ਜੀ ਦੇ) ਮੱਥੇ ਤੇ। 


ਸੀਸ ਪੈ ਹੇਮ: ਸੁ ਨੀਕੇ ਹੈ ਢਾਰੀ। 'ਸੋਨੇ ਦੀ, ਭਾਵ ਜਿਗਾ ਕਲਗੀ ਤੋਂ ਹੈ। 

ਸੋਭਾ ਕੋ ਮੌਰ! ਫਿਰੈ ਸਿਰ ਚੌਰ /ਸ਼ਿਰੋਮਣਿ। 

ਪਿਥੈ' ਨਰ ਦੌਰ ਸੁ ਭੀਰ ਭੀ ਭਾਰੀ। 

ਹੋਇ ਅਰੂਢਿ ਚਲੇ ਸਿਵਕਾ! ਪਰ 'ਪਾਲਕੀ। 

ਜਾਮੈਂ _ਜਟੇ! ਝਮਕੈ' ਨਗ? ਚਾਰੀ'? 'ਜੜ। “ਰਤਨ। 'ਸੁੰਦਰ। 'ਪਾ:-ਝਾਰੀ ਬਹੁਤੇ। 
।99੪॥ (ਅੰ) ਝਾਲ ਵਾਲੇ। 

ਕਬਿੱਤ: 'ਹਾਥੀ। “ਲਾਲ। 

ਸੁੰਦਰ ਮਤੰਗ!' ਸਜਯੋ ਅਰੁਨ? ਅੰਬਾਰੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 410 





ਸੰਗ, 
(ਬਰਾਤ ਦੀ ਚੜਾਈ। 
ਤਾਂ ਪੈ ਚਢਿ ਕਾਲੂ ਅੰਗ ਆਨੰਦ ਨ 


'ਹਾਥੀ ਪੁਰ ਚੜ੍ਹਿਆ। “ਨਾਮ ਹੈ। 


॥੪੫॥ 

ਛਪਯ : 

ਪੁਮਾਨੰਦ, ਜੈਰਾਮ ਬਹੁਰ ਚਢਿ ਚਲ੍ਯੋ 

ਫਿਰੰਦਾ। 

ਤਖਤ ਰਾਮ, ਜਗਰਾਇ ਬਨਯੋ ਸ਼ੁਭ 

ਅਰਜਨ ਚੰਦਾ। 

ਔਰ ਦਿਵਾਨੀ ਮੱਲ, ਮੁਹਨ ਮੱਲ, ਭਲੋ 

ਸੁਹਾਈ। 

ਲਖਪਤਿ ਰਾਇ ਕੁਲੀਨ, ਚਢਯੋ ਅਸੁ! 

ਜਾਦੋਰਾਈ। 

ਬੇਦੀ ਪੁਨਿ ਛੱਤ੍ਰੀ ਅਪਰ, ਕੇਤਿਕ 

ਗਿਨਿਯੇ ਨਾਮ ਤਿਨ। 

ਸ਼ੁਭ ਬਾਨੇ! ਨੀਕ ਬਨਾਇ ਕੈ, ਚਲੇ 'ਲਿਬਾਸ। 'ਅਸਵਾਰੀਆਂ ਜਿਨ੍ਹਾਂ ਦੀਆਂ ਚੰਚਲ 
ਚੰਚਲਹਿ ਜਾਨੁ ਜਿਨ” '੪੬॥ ਵਿ 
ਸੈਯਾ: 'ਇਕ ਪਾਸੇ। 'ਐੜਿਆਂ ਨੂੰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਾਤਿ ਕੁਦਾਵਤਿ ਭੂਖਨ ਧਾਰੀ। 

(ਸ਼ੁਭ ਸ਼ਗਨ) 

ਦਿਸ਼ ਏਕ ਮਤੰਗ' ਅੰਬਾਰਨਿ” ਸੰਗ 
ਕਰੈ' ਜਿਨ ਗੰਡਹਿ ਭ੍ਰਿੰਗ ਗੁੰਜਾਰੀ!। 
ਦਿਸ਼ ਏਕ ਚਲੇ ਸ਼ਿਵਕਾ', ਰਥ ਪੰਗਤਿ 
ਬੀਚ ਬਿਰਾਜਹਿਂ' ਬਾਹਜ' ਚਾਰੀ?। 
ਦਿਸ਼ ਏਕ ਤੁਖਾਰ' ਚਲੇ ਸਕਟੇ? 
ਗਮਨੇ ਮਗ ਹੋਤਿ ਕੁਲਾਹਲ! ਭਾਰੀ 
॥੪੭॥ 

ਬਾਜਤਿ ਢੋਲ ਦਮਾਮੇ!' ਵਡੇ 
ਤੁਰਰੀ', ਡਫ ਸੋ, ਮੁਰਲੀ, ਕਰਨਾਈ”। 


ਝਾਂਝਰ ਭੂਰ/ ਨਫੀਰ? ਬਜੇ 

ਮੁਖ ਬਾਤ ਕਹੀ ਨਹਿ ਦੇਤਿ ਸੁਨਾਈ। 
ਰੰਗ ਅਨੇਕਨਿ ਕੇਰ ਪਤਾਕਨਿ 
ਜਾਂਹਿ ਲਿਯੇ ਸਭਿ ਆਗੇ ਹੀ ਧਾਈ। 


ਮੰਗਲ ਭੌਨ ਭਏ ਸ਼ੁਭ ਸੋਨ” 
ਸਮੈ ਸਭਿ ਗੋਨ ਕੇ! ਦੀਨੇ ਦਿਖਾਈ 


॥੪੮॥ 

ਦੋ ਘਾਟ! ਨਾਰਿ ਸੁਹਾਗਣ ਲੇ 

ਤਹਿ ਆਨਿ ਮਿਲੀ ਜਹਿਂ ਸ਼ੀ ਜਗ 
ਸਾਂਈ। 

ਖੇਲ ਸੁਹਾਵਨ ਬਾਇਸ' ਦਾਂਹਨ? 

ਧਾਇ ਭਲੇ ਮ੍ਰਿਗ ਮਾਲਹਿ' ਆਈ”। 
ਹੇਰਤਿ ਹੈ ਨਕੁਲਾ! ਸਭਿ ਈ 

ਸੁਰਭੀ' ਹੋਇ ਸਾਮੁਹਿ ਖੀਰ ਪਿਆਈ?। 


ਸੁੱਦਰ ਮੰਦਾ ਸਮੀਰ? ਬਹੀ' 


ਅਵਿਲੋਕ ਬਰਾਤ! ਰਹੀ _ਹਰਿਖਾਈ 
॥੪੯॥ 


<< 


ਸਰਠਾ. 


411 





'ਤੁਰੀਆਂ। 
ਕਰਨਾਇ॥ । 
'ਬਹੁਤ। “ਤੂਤੀ।ਨਫੀਰ॥ । 


2ਇਕ ਪੁਕਾਰ ਦਾ _ਨਰਸਿੰਗਾ। 


'ਝੰਡੀਆਂ। 


ਘੁਰ। “ਸਗਨ। 
ਚਲਨ ਵੇਲੇ। 


ਦੋ ਘੜੇ। 


'ਕਾਂ। “ਸੱਜੇ ਪਾਸੇ (ਬੋਲੇ)। 

'ਹਰਨਾਂ ਦੀ ਡਾਰ। “ਭਾਵ ਖੱਬੇ ਪਾਸੇ ਵਲ ਨੂੰ। 
'ਨਿਉਲ ਤੱਕਦੇ ਹਨ। 

/ਗਊ। “ਸਾਹਮਣੇ ਹੋ. ਕੇ (ਵੱਛੇ ਨੂੰ) ਦੁਧ 
ਪਿਲਾਉਂਦੀ ਹੈ। 

ਹਲਕੀ ਹਲਕੀ। ?ਹਵਾ। "ਏਹ ਸਾਰੇ ਸ਼ੁਭ ਸ਼ਗੁਨ 
ਗਿਣੇ ਹੈਨ। 

'ਜੰਵ। 


'ਹਾਥੀਆਂ ਦੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 412 


ਗਜਨ ਕੇ”। 

ਘੁੰਘਰੂ ਛਰਨਨ' ਲਾਇ 'ਝੁਨਕਾਰ। 
ਰਾਜਹਿਂ ਰਥ ਸਾਜਹਿਂ ਤੁਰੰਗ?2 '੫੦॥ _'ਸਜੇ ਹੋਏ। 'ਘੜੇ। 
ਦੋਹਰਾ: ਆਪਣੇ ਨਾਲ। “ਵੱਖਰਾ। 
ਮੁਝ ਕੋ ਰਾਖਯੋ ਸੰਗਿ ਨਿਜ, ਖਰਚ 

ਪ੍ਰਿਥਕ? ਕਛੁ ਦੇਯ। 

ਸੁਨਿਯੇ ਸ੍ਰੀ ਅੰਗਦ ਗੁਰੂ ਕਥਾ, ਸਾਰ 

ਰਸ ਲੇਯ ॥੫੧॥ 

ਸੈਯਾ: 'ਵਾਜੇ। “ਵਜਦੇ। 
ਹੋਤਿ ਕੁਲਾਹਲ ਬਾਦਿਤ' ਬਾਜਿਤ? 

ਆਇ ਗਏ ਸਭਿ ਤੀਰ ਬਿਪਾਸਾ। ।ਬਿਆਸ ਕਿਨਾਰੇ। 
ਕੇਵਟ' ਕੋ ਧਨ ਦੀਨ ਤਬੈ 'ਅਲਾਹ। 

ਤਰਨੀ! ਤਿਨ ਕੀਨਿ ਸੰਬੂਹ ਸੁ ਪਾਸਾ?। _'ਬੇੜੀ। “ਨੇੜੇ। 

ਗੈ! ਰਥ ਬਾਜ? ਸਮਾਜ ਤੁਖਾਰ” 'ਹਾਥੀ। 'ਘੋੜੇ। `ਊਠ। 
ਭਰੇ ਸਕਟੇ! ਵਸਤੁਨਿ ਜੇ ਰਾਸਾ?। 'ਗੱਡੇ। “ਸਾਰੇ। 

ਹੀਨ ਬਿਲੰਬਹਿ! ਅੰਬ ਤੇ ਪਾਰ ਦੇਰੀ ਦੇ ਬਿਨਾਂ। 
ਕਰੇ! ਸਭਿ ਹੀ ਨਿਜ ਲਾਇ ਕੇ ਦਾਸਾ? 'ਪਾਣੀ ਤੋ' ਪਾਰ ਕੀਤੇ। “ਮਲਾਹ ਨੇ) ਆਪਣੇ 
॥੫੨॥ ਦਾਸ ਲਾ ਕੈ। 





<< 


ਵਵੀਦੀ , 'ਮਲਾਹ। 
ਕੇਵਟ!' ਮਿਲਿ ਆਏ ਸਭੈ, 

ਦੂਲਹੁ ਹੇਰਨ ਹੇਤੁ। 

ਦਰਬ ਬਸਨ!' ਬਖ਼ਸ਼ੇ ਤਿਨਹਿਂ, 

ਸ਼ੀ ਬੇਦੀ ਕੁਲਕੇਤ ॥੫੩॥ 


ਸੈਯਾ: 
ਹੋਇ ਉਲੌਘਨ ਯੌ ਸਰਿਤਾ' ਸਭਿ 
ਆਨਿ ਖਡੂਰ' ਮਹਿੰ ਕੀਨ ਮੁਕਾਮਾ। 


ਜਾਮਨਿ! ਮੈ' ਪਕਵਾਨ ਸੁ ਕਾਲੂ ਨੈ 
ਬਾਂਟ ਬਰਾਤ ਦਯੋ ਅਭਿਰਾਮਾ। 
ਭੋਜਨ ਕੋ ਅਚਿ ਕੈ ਸਹਿ! ਭੁਾਤਨਿ 


ਪੁੰਢੇ' ਪੁਯੰਕ ਪੈ ਸ਼ੀ ਸੁਖ ਧਾਮਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 413 





ਭੋਰ! ਭਈ ਗੁਨ ਭਾਟ ਰਟੈ' ਸਵੇਰ। 
ਬਹੁ ਬਾਜੇ _ਬਜੇ ਜਗ ਪੂਰਨ ਕਾਮਾ 
॥੫੪॥ 


ਛਪਯ: 

ਨਿਜ ਨਿਜ ਸਜਿ ਸਜਿ ਜਾਨ” 

ਸਭਿਹਿ ਚਢਿ ਚਲੀ ਬਰਾਤਾ। 

ਗ੍ਰਾਮ ਨਗਰ ਮਗ ਆਇ ਰਸਤੇ ਵਿਚ ਜੋ ਜੋ ਪਿੰਡ ਆਵੇ। 

ਨਾਰਿ ਨਰ ਹੂ" ਹੁਲਸਾਤਾ!। ਖੁਸ਼ ਹੁੰਦੇ ਸਨ। 

ਦੇਖਹਿਂ ਦੂਲਹੁ ਦੌਰਿ 

ਦਰਸ ਦੁਖ ਦਾਰਿਦ ਦਲਤੁ'। ਗੁਰ ਜੀ ਦਾ) ਦਰਸ਼ਨ ਦਰਿੱਦੂ ਨਾਸ਼ ਕਰਨ 
ਰ ਵਾਲਾ। 

ਪੁਸਪਰ ਕਰਹਿ ਸਰਾਹਿ! ਮਸਿਫਤ। 

ਸੰਗ ਤਜਿ ਸਦਨ!” ਨ? ਚਲਤੂ”। /ਘਰ। ?ਨਹੀਂ। “ਜਾਂਦੇ। 

ਪੁਨ ਅਸ ਪ੍ਰਕਾਰ ਦੈ ਨਿਸਿ ਅਪਰ! ___'ਦੋ ਰਾਤਾਂ ਹੋਰ। 

ਮਗ' ਮਹਿ ਕਰੀ ਬਿਤੀਤ ਚਲਿ। 'ਰਾਹ। 

ਤਬ ਪਹੁੰਚੇ ਤਿਹ ਪੁਰਿ ਕੈ ਨਿਕਟ, 

ਕਰਨੋਂ ਜਹਾਂ ਢੁਕਾਉ ਭਲ ॥੫੫॥ ” 

"ਪਿੰਡ ਪੱਖੋਕੇ ਡੇਰਾ ਬਾਬਾ ਨਾਨਕ ਤੋ` ਉੱਤਰ ਵੱਲ ਡੇੜ ਦੋ ਮੀਲ ਤੇ ਸੀ, ੧੯੪੫ ਬਿ: ਵਿਚ ਦਰਯਾ 

ਨੇ ਢਾਹ ਸੁਟਿਆ, ਹੁਣ ਪੱਖੋਕੀ ਦੇ ਤਿੰਨ ਟਿਕਾਣੇ ਹਨ:-ਪੱਖੋਕੀ ਚੂਹੜ ਸਿੰਘ ਵਾਲੀ, ਇਹ ਡੇਹਰਾ 

ਬਾਬਾ ਨਾਨਕ ਤੋ ਅੱਧ ਕੋਹ ਪਹਾੜ ਵੱਲ ਨੂੰ ਹੈ। ਇਕ ਚੜ੍ਹਦੇ ਪਾਸੇ ਨੂੰ ਟਾਹਲੀ ਵਲ ਡੇਰਾ ਬਾਬਾ 

ਨਾਨਕ ਤੋ ਬਹੁਤ ਨੇੜੇ ਹੈ। ਤੀਸਰੇ ਪੱਖੋਕੇ ਡੇਰੇ ਤੋਂ ਦੱਖਣ ਵਲ ਹੈ। ਡੇਰਾ ਬਾਬਾ ਨਾਨਕ ਪੱਖੋਕਿਆਂ 

ਦੀ ਜ਼ਮੀਨ ਵਿਚ ਹੈ ਤੇ ਹੁਣ ਤਕ ਮਾਲ ਦੇ ਕਾਗਜ਼ਾਂ ਵਿਚ ਪੱਖੋਕੇ ਡੇਰਾ ਬਾਬਾ ਨਾਨਕ ਲਿਖਿਆ ਜਾਂਦਾ 

ਹੈ। ਗੁਰੂ ਜੀ ਦਾ ਵਿਆਹ ਵਟਾਲੇ ਹੋਇਆ ਹੈ। ਇਥੇ ਵਿਆਹ ਅਸਥਾਨ ਪੁਰ ਪ੍ਰਸਿੱਧ ਗੁਰਦਵਾਰਾ ਹੈ 

ਤੇ ਉਸ ਵੇਲੇ ਦੀ ਇਕ ਕੰਧ ਬੀ ਖੜੋਤੀ ਹੈ। ਮੂਲਾ ਚੋਣਾ ਪੱਖੋਕਿਆਂ ਦਾ ਪਟਵਾਰੀ ਸੀ ਤੇ ਰਹਿਣ 

ਵਾਲਾ ਵਟਾਲੇ ਦਾ ਸੀ, ਉਹਦਾ ਦੋਹਾਂ ਥਾਵਾਂ ਨਾਲ ਸਬੰਧ ਹੋਣ ਤੋਂ ਪੱਖੋਕੇ ਵਿਆਹ ਹੋਣ ਦਾ ਕਈਆਂ 

ਆ ਟਪਲਾ ਲਗਾ ਹੈ। ਪੱਖੋਕਿਆਂ ਵਿਚ ਰੰਧਾਵੇ ਜੱਟ ਵਸਦੇ ਸੀ। ਉਸ ਵੇਲੇ ਪੈੱਚ “ਹਿੱਤਾ” ਸੀ ਤੇ 

ਉਸਦਾ ਪੁਤ ਅਜਿੱਤਾ ਸੀ। ਏਸ ਭਾਈ ਅਜਿੱਤੇ ਦਾ ਪ੍ਰਸੰਗ ਅਗੇ ਭੀ ਆਵੇਗਾ ਜਦੋ' ਸਤਿਗੁਰੂ ਜੀ ਦੀ 

ਸਿੱਖੀ ਧਾਰਣਗੇ। 

ਸੋਰਠਾ: 

ਕੋਸ ਪੁਮਾਨ ਟਿਕਾਇ, ਸੁੰਦਰ ਸਜਤਿ 

ਬਰਾਤ ਜੋ। 

ਭਯੋ _ਸਪੂਰਨ ਧਯਾਇ, ਬਹੁਰ ਕਰੈ _'ਪਾਠਾਂਤੁ ਦੋ ਹਨ-ਜੋ-, -ਕੋ-। 

ਇਤਿਹਾਸ ਕਵਿਂ ॥੫੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 414 





ਇਤਿ ਸ਼੍ਰੀ ਗੁਰੁ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਬਰਾਤ ਚਢਨਿ” ਪ੍ਰਸੰਗ ਬਰਨਨੰ ਨਾਮ 
ਇਕੀਸਮੋ ਅਧਯਾਯ ॥੨੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 415 





੨੨. [ਸ਼ੀ ਗੁਰ ਤੇਗ ਬਹਾਦਰ ਮੰਡਲ। ਬਰਾਤ ਦਾ ਢੁਕਾਉ। ਵਿਆਹ।] 


(ਵਿਵਾਹ ਉਤਸ਼ਾਹ) ॥੧੪॥ 
ਦੋਹਰਾ: 
ਤੁਰਕਨ ਕੁਲ ਕਾਨਨ ਕਮਲ, ਤੇਗ ਬਹਾਦਰ ਚੰਦ। 
ਕਾਨਨ=ਬਨ, ਇਕ ਪ੍ਰਕਾਰ ਦੇ ਬ੍ਰਿਛਾਂ ਯਾਂ ਬੂਟਿਆਂ ਦਾ ਝੁੰਡ। ਕਾਨਨ ਕਮਲ=ਕਮਲਾਂ ਦਾ ਬਨ। 
ਕਮਲ ਵਾੜੀ। ਕਮਲ=ਕਮਲ ਫੁੱਲ। ਇਕ ਕਲਮੀ ਨੁਸਖੇ ਵਿਚ ਏਥੇ ਪਾਠ-ਅਨਲ-ਦੇਖਣ ਵਿਚ 
ਆਇਆ ਹੈ। ਫਿਰ ਅਰਥ ਬਣੇਗਾ ਤੁਰਕਾਂ ਦੀ ਕੁਲ ਦੇ ਬਨ ਨੂੰ ਅੱਗ ਰੂਪ ਹਨ, ਉਹ ਆਪ ਤਾਂ 
ਚੰਦੂਮਾ ਰੂਪ ਸੀਤਲ ਸਰੂਪ ਹਨ, ਪਰ ਉਨ੍ਹਾਂ ਦੇ ਆਪਣੇ ਈਰਖੀ ਮਨਾਂ ਕਰਕੇ ਉਨ੍ਹਾਂ ਨੂੰ ਅੱਗ ਵਾਂਡੂ 
ਗਰਮ ਲਗਦੇ ਹਨ। 
ਪਦ ਅਰਬਿੰਦਹਿ ਬੰਦਨਾ, ਜਯੋਤਿਂ ਸੱਚਿਦਾਨੈਦ ॥੧॥ 
ਜਯੋਤਿ=ਜਯੋਤਿ, ਜੋਤਿ ਸਰੂਪ। ਪੁਕਾਸ਼ਮਾਨ ਸਰੂਪ। ਕਈ ਥਾਵੇਂ ਪਾਠ-ਜਯਤਿ-ਹੈ, ਜਿਸ ਦਾ ਅਰਥ 
ਹੈ-ਜੈ ਹੋਵੇ, ਜੈ ਹੋਵੇ। ਪਰੰਤੂ ਚਰਨਾਂ ਕਮਲਾਂ ਤੇ ਨਮਸਕਾਰ ਪਹਿਲੇ ਕਰ ਚੁਕੇ ਹਨ, ਜਯਤਿ ਦੀ ਲੋੜ 
ਨਹੀਂ। 
"ਪਾ:-ਜਯਤਿ। 
ਅਰਥ: 
(ਸ਼ੀ ਗੁਰੂ) ਤੇਗ ਬਹਾਦਰ ਜੀ ਜੋ ਤੁਰਕਾਂ ਦੀ ਕੁਲ ਰੂਪੀ ਕਮਲ ਵਾੜ ਨੂੰ ਚੰਦ (ਵਾਂਡੂ ਲਗਦੇ 
ਹਨ, ਪਰੰਤੂ ਜਿਨ੍ਹਾਂ ਦੀ ਅਪਣੀ) ਜੋਤ ਸਤਿ ਚਿਤ ਆਨੰਦ ਰੂਪ ਹੈ (ਉਨ੍ਹਾਂ ਦੇ) ਚਰਨ ਕਮਲਾਂ 
ਪਰ (ਮੇਰੀ) ਨਮਸਕਾਰ ਹੋਵੇ। 
ਭਾਵ: 
ਗੁਰੂ ਜੀ ਨੂੰ ਕਵਿ ਜੀ ਚੰਦ ਦੀ ਉਪਮਾ ਦਿੰਦੇ ਹਨ, ਜਿਸ ਤੋ" ਉਹਨਾਂ ਦੀ ਮੁਰਾਦ ਸਤਿਗੁਰੂ ਜੀ 
ਦੇ ਸੀਤਲ ਸੁਭਾਵ ਦੀ ਹੈ। ਪਰ ਜਦ ਚੰਦ ਚੜ੍ਹਦਾ ਹੈ ਕਮਲ ਮੁੰਦ ਜਾਂਦੇ ਹਨ, ਇਸ ਤਰ੍ਹਾਂ 
ਤੁਰਕ ਮੁੰਦ ਗਏ ਗੁਰੂ ਜੀ ਦੇ ਪ੍ਰਕਾਸ਼ ਅੱਗੇ। ਭਾਵ ਉਨ੍ਹਾਂ ਦੀ ਤਬਾਹੀ ਇਖ਼ਲਾਕੀ ਤੇ ਰੂਹਾਨੀ 
ਤਾਂ ਤਦੋ' ਹੀ ਹੋ ਗਈ ਸੀ ਤੇ ਰਾਜਸੀ ਤਬਾਹੀ ਦਾ ਕੁਹਾੜਾ ਜੜ੍ਹਾਂ ਤੇ ਵਜ ਰਿਹਾ ਸੀ, ਅਤੇ 
ਤੁਰਕਾਂ ਨੂੰ ਜੋ ਦੁਖ ਪਹੁੰਚਾ ਉਸ ਦੇ ਓਹ ਆਪ ਜ਼ਿੰਮੇਵਾਰ ਸਨ। ਕਵਿ ਜੀ ਦੱਸਦੇ ਹਨ ਕਿ 
ਸਤਿਗੁਰੂ ਜੀ ਦੀ ਜਯੋਤੀ ਅਰਥਾਤ ਪ੍ਰਕਾਸ਼ ਸਰੂਪ ਐਸਾ ਅਛੋਭ, ਨਿਰਦੁੰਦ ਤੇ ਨਿਰਮਲ ਹੈ 
ਜੈਸਾ ਵਾਹਿਗੁਰੂ ਦਾ-ਸਤ ਚਿਤ ਆਨੈੰਦ-ਸਰੂਪ ਹੈ, ਉਥੇ ਕਿਸੇ ਦ੍ਰੈਖ ਦੀ ਗੁਜ਼ਰ ਨਹੀਂ। 
ਸ਼ੀ ਬਾਲਾ ਸੰਧੁਰੁ ਵਾਚ ॥ 
ਦੋਹਰਾ: 'ਠਹਿਰਨਾ। 
ਨਗਰ ਨਿਕਟਿ ਇਸਥਿਤਿ' ਕਰੀ, 
ਸਭਿ ਬਰਾਤ ਨੇ ਜਾਇ। 
ਕੌਤਕ ਹੋਤਿ ਅਨੇਕ ਬਿਧਿ, 
ਮਨੁਜ ਮੋਦ ਮਨ ਪਾਇ' ॥੨॥ ਅਨੁਖ। 'ਖੁਸ਼ੀ। 'ਪਾ:-ਮਨ ਅਨੰਦ ਬਹੁ ਪਾਇ। 
ਕਬਿੱਤ: /ਪੁੱਤੂ। “ਬ੍ਰਾਹਮਨ ਨੂੰ। "ਸੱਦ ਲਿਆ। 
ਪਰਮਾਨੰਦ ਨੰਦਨ! ਜੈਰਾਮ ਦਿਜ? ਬੋਲਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਲੀਨੋ? 

ਦੀਨੋ ਸੋ _ਪਠਾਇ “ਸੁਧਿ' ਦੀਜਿਯੇ 
ਬਰਾਤ ਕੀ। ” 

ਮਿਲਯੋ ਮੂਲੇ ਜਾਇ ਮੁਖ ਆਸ਼ਿਖਾ 
ਅਲਾਇ£ ਭਲੇ 

“ਸੁਨੋ ਜਜਮਾਨ ਕੱਲਯਾਨ ਤੇਰੇ ਗਾਤ 
ਕੀ!। 

ਕਾਲੂ ਚੰਦ ਮਹਿਤੇ ਕੀ ਉਤਰੀ ਬਰਾਤ 
ਆਨਿ 

ਆਯੋ ਸੁਧ ਦੇਨਿ ਜਿਹ ਸ਼ੋਭ ਬਹੁ ਭਾਂਤਿ 
ਕੀ। 

ਮੂਲੇ ਕੀਨੀ ਬੰਦਨ ਅਨੰਦ ਰਿਦੇ ਮਾਨਿ 
ਕਹ੍ਯੋ 

“ਭਲੀ ਬਾਤ' ਭਈ, ਸੁਧਿ ਲੇਊਂ ਮੈ 
ਬਰਾਤ ਕੀ” ॥੩॥ 


ਪੰਚ “ਹਿੱਤਾ” ਜਿਹ ਗੋਤ ਰਿੰਧਾਵਾ। 
ਬੈਨ ਭਨੇ “ਸੁਨਿਯੇ ਸ਼ੂਤਿ ਚੌਧਰੀ 
ਆਈ ਬਰਾਤ ਅੰਬੈ ਸੁਧਿ ਆਵਾ। 
ਲੇਨੇ ਅਗਾਰੀ ਚਲੈ' ਤਿਨ ਕੋ ਹਮ 
ਆਇਸੁ ਜੇ ਤੁਮਰੀ ਸ਼ੁਭ ਪਾਵਾ। 
ਰਾਵਰ ਕੋ ਅਵਿਲੈਬ ਸਦੀਵਹਿ` 
ਤੇ! ਸੁਨਿ ਕੈ ਇਵ ਬੈਨ ਅਲਾਵਾ 
॥੪॥ 

“ਬੈਸ ਵਡੀ ਜਰਾ? ਲੀਨ ਗੂਸੀ 
ਚਲਿਬੇ ਬਲ ਨਾਂਹਿ ਰਹਯੋ ਮੁਝ ਦੇਹੀ। 
ਨਾਤੁਰ' ਮੈਂ ਚਲਤੌ ਅਬ ਸੰਗਿ 

ਸਦਾ ਤੁਮੈ ਜਾਨਤਿ ਪ੍ਰਾਨ ਸਨੇਹੀ। 
ਤਾਤ ਅਜਿਤੇ! ! ਪਧਾਰ? ਇਨ੍ਹੈ" ਸੰਗਿ 
ਲੇਹੁ ਬਰਾਤ ਭਲੀ ਬਿਧਿ ਜੇਹੀ। 
ਚਾਹਿ ਜੁ ਹੋਇ ਪੁਚਾਇ ਸੁ ਦੇਵਹੁ 





ਆਪਦਾ ਹੀ ਆਸਰਾ ਸਦਾ ਹੈ। 
/ਉਸ (ਪੈੱਚ) ਨੇ। 


!ਉਮਰ। “ਬੁਢਾਪੇ ਨੇ। 
ਨਹੀਂ ਤਾਂ। 


/ਪ੍ਰਾਣਾਂ ਤੋਂ ਪਿਆਰਾ। 
ਹੇ ਪੁਤ੍ਰ ਅਜਿੱਤੇ !। ਜਾਹ। 


416 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 417 


ਪਾਸ ਰਹੋ ਜਹਿੰ ਮੂਲਾ ਰਹੇਹੀ” ॥੫॥ 

ਅੜਿੱਲ: 

ਮੂਲਾ ਕਹੈ “ਸੁ ਲਾਜ ਹਮਾਰੀ ਤੋਹਿ ਕੋ। 

ਜਸ ਅਪਜਸ ਸ਼ੁਭ ਕਾਜ ਕੁਕਾਜੰ ਹੋਹਿ 

ਕੋ। 

ਪੰਚ ਨਗਰ ਕੇ ਆਪ, ਬਿਦਤਿ' ਤੁਮ 

ਨਾਮ ਹੈ। 

ਹੋ ਮੈ ਪਟਵਾਰੀ ਬਿਦਤਿ, ਸਦਾ ਢਿਗ 

ਧਾਮ ਹੈ ॥੬॥ 

ਬਰੰ! ਬਰਾਤ ਬਟੋਰ, ਵਡੀ ਪੁਰ ਬਿਯਨਿ 'ਚੰਗੀ। “ਦੋ ਸ਼ਹਿਰਾਂ ਦੀ (ਤਲਵੰਡੀ ਤੇ 
ਕੀ”। ਸੁਲਤਾਨਪੁਰ ਦੀ)। 





ਕਾਲੂ ਪਰਮਾਨੰਦ, ਸੈਨ! ਗੇ? ਹਯਨ? 'ਫੌਜ। “ਹਾਥੀ। 'ਘੋੜਿਆਂ ਦੀ। 
ਕੀ। 

ਲੇ ਕਰਿ ਪਹੁੰਚੇ ਆਨਿ, ਸਕੀਰਤਿ 

ਸੋਹਿਹੀਂ। 

ਹੋ ਸ਼ੋਭਾ ਭਾਂਤਿਨਿ ਭਾਂਤਿ, ਹੇਰਿ ਸੁਰ 

ਮੋਹਿ ਹੀ!” ॥੭॥ 

ਹਿੱਤਾ ਕਹੈ _“ਤੁਹਿ ਬੋਲ _ਵਿਗਾਰ 

ਸੁਭਾਇ ਹੈ। 

ਨਹਿੰ ਬੋਲਹੁ ਦੁਰ ਬਾਕ, ਤਤ ਕੀਰਤਿ 

ਪਾਇ ਹੈ। 

ਪਰਮਾਨੌਦ ਤੇ ਆਦਿ, ਭਲੇ ਨਰ 

ਜਾਨਿਯੇ। 

ਹੋ ਤਵ ਘਰ ਕੀਨਿ ਢੁਕਾਉ, ਬਚਨ ਮਮ 

ਮਾਨਿਯੇ ॥੮॥ 

ਤਲਵੰਡੀ ਕੋ ਕਾਲੂ, ਜੋ ਪਟਵਾਰੀਆ। 

ਤੁਝਹਿ ਸਰੀਖੋ! ਸੁਨਯੋ, ਸੁ ਬੋਲ 'ਤੇਰੇ ਵਰਗਾ। “ਬੋਲ ਵਿਗਾੜ ਕਰਨ ਵਾਲਾ। 
ਵਿਗਾਰੀਆ?। 

ਸਮਤਾ! ਕਰਹੁ ਨ ਕੈਸੇ, ਸੇਵਾ ਕੀਜਿਯੇ। 'ਬਰੱਬਰੀ। 
ਹੋਂ ਸਹਿ ਕਰਿ ਤਿਨ ਕੇ ਬਚਨ, ਬਿਨੀਤ! 'ਬੇਨਤੀ। “ਕਹੋ। 
ਭਨੀਜਿਯੇ2 ॥੯॥ 

ਹਿਤ ਬਰਾਤ ਕੋ ਚਹਹੁ, ਸੁ ਮੋ ਤੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਲੀਜਿਯੇ। 

ਅਸਨ! ਬਚਨ? ਧਨ ਮਾਲ, ਨ ਸ਼ੰਕਾ 
ਕੀਜਿਯੇ। 

ਅਧਿਕਹਿ ਕਰੋਂ। 

ਹੋ ਉਰ ਉਦਾਰਤਾ ਧਾਰਿ, ਕ੍ਰਿਪਨਤਾ' 
ਪਰਿਹਰੋ2” ॥੧੦॥ 

ਸੈਯਾ: 

ਮਾਨਿ ਕੇ ਬੈਨ ਕੋ ਮਾਨਵ ਲੈ ਸੰਗਿ 
ਲੇਨਿ ਬਰਾਤ ਚਲਾ ਅਗੁਵਾਨੀ। 
ਬਿੱਪ੍ਰਨਿ!, ਬਾਹਜ?, ਬੈਸਨਿ”, ਸ਼ੂਦੂਨਿ _'ਬੁਾਹਮਣ। 'ਖਤ੍ਹੀ। “ਵੈਸ। 

ਬ੍ਰਿੰਦ ਭਏ ਸ਼ੁਭ ਬੋਲਤਿ ਬਾਨੀ। 'ਸਾਰੇ। 

ਯੋਗ ਕੋ ਨੇਗ' ਲਏ ਸਭਿ ਹੀ ।ਲਾਗ। 

ਨਿਕਸੇ ਨਗਰੀ ਤੇ ਉਮੰਗਹਿ ਠਾਨੀ। 

ਡੰਕਾਂ ਦਮਾਮਨ ਘਾਵ ਪਰੇ? 'ਚੋਬਾਂ ਦੀ। “ਨਗਾਰੇ ਤੇ ਚੋਟ ਪਈ ਤੇ। 
ਇਨ ਰੀਤਿ ਬਿਲੋਕ ਬਰਾਤ ਜੁਡਾਨੀ! 'ਜੁੜੀ। 

॥੧੧॥ 

ਹੋਤਿ ਭਯੋ ਸਮਧੀਨ' ਕੋ ਮੇਲ 'ਕੁੜਮਾਂ ਦੇ। 

ਨਿਛਾਵਰ! ਕੀਨਿ ਉਭੈ? ਸੁਖ ਮਾਨੀ। 'ਵਾਰਨਾ। “ਦੋਹਾਂ ਨੇ। 

ਸਾਦਰ ਸੋ: ਕੁਲ ਰੀਤਿ ਕਰੀ 

ਭਲ ਪੁੀਤਿ ਬਢੀ ਨ ਕਿਸੀ ਮਨ ਹਾਨੀ। 

ਲੋਚਨ ਸੋ, ਅਵਿਲੋਕਤਿ' ਦੂਲਹੁ” ਵੇਖਕੇ। “ਲਾੜੇ ਨੂੰ। 

ਮੂਲੇ ਕੋ “ਧੰਨ ਹੀ ਧੰਨ” ਬਖਾਨੀ। 

“ਭਾਗਨ ਭੂਰਨ! ਕੋ ਇਹ ਭਾਂਜਨ? 'ਬੜੇ। “ਪੂਰੇ ਭਾਗਾਂ ਦਾ ਪਾੜੂ। 

ਜਾਂ ਤੇ ਜਮਾਤਾ! ਭਯੋ ਗੁਨ ਖਾਨੀ” 'ਜਵਾਈ। 

॥੧੨॥ 





ਦੋਹਾਂ ਤਰਫੋ'। “ਵਧੇਰੇ। “ਖੁਸ਼ੀ। 


ਦਹਰਾ : 

ਮਿਲ ਕਰਿ ਦੁਹ ਦਿਸ਼ਿ' ਪਰਸਪਰ, 
ਸਰਸਤਿ? ਹਰਖਤਿ? ਹੋਇ। 

ਗਮਨੇ ਨਗਰੀ ਕੋ ਬਹੁਰ, ਚਹਤਿ ਕਰਯੋ 'ਢੁਕਾਉ। 
ਅਬ ਢੋਇ! ॥੧੩॥ 

ਸੈਯਾ: /ਹਾਥੀ। “ਗੱਜਦੇ। 


418 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 419 


ਗਜ! ਗਾਜਤਿ? ਸਾਜ ਸਜੇ ਸਭਿ ਹੀ 

ਧੁਨਿ ਘੰਟਨ ਕੀ ਉਠਿਹੀ ਵਡ ਘੋਰਾ!। _ 'ਬੜੀ ਉੱਚੀ। 

(ਵਿਵਾਹ ਉਤਸ਼ਾਹ) 

ਅਸੁ! ਹਿੰਸਤਿ” ਜੀਨ” ਜਰਾਵ ਜਰੇ 'ਘੌੜੇ। ਹਿਣਕਦੇ। “ਕਾਠੀਆਂ। 

ਅਵਿਨੀ!' ਖੁਰ ਬਾਜ ਰਹੇ? ਚਹੁੰ ਓਰਾ?। _ 'ਜਮੀਨ ਉੱਤੇ। “ਖੁਰ ਵੱਜ ਰਹੇ ਹਨ (ਘੋੜਿਆਂ 
ਨ ਲੂ ਦੇ)। “ਚੁਫੇਰੇ। 





ਰਥ ਜਾਤਿ ਚਲੇ ਛਨਕੈਂ ਘੁੰਘਰੂ 

ਪੁਨਿ ਚੱਕੂਨ ਕੋ! ਖਰਕਾ ਨਹਿੰ ਥੋਰਾ?। _ 'ਪਹੀਆਂ ਦਾ। 'ੋੜਾ ਨਹੀਂ ਭਾਵ ਬਹੁਤਾ ਹੈ। 

ਡਫ ਢੋਲ ਦਮਾਮਨਿ ਡੰਕ ਲਗੇ 

ਪਰ ਆਪਨ ਕੋ ਨ ਸਨੈ ਵੜ ਸੋਰਾ 'ਸ਼ੋਰ ਬੜਾ ਹੈ, ਆਪਣੀ ਪਰਾਈ ਕੋਈ ਗੱਲ ਨਹੀਂ 

॥੧੪॥ ਰ੍‌ ਸੁਣੀਂਦੀ। 

ਮੁਰਲੀ, ਮਿਰਦੰਗ', ਉਪੰਗ?, ਤੰਬੁਰਨ” “ਇਕ ਪੁਕਾਰ ਦੀ ਢੋਲਕ। “ਨਸਤ੍ਰੰਗ ਨਾਮੇ 
ਰਹ ਵਾਜਾ। “ਢੋਲ, ਤੰਬੂਰ। 

ਝਾਂਝਰ', ਟਾਲ? ਬਜੈ' ਕਰਨਾਈ। 'ਛੈਣੇ। “ਟੱਲ। 

ਬਰ ਬਾਰਬਧੂ!' ਸੁਠ ਗਾਇ ਕੈ ਰਾਗਨ _ 'ਗਾਉਣ ਵਾਲੀਆਂ। 

ਤਾਨ ਮਿਲਾਇ ਕੈ ਮੋਦ ਬਢਾਈ। 

'ਜੰਵ ਨਾਲ ਗਾਉਣ ਨੌਚਣ ਵਾਲੀਆਂ ਦਾ ਨਾ ਹੋਣਾ ਅਸੀਂ ਪਿੱਛੇ ਦੱਸ ਆਏ ਹਾਂ (ਦੇਖੋ ਅਧਜਾਯ ੨੧ 

ਅੰਕ ੨੩) ਕਿ ਪੁਰਾਤਨ ਜਨਮ ਸਾਖੀ, ਜਨਮ ਸਾਖੀ ਭਾਈ ਬਾਲਾ, ਮਹਿੰਮਾ ਪੁਕਾਸ਼ ਤੇ ਜਨਮ ਸਾਖੀ 

ਭਾਈ ਮਨੀ ਸਿੰਘ ਜੀ ਵਿਚ ਨਹੀਂ ਹੈ। ਗਾਲਬਨ ਇਹ ਆਖੇਪਕ ਹੈ। ਇਕ ਨੁਸਖੇ ਵਿਚ ਪਾਠ ਹੈ- 


ਬਾਰ। 

ਦੁਤਿ ਰੰਗ ਅਨੇਕ ਪਤਾਕ' ਬਨੇ ਝੰਡੀਆਂ। 

ਫਹਿਰਾਇ ਘਨੋ ਸਭਿ ਆਗੇ ਸੁ ਜਾਈ। 

ਅਰਬਿੰਦ ਬਿਲੋਚਨ!' ਬੀਚ ਬਿਰਾਜਹਿ' __'ਭਾਵ ਗੁਰੂ ਜੀ। 

ਮੌਰ ਧੈ! ਚੋਰ ਢੁਰੈ2 ਛਬਿ ਛਾਈ 'ਸੀਸ ਉੱਤੇ। “ਚੌਰ ਝੁਲ ਰਿਹਾ ਹੈ। 

॥੧੫॥ 

ਏਕ ਮਤੰਗ' ਪੈ ਲਾਲੂ ਅਰੂਢਿ /ਹਾਥੀ। 

ਕਰੇ ਬਰਖਾ ਧਨ ਕੀ ਮਨ ਭਾਈ। 

ਦੂਸਰ ਪੈ ਚਢਿ ਤਾਤ ਜੈਰਾਮ ਕੋ! ਜੈਰਾਮ ਦਾ ਪਿਤਾ। 

ਹੀਨ ਬਿਲੌਬ!, ਭਲੇ ਬਰਖਾਈ”। ਛੇਤੀ ਨਾਲ। “ਧਨ ਦੀ ਬਰਖਾ ਚੰਗੀ ਤਰ੍ਹਾਂ ਕਰਦਾ 


ਹੰ। 
ਮੇਘ ਕੀ ਰੀਤਿ ਸੁਹਾਇ ਦੁਊ 
ਤਬ ਨੀਚ ਔ ਊਚ ਵਿਚਾਰ ਨ ਕਾਈ। 
ਕੀਰਤਿ ਯੌ ਬਿਸਤੀਰਤਿ ਹੈ 
ਜਨੁ ਪੂਰਨ ਚੰਦ! ਨੈ ਜੌਨ੍ਹ” ਸੀ ਛਾਈ 'ਪੁੰਨਜਾਂ ਦੇ ਚੰਦ ਨੇ। “ਚਾਂਦਨੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੧੬॥ 
ਸ਼ਰੋਨਨ' ਮੈਂ ਸੁਨਿ ਬਾਜਯਨ” ਕੀ ਧੁਨਿ 
ਬਿੱਭੂਮ' ਹੋਤਿ ਭਯੋ ਮਨ ਨਾਰੀ। 


ਹਾਰ ਲਪੇਟ ਲਯੋ ਕਟ ਕੇ ਤਟ' 
ਕਿੰਕਨ' ਲੈ ਗਰ ਬੀਚ? ਸੁਧਾਰੀ। 
ਨੂਪਰ! ਹਾਥਨਿ ਸੈਂ', ਪਹੁੰਚੀ” ਪਗ” 
ਅੰਚਰ' ਅੰਗੀਆ£ ਸੋ ਨ ਸੰਭਾਰੀ। 
ਅੰਜਨ! ਅੰਜ” ਕਪੋਲਨ” ਪੈ 

ਚਖ! ਜਾਵਕ? ਡਾਰਿਨ ਧੀਰ ਵਿਚਾਰੀ 
॥੧੭॥ 

ਯਾ ਬਿਧਿ ਅੰਗ ਸ਼ਿੰਗਾਰਿ ਸ਼ਿੰਗਾਰਿ ਕੇ 
ਦੌਰ ਚਢੀ ਮਿਲ ਬ੍ਰਿੱਧਾਂ' ਅਟਾਰੀ। 
ਮਾਨਹੁ ਮੇਘਨ' ਮੈ ਚਮਕਾਤਿ 

ਛਟਾ! ਛਬਿ ਸੀ ਦਮਕੈ' ਦੁਤਿ ਨਾਰੀ। 
ਨੀਲ ਸਰੋਜਨ ਮਾਲ ਬਿਲੋਚਨ? 


ਰੂਪ ਬਿਲੋਕਤਿ ਦੂਲਹੁ ਸਾਰੀ”। 
ਝਾਕ ਝਰੋਖਨ! ਬੀਚ, ਗੁਲਾਬ ਲੇ 


ਫੂਲਨ _ ਅੰਜੁਲ! _ਮੰਜੁਲ? _ਡਾਰੀ' 


॥੧੮॥ 

ਪ੍ਰੀਤਿ ਸਪੂੀਤਿਹਿ ਲੇ ਘਟ? ਨਾਰੀ। 
ਚੰਦਮੁਖੀ ਸੁਖਕੰਦ' ਬਿਲੋਕ 
ਅਨੰਦ ਭਰੀ ਪਟ ਪਾਗਤ ਚਾਰੀ”'। 


ਲਾਲ ਗੁਲਾਲ ਬਿਸ਼ਾਲ ਕੋ ਬਾਲ! 
ਗੁਲਾਬ ਮਿਲਾਇ ਬਰਾਤ ਪੈਡਾਰੀ'। 
ਧਾਮਨਿ' ਪੰਕਤਿ? ਪੰਕ” ਭਯੋ ਸਭਿ 


ਅੰਕ ਉਮੰਗ ਬਿਲਾਸਤਿ ਭਾਰੀ ॥੧੯॥ 
ਮੂਲੇ ਕੇ ਦ੍ਰਾਰ ਢੁਕਾਉ ਕਰਯੋ ਅਸ 
ਆਰਤਿਹਾਰ' ਕੀ ਆਰਤੀ ਤਾਰੀ?। 


420 





!ਕੰਨੀ। ਵਾਜਿਆਂ ਦੀ। 

ਗਇਕ ਹਾਵ ਜਿਸ ਦੇ ਅੰਦਰ ਹੋਣ ਨਾਲ ਇਸਤ੍ਰੀ 
ਘਬਰਾਕੇ ਗਹਿਣੇ ਉਲਟੇ ਪੁਲਟੇ ਪਾ ਲੈਂਦੀ ਹੈ। 
'ਲੌਕ ਉਦਾਲੇ। 

!'ਤੜਾਗੀ। “ਗਲ ਵਿਚ। 

/ਝਾਂਜਰਾਂ। “ਹੱਥ ਦਾ ਗਹਿਣਾ। 'ਪੈਰਾਂ ਵਿਚ। 
'ਭੋਛਣ। “ਅੰਗੀ। 

'ਸੁਰਮਾਂ। “ਪਾ ਕੇ। “ਗੱਲ੍ਹਾਂ ਤੇ 

ਅੱਖਾਂ ਵਿਚ। “ਰੰਗ ਸੁਰਖੀ ਜੋ ਪੈਰਾਂ ਤੇ ਲਾਈਦਾ 
ਹੈ। 


'ਉੱਚੀਆਂ। 'ਪਾ:-ਬ੍ਰਿੰਦ। 

ਬੱਦਲਾਂ ਵਿਚ। 

'ਬਿਜਲੀ। 

'ਨੀਲੇ ਕਵਲਾਂ ਦੀ ਪੰਕਤੀ ਵਾਂਡੂ। “ਅੱਖਾਂ ਨਾਲ। 
'ਸਾਰੀਆਂ। 

'ਝਰੋਖਿਆਂ ਵਿਚੋਂ ਤੱਕ ਕੇ। 

'ਫੁੱਲਾਂ ਦੇ ਬੁਕ। ਸੁਫੈਦ। “ਪਾਉਂਦੀਆਂ ਹਨ। 


ਹਿਤ ਨਾਲ। “ਘੜੇ। 'ਪਾ:-ਪੀਤ ਪੀਲੇ। 
'ਸੁਖਦਾਤੇ (ਗੁਰੂ ਜੀ ਨੂੰ)। 

'ਸੁੱਦਰ ਕਪੜਿਆਂ ਵਿਚ ਸਜਕੇ। "ਪਾ:-ਪਦ ਪਾ 
ਗਤਿ ਚਾਰੀ ਠੁਮਕਵਾਂ ਪੈਰ ਪਾ ਕੇ ਚਲਦੀਆਂ 
ਹਨ। 

ਇਸਤ੍ਰੀਆਂ 

!ਪਾਉੱਦੀਆਂ ਹਨ। 

'ਘਰਾਂ ਦੀ ਕਤਾਰ ਅਗੇ ਭਾਵ ਗਲੀ ਵਿਚ। “ਘਰਾਂ 
ਦੀ ਕਤਾਰ ਅਗੇ ਭਾਵ ਗਲੀ ਵਿਚ। “ਚਿੱਕੜ। 


'ਦੁਖ ਹਰਤਾ ਦੀ। 2ਉਤਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੰਦੂ ਮੁਖੀ ਤਹਿਂ ਬ੍ਰਿੰਦ ਮਿਲੀ ਕਲਾਂ 
ਕੰਠ!' ਹੈ ਕੋਕਿਲਾ? ਕੀ ਅਨੁਹਾਰੀ”। 
ਮੰਗਲ ਸੋ” ਕੁਲ ਰੀਤਿ ਕਰੈ 

ਲੇਯ ਨਾਨਕ ਨਾਮ ਉਚਾਰਤਿ ਗਾਰੀ'। 
ਗਯਾਨ ਪੈ ਕਾਮ ਕੋ ਜੋਰ ਚਲਯੋ ਨ 
ਪਲਾਇਨ' ਹੂ ਮਨੋਂ ਬਾਦ ਪੁਕਾਰੀ? 
॥੨੦॥ 

ਦੂਲੋ ਸਮੇਤ ਬਰਾਤ ਬਹੋਰਾ 

ਕਿਯੋ ਸ਼ੁਭ ਥਾਨ ਮੈ ਆਨਿਕੈ ਡੇਰਾ। 
ਰਾਜਹਿ ਧੂਰ ਪਰੀ ਮੁਖ ਪੈ 

ਜਿਵ ਸੰਗ ਪਿਰਾਗ' ਕੁਸ਼ੇਸ਼ਯ? ਹੇਰਾ”। 
ਤੰਬੂ ਕਨਾਤਨ ਤਾਨੇ ਬਿਤਾਨਨਿ 

ਲਾਗੇ ਸ਼ਮਯਾਨਨ ਸੋਹੈ ਘਨੇਰਾ। 

ਜੋ ਜਿਹ ਚਾਹਿ ਦਈ ਸੋਉ ਤਾਂਹਿ 
ਹਤਯੋ! ਸ਼ੂਮ” ਦੂਰ ਲਗੀ ਨਹਿਂ_ਦੇਰਾ 
॥੨੧॥ 


ਧੇਨੁ ਕੇ ਧੂਲ ਕੋ! ਵੇਲਾ ਭਯੋ 

ਤਬ ਛੂਟਨ ਲਾਗੀ ਹੈ ਜੋਰ ਹਵਾਈ'। 
ਮੰਗਲ ਕੀ ਸੁਧਿ ਦੇਨੇ ਕੇ ਹੇਤ 
ਮਨੋ ਪਤੀਆ' ਸੁਰ ਲੋਕ” ਪਠਾਈ। 
ਬਾਜ! ਮਤੰਗ? ਉਤੰਗ” ਬਰੂਦ ਕੇ 
ਝਾਰ ਮਤਾਬੀ ਛੁਟੈ ਫੁਲਵਾਈ'। 
ਦੈਤਨਿ ਦੈਤ ਭਯਾਨਕ ਬੇਖ 


ਸੁ ਕੌਤਕ ਦੇਖਿ! ਰਹੇ _ਹਰਖਾਈ 
[ਘਿਆਬ 

ਮਾਨਵ ਮੂਲੇ ਨੇ ਏਕ ਪਠਾ 

ਹਿਤ ਹੂਤਨ! ਕੇ ਤਿਨ ਜਾਇ ਸੁਨਾਵਾ। 
“ਧਾਰਹੁ ਆਪ ਚਲ ਪਦ ਕੋ ਅਬ 
ਕਾਲ ਭਯੋ! ਹਿਤ ਲੇਵਨ ਲਾਵਾ। ? 

ਯੋ ਸੁਨਿ ਡੰਕ' ਨਿਸ਼ਾਨ” ਲਗੇ 


ਧੁਨਿ _ਘੋਰ ਉਠੀ ਘਨ! ਜਿਉਂ 


421 





'ਸੁੰਦਰ। 
ਗਲਾ। “ਕੋਇਲ। 'ਜੇਹਾ। 'ਪਾ:-ਕੰਠੀ। 


'ਸਿੱਠਣੀ। 
'ਨੌਸ ਕੇ ਭਾਵ ਹਾਰ ਕੇ। “ਕੁਬਚਨ ਬੋਲਣ ਲਗ 


ਪਿਆ। 
'ਫੇਰ। 


'ਫੁਲ ਦੀ ਧੂੜੀ। “ਕੌਲ ਫੁਲ। “ਦੇਖੀਦਾ ਹੈ। 


'ਦੂਰ ਕੀਤਾ। “ਥਕਾਨ 


'ਗਊਧੂੜ ਦਾ ਵੇਲਾ। 
“ਇਕ ਤਰ੍ਹਾਂ ਦੀ ਆਤਸ਼ਬਾਜ਼ੀ। 


'ਪਤ੍ਹਿਕਾ। “ਦੇਵ ਲੋਕ। 

'ਘੌੜੇ। “ਹਾਥੀ। “ਉੱਚੇ। 

ਇਕ ਆਤਸ਼ਬਾਜ਼ੀ। 

'ਬਰੂਦ ਦੇ ਬਣੇ ਭਯਾਨਕ ਦੈੱਤ ਦੈੱਤਣੀਆਂ ਚਲ 
ਰਹੇ ਹਨ। 

'ਲੋਕੀ ਕੌਤਕ ਦੇਖ ਕੇ। 


'ਬੁਲਾਉਣ ਲਈ। 
'ਵੇਲਾ ਹੋ ਗਿਆ ਹੈ। 


'ਚੋਬ। “ਨਗਾਰੇ। 
'ਬੱਦਲ। “ਗੱਜਿਆਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 422 


ਘਹਿਰਾਵਾ”। 

ਆਨੰਦ ਕੋ ਉਰ ਧਾਰਿ ਤਬੈ 

ਗਮਨੇ ਮਿਲ ਸਾਜ ਸਮਾਜ ਸੁਹਾਵਾ 

॥੨੨॥ 

ਬੇਦੀ ਜੇ ਬ੍ਰਿੰਦਾ ਐ ਬੇਦੀ ਸ਼ਿਰੋਮਣਿ” __'ਸਾਰੇ। “ਸਤਿਗੁਰੂ ਜੀ। 

ਬੇਦੀ'' ਰਚੀ ਜਹਿਂ ਗੇ ਤਿਹ ਥਾਈਂ। 'ਵਿਆਹ ਦੀ ਵੇਦੀ। 

'ਵਯਾਹ ਦਾ ਪੁਸੰਗ ਜੋ ਹੈ ਕਿ ਇਹ ਸੁਲਤਾਨ ਪੁਰੇ ਆਉਣ ਤੋ” ਮਗਰੋ ਦਾ ਹੈ, ਜੋ ਜਨਮਸਾਖੀ ਸਭ 
ਤੋ ਪੁਰਾਤਨ ਹੈ ਤੇ ਭਾਈ ਮਨੀ ਸਿੰਘ ਦੀ ਸਾਖੀ, ਦੋਹਾਂ ਵਿਚ ਵਯਾਹ ਸਤਿਗੁਰ ਜੀ ਦੇ ਬਾਲਪਨੇ ਵਿਚ 
ਤਲਵੰਡੀ ਹੋਇਆ ਲਿਖਿਆ ਹੈ। ਜਿਸ ਰੀਤੀ ਨਾਲ ਵਿਆਹ ਹੋਇਆ ਲਿਖ ਰਹੇ ਹਨ, ਓਹ ਰੀਤੀ 
ਉਸ ਵੇਲੇ ਦੀ ਖੱਤੀਆਂ ਵਿਚ ਪ੍ਰਚਲਤ ਰੀਤੀ ਹੈ। ਗੁਰੂ ਜੀ ਨੇ ਅਜੇ ਘਰ ਬਾਰ ਛੱਡ, ਤਯਾਗ ਕਰ 
ਜਗਤ ਵਿਚ ਫਿਰਕੇ ਲੋਕਾਂ ਨੂੰ ਤਾਰਨ ਦਾ, ਫੇਰ ਕਰਤਾਰ ਪੁਰੇ ਬੈਠ ਕੇ ਉਪਦੇਸ਼ ਤੇ ਆਪਣੇ ਆਸ਼ੇ ਤੇ 
ਮਤ ਦਾ ਚਲਾਵਣਾ ਨਹੀਂ ਕੀਤਾ। ਇਕ ਰਵਾਜਤ ਚਲੀ ਆਉਂਦੀ ਹੈ ਕਿ ਗੁਰੂ ਜੀ ਨੇ ਵਜਾਹ ਦੀ ਰੀਤੀ 
ਆਪਣੀ ਦੱਸੀ ਸੀ। ਇਸ ਪਰ ਗੋਸਟ ਹੋਈ ਜਿਸ ਦੀਵਾਰ ਹੇਠ ਇਹ ਗੋਸਟ ਹੋਈ ਉਹ ਦੀਵਾਰ ਕੱਚੀ 
ਹੈ, ਅਜੇ ਤਕ ਖੜੀ ਹੈ ਤੇ ਵਿੰਗੀ ਹੈ। ਚੋਣਿਆਂ ਨੇ ਨਾਂਹ ਕੀਤੀ ਤਾਂ ਭੰਡਾਰੀ ਕਹਿਣ ਲਗੇ ਕਿ ਅਸੀਂ 
ਨਾਤਾ ਦੇਂਦੇ ਹਾਂ। ਇਸ ਪਰ ਗੁਰੂ ਜੀ ਨੇ ਵਰ ਦਿੱਤਾ ਭੰਡਾਰੀ ਭਰੇ ਰਹਿਣਗੇ ਤੇ ਚੋਣੇ ਚੁਣੇ ਜਾਣਗੇ। 
ਇਹ ਸੁਣ ਕੇ ਚੋਣੇ ਬੀ ਝੁਕ ਗਏ ਤੇ ਆਪ ਦੀ ਆਗਿਆ ਮੰਨ ਲਈ। ਗੁਰੂ ਮਰਯਾਦਾ ਸਮੇ' ਹੁਣ ਸ੍ਰੀ 
ਗੁਰੂ ਗੁੰਥ ਸਾਹਿਬ ਜੀ ਆਪ ਬਿਰਾਜਮਾਨ ਹੁੰਦੇ ਹਨ, ਸੋ ਅਗਨੀ ਦੀ ਗੁਰਸਿੱਖਾਂ ਨੂੰ ਲੋੜ ਨਹੀਂ। 
ਸਰਬੱਤ ਸਿੱਖ ਸੰਗਤਾਂ ਪੁਤੀ ਸਤਿਗੁਰੂ ਕਾ ਹੁਕਮ ਹੈ, “ਕਾਰਜੁ ਦੇਇ ਸਵਾਰਿ ਸਤਿਗੁਰ ਸਚੁ 
ਸਾਖੀਐ।“ ਜਦ ਸਤਿਗੁਰੂ ਸਚਾ ਸਾਖੀ ਆਪ ਵਿਚ ਬਿਰਾਜਮਾਨ ਹੈ ਤਾਂ ਅਗਨੀ ਨੂੰ ਸਾਖੀ ਰੱਖਣ ਦੀ 
ਕੋਈ ਲੋੜ ਨਹੀਂ ਰਹਿੰਦੀ। 

ਪੁੰਜ ਜਹਾਂ ਦਿਜਰਾਜ ਬਿਰਾਜਤਿ 

ਹੇਰਿ ਸਮਾਜ ਉਠੇ ਹਰਿਖਾਈ। 

ਦੇ ਮੁਖ ਆਸ਼ਿਖ' ਕੋ ਸੁਖ ਪਾਇ /ਅਸ਼ੀਰਵਾਦ। 

ਗਏ ਸਭਿ ਬੈਸ ਤਹਾਂ ਚਹੁੰਘਾਈ'। 'ਚਾਰੋ' ਤਰਫ। 

ਬੇਦ" ਕੇ ਮੰਤੁ ਉਚਾਰਿ ਤਬੈ 

ਸ਼ੁਭ ਰੀਤਿ ਕਰੀ ਜਿਵ ਬੇਦ! ਨੇ ਗਾਈ 'ਏਥੇ ਬੇਦ ਦਾ ਮਤਲਬ ਵਯਾਹ ਪੱਧਤੀ ਹੈ। 
॥੨੪॥ 

ਦੋਹਰਾ: 

ਅੰਦਰ ਸੁੰਦਰ ਸਦਨ ਤੇ, ਲਯਾਏ ਮੋਦਿ 

ਬਿਲੰਦ। 

ਲਖਮੀ ਰੂਪ _ਸੁਲੌਖਨੀ, ਢਿਗ ਸ਼੍ਰੀ 
ਨਾਨਕ ਚੰਦ ॥੨੫॥ 

ਚਿਤੁਪਦਾ ਛੰਦ: 'ਭਾਵ ਗੁਰੂ ਜੀ। “ਸੱਜੇ ਪਾਸੇ। 
ਪੰਕਜਨੈਨ' ਬਨੇ ਦਿਸ ਦਾਹਨਿ? 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 423 


ਸ਼ੀ ਮਹਿਲਾ! ਕਿਯ ਬਾਮ? ਜਿ ਅੰਗਾ”। _ 'ਬੀਬੀ ਜੀ। 'ਖੱਬੇ। 'ਪਾਸੇ। 
ਦੀਪਤਿ! ਕੀਨਿ ਹੁਤਾਸਨ” ਕੋ 'ਜਗਾਈ। ੭ਅਗਨੀ। 


ਦਿਜ ਪੁਜ ਬਿਨਾਯਕ' ਚੰਦਨ ਸੰਗਾ। 'ਗੁਰੂ। _ ਪੂਰਨ _ਗੁਰੂ। _ (ਅ) 
ਦਿ (ਏ)ਬੁਧਦੇਵ। 


ਧਾਰਿ ਸਰੋਅ' ਵਿਖੈ ਸਰਪੀ? 'ਚਮਚੇ। “ਘਿਉ। 

ਮਧ ਪਾਵਕਾ ਪਾਵਤਿ ਜੋਤਿ ਅਭੰਗਾ। /ਅਗਨੀ। 

ਲੇਯ ਭਵਾਰਿ' ਫਿਰੇ ਵਰ ਚਾਰ? 'ਫੇਰੇ। ਸੁੰਦਰ (ਅ) ਚਾਰ। 
॥੨੬॥ 





ਛਪਯ: 

ਇਤ ਪ੍ਰੰਧਾ! ਹਰਿਦਯਾਲ, ਬਹੁਰ ਮੂਲੇ 

ਕੇ ਪ੍ਰੰਧਾ। 

ਪਢਿ ਹੈ' ਸਾਖੋ ਚਾਰ, ਗੋਤ ਐਦ੍ਰਿਕ/" 'ਸਾਖੋਚਰ ਗੋਤ੍ਹਾਚਾਰ। ਗੋਤ ਐਦ੍ਰਿਕ ਐਧਰ ਦਾ 
ਕਰਿ ਸੋਧਾ। ਗੋਤ । 

'ਐਦ੍ਰਿਕ ਈਦ੍ਰਿਸ਼ ਇਸ ਪਾਸੇ, ਭਾਵ ਪੁਤੇਤੇ ਪਾਸੇ। ਸਾਖਿਨ ਵੇਦ। ਪਢਿ ਹੈ ਸਾਖ ਉਚਾਰ ਗੋਤ 
ਐਦ੍ਰਿਕ ਕਰਿ ਸੋਧਾ ਪੁਤੇਤੇ ਪਾਸੇ ਦਾ ਗੋਤ੍ਹ (-ਵੇਦੀ-ਜ)ਵੇਦ ਪੜ੍ਹਨ ਤੋਂ (ਪਿਆ ਸੀ,) ਸੋਧਕੇ 
ਉਚਾਰਦੇ ਹਨ।[ਦੇਖੋ ਬਚਿੱਤਰ ਨਾਟਕ ਧਿ: ੪ ਅੰ: ੧] (ਅ) ਏਸ ਪਾਸੇ ਦਾ ਗੋਤ੍ਰਾਚਾਰ ਸੋਧ ਸੋਧ ਕੇ 
ਪੜ੍ਹਦੇ ਹਨ। (ਏ) ਸ਼ਾਖ “ਉਚਾਰ-ਗੋਤ੍ਹ ਦੀ (ਇਕ) ਸ਼ਾਖ (ਲੜੀ) ਉਚਾਰੀ। 

ਉਤ ਕਹਿ “ਚੋਣਾ” ਗੋਤ, ਰੀਤਿ ਜਿਉਂ 'ਚੰਗੀ ਫਬੀ। 

ਨੀਕਿ ਸੁਹਾਈ'। 

ਸੁਨਿ ਕਰਿ ਨਰ ਤਿਹ ਕਾਲ, ਰਹੇ 

ਹਿਰੰਦੈ ਹਰਖਾਈ। 

ਸਭਿ ਲੌਕਿਕ ਵੈਦਕ ਵਿਧਿ ਕਰੀ 

ਜਿਉ” ਜਿਉ” ਦਿਜਨ ਰਜਾਇ ਦਿਯ। 

ਇਵ ਪਾਨਗੁਹਨ' ਕਿਯ ਦਾਨ ਦਿਯ ।ਵਿਆਹ (ਹਥਲੇਵਾ)। 

“ਸੂਸਤਿ” ਬੋਲ ਵਰ ਬਿੱਪੂ! ਲਿਯ? 'ਸੇਸ਼ਟ ਬ੍ਰਾਹਮਣ ਨੇ। “ਲੀਤਾ ਦਾਨ। 

॥੨੭॥ 

ਅੜਿੱਲ: /ਡੇਰੇ। 

ਲੈ ਲਾਵਾਂ ਤਿਹ ਥਾਨ, ਗਏ ਪੁਨਿ 

ਸਿਵਰ' ਮੈ'। 

ਬਸੀ ਗੁੜਾਕਾ! ਭਏ, ਆਨਿ ਨਿਜ ਠਵਰ_'ਨੀਂਦ ਦੇ ਵੱਸ। 

ਸਮ 

ਤਿਮਰਾਂ ਤ੍ਰਿਜਾਮਾ” ਛਾਇ, _ਅੱਗਯ 'ਹਨੇਰਾ। “ਰਾਤ ਦਾ। “ਫੈਲਿਆ ਅਗਯਾਨੀ (ਦੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਅਗਯਾਨਿ ਜਿਉ?”। 
ਹੋ ਬਿਸੈ ਮਨੋਰਥ ਅਨਿਕ, ਸੁ ਉਡਗਨਾ! 
ਚਮਕ ਤਿਉ” ॥੨੮॥ 


424 





ਦਿਲ ਤੇ) ਜਿਵੇਂ ਅਗਯਾਨ। 
'ਤਾਰੇ। 


"ਇਕ ਲਿਖਤ ਦੇ ਨੁਸਖੇ ਵਿਚ ਤਿੰਨਾਂ ਪੰਕਤੀਆਂ ਦਾ ਐਉ ਪਾਠ ਹੈ:-'ਬਹੁਰ ਬੁਲਾਇ ਪਠਾਇ 
ਸੁਹਾਵਨ ਠਵਰ ਮੈ'। ਨੀਕੀ ਰੀਤ ਅਚਾਇ ਅਸਨ ਪੁਨ ਆਇਗੇ। ਹੋ ਨਿਸ ਮਨ ਆਨੰਦ ਸ਼ੁਮਤਿ 


ਸਕਲ ਸੁਪਤਾਇਗੇ। “ 


ਤੇ ਇਕ ਹੋਰ ਲਿਖਤ ਦੇ ਨੁਸਖੇ ਵਿਖੇ:- ਬਸੀ ਗੁੜਾਕਾ ਭਏ ਆਨ ਨਿਜ 


ਠਵਰਮੇ। ਨੀਕੀ ਰੀਤ ਅਚਾਇ ਅਸਨ ਪੁਰ ਆਇਗੇ। ਹੋਹਿ ਅਨੰਦ ਸਮੇਤ ਸਕਲ ਸੁਪਤਾਇਗੇ। 


ਕਬਿੱਤ: 

ਭਯੋ ਅਰਣੌਦਯ!' ਅਰਣਚੂੜ? ਬੋਲੇ ਰਵ” 
ਖਿਰੇ _ਅਰਬਿੰਦ' ਪਰ ਸਾਰੰਗ? ਸੁ 
ਡੋਲਹੀਂ। 

ਪ੍ਰਾਚੀ! ਪਿਯਰਾਨੀ?, ਚਾਰੂ” ਚਟਿਕਾ” 
ਚੁਚਾਨੀ” 

ਬਾਨੀ ਚੱਕ੍ਰਵਾਕ' ਮਿਲੇ, ਬੋਲ ਬੋਲਿ ਕੈ 
ਕਲੋਲ ਹੀ। 

ਭਾਜੇ ਦੂਤਿ' ਚੋਰ! ਪੁਰਿ ਗ੍ਰਾਮਨਿ ਕੋ 
ਦੀ ਗਿ 


ਭਾਨੁ! ਕਰ? ਦੌਰੀ ਗੈਨਾ, 
ਬੋਲਿ ਹੀ। 

ਉਡਗਨ ਸਨ” ਭਯੋ ਤਿਮਰ ਨਿਧਨ 
ਘਨ” 

ਗਯਾਨ _ ਜੈਸੇ ਮੋਹ ਸੈਨ _ਹਨੈ 
ਝਕਝੋਲਿਹੀ' ॥੨੯॥ 

ਸਰਠਾ: 


"ਨਿੰਦਾ ਤਜੀ ਦਯਾਰ, 


ਸੰਖ ਮੁਖ 


ਜਿਉ” ਗਯਾਨੀ ਹਿਤ ਅੰਗਨਾ। 
ਜਾਗੁਤਤਾ! ਤਨ ਧਾਰਿ, 

ਜਿਉ” ਅਨੰਦਤਾ ਭਗਤਿ ਮੈ ॥੩੦॥ 
ਚਿਤ੍ੁਪਦਾ ਛੰਦ: 

"ਕੀਨਿ ਸ਼ਨਾਨ, ਦਯੋ ਪੁਨ ਦਾਨ 


'ਪ੍ਰਾਤਾਕਾਲ। “ਕੁਕੜ। “ਬਾਣੀ, ਕੁਕੜ ਨੇ ਬਾਂਗ 
ਦਿੱਤੀ। 


'ਕਵਲ। “ਭਵਰੇ। 


/ਪੂਰਬ ਦਿਸ਼ਾ। “ਪੀਲੀ ਹੋਈ। 'ਸੁੰਦਰ। “ਚਿੜੀ। 
“ਚੁਹਕੀ। 


'ਚਕਵੀ ਚਕਵਾ। 


'ਹਲਕਾਰੇ ਤੇ ਚੋਰ ਭੱਜੇ। ਹਲਕਾਰੇ ਛੇਤੀ ਅਪੜਨ 
ਲਈ ਤੇ ਚੋਰ ਬਚਣ ਲਈ। 'ਪਾਠਾਂਤ੍ਰ-ਦੂਤ 
ਛੇਤੀ। 

'ਸੂਰਜ ਦੀਆਂ। ?ਕਿਰਨਾਂ। “ਅਕਾਸ਼ ਵਿਚ। 


'ਤਾਰਿਆਂ ਸਮੇਤ। 'ਡੂੰਘਾ ਅਨ੍ਹੇਰਾ ਨਾਸ਼ ਹੋ 
ਗਿਆ। 

'ਜਿਵੇਂ ਗਯਾਨ ਮੋਹ ਦੀ ਸੈਨਾਂ ਨੂੰ ਪਛਾੜਕੇ ਨਾਸ਼ 
ਕਰਦਾ ਹੈ। 

ਦਿਆਲੂ (ਗੁਰੂ) ਨੇ। "ਕਿਆ ਅਲੌਕਕ ਕਟਾਖ 
ਹੈ, ਪੁਕਰਣ ਤਾਂ ਮਾਯਕ ਸ਼ਾਦੀ ਦਾ ਹੈ, ਪਰ ਆਪ 
ਨੇ ਸਤਿਗੁਰੂ ਜੀ ਦਾ ਵੈਰਾਗ ਪ੍ਰਗਟ ਕਰਕੇ ਰਾਜ 
ਜੋਗ ਕੱਠਾ ਕਰ ਦਿੱਤਾ ਹੈ। 

ਮੋਹ ਇਸਤ੍ਰੀ ਦਾ। 

'ਜਾਗ ਨੇ। 


"ਇਨ੍ਹਾਂ ਤੋ ਦੋ ਛੰਦਾਂ ਵਿਚ ਭਾਈ ਸਾਹਿਬ ਜੀ ਨੇ 
ਸਤਿਗੁਰੂ ਜੀ ਦਾ ਮਹਾਨ ਪ੍ਰਭਾਵ ਪ੍ਰਗਟ ਕੀਤਾ ਹੈ 
ਜੋ ਮਹਾਨ ਸਤਿਕਾਰ ਯੋਗ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਮਾਨ ਸੁ ਮਾਨ ਸੁ ਰਾਗਹਿ ਦ੍ਰੈਖਾ। 
ਧਾਰਿ ਦੁਕੂਲ' ਭਲੇ ਭਵ ਮੂਲ” 
ਹੰਰੈਂ ਤਨ ਸੂਲਨ ਕਿੰਕਰ ਸੇਖਾ!। 
ਬੇਦਿਨਿ ਬੰਸ਼ ਸਰੋਜਨ' ਸੂਰਜ 
ਭੂਖਨ ਊਖਤਿ ਸੋਹਿ ਵਿਸ਼ੇਖਾ!। 


ਰੂਪ ਅਨੂਪਮ ਸ਼ਾਂਤਿ ਮਨੋ 
ਕਿਯ ਗਜਾਨ ਅਛਾਦਨ ਜਯੋ' ਧਰਿ ਬੇਖਾ! 
॥੩੧॥ 


॥੩੨॥ 
ਅੜਿੱਲ: 
ਕਾਲੂ _ਲਾਲੂ _ ਆਦਿ, ਸੁ ਵੇਦੀ 
ਰਾਜਈ' ॥ 
ਅਲੰਕਾਰ! ਪਟ? ਰੁਚਿਰ”, ਸਭਾਸਦ 
ਸਾਜਈ”। 
ਬਹੁ ਜਾਚਿਕ ਕੀ ਭੀਰ, ਲੇਤਿ ਹੈ” ਆਨਿ 


425 





ਰਾਗ ਤੇ ਦ੍ਰੈਖ ਜਿਨ੍ਹਾਂ ਦੇ ਮਨ ਵਿਚ ਸਮਾਨ ਹੈ। 
ਮੋਹ ਇਸਤ੍ਰੀ ਦਾ। “ਸੰਸਾਰ ਦਾ ਕਾਰਨ ਗੁਰੂ ਜੀ। 
ਸਾਰੇ ਦਾਸਾਂ ਦੇ ਸਰੀਰ ਦੇ ਦੁਖ ਦੂਰ ਕਰਦੇ ਹਨ। 
'ਵੇਦੀ ਵੰਸ਼ ਕਵਲ ਹੈ। 

'ਸੂਰਜ (ਹਨ ਗੁਰੂ) ਗਹਿਣੇ ਉਖ੍ਹਾ ਸਮਾਨ ਮੋਹ 
ਰਹੇ ਹਨ। [ਊਖਤ ਚੜ੍ਹਦੇ ਸੂਰਜ ਦੀ ਲਾਲੀ। 
ਉਸ਼ਾ (ਅ) ਕਿਰਨਾਂ][ 


'ਇਸ ਤਰ੍ਹਾਂ ਗੁਰੂ ਜੀ ਦੇ) ਸੁਹਣੇ ਰੂਪ ਨੂੰ ਬੇਖ 
(ਲਿਬਾਸ) ਧਾਰਨ ਨੇ ਆਛਾਦਾਨ ਕੀਤਾ ਹੈ (ਜਿਸ 
ਤਰ੍ਹਾਂ ਕਿ ਉਨ੍ਹਾਂ ਦੇ) ਸ਼ਾਂਤ (ਸਰੂਪ) ਨੂੰ ਗਯਾਨ ਨੇ 
ਆਛਾਦਾਨ ਕੀਤਾ ਹੈ। ਆਛਾਦਨ ਤੋ ਮੁਰਾਦ ਏਥੇ 
ਹਨੇਰਾ ਪਾਉਣ ਦੀ ਨਹੀਂ, ਪਰ ਫਬਾ ਦੇਣ ਦੀ ਹੈ। 
(ਅ) ਜਿਸ ਤਰ੍ਹਾਂ (ਮਾਨੁਖੀ) ਭੇਖ ਧਾਰਨ ਕਰਕੇ 
ਆਪਣੇ ਗਯਾਨ ਸਰੂਪ ਨੂੰ ਆਛਾਦਾਨ ਕੀਤਾ ਹੈ। 
(ਲੁਕਾਯਾ ਹੈ) ਉਸੇ ਤਰ੍ਹਾਂ ਸ਼ਾਂਤਮਯ ਸੁਹਣੇ ਰੂਪ 
ਨੂੰ (ਲਾੜੇ ਵਾਲੇ) ਲਿਬਾਸ ਨੇ ਲੁਕਾ ਲਿਆ ਹੈ। 
'ਚੀਰਾ। 


'ਮੋਤੀਆਂ ਦੀ ਮਾਲਾ। 


'ਚੰਚਲ ਨੇਤ੍ਹਾਂ ਨਾਲ (ਜਦ) ਤੱਕਦੇ ਹਨ ਲੋਕਾਂ ਨੂੰ 
(ਤਾਂ) ਸਾਰਿਆਂ ਦੇ ਪਾਪਾਂ ਦੀ ਪੀੜਾ ਹਰ ਲੈਂਦੇ 
ਹਨ। 

'ਸੁਹਣਾ ਮੁਖ ਕਵਲ ਵਾਂਗ ਖਿੜਿਆ ਹੈ। 

'ਜਿਸ ਨੇ ਬੇਹਾਲ ਦੁਖੀਆਂ ਦੀ ਕਲਿਆਨ ਕੀਤੀ। 
'ਗੱਲ੍ਹਾਂ ਉੱਤੇ। 

'ਬਾਣੀ ਜਿਸ ਦੀ ਗਜਾਨ ਸਿਖਾਉਣ ਵਾਲੀ ਹੈ। 


'ਸ਼ੋਭ ਰਹੇ ਹਨ। 


!ਗਹਿਣੇ। ?ਕੱਪੜੇ। 'ਸੁੰਦਰ। “ਸਜ ਰਹੇ ਹਨ 
ਸਭਾ ਸਦਾਂ ਦੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 426 





ਛਾਇ ਕੈ ॥੩੪॥ 


ਦਹਰਾ ; 

ਤਿਹ ਛਿਨ ਇਕ ਨਰ ਆਇ ਕੈ, ਬੋਲ੍ਯੋ 

ਜੁਗ ਕਰ? ਜੋਰਿ। 

“ਗਮਨਹੁ! ਅਚਨੇ?” ਅਸਨ” ਕੋ, ਕਰਿ _'ਚਲੋ। “ਖਾਣੇ। 'ਭੋਜਨ। “ਅੱਖਾਂ ਦੇ ਕੋਨੇ ਦੀ 
ਕਰੁਨਾ ਚਖਕੋਰ"” ॥੩੫॥ ਕਿਰਪਾ ਭਾਵ ਕ੍ਰਿਪਾ ਦ੍ਰਿਸ਼ਟੀ ਕਰਕੇ। 


੮< 


ਸਰਠਾ: 

ਸਭਿਹਿ ਸਮਾਜ ਸੁਹਾਤਿ, ਕਾਲੂ ਕੀਨਿ 
ਰਜਾਇ ਤਬ। 

“ਦੂਲਹੁ ਸਹਿਤ ਬਰਾਤਿ, ਗਮਨੇ ਮੂਲੇ 
ਕੇ ਸਦਨ” ॥੩੬॥ 


ਸ੍ਰੋਯਾ: ਭਾਵ ਗੁਰੂ ਜੀ ਟੁਰੇ। 
ਪਾਇ' ਭਲੇ ਅਰਬਿੰਦ ਚਲੇ 

ਗਤਿ ਮੰਦ ਮਨੋਹਰ ਹੈ ਸੁੰਦਰੀ। 

ਬਾਹੁ ਬਿਸ਼ਾਲ ਕਿਯੂਰ' ਬਨਾ 'ਬੁਹੱਟੇ। 

ਅੰਗੁਰੀ ਨਗ! ਕੰਚਨ? ਕੀ ਮੁੰਦਰੀ। ਨਗ ਵਾਲੀ। “ਸੋਨੇ। 
ਦਾਰਮ' ਦਾਂਤਿਨਿ? ਸੋ' ਮੁਸਕਾਤਿ ਅਨਾਰ ਵਰਗੇ। “ਦੰਦ। 
ਕਿ ਹੀਰਨਿ ਪਾਂਤਿ ਮਨੋ ਗੁੱਦਰੀ”। 'ਗੂੰਦੀ ਹੋਈ ਹੈ। 
ਉੱਨਤ! ਕੰਧ? ਉਦਾਰ” ਲਿਲਾਰ“ 'ਉੱਚੇ। “ਮੋਢੇ। `ਖਿੜਿਆ। “ਮੱਥਾ। 
ਸੁ ਚਾਰ ਕਿ ਚੰਦ ਅਨੰਦ ਧਰੀ 'ਸੁੰਦਰ। 

॥੩੭॥ 

ਹਾਥ ਪੈ ਹਾਥ ਧਰੇ ਹਿਤ ਸਾਥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਹੈ ਗੁਨ ਗਾਥਨ ਯੌ ਚਲਿ ਆਏ ॥ 
ਮੂਲੇ ਨਿਕੇਤ' ਵਿਖੇ ਪ੍ਰਵਿਸ਼ੇ 


ਸੂਪਨਕਾਰ' ਸੁ ਭੋਜਨ ਲਯਾਏ ॥ ੩੮॥ 
ਨੀਕੇ! ਮਹਾਂ! ਪਕਵਾਨ ਪਰੋਸਤਿ 
ਮਾਧੁਰਤਾ!' ਮਧ” ਜਿਉ” ਮਧਰਾਏ”। 
ਮੋਦਕ! ਸੇਵਕੀਆਂ:, ਨੁਗਦੀ” 

ਦਧਿ' ਸੰਗ ਪਕੌਰਨ ਮੱਧ? ਮਿਲਾਏ। 
ਅੰਮ੍ਤੀਆਂ', ਖੁਰਮੇ, ਸੁ ਬਰੇ” 

ਬਰ' ਘੇਵਰ? ਸੇਤ” ਸਿਤਾ" ਬਹੁ ਪਾਏ। 
ਦਾਖ! ਬਿਦਾਮ, ਗਿਰੂ? ਪਿਸ਼ਤਾ 

ਸਭਿ ਭੋਜਨ ਮੇਵੇ ਅਮੇਜ਼ ਕਰਾਏ” 
॥੩੯॥ 


ਪੂਰਬ! ਕੋਰ? ਨਿਕਾਰਿ ਕੈ ਪੰਚ” 
ਲਗੇ ਪੁਨ ਜੇਮਨ' ਜੇ ਮਨ ਭਾਈ?। 
ਪੀਨ ਉਰੋਜਨ' ਬੈਸ ਝਰੋਖਨਿ 

ਗਾਵਤਿ ਗੀਤਨਿ ਗਾਰਿ' ਸੁਨਾਈ। 


ਕਾਲੂ ਸਮੇਤ ਬਰਾਤ ਸਭੇ 

ਸ਼ੁਭ ਰੀਤਿ ਕੋ ਹੇਰਿ ਰਹੇ ਹਰਿਖਾਈ। 
ਜੂਠ ਮੇ ਡਾਰਿ ਉਠੇ ਧਨ ਕੋ ਬਹੁ 
ਜੇਵ! ਅਹਾਰ? ਯੋ ਡੇਰੇ ਮੈਂ ਆਈ 
॥੪੦॥ 

ਦੋਹਰਾ : 


ਤਿਹ ਛਿਨ ਸ਼ੀ ਸੁਖਦਾਨ ਕੋ!, ਲੇ ਗਏ 


427 





'ਪੰਗਤ ਦਰ ਪੰਗਤ ਬਣਾਕੇ। ?ਬਿਠਾਏ। 
'ਭਾਂਡੇ। “ਬਹੁਤ। 'ਅੱਗੇ। 

'ਰਸੋਈਏ 

'ਚੰਗੇ। ?ਬੜੇ। 

'ਮਿਠਾਸ। “ਸ਼ਹਿਦ। “ਮਿੱਠੇ ਕੀਤੇ। 
/ਲੋਡੂ। “ਜੇਵੀਆਂ। 'ਬੂੰਦੀ। 

'ਦਹੀਂ। 2ਵਿਚ। 

“ਇਕ ਪੁਕਾਰ ਦੀ ਵੱਡੀ ਜਲੇਬੀ। “ਵੜੇ। 
'ਚੰਗੇ। “ਘਿਉਰ। “ਚਿੱਟੇ। “ਖੰਡ। 
'ਸਾਉਗੀ। ?ਗਰੀ। 

'ਮਿਲਾਏ। 


/ਪਹਿਲਾਂ। “ਪੰਜ ਗ੍ਰਾਸ ਕੱਢਕੇ। 

'ਖਾਵਣ। “ਜੋ ਮਨ ਨੂੰ ਭਾਇਆ। 

'ਭਾਵ ਇਸਤ੍ੀਆਂ। 

"ਇਹ ਸਿਠਣੀਆਂ ਦੀ ਰਸਮ ਭੀ ਮੂਲੇ ਦੇ ਘਰ ਹੋ 
ਰਹੀ ਹੈ, ਤੇ ਦੇਸ਼ ਚਾਲ ਦੀ ਹੈਸੀ। ਸਤਿਗੁਰੂ ਜੀ 
ਨੇ ਸਿੱਖੀ ਧਰਮ ਚਲਾ ਕੇ ਅਜਿਹੇ ਸਮਿਆਂ ਲਈ 
ਸ਼ਬਦ ਬਾਣੀ ਦੇ ਗਾਇਨ ਦਾ ਉਪਦੇਸ਼ ਦਿੱਤਾ ਹੈ। 


'ਛ਼ਕਕੇ। “ਭੋਜਨ। 


'ਸੁਖ ਦਾਤੇ ਨੂੰ। “ਘਰ ਦੇ ਅੰਦਰ। 


/ਹਾਥੀ ਦੀ ਟੋਰ ਵਾਲੀਆਂ। “ਬਿਜਲੀ ਦੀ ਕ੍ਰਾਂਤਿ 
ਵਾਲੀਆਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਸਿ! ਬਦਨੀ? ਜਹਿੰ” ਬਾਮ“ ॥੪੧॥ 


£। .= 


ਸੰ ॥੪੨॥ 


[੨੧3੧੨ (੬੪ 

ਮਿਲਿ ਤਰੁਨੀ' ਕੀਨੀ ਸਭਿਹਿ, ਹੁਤੀ 
ਜੌਨ? ਕੁਲ ਰੀਤਿ। 

ਸਹਿਜ ਸਲੋਨੀ ਹੇਰਈ', ਮੂਰਤਿ ਉਰ£ 
ਕਰਿ ਪੁੀਤਿ ॥੪੩॥ 


ਸ੍ਰੈਯਾ: 
ਕੋਮਲ ਬੋਲ ਅਮੋਲ ਭਨੈ' 
ਜਨ ਫੂਲ ਝਰੈਂ ਸ੍ਰਿਯਾ ਮੂਲ ਸੁਹਾਏ'। 


ਪੰਕਜ ਨੈਨ ਮਯਾ! ਮਨ ਐਨ? 
ਪਿਥੈ' ਜਿਹ ਚੈਨ ਰਿਦੇ ਤਿਹ ਦਾਏ। 
ਸੁੰਦਰਤਾ ਸਭਿ ਮੰਦਰ ਸ੍ਰੀ ਮੁਖ 

ਦੋਖ ਨਿਕੰਦਨ' ਜਾਂ” ਦਰਸਾਏ। 

ਅੰਗਨ ਮੈ” ਅੰਗਨਾ ਜਿ ਅਨੰਗ ਸੀ? 
ਸੰਗਿ ਤਿਆਗ ਕੈ _ਡੇਰਨਿ ਆਏ 
॥੪੪॥ 

ਮਹਿੰਦੀ ਪਦ ਸੰਜੁਤਿ' ਕੋਕਨਦੰ? 
ਮਕਰੰਦ ਅਨੰਦ ਉਦਾਰ ਬਸਾਈ'। 
ਪੀਤਾ, 


ਗਰਾਂ ਪੁਨੀਤ 


ਮਨੋਗਹਿ”' 


428 





ਚੰਦੂ ਮੁਖੀਆਂ। “ਚੰਦੂ ਮੁਖੀਆਂ। “ਜਿੱਥੇ ਸਨ। 
“ਇਸਤ੍ਹੀਆਂ। 
'ਸੁਹਾਵਨੇ। (ਅ) ਇਸਤ੍ਹੀਆਂ। 


'ਵੇਖਦੀਆਂ। “ਟੇਢੀ। 
'ਨਸਾ ਦੇਂਦੀਆਂ ਹਨ। 'ਮੁਨੀਆਂ ਦੇ ਮਾਨ ਨੂੰ। 


ਕਾਮ ਤੀਰ ਕਮਾਨ ਖਿੱਚ ਕੇ। 


'ਮਾਨੋ ਗਿਆਨ ਨਾਲ ਜੋਰ ਕਰਦਾ ਹੈ ਪਰ ਉਸਦਾ 
ਇਕ ਤੀਰ ਭੀ ਉਸਨੂੰ ਨਾ ਛੋਹਿਆ। 
“ਇਸਤ੍ਰੀਆਂ ਨੇ। “ਜੇਹੜੀ। 


'ਵੇਖਦੀਆਂ ਹਨ। “ਰਿਦੈ ਵਿਚ। 


'ਗੁਰੂ ਜੀ ਮੁਕਤੀ ਦੇ ਮੂਲ ਰੂਪ ਵਾਕ ਕਹਿੰਦੇ ਹਨ 
ਮਾਨੋ ਫੁਲ ਝੜਦੇ ਹਨ। 
'ਦਯਾ ਦੇ। “ਘਰ। 


ਦੋਸ਼ ਨਾਸ਼ਕ। “ਜਿਨ੍ਹਾਂ ਦੇ। 
'ਵੇਹੜੇ ਵਿਚ। “ਇਸਤਰੀਆਂ ਕਾਮ ਵਰਗੀਆਂ। 


'ਸਮੇਤ। “ਲਾਲ ਕਵਲ। 

ਅਕਰੰਦ ਵਾਂਡੂ ਉਦਾਰਤਾ ਬਸ ਰਹੀ ਹੈ ਲਾਲ 
ਕੰਵਲ ਵਰਗੇ ਮਹਿੰਦੀ ਲਗੇ ਚਰਨਾਂ ਵਿਚ। 
'ਗਲ ਵਿਚ। ?ਕਪੜੇ। “ਪੀਲੇ। “ਮਨ ਦੇ ਗੁਹਣ 
ਜੀ ਨੇ “ਜੀਅ ਕਾ ਜਨੇਊ” ਕਿਹਾ ਹੈ। ਮਨੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 429 





ਗੁਹਣ ਮਨ ਦੇ ਗਰ ਹਣ ਕਰਨੇ ਜੋਗ। "ਪਾ:- 
ਮਨੋਗਤ ਜੋ ਮਨ ਵਿਚ ਟਿਕੇ, ਮਨ ਦੇ ਧਾਰਨ 
ਜੋਗ। 

ਜੱਗਯੁਪਵੀਤ! ਮਹਾਂ ਛਬਿ ਛਾਈ। 'ਜੰਵੂ। 

ਕਲ! ਕੰਕਨ” ਕੰਚਨ” ਭੁਰ" ਕਿਯੁਰ 'ਸੁੰਦਰ। ਕੜੇ। “ਸੋਨੇ ਦੇ। “ਬਹੁਤ। 

ਬਨੀ!, ਉਰਮਾਲ ਬਿਸਾਲ? ਸੁਹਾਈ। __'ਬਹੁੱਟੇ ਫਬੇ ਹਨ। 'ਗਲੇ ਵਿਚ ਲੰਬੀ ਮਾਲਾ। 

ਜਨੁ ਸ਼ਾਂਤਿ ਸਰੁਪ ਸ਼ਿੰਗਾਰ ਧਰੇ 

ਜਗ ਮੈ' ਪੁਗਟਯੋ' ਨਿਜ ਭਾਵ ਦਿਖਾਈ ਮਾਨੋ ਸ਼ਾਂਤ ਰਸ ਸ਼ਿੰਗਾਰ ਦਾ ਰੂਪ ਧਾਰ ਕੇ 

॥੪੫॥ ਪੁਗਟਿਆ ਹੈ। ਸ਼ਿੰਗਾਰ ਰਸ ਦੇ _ਸਮਾਨ:- 
ਮਹਿੰਦੀ, ਪੀਲੇ ਕਪੜੇ, ਕੰਗਣ, ਬਹੁੱਟੇ। ਸ਼ਾਂਤ 
ਰਸ ਦੇ ਸਾਮਾਨ:-ਅਨੰਦ ਉਦਾਰਤਾ, ਜੀਅਕਾ 
ਜਨੇਉਂ, ਮਾਲਾ। 

ਦੋਹਰਾ: ਜਿਵੇਂ ਸੋਨੇ ਵਿਚ। 

ਸੋਹਤਿ ਬੀਚ ਬਰਾਤ ਕੇ, ਕੰਚਨ ਮਹਿ 

ਮਣਿ ਸੋਇ। 

ਸਜਤਿ ਬੇਦੀਅਨ ਕੀ ਸਭਾ, ਲਜਤਿ 'ਇੰਦੁ (ਦੀ ਸਭਾ)। 

ਸੁਧਰਮਾ' ਹੋਇ ॥੪੬॥ 

ਸੈਯਾ: “ਗਾਇਨ ਵਾਲੀਆਂ। 

ਬਾਰਮੁਖੀ! ਸਿਰ ਮਾਂਗ ਸਵਾਰ ਸਭਾ ਕੇ 

ਮਝਾਰ ਭਲੀ ਬਿਧਿ ਆਈ'। 

"ਅਸਲ ਗਲ ਇਹ ਹੈ ਕਿ ਇਨ੍ਹਾਂ ਤੋਂ ਪਹਿਲੇ ਦਾ ਲਿਖਤੀ ਸਿਖ ਇਤਿਹਾਸ ਵੇਸ਼ਵਾ ਦੇ ਪ੍ਰਸੰਗ ਨੂੰ 

ਗ਼ਲਤ ਸਾਬਤ ਕਰਦਾ ਹੈ। ਇਕ ਵਿਦੇਸ਼ੀ ਇਤਿਹਾਸਕਾਰ ਪੁਰਾਤਨ ਜਨਮਸਾਖੀ ਤੇ ਭਾ: ਮਨੀ ਸਿੰਘ 

ਜੀ ਦੀ ਜਨਮ ਸਾਖੀ ਦੇ ਆਧਾਰ ਤੇ ਤਿਲਵੰਡੀ ਵਾਲੇ ਬਯਾਹ ਪੁਸੰਗ ਤੇ ਲਿਖਦਾ ਹੈ ਕਿ ਬਾਲਪਨੇ 

ਉਮਰੇ ਹੀ ਪਿਤਾ ਨੇ ਉਨ੍ਹਾਂ ਦਾ ਵਿਆਹ ਕਰ ਦਿੱਤਾ ਸੀ। ਵਿਸ਼ੇਸ ਸਮਝਣ ਲਈ ਦੇਖੋ ਟੂਕ ਅਧਯਾਯ 

੨੧ ਅੰਕ ੨੩ ਸ਼੍ਰੀ ਗੁ: ਨਾਨਕ ਪ੍ਰਕਾਸ਼ ਪੂਰਬਾਰਧ। 

ਬਾਦਿਤ ਗਾਯਕ! ਸੰਗ ਲਏ 'ਵਜਾਉਣ ਤੇ ਗਾਉਣ ਵਾਲੇ। 

ਪਗ! ਨੇਵਰ? ਬਾਜਨੀ ਆਨਿ ਵਜਾਈ। _'ਪੇਰੀਂ। “ਝਾਂਜਰ। “ਕਿੰਕਨੀ। 

ਤਾਲਨਿ' ਸੰਗ ਮਿਰਿਦੰਗ ਮੁਚੰਗ ਕੈਂਸੀਆਂ। 

ਉਪੰਗ' ਤੰਬੂਰਨ ਤਾਲ ਮਿਲਾਈ। 'ਨਸਤਰੰਗ ਵਾਜਾ। 

ਰਾਗਨਿ! ਰਾਗ ਭਰੇ ਅਨੁਰਾਗ ਸੋੱ 'ਰਾਗਨੀ। 

ਮੋਹਨ ਕੋ ਮਨ ਤਾਨ ਬਸਾਈ ॥੪੭॥ 

ਤ੍ਰਿਭੰਗੀ ਛੰਦ: ਛੇਤੀ। 

ਚੰ ਚਟਪਟ' ਨਾਰੀ ਲੇਤਿ ਭਵਾਰੀ 

ਛਮ ਛਮ ਕਾਰੀ ਛਬਿ ਧਰਿਨੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੰ ਸਟਪਟ” ਬੈਠਤਿ, ਭੁਜਾ” ਅਮੈਠਤਿ” 
ਤਾਲ ਇਕੈਠਤਿ ਮਨ ਹਰਿਨੀ। 

ਲੈ ਲਟਪਟ' ਛੈਲੀ, ਰੂਪ ਨ ਵੈਲੀ 
ਗਤਿ' ਅਲਬੇਲੀ ਸੁਠ ਅੰਗਾ?। 

ਠੰ _ਠੁਮਠੂਮ ਠੁਮਕੀ', ਝੁਕ ਝੁਕ 
ਝੁਮਕੀ? 

ਦੂਮਾਂ ਦੂਮ ਦੂਮਕੀ ਮਿਰਦੰਗਾ ॥੪੮॥ 


ਲੌ ਲਟ ਸੁਠ' ਲਟਕੀ, ਚਿਕਨਤਿ? 
ਚੇਟਕੀ” 

ਬੇਨੀ' ਸਟਕੀ ਬਿਸਿਯ ਰਤੰ”। 

ਬੰ ਬਿਧ ਜਿਉ” ਨਟਕੀ, ਸ਼ਾਰਤ” ਪਟ 
ਕੀ 

ਕਰਵਰ ਮਟਕੀ ਸਿਰ ਧਰੰਤਾ!। 


ਕੰ ਕਿੰਕਨ' ਕਟ ਕੀ, ਤਟ ਛਬਿ 
ਛਟਕੀ? 


ਸਭਿ ਮਤ ਝਟਕੀ ਚਿੱਤਰ ਲਿਖੇ”। 


ਸੰ ਸੁਧ ਨਹਿ ਘਟ ਕੀ?, ਸਭਾ ਸੁ 
ਠਟਕੀ” 

ਦ੍ਰਿਸ਼ਟਹਿੰ ਅਟਕੀ ਨ੍ਰੰਤ ਵਿਖੇ! 
॥੪੯॥ 

ਅੜਿੱਲ: 

ਵਿਸਰੇ ਦੇਸ਼ਨ ਕਾਲ, ਸਭਾਸਦ ਜੇ ਸੰਬੈ। 
ਮੁਸਕਾਨੇ ਸੁਖਦਾਨ, ਹੇਰਿ ਤਿਨ ਬਿਧਿ 
ਤੰਬੈ। 

ਇੰਦੁਜਾਲ ਕੀ ਰੀਤਿ, ਜਗਤ ਪਰਪੰਚ 
ਜੋ। 

ਹੋ ਅਸ ਪੁਕਾਰ ਲਖਿ ਰਿਦੇ, ਸਦੀਵ 
ਅਬੰਚ' ਜੋ" ॥੫੦॥ 


ਦਯੋ ਦਰਬ ਬਹੁ ਤਿਸੈ, ਮਹਾਂ ਸੁਖਕੰਦ 


430 





'ਛੇਤੀ। “ਬਾਂਹਾਂ। ਵਿੰਗੀਆਂ ਕਰਕੇ। 


'ਚੰਚਲ। 
'ਟੋਰ। “ਸੁੰਦਰ ਅੰਗਾਂ ਵਾਲੀ। 
ਅਦਾ ਨਾਲ ਚੱਲੀ। “ਨਿਵ ਨਿਵ ਕੇ ਨਿਹੁੜਾਈ। 


'ਮ੍ਰਿਦੰਗ ਦੀ 'ਦੂਮ” 'ਦੂਮ” ਦੀ ਆਵਾਜ਼ ਨਾਲ 
ਚਲਦੀ ਹੈ। 
'ਸੁਹਣੀ ਜ਼ੁਲਫ। “ਥਿੰਧਾਈ ਨਾਲ। “ਬਿੰਧੀ ਹੈ। 


'ਗੁੱਤ। “ਪਿਛੇ ਲਟਕੀ ਹੋਈ ਹੈ ਸੱਪ ਵਾਂਗ। 
'ਤਰ੍ਹਾਂ। “ਇਸ਼ਾਰਾ। 


'ਜਿਸ ਤਰ੍ਹਾਂ ਨਟ ਸਿਰ ਤੇ ਮਟਕੀ ਧਰਦਾ ਹੈ 
ਕਪੜੇ ਨੂੰ ਉਨ੍ਹਾਂ ਅਦਾਵਾਂ ਨਾਲ ਕਰਦੀ ਹੈ। 
'ਤੜਾਗੀ। “ਲੌਕ ਦੇ ਕੋਲ ਦੀ ਛਬਿ ਬੰਨ੍ਹ ਰਹੀ 
ਹੈ। 

ਦੇਖਣ ਹਾਰਾਂ ਦੀ) ਮਤ ਹਿਰ ਗਈ ਮਾਨੋ” 
ਲਿਖੀਆਂ ਤਸਵੀਰਾਂ ਹਨ। 

'ਹੋਸ਼। “ਦਿਲ ਦੀ। “ਅਸਚਰਜ ਵਿਚ ਚੱਕ੍ਰਿਤ ਹੋ 
ਗਈ। 


ਨਾਚ ਵਿਚ ਨਜ਼ਰਾਂ ਫਸ ਗਈਆਂ। 


/ਅਨੌਗ। "ਇਥੇ ਲੇਖਕ ਜੀ ਨੇ ਗੁਰੂ ਜੀ ਨੂੰ ਉਸ 
ਰਾਗ ਰੰਗ ਦੇ ਅਸਰ ਤੋ ਉੱਚੇ ਤੇ ਕਦੇ ਨਾ ਠੌਗੇ 
ਜਾਣ ਵਾਲੇ ਦਰਸਾਯਾ ਹੈ ਤੇ ਪੁਸੰਗ ਇਸੇ 
ਵਿਸ਼ੇਸ਼ਤਾ ਦਰਸਾਉਣ ਲਈ ਪਾਯਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਹੈ। 

ਬੇਦੀ ਚੰਦ ਮੁਕੰਦ, ਸੁ “ਬੁਹਮਾਨੰਦ” 

ਹੈ। 

ਦਿਵਸਤੀਨ _ ਅਸ _ ਰੀਤਿ, _ ਬਰਾਤ 

ਸੁਹਾਵਨੀ। 

ਹੋ ਰਹੀ ਕਹੀ ਜਿਉ ਆਦਿ, ਕਥਾ ਬਰ! 'ਸੇਸ਼ਟ। 'ਪਵਿੱਤੁ। 
ਪਾਵਨੀ” ॥੫੧॥ 

ਤਿਨ ਪੁਨ ਮਾਨਵ! ਪਠਾ?, ਹਕਾਰਨ” 'ਬੰਦਾ। “ਭੇਜਿਆ। 'ਸੱਦਣ। 
ਆਇਓ। 

ਗਮਨੈ! _ਲੇਨਿ _ਬਿਦਾਇ, _ਰਿਦਾ 'ਟੁਰੇ। 
ਉਮਗਾਇਓ। 

ਕਾਲੂ ਲਾਲੂ ਆਦਿ, ਸੁ ਪਰਮਾਨੰਦ ਜੋ। 

ਹੋ ਮੂਲੇ ਆਲਯ!' ਜਾਇ, ਮਿਲੇ ਆਨੰਦ 

ਸੋ ॥੫੨॥ 

ਸੈਯਾ: 

ਸੁੰਦਰ ਹੈ' ਪਸ਼ਮੰਬਰ ਭਾਰੇ। 

ਬਾਜਨ! ਸਾਜ ਨਵੀਨ? ਸਜੇ /ਘੋੜੀ। “ਨਵੇਂ'। 
ਬਹੁ ਦਾਇਜ' ਦੀਨਿ ਉਤੰਗ ਤੁਖਾਰੇ2। _'ਦਾਜ। “ਊਠ। 
ਕੰਚਨ! ਔਰ ਖਜੁਰ? ਦਯੋ /ਸੋਨਾਂ। “ਚਾਂਦੀ। 
ਪੁਨ ਦਾਸੀ ਦਈ ਤਨਿਯਾ! ਹਿਤਕਾਰੇ?। _ਪੁੱਤੀ ਦੀ। ਸੇਵਾ ਵਾਸਤੇ। 
ਦਾਇਜ ਦੀਨ ਵਡੇ, ਪੁਰਿ ਪੰਚ ਨੈ! ਨਗਰ ਦੇ ਪੈੱਚ ਨੇ। 
ਯੋ ਜਸ ਸੰਚਨ ਕੀਨ ਸਵਾਰੇ ॥੫੩॥ 

ਬਾਂਧਵ ਸੰਗ ਸੁ ਮੂਲਾ ਤਬੈ ਪੁਨ 

ਪੰਚ ਹਿਤਾ! ਸਭਿ ਹੈ ਇਕ ਠਾਏ। 

ਦੇ ਕਰਿ ਹੋਇ ਅਧੀਨ ਰਹੇ 

ਕਰ ਬੰਦ ਦੋਊ ਮੁਖ ਬੈਨ ਅਲਾਏ। 

“ਆਤਮਜਾ! ਮ? ਕਿੰਕਰੀ” ਜਾਨਹੁ ਪੁੱਤ੍ਰੀ। “ਮੇਰੀ। 'ਦਾਸੀ। 
ਔਰ ਕਛੂ ਨਹਿਂ ਮੇ' ਬਨ ਆਏ। 'ਐਥੋਂ। 

ਆਪ ਸਭੈ ਬਿਧਿ ਲਾਇਕ ਹੋ 

ਜਗ? ਯੌ ਕਹਿ ਆਪਸ ਮੈ” ਹਰਿਖਾਏ 

॥੫੪॥ 


431 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 432 





<< 


ਦੋਹਰਾ: 

ਸਭਿ ਬਿਧਿ ਨੀਕੀ ਰੀਤਿ ਕਰਿ 

ਦੁਇ ਦਿਸ਼ ਮੋਦਹਿ' ਛਾਇ। 'ਖੁਸ਼ੀ। 

ਰਸ ਰਾਖਯੋ ਯੁਗ ਪਰਸਪਰ? /ਦੋਨੋ ਧਿਰਾਂ ਨੇ। ਆਪੇ ਵਿਚ। 

ਜਸ __ਵਿਧਿ!' _ “ਹਿਤੇ2” _ ਅਲਾਇ” "ਜਿਸ ਤਰ੍ਹਾਂ। “ਹਿਤੇ ਪੈਂਚ ਨੇ। “ਕਿਹਾ ਸੀ। 
॥੫੫ | 


ਸੈਯਾ: 

ਮੂਲੇ ਕੀ ਤੀਯ ਵਿਰਾਗ ਕਰੈ 

ਤਨੀਆ ਅਨੁਰਾਗ ਰਿਦੇ ਉਮਗਾਏ?। __'ਧੀ ਦਾ ਮੋਹ। “ਉਛਲੇ। 

ਔਰ ਮਿਲੀ ਕਨਕਾ! ਤਹਿਂ ਆਨਿ 'ਕੰਨ੍ਯਾਂ। 

ਵਡੀ ਵਡਭਾਗਣ ਹੈ ਜਿਹ ਥਾਏ”। 'ਜਿਥੇ ਵਡਭਾਗਣ (ਮਾਤਾ ਜੀ ਸਨ) ਹੋਰ ਕੁੜੀਆਂ 


ਮਿਲਣ ਆਈਆਂ। 
ਡੋਰੇ ਕੋ ਅੱਗੂਜ ਕੀਨਿ ਚਲੇ 
ਅਰਬਿੰਦ ਬਿਲੋਚਨ' ਰੂਪ ਸੁਹਾਏ। 'ਕਵਲ ਨੇਤ੍ਰਾਂ ਵਾਲੇ। 
ਵਾਰਤਿ ਬਿੱਤਾ, ਉਦਾਰ ਕੀਏ ਚਿਤ /ਧਨ। 
ਕੀਰਤਿ ਬੀਚ ਕਬਿੱਤਨਿ ਗਾਏ ॥੫੬॥ 


ਅੜਿੱਲ: 'ਵੱਡੇ ਤੇ। “'ਜੁਆਨ। 'ਮਨੁਖ। “ਦੋਹਾਂ ਤਰਫਾਂ ਦੇ। 


ਬ੍ਰਿੱਧ' ਤਰੁਨ” ਜੇ ਮਨੁ”, ਸੁ ਦੁਹਨ 


ਇ= ਚ ੮੧ 


ਹੈ ਭਯੋ 
ਦੋਹਰਾ: 
ਅਸ ਬਿਧਿ ਜਸ ਵਿਸਤਾਰਿ ਕੈ, ਗਮਨੀ 
ਪੰਥ ਬਰਾਤ। 
ਕ੍ਰਮ ਕਰਮ ਕਰੇ ਨਿਵਾਸ ਤਿਉਂ, ਜਿਉ 'ਜਾਂਦਿਆਂ ਵਾਰੀ ਜੀਕੂੰ ਮੁਕਾਮ ਕੀਤੇ ਸਨ। 
ਕੀਨੇ ਮਗ ਜਾਤਿ' ॥੫੮॥ 
ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ੁੰਥੇ ਪੂਰਬਾਰਧੇ “ਬਯਾਹਿ ਪ੍ਰਸੰਗ” ਬਰਨਨੰ ਨਾਮ 
ਬਾਈਸਮੋ' ਅਧਯਾਯ ॥੨੨॥ 


॥੫੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 433 


੨੩. [ਸ੍ਰੀ ਗੁਰੂ ਗੋਬਿੰਦ ਸਿੰਘ ਮੰਗਲ। ਤਲਵੰਡੀ ਜਾਣਾ।] 





(ਮਹੀਨੇ ਲਈ ਮੋਦੀਖਾਨਾ ਬਾਲੇ ਪਾਸ) ॥ ੩੩॥ 
(ਹਰਦਿਆਲ ਪੰਡਿਤ ਨਿਹਾਲ) ॥੬੬॥ 

(ਉਸਤਾਦਾਂ ਨੂੰ ਮਿਲੇ) ॥ ੭੫॥ 
ਦੋਹਰਾ: 
ਸਿਕਤਾ ਕਨ ਤੇ ਮੇਰੁ ਕਿਯ ਮੇਰਹੁ' ਤੇ ਕਨ ਕੀਨ। 
ਸਿਕਤਾ=ਰੇਤ। ਕਨ=ਕਿਠਕੇ ਤੋੱ। ਮੇਰੁ=ਮੇਰੂ-ਪਰਬਤ। 
ਸ਼ੀ ਗੁਬਿੰਦ ਸਿੰਘ ਨਮਹਿ ਮਮ ਕੇਵਲ ਦਾਨੀ ਦੀਨ ॥੧॥ 
ਨਮਹ=ਨਮਸਕਾਰ। ਮਮ=ਮੇਰੀ। ਕੇਵਲ=ਨਿਰੇ, ਇਕੱਲੇ ਆਪ। 
ਅਰਥ: 
(ਜਿਸਨੇ) ਰੇਤ ਦੇ ਕਿਣਕਿਆਂ ਨੂੰ ਪਰਬਤ ਬਣਾ ਦਿੱਤਾ ਤੇ ਪਰਬਤ ਨੂੰ ਕਿਣਕੇ ਕਰ ਸਿੱਟਿਆ, 
(ਹਾਂ ਜੋ) ਦੇ ਨਾਂ ਨੂੰ ਦਾਨ ਦੇਣ ਵਾਲਾ ਇਕੱਲਾ ਆਪ ਹੈ (ਉਸ ਸਤਿਗੁਰ) ਸ਼੍ਰੀ ਗੁਰੂ ਗੋਬਿੰਦ 
ਸਿੰਘ ਜੀ ਨੂੰ ਮੇਰੀ ਨਮਸਕਾਰ ਹੋਵੇ। 
ਭਾਵ: 
ਕਵਿ ਜੀ ਦਾ ਇਸ਼ਾਰਾ ਇੱਥੇ ਰੇਤ ਦੇ ਕਿਣਕੇ ਤੋ' ਹਿੰਦਵਾਇਨ ਦਾ ਹੈ, ਓਹ ਕੌਮਾਂ ਜੋ 
ਹਿੰਦਵਾਸੀ ਹਨ, ਹਿੰਦ ਵਿਚ ਤੀਰਥ ਤੇ ਮੰਦਰ ਰੱਖਦੇ ਸਨ, ਜਿਨ੍ਹਾਂ ਨੂੰ ਵਿਦੇਸ਼ੀਆਂ, ਪਹਿਲੇ 
ਪਠਾਣਾਂ ਫੇਰ ਮੁਗਲਾਂ ਨੇ ਖੇਰੂ ਖੇਰੂ ਕਰ ਦਿੱਤਾ ਸੀ, ਕਿ ਓਹ ਜੋ ਜਥੇਬੰਦੀ ਤੋਂ ਟੁੱਟ, ਆਨ 
ਸ਼ਾਨ ਤੋ ਗਿਰ, ਲਗਾਤਾਰ ਜ਼ੁਲਮ ਹੇਠਾਂ ਰੇਤ ਦੇ ਕਿਣਕੇ ਵਾਂਡੂੰ ਖੇਰੂ ਖੇਰੂ ਹੋਏ ਸਨ, ਜਿਨ੍ਹਾਂ ਦੀ 
ਕਦੇ ਪਰਬਤ ਵਰਗੀ ਸੰਘਟਨ ਤੇ ਜੱਥੇਬੰਦ ਅਵਸਥਾ ਸੀ, ਉਨ੍ਹਾਂ ਦੀ ਲਾਜ ਰੱਖੀ, ਉੱਚ 
ਆਦਰਸ਼ ਦਿੱਤਾ ਤੇ ਖਾਲਸਾ ਸਾਜ ਜਥੇਬੰਦ ਕਰ ਪਰਬਤ ਬਨਾਯਾ, ਤੇ ਪਰਬਤ ਵਰਗੇ ਸੰਘਟਨ 
ਤੁਰਕਾਂ ਦਾ ਨਾਸ਼ ਅਰੰਭ ਦਿੱਤਾ, ਜੋ ਰੇਤ ਵਾਂਡੂੰ ਟੁੱਟ ਫੁੱਟ, ਬਿਖਰ, ਅੱਜ ਕਿਤੇ ਨਜ਼ਰ ਨਹੀਂ 
ਪੈਂਦਾ। ਹਿੰਦੂ ਜੋ ਦੀਨ ਹੋ ਚੁਕੇ ਸੇ ਉਨ੍ਹਾਂ ਨੂੰ ਹੋਰ ਨਾ ਕੋਈ ਬਾਹੁੜਿਆ, ਆਪ ਇਕੱਲੇ ਦਾਨੀ 
ਹੋ ਕੇ ਬਾਹੁੜੇ। 
ਸ਼ੀ ਬਾਲਾ ਸੰਧੁਰੁ ਵਾਚ ॥ 
ਚੌਪਈ: 
ਨਿਕਟਿ ਨਗਰ ਕੇ ਗਈ ਬਰਾਤਾ। 
ਜਾਂ ਕੀ ਸ਼ੋਭਾ ਭਾਂਤਿਨਿ ਭਾਂਤਾ। 
ਬਾਜੇ ਤੁਰਹੀ!' ਪਟਹਿ? ਨਿਸ਼ਾਨਾ”। 'ਤੁਰੀ। “ਭੇਰੀ। 'ਨਗਾਰੇ। 
ਪੁਰਿ ਕੇ ਨਰਨਿ ਸੁਨੀ ਧੁਨਿ ਕਾਨਾ 
॥੨॥ 
ਪਾਵਸ' ਵਿਖੇ ਉਠਾ ਘਨ? ਘੋਰਾ”। 'ਬਰਸਾਤ। “ਬੱਦਲ। “ਅਵਾਜ। 
ਹਰੈ ਪੁਮੋਦ' ਜਿਉ' ਮੋਰ ਨ ਥੋਰਾ”। 'ਖੁਸ਼ੀ। 'ਬਹੁਤ। 
ਤਿਉ ਪੁਰਿ ਮਨੁਜ' ਰਹੇ ਹਰਿਖਾਈ। __ 'ਮਨੁਖ। 
ਸਦਨ ਨਾਨਕੀ ਭਨਤਿ' ਬਧਾਈ ॥੨੩॥ _ 'ਪਾ:-ਬਦਤ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 434 


ਤੂਰਨ ਬਹਿਰ' ਨਗਰ ਤੇ ਆਏ। 

ਹਿਤ ਬਿਲੋਕਨੇ ਮਨ ਸੁਖ ਪਾਏ। 

ਕਰਿ ਸ਼ਿੰਗਾਰ ਕੋ ਨਾਗਰ ਨਾਰੀ। 

ਭੂਖਨ _ਬਸਨ! ਰੁਚਿਰ” ਛਬਿ ਧਾਰੀ 'ਕਪੜੇ। 'ਸੁੰਦਰ। 
॥੪॥ 

ਬਾਂਧਿ ਬਾਂਧਿ ਬੀਥਨ ਮਹਿ” ਟੋਲੀ। (ਗਲੀਆਂ ਵਿਚ। 
ਆਇ ਨਿਕੇਤ ਵਧਾਈ ਬੋਲੀ। 

ਬਧੂ! ਬਿਲੋਕਨ ਕੀ ਅਭਿਲਾਖਾ। 'ਵਹੁਟੀ। 
ਨਿਕਟਿ ਨਾਨਕੀ ਕਹਿ ਸੁਭ _ਭਾਖਾ 

॥੫॥ 

ਨਗਰ ਪੁਵੇਸ਼ੀ ਸਗਲ ਬਰਾਤਾ। 

ਜਨੁ ਅਨੰਦ ਕੋ ਮੇਘ ਸੁਹਾਤਾ। 

ਦੂਲਹੁ ਦੁਲਹਨ ਆਗੇ ਜਾਵਤਿ। 

ਪੀਛੇ ਲਾਲੂ ਧਨ ਬਰਖਾਵਤਿ ॥੬॥ 

ਅਸ ਬਿਧਿ ਸ੍ਰੀ ਬੇਦੀ ਕੁਲਕੇਤੂ। 

ਮੰਦ ਮੰਦ ਗੇ ਅਪਨ ਨਿਕੇਤੂ। 

ਨਾਰਨ ਸਹਿਤ ਨਾਨਕੀ ਤੂਰਨ। 

ਨਿਕਸਿ ਕਰੀ ਕੁਲ ਰੀਤਿ ਸੰਪੂਰਨ 

॥੭॥ 

ਸਾਦਰ! ਲੇ ਕਰਿ ਨਿਜ ਭਰਜਾਈ। (ਆਦਰ ਨਾਲ। 
ਸੁੱਦਰ ਮੰਦਰ ਬੀਚ ਬਸਾਈ'। 'ਪਾ:-ਸੁਹਾਈ। 
ਪਾਇ ਓਲ ਮੈ! ਧਨ ਕੀ ਥਾਤੀ”। 'ਝੋਲੀ ਵਿਚ। “ਧਨ ਦੀ ਥੈਲੀ। 
ਭਰੀ ਹਰਖ ਭੀ ਸੀਤਲ ਛਾਤੀ ॥੮॥ 

ਬਦਨ ਬਿਲੋਕਤਿ ਸੰਗ ਉਮੰਗਾ। 

ਕੰਚਨ ਭੂਖਨ ਭੂਖਤਿ' ਅੰਗਾ। 

ਹੇਰਿ ਹੇਰਿ' ਉਰ ਹਰਖੈ' ਨਾਰੀ। 

ਦੇਤਿ ਆਸ਼ਿਖਾ' ਸੁਖਦ ਉਚਾਰੀ ॥੯॥ 

ਬਹੁਰ ਬਰਾਤਹਿ ਕੀਨਿ ਨਿਵੇਸਾਂ। 
ਪਰਮਾਨੰਦ ਕੀ ਪਾਇ ਨਿਦੇਸਾ। 

ਸੇਵਾ ਜਥਾ ਜੋਗ ਸਭਿ ਹੀ ਕੀ। 

ਤਬ _ਜਰਾਮ ਕੀਨੀ ਬਿਧਿ _ਨੀਕੀ! 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੧੦॥ 

ਅਸ' ਪੁਕਾਰ ਦੁਇ ਨਿਸਾ' ਬਿਤੀਤੀ। _'ਦੋ ਰਾਤਾਂ। 'ਪਾ:-ਇਸ। 
ਪੁਨ ਕਾਲੂ ਬੋਲਯੋ ਸ਼ੁਭ ਰੀਤੀ। 

“ਨਾਨਕ ਜਨਨੀ ਮਨ ਅਨੁਰਾਗੀ। 

ਦੇਖਨਿ ਹੇਤ ਦ੍ਰਿਸਟਿ ਇਤ ਲਾਗੀ 

॥੧੧॥ 

ਤਿਹ ਕੋ ਕਰਨ ਮਨੋਰਥ ਪੂਰਨ। 

ਸਭਿ ਬਰਾਤ ਗਮਨੇ ਅਬ ਤੂਰਨਾ'। 

ਬਧੂ ਸੰਗਿ ਲੇ ਨਾਨਕ ਗਮਨੈ!। 

ਮਿਲੇ ਮਾਤ ਕੋ ਅਪਨੈ ਭਵਨੈ! ॥੧੨॥ 

ਬਹੁਰ ਬੁਲਾਰ ਦਰਸ ਕੀ ਪਯਾਸਾ। 

ਚਲਿ ਤਲਵੰਡੀ ਪੂਰਹਿ ਆਸਾ। 

ਮੁਝ ਚਲਤਯੋ ਤਿਨ ਗਿਰਾ' ਉਚ਼ਾਰੀ?। __'ਬਾਣੀ। “ਉਚਾਰੀ ਸੀ। 
-ਪੁਰਿ ਅਪਨੇ ਆਨਹੁ ਇਕ ਬਾਰੀ- 

॥੧੩॥ 

ਕੇਤਿਕ ਦਿਨ ਰਹਿ ਆਇ ਬਹੋਰੀ'। 


ਕਰਹਿ ਕਾਰ ਇਉ' ਮਸਲਤ ਮੋਰੀ। ? 
ਸ਼ੀ ਨਾਨਕ ਕੋ ਰੁਖ਼ ਲਖਿ ਆਸੂ'। 
ਬੋਲਯੋ ਤਬ ਜਰਾਮ ਤਿਹ ਪਾਸੂ ॥੧੪॥ 
“ਜਬ ਤੁਮ ਲੇ ਜਾਵਹੁਗੇ ਤਹਿੰਵਾ'। 
ਮੋਦੀ ਕਾਰ ਨ ਹੈ ਨਿਰਬਹਿਵਾ'। 

ਲੇਨਾ ਦੇਨਾ ਕਾਰਜ ਭਾਰੀ। 

ਬਿਨ ਇਨ ਤੇ ਨਹਿੰ ਜਾਤਿ ਸੰਭਾਰੀ” 


॥੧੫॥ 

ਸੋਦਾ ਆਪਨ ਵਿਖੈ ਵਿਸ਼ੇਖਾ। 

ਕਰਹਿ ਨਬਾਬ ਸੰਗ ਕੋ ਲੇਖਾ? 
ਕਮਲਨੈਨ ਕੋ ਰੁਖ਼ ਪੁਨ ਨਾਂਹੀ। 

॥੧੬॥ 

ਸੁਨਿ ਜਰਾਮ ਕੀ ਗਿਰਾ” ਅਹੇਤੁ”। 'ਬਾਣੀ। “ਚੁੱਖੀ। 
ਪੁਨ ਕਾਲੂ ਬੋਲਯੇ ਕੁਲ ਕੇਤੂ। 


435 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਸੁਨਹੁ ਆਤਮਜ' ! ਮਾਤ ਤੁਮਾਰੀ। 
ਹੋਇ ਹਰਖ ਸਹਿ ਬਧੂ! ਨਿਹਾਰੀ? 
॥੧੭॥ 
ਤਲਵੰਡੀ ਚਲਿਯੇ ਇਕ ਬੇਰਾ। 

ਪੁਨਿ ਮਨ ਮੈ ਤਹਿਂ ਕਰਹੁ ਬਸੇਰਾ। 
ਪ੍ਰੇਮੀ ਪਰਮ ਬੁਲਾਰ ਬਹੋਰੀ'। 

ਕਰੀ ਬੰਦਗੀ ਦੈ ਕਰ ਜੋਰੀ ॥੧੮॥ 
ਮਮ ਸਨੇਹ ਜੇ ਗੁਨਹੁ ਨ ਉਰ ਮੈਂ। 
ਤਿਹ ਦਿਸ਼ ਦੇਖਿ ਚਲਹੁ ਨਿਜ ਪੁਰਿ 
ਮੈ।' 


ਅਸ ਬਿਧਿ ਝਗਰਤਿ ਆਪਸ ਮਾਂਹੀ। 
ਚਲਿ ਕਰਿ ਆਵਾ ਮੂਲਾ ਤਾਂਹੀ ॥ ੧੯॥ 
ਤੀਨ ਦਿਵਸ ਭੇ ਬਯਾਹ ਪਿਛਾਰੀ। 
ਗਮਨਜਯੋ ਨਿਜ ਘਰ ਤੇ ਹਿਤ ਧਾਰੀ। 
ਲੇਨਿ ਹੇਤ ਨਿਜ ਤਨਿ ਜਾ ਆਯੋ। 
ਪਹੁੰਚ ਸਭਿਨਿ ਮੈ ਸੀਸ ਨਿਵਾਯੋ। 


੨੦। 

ਸੁਨਿ ਪੁਬਾਦ' ਕੋ ਬਚਨ ਬਖਾਨਾ। 

“ਰਹਿ ਸ਼ੀ ਨਾਨਕ ਪੁਰਿ ਸੁਲਤਾਨਾ। 
ਕਾਰ ਕਰਨ ਕੋ ਔਰ ਨ ਕੋਊ। 

ਲੇਖਾ ਕਰਹਿ ਵਿਸ਼ੇਖਹਿ ਜੋਊ” ॥੨੧॥ 
ਪੁਨ ਪਰਮਾਨੰਦ ਪਰਮ ਸਯਾਨਾ। 
ਮਾਨਹਿਂ ਜਿਹ ਬਚ ਜੇ ਮਤਿਵਾਨਾ। 
ਸਭਿਨਿ ਹੇਤ ਕੀ ਬੋਲਯੋ ਬਾਨੀ। 
“ਸੁਨਹੁ ਸ਼੍ਰੋਨਿ ਸ਼ੁਭ ਰੀਤਿ ਪਛਾਨੀ 
॥੨੨॥ 

ਭਯੋ ਬਯਾਹ ਸੁਤ ਇਕ ਕੀ ਮਾਤਾ। 
ਬਿਨਾ ਬਿਲੋਕੇ! ਕਯੋਂ ਹੈ ਸ਼ਾਂਤਾ। 
ਇਤਹਿ!' ਉਡੀਕਤਿ ਸੋ ਦ੍ਰਿਗਿ ਲਾਈ:। 
ਬਿਛੁਰੇ _ਬਛ! ਜਯੋ' ਧੇਨੁ ਲਵਾਈ? 
॥੨੩॥ 


436 





/ਪੁੱਤਰ। 
'ਵਹੁਟੀ ਸਣੇ। “ਵੇਖ ਕੇ। 


'ਪਾ:-ਪਰਮੰ ਪ੍ਰੇਮ ਬੁਲਾਰ ਬਹੋਰੀ। 


'ਬੁਧੀਮਾਨ ਸਾਰੇ। 


'ਦੇਖੇ ਬਿਨਾ। 
'ਇਸ ਪਾਸੇ। ਅੱਖਾਂ ਲਾ ਕੇ। 
'ਵਛੇ ਨੂੰ। “ਜਿਵੇ' ਗਊ ਲਵੇਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 437 


ਅਸ ਉਤਸ਼ਵ ਬਿਨ ਮਿਲੇ ਅਨੀਤੂ। 

ਸਭਿ ਮਨ ਲਖਹੁ! ਹੋਤਿ ਵਿਪਰੀਤੁ”। /ਸਮਝੋ। “ਉਲਟੀ ਰੀਤ ਹੁੰਦੀ ਹੈ। 
ਮੂਲ ਚੰਦ ! ਸੁਨਿ ਤੋਰ! ਕੁਮਾਰੀ। 'ਤੇਰੀ। 'ਪੁੜ੍ਹੀ। 

ਭਯੋ ਆਵਨਾ! ਪੂਰਬ ਵਾਰੀ ॥੨੪॥ __'ਪਹਿਲੀ ਵਾਰੀ। 

ਜਾਇ ਸਾਸ ਢਿਗ£ ਰੀਤਿ ਸੁਹਾਤੀ। ਸੱਸ ਦੇ ਪਾਸ। 

ਹੇਰਿ' ਬਧੂ ਹੂ ਸੀਤਲ ਛਾਤੀ। 'ਵੇਖ ਕੇ। 

ਕੇਤਿਕ ਦਿਨ ਰਹਿ ਲੇਯ ਅਸੀਸਾ। 

ਪੁਨਿ ਆਵਹਿ ਪਦ ਪਰ ਧਰਿ ਸੀਸਾ 

॥੨੫॥ 

ਕਿਉ” ਇਨ ਬਨੈ ਰਹਿਨ ਤਲਵੰਡੀ। 

ਕ੍ਰਿਤ ਮੋਦੀ ਕੀ ਇਹ ਨਾਂ ਮੰਡੀ। 

ਬਾਲੇ ਕੋ ਤਜਿ ਕਰਿ' ਅਬ ਜਾਵਹਿਂ। 

ਬਹੁਰ ਆਇ ਨਿਜ ਕਾਰ ਚਲਾਵਹਿਂ? 

॥੨੬॥ 

ਸੁਨਿ ਪਰਮਾਨੌਦ ਕੀ ਸ਼ੁਭ ਬਾਨੀ। 

ਮਨ ਮਾਨੀ! ਸਭਿ ਤੂਸ਼ਨ ਠਾਨੀ। ਮਨ ਵਿਚ (ਠੀਕ) ਮੰਨ ਕੇ। 
ਮੁਝੈ ਬੁਲਾਇ ਲੀਨ ਤਿਹ ਕਾਲਾ। 

ਬੋਲੇ ਬਾਨੀ ਦੀਨ ਦਯਾਲਾ ॥੨੭॥ 





॥੨੮॥ 

ਸੁਨੀਏ ਸ਼ੀ ਅੰਗਦ ਕਹਿ ਬਾਲਾ। 

ਹੋਂ ਬੋਲਯੋ ਬਾਨੀ ਤਿਹ ਕਾਲਾ। 

“ਲੇਨਿ ਦੇਨਿ ਕੋ ਕਾਜ ਵਿਸ਼ੇਖਾ। ਬਹੁਤ ਹੈ। 

ਮੋ ਤੇ ਸਾਂਭਯੋ ਜਾਇ ਨ ਲੇਖਾ ॥੨੯॥ 

ਕਾਰ ਚਲੇ ਕਿਉ ਬਿਨਾ ਤੁਮਾਰੇ। 

ਰਹਨਿ ਚਾਹਿ ਮਮ' ਸਦਾ ਸੰਗਾਰੇ?। /ਮੇਰੀ। “ਤੁਸਾਂ ਦੇ) ਨਾਲ। 
ਰਾਵਰ ਸਰਸ'' ਹੋਇ ਜੋ ਕੋਉ। ।ਆਪ ਜੇਹਾ। "ਪਾ:-ਸਮਸਰ। 
ਤੌ ਤੁਮ ਕ੍ਰਿੱਤ ਨਿਬਾਹੈ ਸੋਊ” ॥੩੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 438 


ਸੁਨਿ ਬੋਲੇ ਸ਼ੀ ਮੁਖ ਸਸਿ ਸ਼ੋਭਾ। 

ਬਚਨਨਿ ਪਰ ਅੰਮ੍ਰਿਤ ਛਬਿ! ਲੋਭਾ?। 

' ਹ੍ਰੋ ਬਾਲੇ ਤੁਝ ਕੋ ਮਮ ਸੰਗਾ!। 

ਸਭੈ ਬੈਸ ਮੈ, ਰਹੈ' ਅਭੰਗਾ! '੩੧॥ 

ਸਦਾ ਨਾਮ ਮਹਿ ਪੂੀਤਿ ਘਨੇਰੀ। 

ਜਨਮ ਮਰਨ ਕੀ ਕਟੈ ਜੁ ਬੇਰੀ। 

ਕਾਰ ਕਰੈ ਸਭਿ ਹੀ ਕਰਤਾਰਾ। 

ਰਹੁ ਠਾਂਢੋ ਮਧ _ਈਠਾਂ ਹਮਾਰਾ! 'ਤੂੰ ਮੇਰੇ ਪਿਆਰੇ (ਹੱਟੀ) ਵਿੱਚ ਖੜਾ ਹੋ ਰਹੁ। 
॥੩੨॥ 'ਪਾ:-ਮੀਤ। 
ਏਕ ਮਾਸ' ਲੋ ਹਮਰੇ ਆਵਨ। 'ਅਹੀਨਾ। 
(ਮਹੀਨੇ ਲਈ ਮੋਦੀਖਾਨਾ ਬਾਲੇ ਪਾਸ) 

ਤਾਵਦ' ਰਹੀਏ ਰੀਤਿ ਸੁਹਾਵਨ। ” ਤਦ ਤਕ। 
ਇਉ ਸੁਨਿ ਮੈਂ ਸੁਖ ਪਾਇ ਘਨੇਰਾ। 

ਕਹਯੋ _ਬਚਨ “ਹੋ ਰਾਵਰਿ _ਚੇਰਾ 

॥੩੩॥ 

ਕਰਿ ਕਰੁਨਾ ਦੀਜੈ ਬਰ ਐਸੇ। 





ਤੁਮ ਆਇਸੁ ਪੇਲੌ' ਨਹਿੰ: ਕੈਸੇ”। ਔੌੜਾਂ ਨਾਂ। “ਕਿਸੇ ਤਰ੍ਹਾਂ ਵੀ। 
ਰਹੋ, ਸਦਾ ਮੈ' ਹੂੰ ਅਨੁਸਾਰੀ। 

ਰਿਦੇ ਲਾਲਸਾ ਯਹੀ ਹਮਾਰੀ” ॥੩੪॥ 

ਪ੍ਰੋਮ ਪੁਸੀਦੇ ਸੁਨਿ ਕਰਿ ਬਚਨਾ। 

ਕਹਯੋ “ਹੋਇ ਮਨ ਹਰਿ ਸੰਗਿ ਖਚਨਾ। ? 

ਕਰੀ ਬਹੁਰ ਤਲਵੰਡੀ ਤਯਾਰੀ। 

ਜੋ ਬਰਾਤ ਸਭਿ ਸੰਗਿ _ਸਿਧਾਰੀ 


॥੩੫॥ 

ਮੈਂ ਪੀਛੇ ਕੀਨੀ ਕ੍ਰਿਤਿ ਮੋਦੀ। 

ਦਯੋ ਖਰਚ ਜੋ ਚਹਿ ਨ੍ਰਿਪ ਲੋਦੀ। 

ਵਸਤੁ ਸਭਿਨਿ ਕੇ ਅਤੁਟ ਭੰਡਾਰਾ। 

ਆਪਨ ਬੈਸਾ! ਦੇਉ ਸੁਖਾਰਾ ॥੩੬॥ __ ਹੱਟੀ ਤੇ ਬੈਠਾ। 


<< 


ਦਹਰਾ : 
ਬਾਲਾ ਕਹਿ ਦੇਖੇ ਨਹੀਂ, ਤਲਵੰਡੀ ਜੁ 
ਅਨੰਦ। 
ਸੁਨੇ ਸੁ ਜਿਸ ਬਿਧਿ ਹੈਂ ਕਹੋ, ਸ਼ੀ 


ਉਰ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 439 





ਅੰਗਦ ! ਸੁਖ ਕੰਦ ॥੩੭॥ 

ਚੌਪਈ: 

ਤਲਵੰਡੀ ਕੇ ਨਿਕਟ ਪਹੂਚੇ। 

ਬਾਜਤਿ ਬਾਜੇ ਜਿਨ ਧੁਨਿ ਊਚੇ। 

ਤਬ ਪੁਰਿ' ਪਾਈ ਸਾਗਰ ਸੋਭਾ। 'ਸ਼ਹਿਰ ਨੇ ਪਾਈ ਸਮੁੰਦਰ ਦੀ ਸ਼ੋਭਾ। 
"ਤਲਵੰਡੀ ਨਗਰੀ ਨੂੰ ਸਮੁੰਦਰ ਦੇ ਅਲੈਕਾਰ ਵਿਚ ਕਵੀ ਜੀ ਦਿਖਾਉਂਦੇ ਹਨ। ਨਗਰੀ ਹੈ ਸਮੁੰਦਰ, 
ਸ਼ਹਿਰ ਦੀਆਂ ਗਲੀਆਂ ਵਿੱਚ ਗਹਿਣੇ ਕੱਪੜੇ ਪਾ ਕੇ ਜੋ ਇਸਤ੍ਰੀਆਂ ਦੀਆਂ ਟੋਲੀਆਂ ਤੁਰੀਆਂ ਹਨ 
ਇਹ (ਬੜਵਾਨਲ) ਸਮੁੰਦਰ ਵਿਚ ਹੋਣ ਵਾਲੀ ਚਮਕਦੀ ਅੱਗ ਹੈ, ਮਨੁੱਖਾਂ ਦੀ ਵਸੋ ਪਾਣੀ ਹੈ, ਸ਼ਹਿਰ 
ਦੀ ਫਸੀਲ ਕਿਨਾਰੇ ਹਨ, ਇਹਨਾਂ ਨੂੰ ਲੈਘਕੇ ਲੋਕ ਜੋ ਦਰਸ਼ਨ ਲਈ ਬਾਹਰ ਨਿਕਲੇ ਹਨ ਇਹ ਮਾਨੋ 
ਪਾਣੀ ਦਾ ਜੁਵਾਰ ਭਾਟਾ ਹੈ, ਪੁੰਨ੍ਾਂ ਨੂੰ ਜਿਵੇ' ਸਮੁੰਦਰ ਚੰਦ ਨੂੰ ਵੇਖ ਕੇ ਉੱਛਲਦਾ ਹੈ। ਪੂਰਨਮਾਸ਼ੀ 
ਦਾ ਚੰਦੂਮਾ ਸਤਿਗੁਰੂ ਜੀ ਹਨ, ਜਿਨ੍ਹਾਂ ਦੇ ਵਿਚ ਵਚਨਾਂ ਰੂਪੀ ਅੰਮ੍ਰਿਤ ਹੈ। ਜਾਂਵੀ ਅਕਾਸ਼ ਦੇ ਤਾਰਿਆਂ 
ਵਾਂਗ ਹਨ, ਗੁਰੂ ਮਹਾਰਾਜ ਦੀ ਕੀਰਤੀ ਚਾਂਦਨੀ ਹੈ, ਵੇਖਣ ਵਾਲਿਆਂ ਦੀਆਂ ਅੱਖਾਂ ਚਕੋਰ ਹਨ ਜੋ 
ਦਰਸ਼ਨ ਕਰਕੇ ਸ਼ਾਂਤੀ ਅਰ ਅਨੰਦ ਲੈ ਰਹੇ ਹਨ। 

ਉਮਗੇ _ਨਰ ਜਨੁ _ਬਢਯੋ _ਛੋਭਾ! 'ਚੜ੍ਹਾਉ। 


॥੩੮॥ 

ਕਰਿ ਸ਼ਿੰਗਾਰ ਕੋ ਨਾਗਰ ਨਾਰੀ। 

ਕੰਚਨ ਭੂਖਨ ਰੁਚਿਰ ਸਵਾਰੀ। 

ਪਰਿਪਾ' ਚਲੀ ਪੁਕਾਸ਼ ਛਬੀਲਾ। 'ਗਲੀਆਂ ਵਿਚ। 


ਸੋਹਤਿ _ਜਯੋ _ਬੜਵਾਨਲ _ਕੀਲਾ! 'ਸਮੁੰਦਰੀ ਅੱਗ ਦੀ ਲਾਟ। 
॥੩੯॥ 

ਕੀਰਤਿ ਰਾਂਕਾ! ਬਨੀ ਸੁਹਾਤੀ। /ਚਾਂਦਨੀ। 

ਉਡਗਨ! ਭੁਖਨ ਸਹਿਤ ਬਰਾਤੀ?। /ਤਾਰੇ। “ਜਾਵੀ। 

ਬਚਨ ਅਮੀ! ਅਹਿਲਾਦ ਮੁਕੰਦਾ। ਅੰਮ੍ਿਤ। 

ਅਸ ਸ਼੍ਰੀ ਨਾਨਕ ਪੂਰਨ ਚੰਦਾ ॥੪੦॥ 

ਤਿਸਹਿ ਬਿਲੋਕਨ ਹੇਤ ਉਮੰਗਾ। 

ਆਵਤਿ ਨਰ ਜਨੁ ਉਠੇ ਤਰੰਗਾ। 

ਨਗਰ ਕੋਟ ਬੇਲਾ? ਤਜਿ” ਤੁਰਨ। ਸ਼ਹਿਰ ਦੀ ਫਸੀਲ। “ਕਿਨਾਰੇ ਹਨ। 'ਛੱਡ ਕੇ। 
॥੪੧॥ 

ਦੇਖਿ ਦੇਖ ਪਰਮੋਦ' ਨ ਥੋਰਾ। 
ਸਭਿਹਿੰ ਬਿਲੋਚਨ ਕੀਨਿ ਚਕੋਰਾ। 
ਚਿਰੰਕਾਲ ਬਿਛਰੇ ਸੁਖ ਰਾਸਾ। 

ਜਿਨ ਕੋ ਮਿਲਨੈ ਕੀ ਬਹੁ _ਪਯਾਸਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 440 





॥੪੨॥ 

ਅਸ ਪੁਕਾਰ ਪੁਰਿ ਨਿਕਟਿ ਬਰਾਤਾ। 

ਪ੍ਰਵਿਸ਼ੀ ਦ੍ਰਾਰ ਪ੍ਰਕਾਸ਼ ਸੁਹਾਤਾ। 

ਜਹਿਂ ਚੌਪਰ ਜਯੋਂ” ਚਾਰ ਬਜਾਰੂ। /ਚੌਪੜ ਵਾਡੂ। 
ਤਿਹ ਮਹਿੰ ਗਮਨੇ ਹਰਖ ਅਪਾਰੂ 

॥੪੩॥ 

ਧਨ ਵਾਰਤਿ ਬਰਖਾਵਤਿ ਭਾਰੀ। 

ਕਰਹਿ ਸੁਜਸ ਜਹਿਂ ਤਹਿਂ ਨਰ ਨਾਰੀ। 

ਨਿਜ ਨਿਕੇਤ ਕੇ ਨਿਕਟਹਿ ਆਏ। 

ਅਨਿਕ ਭਾਂਤਿ ਕੇ ਹੋਤਿ ਵਧਾਏ 

॥੪੪॥ 

ਭਾ ਤ੍ਰਿਪਤਾ ਉਰ! ਹਰਖ ਘਨੇਰਾ। 'ਗ਼ੁਰੂ ਜੀ ਦੀ ਮਾਤਾ ਦੇ ਦਿਲ ਵਿਚ। 
ਸਹਿਤ ਸਨੂਖਾ” ਸੁਤ ਕੋ ਹੇਰਾ। /ਨੂੰਹ ਸਮੇਤ। 
ਕਰਹਿ ਨਿਛਾਵਰ ਦਰਬ ਅਪਾਰਾ। 

ਵਾਰੈ! ਵਾਰ ਵਾਰ” ਵਰ ਵਾਰਾ” '੪੫॥ _'ਵਾਰਦੀ ਹੈ। “ਬਾਰ ਬਾਰ। 'ਦੂਲ੍ਹੇ ਤੋਂ ਪਾਣੀ। 
ਜੋ ਕੁਲਰੀਤਿ ਸ਼ਗੁਨ ਸ਼ੁਭ ਕਰਿਹੀ ! 

“ਹੋਂ ਬਲਿਹਾਰੀ” ਬੈਨ ਉਚਰਿਹੀ। 

“ਭਯੋ ਸਪੂਤ ਨਿਕੇਤ ਹਮਾਰੇ। 

ਬਿੰਸਤ ਏਕ! ਜਾਸੁ? ਕੁਲ ਤਾਰੇ? 'ਇੱਕੀ। “ਜਿਸ ਨੇ। 
॥੪੬॥ 

ਮਿਲੀ ਸੁਲਖਣੀ ਪੁਨਿ ਨਿਜ ਸਾਸੂ। 

ਧਰਯੋ ਚਰਨ ਪਰ ਮਸਤਕ ਆਸੂ'। 
ਆਸ਼ਿਖ' ਦੀਨੀ, ਲੀਨੀ ਅੰਕਾ”। 

ਹਰਖ _ਬਿਲੋਕਯੋ _ਬਦਨ _ ਮਯੰਕਾ' 

॥੪੭॥ 

ਬੇਦੀ ਕੁਲ ਕੀ ਮਿਲੀ ਬਧੂਟੀ। 

ਦੇਖਿ ਦੇਖਿ ਮੁਖ ਸੁਖ ਜਨੁ ਲੂਟੀ। 

ਨਿਕਟਿ ਸੁ ਤ੍ਰਿਪਤਾ ਦੇਤਿ ਵਧਾਈ। 

ਲੇਤਿ ਹਰਖ ਯੁਤਿ ਅੰਗ ਨ ਮਾਈ 

॥੪੮॥ 

ਸਹਿਤ ਸਨੂਖਾ ਸੁਤਹਿ ਸੁਹਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਵਾਰਤਿ' ਮਾਤੁ ਲਵਨ? ਪੁਨਿਰਾਈ। 
ਤੋਰਿ ਤੋਰਿ' ਤ੍ਰਿਨ” ਡਾਰਤਿ ਪੀਠਾ। 
ਕਹੈ ਕਿ “ਲਗਹਿ ਨ ਕਾਹੂੰ ਡੀਠਾ!” 
॥੪੯॥ 

ਨਿਕਸ' ਸਦਨ ਦੁਖਕਦਨ ਬਹੋਰੀ। 
ਮਿਲੇ ਸਭਿਨਿ ਕਰਿ ਪ੍ਰੀਤ ਨ ਥੋਰੀ। 
ਯਥਾ ਯੋਗ ਕੀਨੋ ਸਨਮਾਨਾ। 

ਬੈਠੇ ਸਭਾ ਲਗਾਇ ਸੁਜਾਨਾ ॥੫੦॥ 
ਕੁਸ਼ਲ ਪ੍ਰਸ਼ਨ ਸਭਿਹਿਨਿ ਸੋ” ਬੂਝੇ। 
ਸੁਖਹਿ ਸੁਨਾਯੋ ਨੇਹੁ ਅਰੂਝੇ”। 


ਮ੍ਰਿਦੁਲ ਉਦਾਰ ਮਧੁਰ ਲਖਿ ਸ਼ੀਲਾ!। 
ਸਭਿਹਿ _ਸਰਾਹਹਿਂ ਰੂਪ _ਛਬੀਲਾ' 
॥੫੧॥ 

ਯੁਗਲ! ਮਹੂਰਤ ਬੈਸਿ ਬਿਤਾਏ। 
ਉਠਿ ਘਰ ਘਰ ਸਭਿ ਨਰ ਪਧਰਾਏ। 


ਪੁਨਿ ਕਾਲੁ ਬੋਲਯੋ “ਇਉਂ' ਕੀਜੈ। 
ਚਲਿ ਬੁਲਾਰ ਢਿਗ ਤਾਤ! ! ਮਿਲੀਜੈ ` 
॥੫੨॥ 

ਕਿੰਚਤ ਮਾਨਵ ਲਾਲੂ ਸਾਥਾ। 

ਸੁਨਿ ਕਰਿ ਗਵਨੇ ਸ਼੍ਰੀ ਜਗਨਾਥਾ। 
ਜਹਿੰ ਨਿਜ ਮੰਡਪ! ਸਭਾ ਲਗਾਈ। 
ਬੁਝਤਿ ਰਾਇ ਬਿਵਾਹ ਭਲਾਈ ॥੫੩॥ 
ਤਹਾਂ ਜਾਇ ਪਹੁੰਚੇ ਗੁਨਖਾਨੀ। 

ਕਰਨ ਈਠ ਕੋ! ਬਿਰਹਿ ਪ੍ਰਹਾਨੀ”। 
ਪੇਖਤਿ ਪੁਲਕਜੋ ਪੁੋਮਹਿਂ ਅੰਗਾ। 
ਤੂਰਨ! _ਤਿਸ਼ਟਯੋ? ਸੰਗਿ _ਉਮੰਗਾ” 
॥੫੪॥ 

ਬਦਨ ਚੰਦੂਮਾ ਉੱਜਲ ਓਰਾ। 

ਲੋਚਨ ਕੀਨਿ ਚਕੋਰਨਿ ਜੋਰਾ। 


ਨਿਕਟ ਜਾਇ ਪਦ ਪਰਸਨ ਹੇਤੂ'। 





"ਪਾ:-ਪੁਸੰਨ। 

ਗੁਰੂ ਜੀ ਦੇ ਪਯਾਰ ਵਿੱਚ ਉਲਝੇ ਹੋਏ ਲੋਕਾਂ ਨੇ 
ਸੁਖਸਾਂਦ ਸੁਣਾਈ। 

'ਸੁਭਾਵ। 

“ਪਾ:-ਸੁਸ਼ੀਲਾ। 


ਭਾਵ ਦੋ ਘੜੀ। 


'ਪਾ:-ਇਮ, ਇਵ। 
ਹੇ ਪੁਤ੍ਰ ! 


'ਮੰਡੂਏ ਵਿੱਚ। 


ਪਿਆਰੇ ਦੇ। ?ਵਿਛੋੜੇ ਦਾ ਨਾਸ। 
'ਛੇਤੀ। “ਖੜਾ ਹੋ ਗਿਆ। “ਖੁਸ਼ੀ ਨਾਲ। 
'ਨੇਤ੍ਰਾਂ ਰੂਪੀ ਚਕੋਰਾਂ ਨੂੰ ਜੋੜ ਦਿੱਤਾ (ਅ) ਨੇਤ੍ਹਾਂ 


ਦੇ ਜੋੜੇ ਨੂੰ। 
'ਫੋਹਨ ਵਾਸਤੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 442 


ਝੁਕਨ ਲਗੇ ਬੇਦੀ ਕੁਲ ਕੇਤੂ ॥੫੫॥ 

ਭਰਿ ਕਰ ਸੋ, ਕੋਰੀ! ਗਰ” ਲਾਏ। 

ਲੋਚਨ ਬੀਚ ਅਨੰਦ ਜਲ ਛਾਏ। 

ਸੁਖ ਬੁਝਤਿ ਭੇ ਗਦ ਗਦ ਬਾਨੀ। 

ਬਿਨ ਉਚਰੇ! ਦੁਹਿ ਦਿਸ਼ਿ ਪਹਿਚਾਨੀ_ 'ਥਿਨਾਂ ਕਹੇ ਤੇ। 
॥੫੬॥ 

ਮੰਚ ਸਿਰ੍ਹਾਨੈ ਦਿਸ਼ਾ ਬਰਿਆਈ:। ਪਲੰਘ ਦੇ ਸਿਰਹਾਣੇ ਵਲ। 'ਜੋਰੋਂ ਜ਼ੋਰੀ। 
ਬੈਸਾਏ, ਉਰ ਮੋਦ ਬਡਾਈ। 'ਬਿਠਾਏ। 
ਦਰਸ ਪਯਾਸ ਦਿਨ ਬਿਤੇ ਨ ਥੋਰੇ। 

ਜਨੁ _ਪੀਵਤਿ _ਕਿਯ _ਨੈਨ _ਕਟੋਰੇ 

॥੫੭॥ 

ਏਕ ਘਟੀ' ਲਗ ਕੋਇ ਨ ਬੋਲਾ। 

ਹੇਰਿ ਪ੍ੁੰਮ ਕੋ ਰਹੇ ਅਡੋਲਾ। 

ਬਹੁਰ ਬਯਾਹ ਕੀ ਸ਼ੁਭ ਕਰਤੂਤਾ। 

ਬੂਝਤਿ ਭਯੋ ਰਾਇ ਮਤਿਪੂਤਾ! ੫੮॥ 
ਮਰਦਾਨਾ ਬੋਲਯੋ ਤਿਹ ਕਾਲਾ!। 





“ਤਵ ਪ੍ਰਤਾਪ ਤੇ ਸੁਨਹੁ ਭੁਪਾਲਾਂ!। 
ਪੁਰਿ ਸੁਲਤਾਨ ਬਹੁਤ ਜਸੁ ਛਾਵਾ। 
ਨਰ ਨਾਰਿਨਿ ਘਰ ਘਰ ਪੁਤਿ ਗਾਵਾ 
॥੫੯॥ 

ਦੌਲਤਖਾਨ ਦੀਨ ਜੋ ਚਾਹਾ। 


ਭੂਰ ਵਸਤੁ ਲੀਨੀ ਤਿਹ ਪਾਹਾ। 

ਤਿਹਤੇ ਪੁਨਿ ਚਢਿ ਚਲੀ ਬਰਾਤਾ। 

ਕੀਨੋ ਜਾਇ ਢੁਕਾਉ ਸੁਹਾਤਾ ॥੬੦॥ 

ਖਰਚਯੋ ਕਾਲੂ ਦਰਬ ਬਿਸਾਲਾ। 

ਅਤਿ ਉਤਸਵ ਭਾ ਸੁਠਿ! ਤਿਹ ਕਾਲਾ। 

ਦੁਹਦਿਸ਼' ਨੈ ਰਸ ਅਤਿਸ਼ੈ ਰਾਖਾ। 

ਜਿਨਿ ਕੈ ਮਨ ਜਸੁ ਕੀ ਅਭਿਲਾਖਾ 

॥੬੧॥ 

ਮੁਝ ਦੇਖਤਿ ਭੇ ਬਯਾਹ ਘਨੇਰੇ। 

ਬਿੱਪੁ! ਸੁ ਬਾਹਜ? ਬੈਸ” ਵਡੇਰੇ। 'ਬ੍ਰਾਹਮਣ। “ਖੱਤ੍ਰੀ। “ਵੈਸ਼। ਭਾਵ ਬ੍ਰਾਹਮਣ ਖੱਤ੍ਰੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 443 





ਵੈਸ਼ਾਂ ਦੇ ਬਹੁਤ (ਵਸਾਹ)। 
ਅਸ ਉਤਸ਼ਵ ਮੈ” ਸੁਨਾ ਨ ਦੇਖਾ। 
ਜਸ ਇਸ ਮਹਿਂ ਭਾ ਮੋਦ ਬਿਸੇਖਾ” 
॥੬੨॥ 
ਸੁਨਿ ਬੁਲਾਰ ਮਨ ਤਨ ਸੁਖ ਪਾਵਾ। 
“ਸਾਧੁ ਸਾਧੁ” ਕਾਲੂ ਪ੍ਰਤਿ ਗਾਵਾ। 
ਸੂ ਬੇਦੀ ਕੁਲ ਕਲਸ ਸੁਹਾਵਨ। 
ਅਸ ਪੁਕਾਰ ਮਿਲਿ ਕਿਯ ਘਰ ਆਵਨ 
॥੬੩॥ 
ਬਿੰਜਨ' ਨਿਜ ਕਰ” ਜਨਨਿ” ਸਵਾਰੇ“। _'ਭੋਜਨ। ਆਪਣੇ ਹੱਥੀਂ। ਮਾਤਾ ਨੇ। “ਬਣਾਏ। 
ਬੈਠਿ ਨਿਕਟਿ ਕਰਿ ਨੇਹੁ ਜਿਵਾਰੇ'। /ਕਰਕੇ ਪਿਆਰ ਖੁਵਾਏ। 
ਰੁਚਿਰ ਅਸਨ ਜੋ! ਅਚਯੋ? ਕ੍ਰਿਪਾਲਾ। _'ਜਦ। 'ਛਕਿਆ। 'ਗੁਰੂ ਜੀ ਨੇ। 
ਗਏ ਤਲਪ!' ਪਰ ਮਿਿਦੁਲ? ਬਿਸਾਲਾ? 'ਸੇਜਾ ਪਰ। “ਕੂਲੀ। 'ਬੜੀ। 
॥੬੪॥ 
ਜਾਮ! ਨਿਸਾ? ਬੀਤੀ ਕਿਯ ਸੈਨਾ। /ਪਹਿਰ। “ਰਾਤ 
ਰਹੀ ਜਾਮ! ਜਾਗੇ ਗੁਨ ਐਨਾ। ਪਹਿਰ ਰਹਿੰਦੀ। 
ਕ੍ਰਮ ਕਰਮਾ ਸੌਚ ਕੀਨ ਇਸ਼ਨਾਨਾ। /ਧੀਰੇ ਧੀਰੇ। 
ਪਹਿਰੇ ਚੀਰ ਸਰੀਰ ਸੁਹਾਨਾ ॥੬੫॥ 
ਭਈ ਭੋਰ ਜਸੁ ਜਾਸੁ ਪਵਿੱਤ੍ਹਾਂ। /ਜਿਸਦਾ ਜਸ ਪਵਿੱਤੁ ਹੈ। 
ਬੈਸੇ ਸੋਹਤਿ ਭਵਨ ਬਚਿੱਤ੍ਾ। 
ਲਿਯ ਬੁਲਾਇ ਪ੍ਰੋਧਾ' ਹਰਿਦਯਾਲਾ। __'ਪੁਂਹਿਤ। 
(ਹਰਦਿਆਲ ਪੰਡਿਤ ਨਿਹਾਲ) 
ਸ਼ੀ ਮੁਖ ਬੋਲੇ ਗਿਰਾ ਰਸਾਲਾ ॥੬੬॥ 
“ਜਾਚਹੁ, ਜੋ ਮਨ ਮਹਿਂ ਹੁਇ ਲਾਲਸ। 
ਲੇਹੁ ਅਬਹਿ, ਸੋ ਕਰਹੁ ਨ ਆਲਸ। ? 
ਬੋਲਯੋ ਦਿਜ ਹਰਿਦਯਾਲ ਪੁਬੀਨਾ। 
“ਆਦਿ ਰੂਪ ਤੁਮ ਦਾਨੀ ਦੀਨਾ! 
॥੬੭॥ 
ਰਾਵਰ ਜਿਤੀ ਲਖਾਵਨ ਕੀਨੀ। 
ਤੇਤੀ ਮਹਿਮਾ ਮੈ ਲਖਿ ਲੀਨੀ। 
ਅਪਰ ਨਰਨ ਸੀ ਮਤਿ ਮੁਰਾ ਨਾਂਹੀ। __'ਮੇਰੀ ਬੁੱਧੀ। 
ਧਰਹਿ' ਜਿ ਭਾਵਨ ਨਰ ਤਵ ਮਾਂਹੀ' _'ਪਾ:-ਨਰ ਤੁਮ ਨਾਂਹੀ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 444 





॥੬੮॥ 

ਕਾਰਨ ਕਾਰਜ ਕੋ ਆਧਾਰਾ। 

ਸਭਿ ਕੋ ਕਰਤਾ ਜਿਤੋ ਪਸਾਰਾ। 

ਪਰਮੇਸ਼ੁਰ ਪਾਰਬੁਹਮ ਪੁਰਾਤਨ । 'ਪਾ:-ਪਰਮੇਸ਼ੁਰ ਪੂਰ ਪੁਰਖ ਪੁਰਾਤਨ। 

ਪਰਮ __ਪਰਾਵਰ ਨਾਥ! _ ਸਨਾਤਨ 'ਦੇਖੋ ਅਧਯਾ: ੧. ਅੰਕ ੪. ਦੇ ਪਦ ਅਰਥ। 

॥੬੯॥ 

ਅਹੈ ਸੱਚਿਦਾਨੈਦ ਮੁਕੰਦਾ। 

ਤਵ ਲੀਲਾ ਭਗਤਨਿ ਸੁਖਕੰਦਾ। 

ਜੱਗਜੁਪਵੀਤ!' ਜਬਹਿ ਤੁਮ ਦੀਨੋ?। 'ਜਨੇਊ। “ਜਦ ਦਾ ਤੁਸਾਂ ਮੈਨੂੰ ਦਿੱਤਾ ਹੈ ਭਾਵ 
ਜੀਅ ਕਾ ਜਨੇਊ। ਦੇਖੋ ਵਾਰ ਆਸਾ, ਸਲੋਕ 
੧੫। 


ਤਬ ਕੋ ਮਮ ਮਨ ਇਸਥਿਰ ਕੀਨੋ 


॥੭੦॥ 
ਸਰਬ ਲਾਲਸਾ ਭੀ ਉਰ ਪੂਰੀ। 
ਦੇਖੀ ਮੈਂ ਲੀਲਾ ਤੁਮ' ਰੂਰੀ। 'ਤੁਹਾਡੀ। 
ਬ੍ਰਿੱਧਾਂ ਬੈਸ? ਬਪੁ” ਭਾ ਬਲ ਹੀਨਾ। ਬੁੱਢੀ। “ਉਮਰ। ਸ਼ਰੀਰ। 


ਅਬ _ਦੀਜੈ ਮੁਝ ਮੋਖ ਪੁਬੀਨਾ” 

॥੭੧॥ 

ਭਗਤਿ ਮਿਲੀ ਬਾਨੀ ਸੁਨਿ ਕਾਨਾ। 

ਹਸਿ ਬੋਲੇ ਸ਼੍ਰੀ ਕ੍ਰਿਪਾ ਨਿਧਾਨਾ। 

“ਧੰਨ ਬਿੱਪੂ ਬਰ ਬੁੱਧਿ ਤੁਮਾਰੀ। 

ਤਨ ਹਉਮੈ ਕੀ ਸੁਰਤਿ _ਬਿਸਾਰੀ 

॥੭੨॥ 

ਕਿੰਚਤ ਰਹਿਗੀ ਬੈਸ ਸ਼ਰੀਰਾ। 

ਪੁਨਿ ਅਪਵਰਗ! ਪਾਇ” ਮਤਿ ਧੀਰਾ?! 'ਮੋਖ। ਪਾਵੈਂਗਾ। “ਹੇ ਦਾਨੇ ! 
'ਮਾਲਾ। “ਹਾਥੀ। 


॥੭੩॥ 

ਅਸ ਕਹਿ ਦੀਨੋ ਦਰਬ ਘਨੇਰਾ। 

ਤਿਹ ਪਰ ਕ੍ਰਿਪਾ ਦ੍ਰਿਸ਼ਟਿ ਹੂੰ ਹੇਰਾ। 
ਭਯੋ ਗਯਾਨ ਨਿਜ! ਰੂਪ ਪਛਾਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 445 


ਜੀਵ _ਭਾਵ ਸਭਿ ਹੀ ਬਿਸਰਾਨਾ 

॥੭੪॥ 

ਗਯੋ ਸਦਨ ਸੁਖ ਪਾਇ ਅਮੋਲਾ। 

ਨਿਜ ਮਨ ਨਿਸ਼ਚਾ ਹੁਤੋ ਅਡੋਲਾ'। 'ਪਾ:-ਜਿਸ ਮਨ ਸਾਚਾ ਹੁਤੋ ਅਡੋਲਾ। (ਅ) ਜਿਸ 
ਮਨ ਨਿਸ਼ਚਾ ਹੁਤੋ ਅਡੋਲਾ। 





ਬਹੁਰੋ ਪਾਧਾ, ਬੈਦ, ਮੁਲਾਨਾ। 

(ਉਸਤਾਦਾਂ ਨੂੰ ਮਿਲੇ) 

ਚਲਿ ਆਏ, ਜਹਿਂ ਥੇ ਗਤਿਦਾਨਾ! 'ਮੁਕਤੀ ਦਾਤੇ। 

॥੭੫॥ 

ਮਿਲਨ ਹੇਤ ਮਨ ਸੰਗਿ ਉਮੰਗਾ। 

ਜਿਨਕੋ ਚਢਯੋ ਰੰਗ ਸਤਿਸੰਗਾ। 

ਜਬਹਿ ਬਿਲੋਕਯੋ ਕਾਲੂ ਨੰਦਨ। 

ਧਾਇ ਕਰੀ ਯੂਗ ਪਦ ਪਰ ਬੰਦਨ 

॥੭੬॥ 

ਹੇਰਿ ਸਰੂਪ ਅਨੂਪ ਅਜੋਨਾ'। 

ਬੋਲ ਨ ਆਵ ਭਏ ਮੁਖ ਮੋਨਾ'। 

ਕਵਲ ਨੈਨ ਸਨਮਾਨ! ਬਸਾਏ। 

ਕੁਸ਼ਲ ਬੂਝਨੈ ਬੈਨ ਸੁਨਾਏ ॥੭੭॥ 

ਧਰਿ ਧੀਰਜ ਬੋਲੇ ਮੁਖ ਬਾਨੀ। 

ਪਦ ਰਚਨਾ ਸੁਠ ਉਸਤਤਿ ਠਾਨੀ। 

“ਸਿੰਧ ਹੁਤਾਸਨ ਕਾਲ ਕਲੀ ਕੋ”। /ਕਲਜੁਗ ਦਾ ਸਮਾਂ ਅਗਨ ਸਾਗਰ ਹੈ। 

ਅਤਿ ਪੁਚੰਡ ਇਸ ਤਰਹਿ ਬਲੀ ਕੋ! 'ਕੋਈ ਬਲਵਾਨ ਹੀ ਇਸਨੂੰ ਤਰਦਾ ਹੈ। 

॥੭੮॥ 

ਜੀਵ ਪਰੇ ਦਝਿ ਦਝਿ! ਦੁਖ ਪਾਈ। ।ਸੜ ਸੜਕੇ। 

ਉਬਰ ਨ ਸਕਹਿ! ਨ ਪਾਇ ਉਪਾਈ?। _'ਬਚ ਨਹੀਂ ਸਕਦੇ। 'ਤੇ ਨਾਂ ਉਪਾਉ (ਕੋਈ) 
ਲਭਦਾ। 

ਬਾਂਧਨ ਹੇਤੁ ਸੇਤੁ ਤਹਿੰ ਭਾਰਾ। ।ਉਸ ਉਤੇ ਭਾਰਾ ਪੁਲ ਬੰਨ੍ਹਣ ਲਈ। 

ਕ੍ਰਿਪਾ ਧਾਰਿ ਲੀਨੋ ਅਵਤਾਰਾ ॥੭੯॥ 

ਚਰਨ ਕਰਮ ਸ਼ੁਭ ਤੇ ਜੋ ਤੁਛੇ”। 'ਸ਼ੁਭ ਕਰਮਾਂ ਤੋਂ ਜਿਨ੍ਹਾਂ ਦੇ ਪੈਰ ਪਿੰਗਲੇ ਹਨ। 

ਲੋਚਨ ਸੁਮਤਿਹਿ ਤੇ ਉਰ ਛੁਛੇ'। 'ਚੰਗੀ ਬੁੱਧੀ ਰੂਪੀ ਨੈਣਾਂ ਤੋਂ ਜੋ ਸੱਖਣੇ ਹਨ। 

ਸਮ ਦਮ ਜਿਨ ਕੇ ਕਰ ਨ ਸੰਗਾਰੇ!। __ "ਜਿਨ੍ਹਾਂ ਦੇ ਨਾਲ ਸਮ ਦਮ ਆਦਿ ਹੱਥ ਨਹੀਂ 
ਹਨ। 

ਸੋ ਜਿਹ ਪਰ, ਤਰਿ ਜਾਹਿ ਸੁਖਾਰੇ! 'ਸ਼ੁਭ ਕਰਮਾਂ ਰੂਪੀ ਪੈਰਾਂ ਤੋਂ ਬਿਨਾਂ ਪਿੰਗਲੇ, 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 446 





॥੮੦॥ ਸ੍ਰਸ਼ਟਿ ਬੁਧੀ ਰਹਿਤ ਅੰਧੇ, ਦੈਵੀ ਗੁਣਾਂ ਰੂਪੀ 
ਹੱਥਾਂ ਤੋਂ ਬਿਨਾਂ ਟੁੰਡੇ, ਨਾਮ ਰੂਪੀ ਪੁਲ ਤੇ ਚੜ੍ਹਕੇ 
ਸੁੰਖੈਨ ਹੀ ਪਾਰ ਹੋ ਜਾਣਗੇ। 

ਮਨ ਅਨੁਮਾਨ ਕਰਤਿ ਸਦ ਹਮ ਹੀ। 

ਜਗਤ ਪੁਕਾਸ਼ ਕਰਹੁ ਕਬ ਤੁਮਹੀ। 

ਰਾਵਰ! ਪੂਰਨ ਕਲਾ ਸੰਕੋਚੀ”। 'ਤੁਸਾਂ ਨੇ। “ਲੁਕਾ ਰੱਖੀ ਹੈ। 

ਲਖਹਿਂ ਕਿ ਜੀਵ ਜਿਨਹਿਂ ਮਤਿ ਪੋਚ਼ੀ/” 'ਨੀਵੀਂ ਮਤ ਵਾਲੇ ਲੋਕ ਕਹਿ ਸਮਝਣ। 

॥੮੧॥ 

ਅਸ ਪੁਕਾਰ ਕਹਿ ਕਰਿ ਬਚ! ਲੋਨੇ?2। __'ਬਚਨ। 'ਸੁੰਦਰ। 

ਪਿਯਤਿ ਰੂਪ ਜਨੁ! ਲੋਚਨ ਡੋਨੇ?। ਮਨੋ। ਅੱਖਾਂ ਦੇ ਡੋਨੇ ਮਾਨੋ” ਰੂਪ ਨੂੰ ਪੀਂਦੇ 

ਰਹ ਹਨ। 

ਮਿਲੇ ਭਾਉ! ਧਰਿ ਸਦਨ? ਸਿਧਾਏ। ਪ੍ਰੇਮ। “ਘਰਾਂ ਨੂੰ। 

ਜਿਨ ਮਨ ਭਗਤਿ ਵਿਖੈ ਸੁਖ ਪਾਏ 


॥੮੨॥ 

ਮਿਲੇ ਆਨਿ ਪੁਨਿ' ਬਾਲ ਸਖਾਈ। 
ਕਹਤਿ ਪਰਸਪਰ ਅਧਿਕ ਵਡਾਈ। 
ਪਰਮ ਪੇਮ ਮੈ ਮੋਦ ਨ ਥੋਰਾ। 


ਇਕ _ਟਕ ਦੇਖਿ ਰਹੇ ਮੁਖ ਓਰਾ 

॥੮੩॥ 

ਬੈਸਿ ਬਿਤਾਵਹਿਂ! ਬਾਸੁਰ ਪਾਸੂ। 'ਗ਼ੁਜ਼ਾਰਦੇ ਹਨ। 

ਨਿਤਪ੍ਰਤਿ ਉਰ ਹੈ ਨਯੋ!' ਹੁਲਾਸੂ”। 'ਨਵੀਂ। “ਖੁਸ਼ੀ। 'ਪਾਛ-ਰਹਜੋ। 

ਯਾ ਬਿਧਿ ਲੀਲਾ ਸ਼ੀ ਜਗਨਾਥਾ। 

ਕੀਨੀ ਤਲਵੰਡੀ ਸੁਖ ਸਾਥਾ! ॥੮੪॥ _ ਸੁੱਖਾਂ ਨਾਲ। 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਤਲਵੰਡੀ ਜਾਵਨ ' ਪ੍ਰਸੰਗ ਬਰਨਨੰ ਨਾਮ 
ਤੇਈਸਮੋ ਅਧਯਾਯ ॥੨੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 447 


੨੪. [ਗੁਰਬਾਣੀ ਮੰਗਲ। ਸੁਲਤਾਨਪੁਰ ਆਉਣਾ] 





(ਗੁਰਬਾਣੀ ਮੰਗਲ) ॥੧॥ 
(ਹੁਮਾ ਪੰਛੀ ਦ੍ਰਿਸ਼ਟਾਂਤ) ॥ ੯..॥ 
(ਕਾਲੂ ਜੀ ਨੇ ਧਨ ਦੀ ਮਹਿਮਾ ਦੱਸਣੀ) ॥੨੦..॥ 

ਕਬਿੱਤ: 
ਸੁਧਾ ਕੀ ਤਰੰਗਨੀ ਸੀ ਰੋਗ ਭੂਮ ਭੰਗਨੀ ਹੈ 
ਸੁਧਾ=ਅੰਮ੍ਰਿਤ। ਤਰੰਗਨੀ=ਨਦੀ। [ਸੰਸ: ਤਰੜ੍ਹੰਣੀ] ਸੀ=ਵਾਂੜ। ਭੰਗਨੀ=ਭੰਨਣ ਵਾਲੀ। 
ਮਹਾਂ ਸਹੇਤ ਰੰਗਨੀ ਮਹਾਨ ਮਨ ਮਾਨੀ ਹੈ। 
ਸ੍ਹੇਤ=ਚਿੱਟੇ। ਰੰਗਨੀ=ਰੰਗ ਵਾਲੀ। ਮਨਮਾਨੀ=ਮਨ ਮੰਨੀ, ਮਨ ਨੂੰ ਰੁਚਿ ਆਉਣ ਵਾਲੀ, ਪਯਾਰੀ। 
ਕਿਧੌ ਯਹਿ ਹੰਸਨੀ ਸੀ ਮਾਨਸ ਵਿਤੰਸਨੀ ਹੈ 
ਮਾਨਸ=ਮਾਨ ਸਰਵਰ। ਇਸ ਪਦ ਦੇ ਹੋਰ ਅਰਥ ਇਹ ਹਨ:-ਮਨ, ਸੰਕਲਪ, ਵਿਕਲਪ, ਮਨੁੱਖ, 
ਆਦਮੀ, ਇਕ ਨਾਗ ਦਾ ਨਾਮ, ਸਾਲਮਲ ਦੀਪ ਦੇ ਵਰਹੇ ਦਾ ਨਾਮ। ਵਿਤੰਸਨੀ=ਕੂਖਣ ਰੂਪ, ਸ਼ੋਭਾ 
ਦੇਣ ਵਾਲੀ। [ਸੰਸ. ਵਤੱਸ, ਅਵਿਤੰਸ ਧਾਤੂ, ਤਸਿ=ਫਬਾਉਣਾ]। ਇਸ ਅਵਤੰਸ ਪਦ ਦੇ ਹੋਰ ਅਰਥ 
ਏਹ ਹਨ:-ਸਿਰ ਦਾ ਗਹਿਣਾ, ਕੋਈ ਗਹਿਣਾ, ਕੰਨਾਂ ਦਾ ਗਹਿਣਾ, ਮੁਰਕੀ, ਕਰਨ ਫੁਲ, ਮਾਲਾ, 
ਮੁਕਟ। ਲਾੜਾ, ਭਤੀਜਾ। 
ਗੁਨੀਨ ਪੁਸੰਸਨੀ ਸਰਬ ਜਗ ਜਾਨੀ ਹੈ। 
ਪ੍ਰਸੰਸਨੀ=ਸਲਾਹੀ ਗਈ। ਰੁਣੀਨ ਪੁਸੰਸਨੀ=ਗੁਣੀ ਜਿਨ੍ਹਾਂ ਤੋਂ ਸਲਾਹੀ ਗਈ। [ਸੰਸ. ਪ੍ਰਸੰਸਾ=ਗੁਣਾਂ 
ਦਾ ਕਥਨ, ਸ਼ਲਾਘਾ] 
ਕਿਧੌ” ਚੰਦ ਚਾਂਦਨੀ ਸੀ ਮੋਹ ਘਾਮ ਮੰਦਨੀ ਹੈ 
ਰਿਦੇ ਕੀ ਅਨੌਦਨੀ ਸਦੀਵ ਸੁਖਦਾਨੀ ਹੈ। 
ਸੁਖਦਾਨੀ=ਸਦੈਵੀ ਸੁਖ ਦੇਣ ਵਾਲੀ, ਅਟੱਲ ਅਵਿਨਾਸ਼ ਸੁਖ ਦੀ ਦਾਤੀ। ਜਨਨਿ=ਮਾਤਾ। 
ਪੇਮ ਪਟਰਾਨੀ ਸਯਾਨੀ, ਗਜਾਨ ਕੀ ਜਨਨਿ ਜਾਨੀ 
ਗੁਨੀ ਭਨੀ ਬਾਨੀ, ਤਾਂ ਕੀ ਗੁਰੂ ਗੁਰਬਾਨੀ ਹੈ ॥੧॥ 
ਅਰਥ: 
ਤੇ ਮਨ ਨੂੰ ਡਾਢੀ ਪਿਆਰੀ ਲਗਣ ਵਾਲੀ ਹੈ। ਯਾ ਇਹ ਮਾਨ ਸਰੋਵਰ ਨੂੰ ਸ਼ੋਭਾ ਦੇਣ ਵਾਲੀ 
ਹੰਸਨੀ ਹੈ, ਗੁਣੀਆਂ ਨੇ (ਇਸਦੀ) ਪੁਸੰਸਾ ਕੀਤੀ ਹੈ, ਤੇ ਸਾਰੇ ਜਹਾਨ ਨੇ (ਏਹ) ਜਾਣ ਲਈ 
ਹੈ। ਯਾ ਇਹ ਮੋਹ ਰੂਪੀ ਤਪਸ਼ ਨੂੰ ਮੰਦ ਕਰਨ ਵਾਲੀ ਚੰਦ ਦੀ ਚਾਨਣੀ ਹੈ, ਹਿਰਦੇ ਨੂੰ ਅਨੰਦ 
ਦੇਣ ਵਾਲੀ ਸਦੈਵੀ ਸੁਖ ਦੀ ਦਾਤੀ ਹੈ। ਪੇਮ ਦੀ ਸੁਘੜ ਪਟਰਾਣੀ ਹੈ ਤੇ ਗਿਆਨ ਦੀ ਮਾਤਾ 
ਜਾਣੀ ਗਈ ਹੈ, (ਜੇ ਕੋਈ) ਗਣੀਆਂ ਦੀ ਉਚਾਰੀ ਬਾਣੀ ਹੈ ਬੀ (ਤਾਂ) ਉਨ੍ਹਾਂ ਦੀ ਵੀ ਗੁਰੂ 
ਗੁਰਬਾਣੀ ਹੈ। 
ਭਾਵ: 
ਕਵਿ ਜੀ ਦਸਾਂ ਸਤਿਗੁਰਾਂ ਦੇ ਮੰਗਲ ਕਥਨ ਕਰਦੇ ਹੋਏ ਹੁਣ ਗੁਰਬਾਣੀ ਤੇ ਆਏ ਹਨ। ਉਨ੍ਹਾਂ 
ਮਹਾਨ ਮਨ ਵਾਲੇ ਪਰਾਵਰ ਨਾਥਾਂ ਦੀ ਉਚਾਰੀ ਬਾਣੀ ਦਾ ਮੰਗਲ ਕਰਦੇ ਹਨ ਕਿ ਇਹ ਅੰਮ੍ਰਿਤ 
ਦੀ ਨਦੀ ਹੈ। ਅੰਮ੍ਰਿਤ ਦੇ ਦੋ ਗੁਣ ਹਨ, ਰੋਗ ਨਾਸ਼ ਕਰਨਾ ਤੇ ਮੁਰਦੇ ਨੂੰ ਜਿਵਾਲਣਾ, ਸੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 448 





ਦੱਸਦੇ ਹਨ ਕਿ ਇਹ ਭਰਮ ਰੂਪ ਰੋਗ ਦੇ ਦੂਰ ਕਰਨ ਵਾਲੀ ਹੈ, ਜਦ ਭਰਮ ਰੂਪੀ ਰੋਗ ਨਾ 
ਰਹੇ ਤਦ ਮਾਨਸਿਕ ਮੌਤ ਹੋਣੀ ਹੀ ਨਾ ਹੋਈ। ਮਨ ਨੂੰ ਪਿਆਰੀ ਲਗਦੀ ਹੈ ਤੇ ਚਿੱਟੇ ਰੰਗ 
ਵਾਲੀ ਹੈ, ਇਹ ਇਸ ਵਾਸਤੇ ਕਿਹਾ ਕਿ ਅੰਮ੍ਰਿਤ ਦਾ ਰੰਗ ਚਿੱਟਾ ਹੁੰਦਾ ਹੈ ਅਤੇ ਪੀਤਿਆਂ 
ਸ੍ਹਾਦੀਕ ਤੇ ਮਨੋਰੰਜਕ ਹੁਂਦਾ ਹੈ। ਦੂਸਰੇ ਚਿੱਟਾ ਰੰਗ ਸਤੋਗੁਣ ਦਾ ਹੈ। ਏਹ ਬਾਣੀ ਸਤੋਗੁਣ 
ਵਿਚ ਪਰਵੇਸ਼ ਕਰਾ ਦੇਂਦੀ ਹੈ। ਜਗਤ ਪਰ ਮਾਨ ਸਰੋਵਰ ਬੜੇ ਉੱਚੇ ਥਾਂ ਨਿਰਮਲ ਤੇ ਮਿੱਠੇ 
ਜਲ ਦੀ ਝੀਲ ਹੈ ਅਰ ਸਦੀਆਂ ਤੋ ਮਹਾਨ ਤੀਰਥ ਮੰਨਿਆ ਗਿਆ ਹੈ। ਸੁੰਦਰਤਾ ਉਸਦੀ 
ਅਕਹਿ ਹੈ। ਆਖਦੇ ਹਨ ਕਿ ਮਾਨੋ ਏਹ ਮਾਨ ਸਰੋਵਰ ਨੂੰ ਸ਼ੋਭਾ ਦੇਣ ਵਾਲੀ ਹੰਸਨੀ ਹੈ, ਉਸ 
ਤੇ ਭੀ ਸ੍ਰੇਸ਼ਟ ਹੈ। ਪਹਿਲਾਂ ਅੰਮ੍ਰਿਤ ਦੀ ਸ਼ੋਭਾ ਦਿੱਤੀ ਮਾਨੋ ਜੋ ਪਾਰਲੌਕਿਕ ਸ਼ੈ ਹੈ ਤੇ ਅੰਮ੍੍‌ਿਤ 
ਦੀ ਨਦੀ ਆਖਿਆ ਸਾਨੇ, ਹੁਣ ਜਗਤ ਦੀ ਨਿਰਮਲ ਜਲਧਾਰਾ ਮਾਨ ਸਰੋਵਰ ਦਾ ਭੂਖਣ ਆਖ 
ਕੇ ਲੋਕ ਪਰਲੋਕ ਵਿਚ ਉੱਤਮ ਦ੍ਰਿਸ਼ਟਾਂਤ ਦੇ ਕੇ ਵਰਣਨ ਕੀਤੀ। ਅਗੇ ਕਹਿੰਦੇ ਹਨ ਕਿ 
ਕੇਵਲ ਮੈ” ਹੀ ਨਹੀਂ ਕਹਿ ਰਿਹਾ ਇਸਦੀ ਗੁਣਵਾਰਤਾ ਸਾਰੇ ਜਗਤ ਨੇ ਜਾਣ ਲਈ ਹੈ, ਅਰ 
ਗੁਣੀਜਨਾਂ ਨੇ ਇਸਦੀ ਪੁਸੰਸਾ ਕੀਤੀ ਹੈ। ਇਸ ਦਾ ਹੁਣ ਹਿਰਦੇ ਪਰ ਅਸਰ ਵਰਣਨ ਕਰਦੇ 
ਹਨ ਕਿ ਮੋਹ ਰੂਪੀ ਤੱਪਸ਼ ਨੂੰ ਇਸ ਦਾ ਪਾਠ ਤੇ ਵਿਚਾਰ ਹਰਦਾ ਹੈ। ਵੈਰਾਗ ਜਨਕ ਹੈ। ਪਰ 
ਦਿੰਦੀ ਹੈ ਤੇ ਸਦੈਵੀ ਸੁਖ ਦੀ ਦਾਤੀ ਹੈ, ਜਦੋਂ ਮੋਹ ਦੀ ਤੱਪਸ਼ ਦੂਰ ਕਰਦੀ ਹੈ ਤਦ ਡਾਵਾਂ ਡੋਲ 
ਹਾਲਤਾਂ ਵਿਚ ਨਹੀਂ ਸੁੱਟਦੀ, ਵਾਹਿਗੁਰੂ ਦੇ ਚਰਨਾਂ ਨਾਲ ਰਾਗ ਪੈਦਾ ਕਰਾ ਦੇਂਦੀ ਹੈ। ਰਾਗ 
(ਪਰੇਮ) ਸਦਾ ਹਰਖ ਜਨਕ ਵਸਤੂ ਹੈ, ਦਿਲ ਅਨੰਦ ਰਾਗ (ਪ੍ਰੇਮ) ਨਾਲ ਹੁੰਦਾ ਹੈ। ਸੋ ਮੋਹ 
ਤੋੜ ਕੇ ਵਾਹਿਗੁਰੂ ਜੀ ਦੇ ਰਾਗ ਵਿਚ ਪਾ ਦੇਣ ਕਰਕੇ ਰਿਦੇ ਦੀ ਅਨੰਦਨੀ (ਅਨੰਦ ਦਾਤੀ) ਹੈ; 
ਇਹ ਆਨੰਦ ਆਤਮ ਆਨੰਦ ਹੁੰਦਾ ਹੈ, ਇਸ ਕਰਕੇ ਸਦੈਵੀ ਸੁਖ ਦੀ ਦਾਤੀ ਹੈ। ਵੈਰਾਗ ਤੋ” 
ਅੱਗੇ ਗਿਆਨ ਗਿਣਿਆਂ ਕਰਦੇ ਹਨ। ਆਪ ਦੱਸਦੇ ਹਨ ਕਿ ਗਯਾਨ ਦੀ ਏਹ ਮਾਤਾ ਹੈ, 
ਇਸਦੇ ਪਾਠ ਵਿਚਾਰ ਤੇ ਅਮਲ ਤੋ ਗਸਾਨ ਆਪੇ ਉਤਪਤ ਹੁੰਦਾ ਹੈ। ਪਰ ਓਹ ਗਿਆਨ ਜੋ 
ਕਵੀ ਜੀ ਕਹਿ ਰਹੇ ਹਨ। ਨਿਰਾ-ਜਾਨਣਾ ਮਾਤੁ-ਨਹੀਂ ਹੁੰਦਾ, ਉਹ ਗਯਾਨ ਐਸਾ ਹੈ ਕਿ ਜੋ 
ਪੇਮ ਨਾਲ ਪਰੋਤਾ ਹੁੰਦਾ ਹੈ। ਇਸ ਵਾਸਤੇ ਪੇਮ ਮਾਨੋ' ਮਹਾਰਾਜ ਹੈ ਤੇ ਬਾਣੀ ਪਟਰਾਣੀ ਹੈ ਤੇ 
ਇਹ ਗਿਆਨ ਉਹਨਾਂ ਤੋ ਉਤਪਤ ਹੋਯਾ ਪੁੱਤੁ ਹੈ। ਐਸੇ ਉਤਕ੍ਰਿਸ਼ਟ ਗਿਆਨ ਦੀ ਮਾਤਾ ਹੈ। 
ਪਰੇਮ ਵਾਹਿਗੁਰੂ ਦਾ ਆਪਣਾ ਸਰੂਪ ਹੈ। ਯਥਾ ਗੁਰਵਾਕ:- “ਆਪੇ ਪ੍ਰੀਤਮ ਪ੍ਰੇਮ ਪਿਆਰ। ” 
ਉਨ੍ਹਾਂ ਦਾ ਉੱਚਾ ਗਿਆਨ ਏਹ ਬਾਣੀ ਹੈ ਜੋ ਸਾਡੀ ਸਮਝ ਗੋਚਰਾ ਕਰਨ ਲਈ ਪ੍ਰੇਮ ਸੂੱਛ 
ਹਿਰਦਿਆਂ ਨੇ ਬਾਣੀ ਰੂਪ ਵਿਚ ਵਰਣਨ ਕੀਤਾ ਹੈ, ਇਸ ਕਰਕੇ ਵਾਹਿਗੁਰੂ ਦੀ ਪਟਰਾਣੀ ਇਹ 
ਬਾਣੀ ਕਹੀ ਹੈ। ਇਸ ਬਾਣੀ ਤੋ ਗਜਾਨ ਉਪਜਦਾ ਹੈ ਜੋ ਗਜਾਨ ਕਿ-ਸਫਲ ਗਯਾਨ-ਪ੍ਰਾਪਤੀ 
ਰੂਪ ਗਯਾਨ ਹੁੰਦਾ ਹੈ। ਹੁਣ ਕਹਿੰਦੇ ਹਨ ਕਿ ਜੇ ਕੋਈ ਹੋਰ ਬਾਣੀ ਹੋਵੇ ਭਾਵੇ' ਓਹ ਗੁਣੀਆਂ 
ਦੀ ਉਚਾਰੀ ਹੋਵੇ ਤਾਂ ਜੀਉ ਸਦਕੇ ਹੋਵੇ, ਪਰ ਗੁਰਬਾਣੀ ਉਨ੍ਹਾਂ ਦੀ ਵੀ ਗੁਰੂ ਹੈ, ਭਾਵ ਸਭਨਾਂ 
ਤੋਂ ਸ੍ਰੇਸ਼ਟ ਹੈ। ਏਹ ਅੰਮ੍ਰਿਤ ਰੂਪ, ਗਯਾਨ ਵੈਰਾਗ ਦੀ ਦਾਤੀ, ਪ੍ਰੰਮ ਨਾਲ ਸਨਿਗਧ ਕਰ ਦੇਣ 
ਵਾਲੀ, ਹਿਰਦਾ ਅਨੰਦ ਨਾਲ ਭਰ ਦੇਣ ਵਾਲੀ, ਸਦੈਵੀ ਸੁਖ ਵਿਚ ਲੈ ਜਾਣ ਵਾਲੀ, ਜਿਸ ਵਿਚ 
ਵੈਰਾਗ, ਵਿਵੇਕ, ਗਯਾਨ, ਪ੍ਰੋਮਾਭਗਤੀ ਹੀ ਨਿਰੋਲ ਉਚਾਰੀ ਹੋਈ ਹੈ, ਵੇਦ ਸ਼ਾਸਤਰ ਆਦਿ 
ਰਿਖੀ ਮੁਨੀ ਵਯਾਸ ਆਦਿਕਾਂ ਦੀ ਰਚੀ ਬਾਣੀ ਦੀ ਗੁਰੂ ਰੂਪ ਬਾਣੀ ਹੈ, ਕਿਉਂਕਿ ਓਹ ਭਗਤੀ 
ਯਾ ਗਜਾਨ ਤੇ ਅਟਕ ਗਏ, ਇਹ ਅਗੇਰੇ ਅਮੁੱਲ ਵਿਸਮਾਦ ਅਕਹਿ ਪਦ ਤੇ ਲੈ ਜਾਂਦੀ ਹੈ। 
ਪਰ ਪਰਮ ਸੂੱਛ ਹਿਰਦੇ ਗੁਰੂ ਅਵਤਾਰਾਂ ਦੇ ਆਪਣੇ ਮੁਖਾਰਬਿੰਦ ਤੋਂ ਉਚਰੀ ਵਾਹਿਗੁਰੂ ਜੀ ਦੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 449 





ਪੂਰਨ ਸੁੱਚੇ ਤੇ ਸੱਚੇ ਗਜਾਨ ਦਾ ਸਰੂਪ ਮਾਨੋ” ਉਨ੍ਹਾਂ ਦਾ ਹੀ ਆਪਣਾ ਸਰੂਪ ਹੈ। “ਪੋਥੀ 
ਪਰਮੇਸੁਰ ਕਾ ਥਾਨੁ। ” 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: ਮੁਕਤੀ ਦਾਤੇ। 
ਰਹਿਨ ਲਗੇ ਗਤਿਦਾ' ਤਲਵੰਡੀ। 

ਜਿਨ ਕੀ ਕੀਰਤਿ ਘਰ ਘਰ ਮੰਡੀ। 

ਮਨੁਜ ਪਰਸਪਰ ਮਿਲਹਿਂ' ਸਰਾਹਹਿਂ। 

ਮੁਹੁਰਮੁਹੂ! ਸ਼ੀ ਗੁਨ ਅਵਗਾਹਹਿਂ” 

॥੨॥ 

ਮਧੁਰ ਬਚਨ ਜਿਹ ਮ੍ਰਿਦੁਲ ਸੁਭਾਊ। 

ਮਦ! ਤੇ ਆਦਿ ਕੁਕਰਮ ਨ ਕਾਊ। 

ਉਰ ਉਦਾਰ, ਮਤਿ ਸੰਤ ਸਸ਼ੀਲਾ। 
ਕਰੁਨਾਵਾਨ ਸਰੁਪ ਛਬੀਲਾ ॥ ੨ ॥ 


ਬਿਸ਼ੈ ਬਾਸ਼ਨਾ ਕੀ ਜਰ ਨਾ ਸੀ!। ਵਿਸ਼ੇ ਵਾਸ਼ਨਾ ਦੀ ਜੜ ਹੈ ਹੀ ਨਹੀਂ ਸੀ। (ਅ) 
ਨਾਸ਼ ਹੋਈ ਹੋਈ ਹੈ। 


ਹਰਖ ਸ਼ੋਕ ਤੇ ਰਿਦਾ ਉਦਾਸੀ। 
ਪੁਰਿ ਸੁਲਤਾਨਹਿ ਜਾਂਹਿਂ ਕਮਾਈ। 


ਕਰੀ ਅਧਿਕ ਜਿਹ ਤੋਟ ਨ ਕਾਈ 

॥੪॥ 

ਦਯੋ ਦਾਨ ਦੀਨਨਿ ਧਨ ਭੂਰੀ!। 

ਪਸਰੀ ਕੀਰਤਿ ਜਹਿਂ ਤਹਿ ਰੂਰੀ। 

ਅਸ ਪੁਕਾਰ ਨਿਜ ਜਸ ਬਿਸਤਾਰਾ। 

ਬਸੇ ਮਾਸ ਇਕ' ਮੋਖ ਉਦਾਰਾ£ ॥੫॥ _'ਇਕ ਮਹੀਨਾ। 'ਅੁਕਤੀ ਦੇ ਸਖੀ (ਗੁਰੂ ਜੀ)। 
ਪੁਨਿ ਗਮਨਨ' ਕੀ ਕੀਨੀ ਤਯਾਰੀ। ਤੁਰਨ ਦੀ। 

ਮਿਲਨਿ ਬੁਲਾਰਹਿ ਪੁੀਤ ਵਿਚਾਰੀ। 

ਹੁਤੋ ਇਕੰਤ ਤਬਹਿ ਅਵਨੀਪਾ'। /ਰਾਇਬੁਲਾਰ। 

ਸਾਦਰ ਬੈਸੇ ਜਾਇ ਸਮੀਪਾ ॥੬॥ 

ਹਾਥ ਬੰਦਿ ਬਚ ਬਦਤਿ ਬੁਲਾਰਾ। 'ਬਚਨ। 'ਪਾ:-ਬਿਬ ਦੋਵੇ (ਹੱਥ)। 
“ਪਰਮ ਲਾਭ ਮੁਝ ਦਰਸ ਤੁਮਾਰਾ। 

ਗਯਾਨ ਸ਼ਿਰੋਮਣਿ ! ਕ੍ਰਿਪਾ ਨਿਧਾਨਾ ! 

ਕਲਾਵਾਨ ! ਕਲ ਬਿਨ! ਗੁਨ ਖਾਨਾ ! 

॥੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 450 


ਫਸਯੋ ਰਹਤਿ ਮੈ' ਜਗਤ ਕਲੇਸ਼ੂ। 

ਰਾਵਰ ਕੀ ਲਾਲਸ' ਉਪਦੇਸ਼ੁ”। 'ਇੱਛਾ। ਆਪਦੇ ਉਪਦੇਸ਼ ਦੀ ਲਾਲਸਾ ਹੈ। 
ਕਰਤਿ ਕਿਉ ਨ, ਮੁਝ _ਲਖਿ 

ਅਧਿਕਾਰੀ। 

ਕਟਹੁ ਨ ਬੰਧਨ', ਸ਼ਰਨਿ ਤੁਮਾਰੀ” 'ਪਾ:-ਕਦਨਹੁ ਬੰਧਨ। 

॥੮॥ 

ਸੁਨਿ ਬੋਲੇ ਸ਼ੀ ਪੰਕਜ ਬਦਨਾ'। ਕਵਲ ਮੁਖ ਵਾਲੇ। 

(ਹੁਮਾ ਪੰਛੀ ਦ੍ਰਿਸ਼ਟਾਂਤ) 

“ਸਿਮਰਹੁ ਸਤਿਨਾਮ ਸੁਖਸਦਨਾ'। 'ਜੋ ਸੁਖਾਂ ਦਾ ਘਰ ਹੈ। 

ਲਗਯੋ ਹੁਮਾਉ' ਪੰਖ ਜਯੋ' ਸੰਗਾ। 

"ਕਵੀਆਂ ਦਾ ਸੰਕੇਤਕ ਇਕ ਦ੍ਰਿਸ਼ਟਾਂਤ ਹੈ ਕਿ ਹੁਮਾ ਪੰਛੀ ਦਾ ਖੰਭ ਲੈ ਕੇ ਤੀਰ ਨਾਲ ਜੋੜ ਕੇ ਜਦ 
ਕਮਾਨੋ” ਤੀਰ ਛੋਡੀਏ ਤਾਂ ਓਹ ਖੰਭ ਤੀਰ ਸਮੇਤ ਉਥੇ ਚਲਾ ਜਾਂਦਾ ਹੈ, ਜਿੱਥੇ ਕਿ ਹੁਮਾ ਪੰਛੀ ਰਹਿੰਦਾ 
ਹੈ। ਭਾਵ ਏਹ ਹੈ ਕਿ ਖੰਭ ਦੀ ਸੰਗਤ ਕਰਕੇ ਤੀਰ ਭੀ ਹੁਮਾ ਦੇ ਦੇਸ਼ ਜਾ ਪੁੱਜਾ, ਇਸੇ ਤਰ੍ਹਾਂ ਜੋ 
ਵਾਹਿਗੁਰੂ ਦਾ ਨਾਮ ਸਿਮਰਦੇ ਹਨ ਓਹ ਭੀ ਨਾਮ ਦੇ ਪ੍ਰਤਾਪ ਨਾਲ ਨਾਮੀ-ਵਾਹਿਗੁਰੂ-ਜੀ ਦੇ ਦੇਸ਼ ਜਾ 
ਅੱਪੜਦੇ ਹਨ। ਹੁਮਾ ਪੰਛੀ ਦਾ ਸਾਯਾ ਜਿਸ ਸਿਰ ਪਰ ਪਏ ਉਹ ਪਾਤਸ਼ਾਹ ਹੋ ਜਾਂਦਾ ਹੈ, ਇਹ ਗਲ 
ਬੀ ਫਾਰਸੀ ਕਵੀਆਂ ਦੇ ਸੰਕੇਤ ਦੀ ਹੈ। 

ਜਬ ਛੂਟਹਿ ਧਨੁ! ਤੇ ਸੁ ਖਤੰਗਾ? 'ਕਮਾਨ ਤੋੱ'। “ਤੀਰ। 

॥੯॥ 

ਪਰ! ਕੇ ਬਲ ਕਰਿ ਹੋਤਿ ਉੜਾਊ। 'ਖੰਭ। 

ਪਹੁੰਚੈ ਸੋ ਜਹਿਂ ਦੇਸ਼ ਹੁਮਾਊ ॥ 

ਬਹੁਰ ਨ ਆਇ ਪਰੈ ਕਬ ਧਰਨੀ। 

ਤੈਸੀ ਰੀਤਿ ਨਾਮ ਕੀ ਬਰਨੀ ॥੧੦॥ 

ਇਕ ਚਿਤ ਸਿਮਰਹਿ ਜੇ ਦਿਨ ਰਾਤੀ। 

ਛੁਟੇ ਦੇਹਿ ਤੇ ਹੋਇ ਸੰਗਾਤੀ। 'ਦੇਹ ਤੋ' ਛੁਟਿਆ ਨਾਮ ਉਸ ਦਾ ਸੰਗੀ ਹੋਵੇਗਾ। 
ਜਹਿੰ ਨਾਮੀ ਕੋ ਦੇਸ਼ ਸੁਹਾਵਨ। 

ਤਹਾਂ ਕਰਹਿ ਬਿਨ ਬਿਲਮ! ਪੁਚਾਵਨ 'ਦੇਰ ਤੋਂ ਬਿਨਾਂ। 

॥੧੧॥ 

ਬਹੁਰ ਨ ਜਗ ਮਹਿ ਪਾਵਹਿ ਦੇਹੀ। 

ਸੱਤਿਨਾਮ ਕੇ ਭੇ! ਜੁ ਸਨੇਹੀ?। ? 'ਜੋ ਹੋਏ ਹਨ। “ਪ੍ਰੇਮੀ। 

ਸੁਨਿ ਉਪਦੇਸ ਲਗੀ ਲਿਵ ਨਾਮੂ। 

ਜਾਗਯੋ _ ਪਰਮ _ ਪ੍ਰੇਮ _ ਅਭਿਰਾਮੂ! 'ਸੁੱਦਰ। 

॥੧੨॥ 

ਕਹਿਤਿ ਗਿਰਾ ਹੂੈ ਦੀਨ ਬਹੋਰੀ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 








ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 451 


“ਦਰਸ ਲਾਲਸਾ! ਰਿਦੇ ਨ ਥੋਰੀ?। 2ਇੱਛਾ। “ਬਹੁਤ ਹੈ ਮੇਰੇ ਮਨ ਵਿਚ। 
ਤੁਮ ਗਮਨੇ!' ਅਬ ਪੁਰਿ ਸੁਲਤਾਨਾ। 'ਚੱਲੇ ਹੋ। 

ਮੋਹਿ ਹੋਤਿ ਬ੍ਰਿਹ ਕਸ਼ਟ ਮਹਾਨਾ? 

॥੧੩॥ 

ਪ੍ਰੀਤਿ ਬਿਲੋਕਿ ਰਿਦੇ ਮਹਿ ਸਾਚੀ। 

ਕਮਲ ਬਦਨ ਪੁਨ ਗਿਰਾ ਉਬਾਚੀ। 

“ਚਿਤ ਚੇਤੈ ਰਾਖਹੁ ਅਵਨੀਪਾ ! 

ਮੈ' ਹੋਂ ਤੁਮਰੇ ਸਦਾ ਸਮੀਪਾ” ॥੧੪॥ 

ਅਸ ਪੁਕਾਰ ਦੇ ਕਰਿ ਉਰ ਧੀਰਾ। 

ਘਰ ਆਏ ਪੁਨਿ ਗੁਨੀ ਗਹੀਰਾਂ। 'ਗੁਣਾਂ ਦੇ ਸਮੁੰਦਰ। 
ਮਿਲੀ ਮਾਤ ਉਰ ਪ੍ਰੇਮ ਬਢਾਈ। 

ਬਿਛੁਰਤਿ ਬਛ' ਜਿਉ” ਧੇਨੁ ਲਵਾਈ? 'ਵੱਛੇ ਨੂੰ। “ਜਿਵੇ' ਲਵੇਰੀ ਗਾਂ। 





॥੧੫॥ 

ਆਸ਼ਿਖ' ਦੇਤਿ ਪਲੋਸਤਿ ਮਾਥਾ। /ਅਸੀਸਾਂ। 
ਮਨਹਿ ਮਨਾਵਤਿ ਸ੍ਰੀ ਜਗਨਾਥਾ। 

“ਸੁਤ ਕੀ ਕੁਸ਼ਲ ਕਰਹੁ ਸਭਿ ਕਾਲਾ। 


ਮਹਾਂ ਪੁਰਖ ਤੁਮ ਦੀਨ _ਦਯਾਲਾ” 
॥੧੬॥ 

ਧਰਯੋ ਮਾਤ ਕੇ ਪਗ ਪਰ ਸੀਸਾ। 
ਨਿਕਸੇ ਨਿਜ ਘਰ ਤੇ ਜਗਦੀਸ਼ਾ। 
ਪ੍ਰੇਮੀ ਮਿਲੇ ਆਨਿ ਜੇ ਪੁਰਿ ਕੇ। 
ਪਰਸ ਪਰਸ ਗਮਨੇ ਪਗ ਗੁਰ ਕੇ 
॥੧੭॥ 
ਵਾਹਿਨ! ਭਏ ਅਰੂਢ” ਸੁਆਮੀ। 

ਦੀਨ ਬੰਧੁ ਪੁਭੁ ਅੰਤਰਜਾਮੀ। 
ਸਿਖਵਨ! ਕਾਲੂ ਦੇਵਤਿ ਭੂਰੀ”। 

ਧਨ ਖਾਟਨ ਕੀ ਜੇ ਬਿਧਿ ਰੂਰੀ' 
॥੧੮॥ 

“ਸੁਨਹੁ ਤਾਤ' ! ਅਬ ਭਾ ਸਨਬੰਧਾ। 
ਯਾ ਮਹਿਂ ਨਾਨਾ ਬਿਧਿ ਕੇ ਧੰਧਾ। 
ਬਹੁਤੋ ਬਿੱਤ' ਇਕੱਤਰ ਸੁ ਕਰੀਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 452 





ਪਰਵਾਰਨ! _ਕੋ__ ਖਰਚ _ਵਿਚਰੀਏ 'ਟੱਬਰਾਂ ਦੇ। 

॥੧੯॥ 

ਪੂਰਬ ਕੀ! ਉਦਾਰਤਾ ਤਯਾਗਹੁ। ਪਹਿਲਾਂ ਵਾਲੀ। 

(ਕਾਲੂ ਜੀ ਨੇ ਧਨ ਦੀ ਮਹਿਮਾ ਦੱਸਣੀ) 

ਗ੍ਰਿਸਤੀ ਮਨੁਜਨ' ਕੈ ਮਗ? ਲਾਗਹੁ। __ 'ਗ੍ਰਿਹਸਤੀ ਮਨੁੱਖਾਂ ਦੇ। “ਰਾਹੇ। 
ਧਨੀ ਪੁਰਖ ਸਭਿ ਮਹਿਂ ਪਰਧਾਨਾ। 

ਧਨੀ _ਮੂਢ ਕੋ: _ਕਹਿਤਿ _ਸੁਜਾਨਾ? 'ਲੋਕੀ) ਮੂਰਖ ਧਨੀ ਨੂੰ। “ਚਤੁਰ ਕਹਿੰਦੇ ਹਨ। 
॥੨੦॥ 

ਮਿਲਹਿ ਧਨੀ ਕੋ ਸਕਲ ਭਲਾਈ। 

ਧਨ ਬਿਨ ਕਾਰਜ ਹੂੈ ਨਹਿਂ ਰਾਈ। 

ਜਿਉ ਤਨ ਨਿਬਹੈ ਪ੍ਰਾਨ ਅਧਾਰਾ। 

ਤਿਉ” ਧਨ ਤੇ ਸਭਿ ਜਗ ਬਿਵਹਾਰਾ 


॥੨੧॥ 

ਜਿਉ” ਜਲ ਹੀਨ ਨ ਤਾਲ ਸੁਹਾਵਾ। 

ਤਿਉ” ਧਨ ਬਿਨ ਨਰ ਸ਼ੋਭ ਨ ਪਾਵਾ। 

ਸਜਲ ਮੇਘ ਬਿਨ! ਜਿਉਂ ਕ੍ਰਿਖਿ? 'ਪਾਣੀ ਵਾਲੇ ਬੱਦਲ ਬਿਨਾਂ। “ਖੇਤੀ। 


ਨਾਂਹੀ। 

ਧਨ ਬਿਹੀਨ ਤਿਉਂ" ਬਨਜ! ਨ ਆਹੀ?” 'ਵਿਹਾਰ। ”ਹੀਂ ਹੋ ਸਕਦੇ। 'ਪਾ:-ਜਿਉ'। 
॥੨੨॥ 

ਯਾ ਬਿਧਿ ਨਾਨਾ ਜੁਗਤਿ ਉਚਰਿਕੈ। 

ਸਮਝਾਵਤਿ ਕਾਲੂ ਹਿਤ! ਕਰਿਕੈ। ਪ੍ਰੇਮ 

“ਰਾਵਰ ਭਾਖਤਿ' ਬਚਨ ਜਥਾ? ਜੀ। ।ਆਪ ਆਖਦੇ ਹੋ। “ਜੈਸੇ। 
ਭਲੀ ਬਾਤ ਪਿਤ! ਕਰੋ ਤਥਾ! ਜੀ” 'ਤੈਸੇ। 

॥੨੩॥ 

ਅਸ ਕਹਿ ਕੀਨੀ ਪੁਨਿ ਪਦ ਬੰਦਨ। 

ਗਮਨੇ ਮਾਰਗ ਦੋਖ ਨਿਕੰਦਨ। 

ਬੰਦ ਸੁਲਖਨੀ ਸਾਸੂ' ਚਰਨਾ। ਸੱਸ ਦੇ। 

ਮਿਲਤਿ ਸਨੇਹ ਸੰਗ ਕਰਿ ਕਰੁਨਾ!। 'ਸੱਸ) ਮਿਲੀ ਕਿਰਪਾ ਕਰਕੇ। 
੨੪। 

ਦਈ ਆਸ਼ਿਖ਼ਾ ਚਿਤ ਹਿਤਕਾਰੀ। 

“ਸਦਾ ਸੁਹਾਗ ਸਹਿਤ ਸੁਖ ਭਾਰੀ'। 'ਪਾ:-ਕਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 453 





ਭਾਗਵਾਨ ਸੁਤ ਕੀ ਹੂੰ" ਮਾਤਾ। 

ਪਤਿ ਕੀ ਪ੍ਰੀਤਿ ਰਹੈ ਸਭਿ _ਭਾਂਤਾ” 

॥੨੫॥ 

ਚਢਿ ਡੋਰੇ! ਗਮਨੀ ਮਗ ਮਾਂਹੀ। 

ਦੁਹਦਿਸ਼ ਬਿਛੁਰਨ ਜਿਨ ਹਿਤ ਨਾਂਹੀ। 

ਕੁਮ ਕ੍ਰਮ ਪਹੁੰਚੇ ਪੁਰਿ ਸੁਲਤਾਨਾ। 

ਦੀਨ ਦਾਨ ਦਾ ਦਯਾ ਨਿਧਾਨਾ ॥੨੬॥ 

ਧਾਂਮ ਜਰਾਮ ਨਾਨਕੀ ਦੋਊ। 

ਬਦਨ ਬਿਲੋਕਤਿ ਹਰਖੇ ਸੋਊ। 

ਸਾਦਰ ਦੌਰ ਕਰੀ ਪਦ ਬੰਦਨ। 

ਕਰ _ਪਕਰੇ _ਯੂਗ ਦੋਖ _ਨਿਕੰਦਨ! 'ਭਾਵ ਗੁਰੂ ਜੀ ਦੇ। 

॥੨੭॥ 

ਕੁਸ਼ਲ ਪੁਸ਼ਨ ਕਰਿ' ਮੰਚ ਪਰ ਬੈਸੇ'। _'ਸੁਖ ਸਾਂਦ ਪੁੱਛਕੇ। “ਪਲੈਘ। 'ਪਾ:-ਪਦ ਗਹਿ 
ਬੈਸੇ। 

ਦਿਯੋ ਸੁਸਾ ਸੋ? ਨੈਹਰ? ਸੰਦੇਸੇ'। /ਬੇਬੇ ਜੀ ਨੂੰ। “ਪੇਕਿਆਂ ਦੇ। 'ਸੁਨੇਹੇ। 

ਬਹੁਰ ਸੁਲਖਨੀ ਪੁਵਿਸ਼ੀ ਸਦਨਾ। 

ਬਿਗਸਯੋ ਕਮਲ _ ਨਾਨਕੀ _ਬਦਨਾ! 'ਮੁਖ। 

॥੨੮॥ 

ਬੰਦਨ ਕਰਤਿ ਲੀਨ ਗਰ ਲਾਈ। 

ਜਨਮ ਰੰਕ! ਜਯੋ ਨਵਨਿਧਿ ਪਾਈ। 'ਜਨਮ ਦੇ ਕੰਗਾਲ ਨੇ। 

ਪੀੜ੍ਹਾ ਸੁੰਦਰ ਸਦਨ ਡਸਾਵਾ'। 'ਡਾਹਿਆ। 

ਤਾਂ ਪਰ ਕਲਪਾ ਰੁਚਿਰ'' ਬਸਾਵਾ? 'ਕਲਪਾ ਰੁਚਿਰ ਸੁਹਣੀ ਤਰਾਂ। (ਅ) ਸੁਹਣੀ 

॥੨੯॥ ਰ੍‌ ਅਰੋਗ (ਬੀਬੀ) ਨੂੰ। (ਏ) ਤਲਪਾ ਵਿਛਾਈ। 
2ਬਹਾਇਆ। 'ਪਾ:-ਉਚਿਤ-ਹੈ। 


ਸੁਨਿਯੈ ਸ਼ੀ ਅੰਗਦ ! ਕਹਿ ਬਾਲਾ। 

ਹੌ ਸੁਨਿ ਸੁਧਿਂ ਆਪਨ? ਤਤਕਾਲਾ। __ 'ਖਬਰ। “ਹੱਟ ਤੇ। 
ਗਮਨਜਯੋ, ਜਹਿਂ ਬੈਸੇ ਗਤਿ ਦਾਈ। 

ਦਰਸ _ਰਿਦੇ _ਲਾਲਸ _ ਅਧਿਕਾਈ 


॥੩੦॥ 

ਜਬਹਿ ਬਿਲੋਕੇ ਬੇਦੀ ਨੈਦਨ। 
ਪਦ ਅਰਬਿੰਦਹਿ ਕੀਨੀ ਬੰਦਨ। 
“ਚਿਤ ਕਰਤਾਰ ਰਹੈ ` ਕਹਿ ਬਾਨੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 454 





ਕੁਸ਼ਲ ਬੂਝਿ? ਬਹੁ _ਕਰੁਨਾ ਠਾਨੀ 'ਸੁੱਖ। ਪੁੱਛਕੇ। 

॥੩੧॥ 

ਹੋਂ ਬੋਲਯੋ “ਨਿਤ ਕੁਸ਼ਲਹਿ ਮੇਰੇ। 

ਕਰੇ ਨਿਕੰਦਨ' ਦੁਖ ਇਕ ਵੇਰੇ। 

ਧਯਾਨ ਤੁਮਾਰੋ ਰਿਦੇ ਬਸਾਵਾ। 

ਤੀਨ ਤਾਪ ਤਨ ਛੁਹਨ ਨ ਪਾਵਾ” 

॥੩੨॥ 

ਪ੍ਰੋਮੀ ਹੁਤੇ ਨਗਰ ਕੇ ਜੇਈ। 

ਦਰਸ਼ਨ ਕਰਨ ਅਏ ਸਭਿ ਤੇਈ। 

ਬੰਦਹਿਂ ਪਦ ਅਰਬਿੰਦ ਮੁਕੰਦਾ!। /ਮੁਕਤੀਦਾਤੇ ਦੇ। 
ਸਨਮਾਨਹਿਂ! ਸਭਿ ਕੋ _ਸੁਖਕੰਦਾ 'ਆਦਰ ਕਰਦੇ ਹਨ (ਗੁਰੂ ਜੀ)। 
॥੩੩॥ 

ਅਸ ਬਿਧਿ ਬਾਸੁਰ ਸਰਬ ਬਿਤਾਵਾ। 

ਭਈ ਪ੍ਰਦੋਖ/ ਤਿਮਰ? ਨਭ” ਛਾਵਾ। 'ਸੰਧਯਾ। “ਅਨੂੈਰਾ। “ਅਕਾਸ਼ ਤੇ। 
ਨਾਨਾ ਰਸ ਬਿੰਜਨ ਕਰਿਵਾਏ। 

ਨਿਕਟ ਨਾਨਕੀ ਬੈਸ ਜਿਵਾਏ!' ॥੩੪॥ _'ਛਕਾਇਆ (ਭੋਜਨ)। 

ਰੈਨ ਵਿਖੈ ਸੈਨੰ ਪੁਨਿ ਕੀਨੀ। 

ਬਹੁ ਕਿੰਕਰ ਕੋ ਜਿਨ ਗਤਿ ਦੀਨੀ। 

ਸਵਾ ਜਾਮ ਨਿਸ' ਤਜੀ ਗੁੜਾਕਾ?। 'ਸਵਾ ਪਹਿਰ ਰਾਤ ਰਹੀ ਤੇ। “ਨਿੰਦ੍ਹਾ ਤਜੀ। 
ਉਠੇ _ ਸ਼ਾਂਤਿਦਾ! _ ਦਰਸ਼ਨ _ਜਾਂਕਾ? 'ਸ਼ਾਂਤੀ ਦਾਤਾ ਹੈ। “ਜਿਨ੍ਹਾਂ ਦਾ ਦਰਸ਼ਨ। 
॥੩੫॥ 

ਸਭਿਹਿ ਸੋਚ ਸੋ ਕੀਨਿ ਸ਼ਨਾਨਾ। 

ਆਸਨ ਕਰਿ ਬੈਸੇ ਨਿਜ ਧਯਾਨਾ। 

ਤਿਮਰ ਨਸੇ ਹੋਈ ਜਬ ਭੋਰਾ”। !ਸਵੇਰ। 

ਗਵਨੇ ਬਹੁਰ ਨਿਖੱਦਯਾ! ਓਰਾ ॥੩੬॥ _'ਹੱਟੀ। 

ਕਰਨੇ ਲਗੇ ਬੈਸ ਕ੍ਰਿਤ ਮੋਦੀ। 

ਲੇਨਿ ਦੇਨਿ ਕੇ ਜਯੋ” ਨ੍ਰਿਪ ਲੋਦੀ। 'ਪਾ:-ਲੈਨ ਦੇਨ ਜ੍ਯੋਂ' ਹੂੈ। 
ਕਰਤਿ ਕਿਤਕ ਜਬ ਕਾਲ ਬਿਤਾਵਾ। 

ਲੇਨਿ ਸੁਤਾ ਨਿਜ! _ਮੂਲਾ ਆਵਾ 'ਆਪਣੀ ਪੁੱਤ੍ਰੀ। 

॥੩੭॥ 


<< 


ਦੋਹਰਾ: 'ਪੁੱਤੂੀ ਨੂੰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 455 


ਦੋਇ ਦਿਵਸ ਰਹਿ ਕਰਿ ਨਗਰਿ, ਲੇ 

ਤਨੀਆ' ਨਿਜ ਸੰਗ। 

ਕੁਮ ਕੁਮ ਪਹੁੰਚਯੋ ਸਦਨ ਕੋ, ਮੂਲਾ 

ਹੋਇ' ਉਮੰਗ ॥੩੮॥ 

ਚੌਪਈ: 

ਪੂਰਬ ਉਰ ਉਦਾਰਤਾ ਜੈਸੀ। 

ਕਰਹਿਂ ਬਹੁਰ ਸੁਖਸਾਗਰ ਤੈਸੀ। 

ਜਿਉ' ਸੁਰਸਰਿ ਗਤਿ/ ਪ੍ਰਾਚੀ ਗਵਨੀ£। _'ਗੰਗਾ ਦੀ ਗਤੀ ਹੈ। “ਪੂਰਬ ਨੂੰ ਵਹਿਣ ਦੀ। 
ਕਬਹਿ ਨ ਬਿਹਰਹਿ!' ਪਸ਼ਚਮ ਅਵਨੀ?£ 'ਤੇ ਕਦੇ ਨਹੀਂ ਵਹਿੰਦੀ। “ਪਛੋ” ਦੀ ਜ਼ਮੀਨ ਵਲ 
॥੩੯॥ ਨੂੰ 

ਜਿਉਂ ਸੂਰਜ ਕੋ ਧਰਮ ਸੁਹਾਵਨ। 

ਸਦਾ ਤਿਮਰ' ਕੋ ਕਰਹਿ ਨਸਾਵਨ। ਅਨੂਹੇਰੇ ਨੂੰ। 

ਤਿਉਂ ਰੰਕਨ ਕੋ ਕਸ਼ਟ ਨਿਵਾਰਨ। 

ਕਰਹਿ ਸਦਾ ਜੋ ਦਾਸ ਉਬਾਰਨ 

॥੪੦॥ 

ਜਿਉ ਸੁਰਤਰੁ! ਕੋ ਸੁਭਗ?' ਸੁਭਾਉ। _ 'ਕਲਪ ਬ੍ਰਿੱਛ ਦਾ। “ਚੰਗਾ। 'ਪਾਠਾਂਤੂ-ਰੁਚਿਰ। 
ਜਾਚੇ' ਛੁਛਾ! ਛੋਰਿ ਨ ਕਾਉ। ______ ਖਾਲੀ। 'ਪਾ:-ਜਾਤੇ। 

ਤਿਉ ਜੋ ਕਰਹਿ ਅਰਥਨਾ' ਰੰਕਾ। 'ਜਾਚਨਾ, ਮੰਗਣਾ। 

ਦੇਹਿਂ ਸਭਿਨਿ ਕੋ ਬਦਨ! ਮਯੰਕਾ? 'ਚੰਦੂਮਾਂ ਵਰਗੇ ਮੂੰਹ ਵਾਲੇ। 'ਚੰਦੂਮਾਂ ਵਰਗੇ ਮੂੰਹ 
॥੪੧॥ ਵਾਲੇ। 

ਦੌਲਤਖਾਨ ਖਰਚ ਤਿਹ ਥੋਰਾ। 

ਹੋਤਿ ਬਿਸਾਲਾ ਰੰਕਨ ਓਰਾ। 

ਸਰਬ ਦਿਵਸ ਮਹਿ ਅਪਰ ਨ ਕਾਰਾ। 

ਬੀਤਹਿ ਦੇਤੇ ਦਾਨ ਉਦਾਰਾ”ਂ ॥੪੨॥ 





ਦਹਰਾ : 

ਮਨਹੁ ਪੁੰਨ ਤਨ ਧਾਰਿ ਨਿਜ, ਕੀਨੀ 

ਆਨਿ ਦੁਕਾਨ। 

ਦਾਰਿਦ ਛੁਧਾ' ਜੁ ਨਗਨਤਾ?, ਤਜਿਗੇ? 'ਗ੍ਰੀਬੀ, ਭੁਖ। “ਤੇ ਨੰਗ। 'ਛੱਡ ਗਏ। 
ਪੁਰਿ ਸੁਲਤਾਨ ॥੪੩॥ 

ਚੌਪਈ: /ਹੈਰਾਨ ਹੋਣ। 
ਬਿਸਮਹਿ!' ਨਗਰ ਵਿਖੈ ਨਰ ਨਾਰੀ। 

ਮਨ ਅਨੁਮਾਨਤਿ ਮਤਿ ਜਿਨ ਹਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 456 


ਕੇਊਉ ਲਖਹਿ' ਰਸਾਇਨ ਕਰਿਹੀਂ”। ,ਰਸੈਣ ਕਰਦੇ ਹਨ। 

“ਧਰਮ _ਬਧਾਵਹਿ'” ਕੋਇ ਉਚਰਿਹੀਂ 'ਧਰਮ ਕਰਕੇ ਵਾਧਾ ਪੈਂਦਾ ਹੈ। 

॥੪੪॥ 

ਕੋਇਕ ਕਲਾਵਾਨ ਅਨੁਮਾਨਹਿਂ। 

ਕੋ ਪਾਰਸ ਕੋ ਪਾਸ' ਪਛਾਨਹਿ। 

ਕੋ ਕਹਿ “ਕਿਹ ਬਰ ਦੀਨੋ ਦੇਵਾ। ? 

ਕੋ _ਜਾਨਹਿ _ਕਿਛ _ਤੰਤੂਨਿ ਸੇਵਾ 

॥੪੫॥ 

ਭਾਖਤਿ ਕੋਇ “ਭਗਤ ਇਹ ਪੂਰਾ। 

ਸ਼ੀ ਹਰਿ ਕੋਸ਼! ਕਰੈ ਨਹਿ ਊਰਾ?।” __ 'ਖਜ਼ਾਨਾ। “ਘਟ। 

ਕੋਇ ਕਹੈ “ਨਿਧਿ ਸਿਧਿ ਇਨ ਪਾਸੂ। 

ਦੇਤਿ ਦਾਨ ਦੀਨਨ ਕੋ ਆਸੂ!' ॥੪੬॥ _'ਸ਼ੀਘਰ (ਅ) ਖੁੱਲਾ। 

ਜਿਨ ਪਰ ਕਰੁਣਾ ਦ੍ਰਿਸ਼ਟਿ ਨਿਹਾਰੀ। 

ਰਿਦੇ ਅਵਿਦਯਾ ਦੂਰ ਬਿਦਾਰੀ। 

ਸੋ' ਜਾਨਹਿ “ਪਰਮੇਸ਼ੁਰ ਆਪੁ। “ਨਿਰੰਕਾਰ ਨਾਨਕ ਦੇਉ ਨਿਰੰਕਾਰ ਆਕਾਰ 
ਜੰ ਬਣਾਇਆ।[ਭਾ: ਗੁਰਦਾਸ ਜੀ 

ਧਰਿ ਅਵਤਾਰ ਕਰਹਿ ਦੁਖ ਖਾਪੂ ' 

॥੪੭॥ 

ਜੋ" ਸ਼ਰਧਾ ਧਰਿ ਦਰਸ਼ਨ ਕਰਿਹੀਂ। 'ਪਾ:-ਸੋ। 

ਮੋਹ ਜਨਤ! ਸੰਸੈ ਸਭਿ ਹਰਿਹੀਂ। ਮੋਹ ਤੋ' ਉਪਜੇ। 

ਜੇ ਕੋ ਸੀਖ ਆਨਿ ਕਰਿ ਲੇਈ। 

ਬਚਨ ਸੁਨਤਿ ਭੂਮ ਕੋ ਤਜਿ ਦੇਈ 

॥੪੮॥ 

ਅਸ ਪੁਕਾਰ ਬੀਤਾ ਇਕ ਮਾਸਾ'। 

ਜਾਚਕ ਮੋਰਹਿਂ ਕੋ ਨ ਨਿਰਾਸਾ। 

ਰਿਦੇ ਨਾਨਕੀ ਕੀਨਿ ਵਿਚਾਰਾ। 

-ਭੁਾਤ _ਭਾਰਜਾ!' ਆਇ ਅਗਾਰਾ? 

॥੪੯॥ 

ਸਭੈ ਸੰਭਾਰਨ' ਸਾਂਭੈ ਸੋਊ। 

ਤਿਹ ਬਿਨ ਘਰ ਕੀ ਰੀਤਿ ਨ ਕੋਊ-। 

ਯਾ ਬਿਧਿ ਕਰਿ ਉਰ ਕੀ ਅਭਿਲਾਖਾ। 

ਪਤਿ ਕੇ ਨਿਕਟਿ ਬਚਨ ਪੁਨਿ ਭਾਖਾ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 








ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 457 





॥੫੦॥ 

“ਨੇਗਿ' ਯੋਗ? ਕੇ ਦੇਹੁ ਪਠਾਈ। 

ਭੁਾਤ ਭਾਰਜਾ” ਲੈਹੁ ਮੰਗਾਈ। ` 

ਸੁਨਿ ਜਰਾਮ ਤਬ ਮਨੁਜ ਬੁਲਾਏ। 

ਭਲੀ ਰੀਤਿ ਸੋ ਤਹਿੰ ਪਧਰਾਏ! 'ਭੇਜੇ। 

॥੫੧॥ 

ਮੂਲਚੰਦ ਕੋ ਸਦਨ' ਸੁਹਾਵਾ। ਘਰ। 

ਪਹੁੰਚੇ ਜਾਇ ਸੰਦੇਸ਼ ਸੁਨਾਵਾ। 

ਕਰਿ ਵਿਚਾਰ ਤਬ ਚੰਦੋਂ ਭਾਗੀ'। 'ਪਾ:-ਰਾਗੀ-ਹੈ। 

ਸੁਤਾ! ਸਨੇਹ” ਵਿਖੈ _ਅਨੁਰਾਗੀ'_'ਪੁੱਤੀ ਦੇ। ਮੋਹ। 'ਦੋਹਾਂ ਤੁਕਾਂ ਦਾ ਪਾਠਾਂਤੂ ਹੈ:- 

॥੫੨॥ ਕਰ ਵਿਚਾਰ ਤਬ ਚੰਦੋਰਾਨੀ। ਸੁਤਾ ਸਨੇਹ ਵਿਖੇ 
ਅਨੁਮਾਨੀ। 


ਵਡਭਾਗਨਿ ਕੀ ਕੀਨੀ ਤਯਾਰੀ। 

ਦੀਨੀ ਸੰਗਿ ਸੋਜ ਤਿਨ ਭਾਰੀ। 

ਦੇਵੀ ਰੂਪ ਸੁਲਖਨੀ ਨਾਮਾ। 

ਚਢਿ ਡੋਰੇ ਗਮਨੀ ਅਭਿਰਾਮਾ ॥੫੩॥ 


ਦਾਸੀ ਸੰਗਿ ਲਏ ਪੁਰਿ ਆਈ। 

ਚਰਨ ਨਾਨਕੀ ਕੇ ਲਪਟਾਈ। 

ਦੀਨ ਆਸ਼ਿਖਾ' ਕਰਿ ਸਨਮਾਨਾ। 

ਸਦਨ ਬਸਾਈ' ਜੋ ਸ਼ੁਭ ਥਾਨਾ ॥੫੪॥ 

ਕੇਤਿਕ ਦਿਵਸ ਬਿਤਾਏ ਤਹਿਂਵਾ। 

ਹੁਤੋ ਨਿਕੇਤ ਨਾਨਕੀ ਜਹਿੰਵਾ। 

ਬਹੁਰ ਨਿਰਾਰਾ' ਹਰਮ? ਬਨਾਵਾ। 'ਵੱਖਰਾ। “ਜ਼ਨਾਨਾ ਘਰ। 
ਸਰਬ ਰੁਤਿਨ ਮਹਿ ਸੁਭਗ” ਸੁਹਾਵਾ 'ਚੰਗਾ। 

॥੫੫॥ 

ਭਾਂਜਨ' ਆਦਿ ਸੋਜ? ਜੋ ਚਹੀਆ। 'ਭਾਂਡੇ। “ਸਾਮਾਨ। 
ਸਭਿ ਅਨਵਾਇ ਧਰੀ ਘਰ ਮਹੀਆ। 

ਸਰਪੀ! ਸਿਤਾ? ਅੰਨ ਜੋ ਨੀਕੇ। /ਘਿਉ। “ਖੰਡ। 
ਆਨਿ ਧਰੇ ਸਭਿ _ਭਾਵਤਿ ਜੀਕੇ 

॥੫੬॥ 

ਦੋਹਰਾ: ਸੋਨੇ ਦੇ। “ਗਹਿਣੇ ਥੇਵਿਆਂ ਜੜੇ। 'ਘੜਵਾਕੇ। 
ਕੰਚਨ! ਭੂਖਨ ਨਗ ਜਟੇ?, ਪਹਿਰਾਏ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 458 


ਘਰਿਵਾਇ”। 

ਹਰਖੀ ਉਰ ਬਹੁ ਨਾਨਕੀ, ਭ੍ਾਤਾ! ਭੁੰਨ? 'ਭਰਾ ਦਾ। “ਘਰ। 

ਬਸਾਇ ॥੫੭॥ 

ਚੌਪਈ: 

ਕਮਲ ਬਦਨ ਨਿਜ ਸਦਨ ਨ ਆਵਹਿਂ। 

ਆਪਨ __ ਪਰ” __ਨਿਸ2 __ਦਯੋਸ” 'ਹੱਟ ਤੇ। “ਰਾਤ। “ਦਿਨ। 

ਬਿਤਾਵਹਿਂ। 

ਜੇ ਕਬਿ ਆਵਹਿ ਦੀਨਨ ਨਾਥਾ। 

ਭਨਤਿ ਨ ਬਚਨ _ਸੁਲਖਣੀ ਸਾਥਾ 

॥੫੮॥ 

ਕਿੰਚਤ ਪੁੀਤਿ ਨ ਚਿਤ ਤੇ ਕਰਿਈਂ। 

ਆਨਿ' ਦਰਬ ਕਛੁ ਧਾਮ ਨ ਧਰਿਈਂ। __'ਲਿਆਕੇ। 

ਦੀਨਨਿ ਦੇਨੋ ਦਾਨ ਦਨਾਈ'। ਗਰੀਬਾਂ ਨੂੰ ਦਾਨ ਦੇਣ ਵਿੱਚ ਦਾਨਾ ਹਨ (ਯਾ 
ਦਾਤਾ) ਹੈਨ। 

ਕਰਿ ਦੁਕਾਨ ਜਗ ਰੀਤਿ ਚਲਾਈ 

॥੫੯॥ 

ਲੇਤਿ ਭੁਰ' ਨਿਤ ਭੀਰ ਭਵੰਤਾ”। 'ਬਹੁਤ। “ਭੀੜ ਪਈ ਰਹਿੰਦੀ ਹੈ। 

ਦੇਹਿਂ ਨਿਰਾਲਸ' ਸ਼੍ਰੀ ਜਗਕੰਤਾ। ।ਉੱਦਮ ਨਾਲ। 

ਕੋ ਬਿਲੋਕ ਨਰ ਕੀਰਤਿ ਕਰਿਹੀ। 

ਕੋ ਇਕ ਰਿਦੈ ਅਸੂਯਾ! _ਧਰਿਹੀ 'ਈਰਖਾ। 

॥੬੦॥ 





੨੧੨ (੮ (ਤਜ 

ਸੁਨਿ ਪਿਖਿ ਖਿਝਹਿ ਸੁਲੋਖਨੀ, ਅਸ 
ਪੁਕਾਰ ਬਿਵਹਾਰਾ। 

-ਘਰ ਕੀ ਪੀਰ ਨ ਜਾਨਈ, ਬਾਹਰ 
ਬਨਯੋ ਉਦਾਰ ॥੬੧॥ 

ਚੌਪਈ: 

ਰਾਖਹਿਂ ਦਰਬ ਨ, ਖੋਇ ਅਕਾਜੂ। 
ਸਦਾ ਮੂਲ ਜੋ ਗੁਸਤਿ ਸਮਾਜੂ। 

ਘਰ ਕੇ ਖਰਚ ਅਨਿਕ ਬਿਧਿ ਹੋਇਂ। 
ਦਰਬ ਪਾਸ ਤੇ ਪੂਜਹਿਂ: ਸੋਇ ॥੬੨॥ 'ਪੂਰੇ ਹੁੰਦੇ ਹਨ, ਨਿਭਦੇ ਹਨ। 
ਇਨਕੇ ਮਨ ਇਹ ਬਾਤ ਨ ਕਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 459 


ਜੋ ਆਵਤਿ ਸਭਿ ਦੇਤਿ ਲੁਟਾਈ। 

ਧਨ ਰਾਖਨ ਨਿਜ ਉਰ ਨ ਵਿਚਾਰਾ। 

ਅਵਰ ਨ ਵਰਜਹਿ', ਭੇ ਅਨੁਸਾਰਾ- 'ਹੋਰ ਭੀ ਨਹੀਂ ਮਨ੍ਹੇ ਕਰਦੇ। 
॥੬੩॥ 

ਸਦਾ ਗਿਨਤ ਗਿਨਤੀ ਇਸ ਭਾਂਤੀ। 

ਹਿਰਦੇ ਦੁਖਤਿ ਰਹਤਿ ਦਿਨ ਰਾਤੀ। 

ਕਬਿ ਕਬਿ ਆਇ ਨਾਨਕੀ ਪਾਸਾ। 

ਕਹੈ ਰੋਸ ਸੋ? ਨਿਜ ਦੁਖ ਰਾਸਾ? 'ਗੁੱਸੇ ਨਾਲ। 'ਸਾਰਾ ਦੁਖ। 
॥੬੪॥ 

“ਨਿਜ' ਭੁਤਾ ਕੋ ਨਹਿ ਸਮਝਾਵਹਿਂ। __'ਆਪਣੇ। 

ਗ੍ਰਿਹਸਤਿ ਕਾਜ ਇਉ' ਕਿਉ ਬਨਿ 

ਆਵਹਿ? 

ਆਨਿ ਸਦਨ ਨਹਿੰ ਬਦਨ ਦਿਖਾਵੈ'। 

ਸਰਬ _ਦਰਬ ਕੋ ਬਹਿਰ ਲੁਟਾਵੈ'” 

॥੬੫॥ 

ਸੁਨਿ ਕਰਿ ਸ਼੍ਰੋਨ ਨਾਨਕੀ ਬਾਨੀ। 
ਭਰਜਾਈ ਸਭਿ ਬਿਧਿ ਸਨਮਾਨੀ। 

ਮਧੁਰ ਬਚਨ ਸੋ ਸਿਖਵਨ ਦੀਨੀ। 

ਜਗਤ ਰੀਤਿ _ਲਖਿ ਸਾਚੀ ਚੀਨੀ! 'ਸੱਚੀ ਸਮਝੀ। 
॥੬੬॥ 

“ਜਿਉ” ਉਚਰਤਿ ਤਿਉ” ਕਰੀਏ ਕਾਜੂ”। _'ਪਾ:-ਕਾਜਾ। 

ਜਿਉ ਸੋ ਕਰਹਿ' ਰਹਹੁ ਤਿਉਂ ਰਾਜੂ'। _'ਪਾ:-ਜਿਉ' ਸ਼ਹੁ ਰਹੇ ਰਹਹੁ ਤਿਉ” ਰਾਜਾ। 
ਸਭਿ ਬਿਧਿ ਆਪ ਚਤੁਰ ਸੋ ਸਯਾਨਾ। 

ਕਯਾ ਸਮਝਾਵੇ' ਨਹੀਂ ਇਯਾਨਾ ॥੬੭॥ 

ਪਤਿ ਤੇ ਤਜਹੁ ਜੁ ਮਤਿ ਪੂਤਿਕੂਲਾ!। _'ਉਲਟ। 

ਸਦਾ ਰਿਦੇ ਸੌ' ਰਹੁ ਅਨਕੂਲਾ। 

ਜੋ ਕੁਛ ਲਾਲਸ' ਹੋਇ ਪਦਾਰਥ। 'ਪਾ:-ਜਿ ਕੁਛ ਲਾਲਸਾ। 
ਕਹਿ ਮੋ ਸੋਂ ਪੁਰਵੈਂ! ਸਭਿ ਸਹਾਰਥ£ 'ਪੂਰੀ ਕਰਾਵਾਂਗੀ (ਮੈਂ)। “ਤੇਰੀ) ਲੋੜ। 
॥੬੮॥ 

ਜਾਨਹੁ ਭਲਾ ਕੰਤ ਅਨੁਸਾਰਾ। 

ਹੋਵਹਿ ਸਰਬ ਭਾਂਤਿ ਸੁਖ ਭਾਰਾ। ” 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮਧੁਰ ਗਿਰਾ? ਕੀ ਸੀਖ ਸੁਨੀ ਜਬ। __ 'ਮਿੱਠੀ। “ਬਾਨੀ। 
ਤੂਸ਼ਨ ਭਈ ਸੁਲਖਣੀ ਮੁਖ _ਤਬ_'ਚੁੱਪ। 
॥੬੯॥ 

ਦੋਹਰਾ: 

ਸਦਨ ਗਈ ਪੁਨਿ ਆਪਨੇ, ਮਨ 
ਸਚਿੰਤ' ਨਿਤ ਹੋਇ। 

ਸਮਾਂ ਬਿਤਾਵਨ ਕਿਤਿਕ ਕਯ, ਮੁਖ ਤੇ 
ਤੁਸ਼ਨ ਹੋਇ ॥੭੦॥ 





'ਚਿੰਤਾਵਾਨ। 


460 


ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਸੁਲਤਾਨ ਪੁਰਿ ਆਵਨ” ਪ੍ਰਸੰਗ ਬਰਨਨੰ 


ਨਾਮ ਚੌਬੀਸਮੋ' ਅਧਜਾਯ ॥੨੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 461 


੨੫. [ਸਰਸੂਤੀ ਮੰਗਲ। ਮੂਲੇ ਤੇ ਚੰਦੋ ਰਾਣੀ ਦਾ ਆ ਕੇ ਗੁੱਸੇ ਹੋਣਾ।] 





(ਮੂਲੇ ਦਾ ਸੁਭਾਅ] ॥੧੧॥ 

(ਚੰਦੋਰਾਨੀ) ॥੨੩॥ 
ਦੋਹਰਾ: 
ਚੰਦ ਬਦਨ, ਸੁਮਤੀ ਸਦਨ, ਕੁਮਤਿ ਨਿਕਦਨ ਉਦਾਰ। 
ਬਦਨ=ਮੂੰਹ। ਸੁਮਤਿ=ਸੂੇਸ਼ਠ ਬੁੱਧਿ। ਸਦਨ=ਘਰ। 
ਰੂਪ ਉਮਾ ਬਾਨੀ ਰਮਾ, ਤਾਂ ਕੋ ਨਮੋ ਹਮਾਰ ॥੧॥ 
ਉਮਾ=ਪਾਰਬਤੀ, ਦੁਰਗਾ। ਬਾਨੀ=ਬਾਣੀ, ਵਾਕਯ ਦੀ ਦੇਵੀ, ਸਰਸੂਤੀ, ਸਾਰਦਾ। ਰਮਾ=ਲੌਛਮੀ। ਰੂਪ 
ਉਮਾ ਬਾਣੀ ਰਮਾ=ਜਿਸਦਾ ਸਰੂਪ ਹੈ ੧ ਉਮਾ ੨ ਬਾਣੀ ੩ ਰਮਾ ਅਰਥਾਤ ਯੁੱਧ ਦੀ ਦੇਵੀ, ਵਿਦ੍ਯਾ 
ਦੀ ਦੇਵੀ, ਤੇ ਸੁਭਾਗਤਾ ਦੀ ਦੇਵੀ। ਜਿਸਦੇ ਸਰੂਪ ਵਿਚ ਤਿੰਨ ਮੰਡਲ ਹਨ-ਬੀਰਤਾ, ਵਿਦਯਾ, 
ਪ੍ਰਾਪਤੀ'। "ਉਮਾ ਤੋ'-ਤਮੋ ਗੁਣ, ਰਮਾ ਤੋਂ-ਸਤੋ ਗੁਣ, ਤੇ ਬਾਣੀ ਤੋਂ-ਰਜੋ ਗੁਣ, ਭਾਵ ਭੀ ਕੱਢਣ ਦਾ 
ਯਤਨ ਕੀਤਾ ਜਾਂਦਾ ਹੈ। 
ਅਰਥ: 
ਚੰਦੂਮਾ (ਵਰਗੇ ਸੁਹਣੇ) ਮੁਖੜੇ ਵਾਲੀ, ਸੁ੍‌ਸ਼ਟ ਬੁੱਧੀ ਦਾ ਘਰ, ਖੋਟੀ ਬੁੱਧੀ ਦੇ ਕੱਟ ਸਿੱਟਣ 
ਵਾਲੀ ਤੇ ਉਦਾਰ ਹੈ, (ਹਾਂ) ਜਿਸਦਾ ਸਰੂਪ ਹੈ:- ਵਿੱਦਯਾ, ਬੀਰਤਾ ਤੇ ਪ੍ਰਾਪਤੀ, ਉਸ ਨੂੰ ਸਾਡੀ 
ਨਮਸਕਾਰ ਹੋਵੇ। 


ਭਾਵ: 
ਏਥੇ ਫੇਰ ਕਵਿ ਜੀ ਨੇ ਸਰਸੂਤੀ ਆਵਾਹਨ ਕੀਤਾ ਹੈ ਅਰ ਉਸ ਦਾ ਰੂਪ ਦੱਸਿਆ ਹੈ, 


ਵਿਦਯਾ, ਬੀਰਤਾ, ਤੇ ਪ੍ਰਾਪਤੀ। ਉਸਦੀ ਸੁੰਦਰਤਾ ਜਮਾਲ ਵਾਲੀ ਅਰਥਾਤ ਠੰਡੀ ਠੰਡੀ ਪਯਾਰੀ 
ਪਯਾਰੀ ਐਉ ਦੱਸੀ ਹੈ ਕਿ ਉਹ ਚੰਦਰਮਾ ਵਰਗੀ ਸੀਤਲ ਸੁੰਦਰਤਾ ਵਾਲਾ ਮੁਖੜਾ ਰਖਦੀ ਹੈ 
ਤੇ ਨੇਕ ਮਤ ਦੀ ਦਾਤੀ ਹੈ। ਇਹ ਗੁਣ ਦੱਸਕੇ ਫੇਰ ਉਸ ਦਾ ਜਲਾਲ ਦਾ ਗੁਣ (ਤੇਜਮਯ) 
ਵਰਣਨ ਕਰਦੇ ਹਨ ਕਿ ਓਹ ਖੋਟੀ ਬੁੱਦੀ ਨੂੰ ਜੜ੍ਹੋਂ ਪੁੱਟਣ ਵਾਲੀ ਹੈ; ਤੀਸਰਾ ਗੁਣ ਉਸ ਦਾ 
ਉਦਾਰਤਾ ਦੱਸਦੇ ਹਨ ਕਿ ਉਦਾਰ ਹੈ। ਇਹ ਸੁੰਦਰਤਾ ਦਾ ਸ਼ੁਭ ਗੁਣ ਜਲਾਲ ਤੇ ਜਮਾਲ ਦਾ 
ਮਿਲਵਾਂ ਹੈ। ਉਦਾਰਤਾ ਵਿੱਚ ਤੇਜ ਬੀ ਹੁੰਦਾ ਹੈ ਤੇ ਸੀਤਲਤਾ ਬੀ ਹੁੰਦੀ ਹੈ। ਅੱਗੇ ਚੱਲ ਕੇ 
ਉਸ ਨੂੰ ਇਸ ਕਰਕੇ ਤਿੰਨਾਂ ਨਾਵਾਂ ਤੋਂ ਯਾਦ ਕਰਦੇ ਹਨ, ਜਿਨ੍ਹਾਂ ਵਿੱਚ ਤਿੰਨਾਂ ਉੱਪਰ ਕਹੇ 
ਗੁਣਾਂ ਦੀ ਸੰਭਾਵਨਾ ਹੈ। 

ਉਮਾ ਤੇਜਮਯ ਵਯਕਤੀ ਦਾ ਵਾਚਕ ਹੈ, ਜੋ ਖੋਟੀ ਬੁਧਿ ਦੂਰ ਕਰਦੀ ਹੈ। 

ਬਾਨੀ ਸ਼ਾਂਤਮਯ ਵਯਕਤੀ ਹੈ ਜੋ ਸੁਸ਼ਟ ਬੁੱਧੀ ਸਫੁਰਣ ਕਰਵਾਉਂਦੀ ਹੈ। 

ਰਮਾ ਦਾਨਮਯ ਵਯਕਤੀ ਹੈ ਜੋ ਉਦਾਰਤਾ ਵਾਲੀ ਹੋਣ ਕਰਕੇ ਵਰਦਾਤੀ ਹੈ। 

ਪਿਛਲੇ ਆਏ ਸ਼ਾਰਦਾ ਆਵਾਹਨਾਂ ਤੇ ਇਸ ਤੋ ਸੰਸਾ ਨਹੀਂ ਰਹਿ ਜਾਂਦਾ ਕਿ ਕਵਿ ਜੀ ਜਦ 
ਆਪਣੇ ਕਵਿ ਤਰੰਗ ਵਿਚ ਕਵਿਤਾ ਦੀ ਸ਼ਕਤੀ ਨੂੰ ਯਾਦ ਕਰਦੇ ਹਨ ਤਾਂ ਉਸ ਨੂੰ ਤੇਜਮਯ 
ਵਰਦਾਤੀ ਦੇ ਵਿਦਯਾ ਦਾਤੀ ਇਕ ਰੂਪ ਵਿੱਚ ਮੰਨਦੇ ਹਨ। ਵੱਖ ਵੱਖ ਦੇਵੀਆਂ ਦਾ ਆਵਾਹਨ 
ਨਹੀਂ ਕਰਦੇ। ਇਹ ਗੱਲ ਅਗਲੇ ਦੋ ਅਧਯਾਵਾਂ ਦੇ ਮੰਗਲਾਂ ਤੋ ਬੀ ਸਪਸ਼ਟ ਹੋ ਜਾਂਦੀ ਹੈ, ਕਿ 
ਉਥੇ ਇਹੋ ਸ਼ਾਰਦਾ ਦਾ ਆਵਾਹਣ ਜਾਰੀ ਹੈ, ਤੇ ਓਹ ਇਸੇ ਨੂੰ ਸਰਸੂਤੀ ਰੂਪ ਕਰਕੇ ਵਰਣਨ 
ਕਰਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 462 





ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਅਸ ਪੁਕਾਰ ਕਛੁ ਸਮਾਂ ਬਿਤਾਯੋ। 

ਮਿਲਿਨ ਹੇਤ ਤਬ ਮੂਲਾ ਆਯੋ। 

ਸਦਨ ਸੁਤਾ ਕੇ ਪ੍ਰਵਿਸ਼ਯੋ ਜਬ ਹੀ। ਪੁੱਤਰੀ ਦੇ ਘਰ ਵਿਚ। 
ਉਮਗਯੋ ਨੇਹੁ ਅਧਿਕ ਮਨ ਤਬ ਹੀ 

॥੨॥ 

ਉਠੀ ਸੁਲਖਣੀ, ਲੋਚਨ' ਨੀਰਾ?। ਅੱਖਾਂ ਵਿੱਚ। “ਜਲ। 
ਭਰਿ ਆਵਾ, ਉਰ ਭਈ ਅਧੀਰਾ। 

ਪਿਤ ਸੋ” ਮਿਲਿ ਰੋਵਨ ਬਹੁ ਲਾਗੀ। 

ਮਨ ਦੁਖ ਤੇ ਜਨੁ _ਕਰੁਨਾ ਪਾਗੀ! 'ਕਰੁਨਾ ਰਸ ਵਿੱਚ ਭਿੱਜਕੇ ਭਾਵ ਰੋ ਕੇ। 
॥੩॥ 


ਅੱਸ਼ਪਾਤ' ਸੋਂ? ਚੀਰ” ਭਿਗੋਵਾ“। ਹੰਝੂ ਡਿੱਗਣ। “ਨਾਲ। “ਕਪੜਾ। “ਭਿੱਜ ਗਿਆ। 
ਜਨੁ ਦੁਖ ਅਪਨੋ ਮਲਿ ਮਲਿ ਧੋਵਾ। __'ਮਾਨੋ। 
ਬਹੁਰ ਬੈਸ ਕਰਿ' ਪਿਤਾ ਬਸਾਵਾ। ।ਆਪ ਬਹਿਕੇ। 


ਨਿਜ ਦੁਖ ਕੂਮ ਕਰਮ ਸਭਿਹਿ ਸੁਨਾਵਾ 


॥੪॥ 

ਮੋਚਤਿ ਲੋਚਨ ਬੁੰਦਨ ਨੀਰਾ”'। 'ਛਡਦੇ ਹਨ ਨੈਣ ਪਾਣੀ ਦੀਆਂ ਬੂੰਦਾਂ। 'ਪਾ:- 
ਸੰ ਪੋਂਛਤ ਲੋਚਨ, ਬੰਦ ਨ ਨੀਰਾ-ਅੱਖੀਆਂ ਪੂੰਝਦੀ 

ਹੈ, ਪਰ ਪਾਣੀ ਬੰਦ ਨਹੀਂ ਹੁੰਦਾ। 

ਕਹਤਿ ਬਚਨ ਕੋ ਹੋਤਿ ਅਧੀਰਾ'। /ਬੇ-ਹੌਸਲਾ। 

“ਸੁਨਿ ਪਿਤ ਭਲੇ ਸੰਗ ਹੌ ਲਾਈ। 

ਜਿਹ ਨਿਕੇਤ ਕੀ ਚਿੰਤ ਨ ਕਾਈ 

॥੫॥ 

ਕਰਿ ਸਨਬੰਧ ਡੋਬ ਤੁਮ ਦੀਨੀ। 

ਪੂਰਬ ਜਨਮ ਕਰਮ ਮੈ” ਹੀਨੀ। 

ਮਾਸ ਏਕ ਦੋ ਬਹਿਰ ਬਿਤਾਵਹਿਂ। 

ਕਬਿ ਨ ਸਦਨ ਮਹਿ' ਬਦਨ! ਦਿਖਾਵਹਿਂ 

॥੬॥ 

ਜਿਉ” ਨਿਸਿ ਬਸੈ ਆਨ ਪਰਦੇਸੀ। 

ਉਰ ਨਿਰਮੋਹ ਰੀਤਿ ਤਿਹ ਤੈਸੀ। 

ਅਨਗਨ ਧਨ ਆਪਨ! ਪਰ ਆਵਹਿ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਰਬ ਸਦਨ ਤੇ ਬਹਿਰ ਲੁਟਾਵਹਿਂ 
॥੭॥ 

ਸੁਤੈ ਕ੍ਰਿੱਤ ਕੋ ਕਰਤਿ ਨਿਸ਼ੰਕਾ। 

ਕੋ ਸਮਝਾਇ ਨ, ਰਹੈ ਸਸ਼ੰਕਾ'। 
ਗ੍ਰਿਸਤਿ ਰੀਤਿ ਤੇ ਨੀਤ ਕੁਢਾਲੀ'। 
ਮਾਨਹੁ ਬਨਯੋ ਫਜ਼ੂਲਿਨ ਸਾਲੀ! ॥੮॥ 
ਮੇਲੀ ਸਦਾ ਬਿਸ਼ਾਲ' ਫਕੀਰਨ। 

ਘਰ ਕੀ ਬੂਝਹਿ' ਪੀਰ? ਅਪੀਰ ਨਾ!। 
ਨਹਿਂ ਰੰਚਕ ਭਰ ਮਮ ਸਤਿਕਾਰਾ। 
ਸਹੌਂ' ਰਿਦੈ ਸਦ ਹੀ ਦੁਖ ਭਾਰਾ” ॥੬॥ 
ਸੁਨਤਿ ਸੁਤਾ ਕੇ ਬੈਨ ਦੁਖਾਰੇ ॥ 

ਮੂਲੇ ਅੱਸ਼ੂ ਲੋਚਨ' ਡਾਰੇ”। 

ਜਰ ਬਰ ਗਯੋ ਰਿਦੇ ਕੇ ਮਾਂਹੀ। 
ਅਧਿਕ _ ਰੋਸ _ ਕਰਿਕੈ _ ਪਛੁਤਾਹੀ 


॥੧੦॥ 
ਕਾਲੂ ਕਯਾ! ਮੂਲਾ ਜੋ ਕ੍ਰੋਧੀ। 


(ਮੂਲੇ ਦਾ ਸੁਭਾਅ) 

ਨਹਿ ਜਾਨਹਿ ਸ਼ੀ ਨਾਨਕ ਸੋਧੀ'। 
ਰਿਦੇ ਸੁਤਾ ਕੇ! ਧੀਰਜ ਦੀਨਾ। 

ਉਠਜਯੋ ਆਪ ਰਿਸਿ ਮੈ ਮਨ ਲੀਨਾ 
॥੧੧॥ 

ਗਯੋ ਜਰਾਮ ਪਾਸ ਤਤਕਾਲਾ। 

ਮੁਖ ਬੋਲਤਿ ਦੁਰਬਾਕ ਬਿਸਾਲਾ। 

ਤਿਹ ਛਿਨ ਸ਼ੂੀ ਨਾਨਕ ਜੈਰਾਮਾ। 

ਬੈਸੇ ਏਕ ਥਾਨ ਅਭਿਰਾਮਾ' ॥੧੨॥ 
ਜਬਹਿ ਬਿਲੋਕਯੋ ਮੂਲਾ ਆਵਾ। 
ਸਨਮਾਨਯੋ ਆਸਨ ਬੈਸਾਵਾ। 

ਬੈਸਤਿ ਬੋਲਯੋ ਗਿਰਾ ਕਠੋਰਾ। 

“ਸੁਨਿ ਜਰਾਮ ਤੂੰ ਦੁਸ਼ਮਨ ਮੋਰਾ 
॥੧੩॥ 

ਪੂਰਬ ਜਨਮ ਸ਼ੱਤੂਤਾ ਤੇਰੀ। 


463 





'ਸਭ) ਡਰਦੇ ਰਹਿੰਦੇ ਹਨ। 'ਪਾ:-ਰਹੈ' ਨਿਸ਼ੰਕਾ। 
ਉਲਟੇ ਤਰੀਕੇ ਵਾਲਾ। 

'ਫਜ਼ੂਲੀਆਂ ਦਾ ਘਰ। 

!ਬਹੁਤਾ। 

'ਪੁਛਦੇ ਨਹੀਂ। “ਦੁਖ। 'ਸੁਖ। 


ਅੱਖਾਂ ਤੋਂ। “ਡੇਗੇ। 
ਸੜ ਬਲ। 


'ਕਾਲੂ ਕੀਹ ਸੀ। 


'ਖਬਰ। 
ਧੀ ਦੇ। 


'ਸੁੰਦਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 464 





ਯਾਂ ਤੇ ਦਸ਼ਾ! ਕਰੀ ਅਸ ਮੇਰੀ। /ਹਾਲਤ। 

ਯਹਿ ਜੋ ਸਦਾ ਫਕੀਰਨ ਸੰਗੀ। 

ਤਾਂ ਕੇ ਹੇਤ ਸੁਤਾ! ਮੁਰਿ”' ਮੰਗੀ 'ਧੀ। ਔਰੀ। 'ਪਾ:-ਮੁਝਿ। 
॥੧੪॥ 

ਬਨਹਿ ਫਕੀਰ ਏਕ ਦਿਨ ਮਾਂਹੀ। 

ਰੁਚਿਤਿ ਕਰਹਿ ਸਭਿ ਸੰਸੈ ਨਾਂਹੀ। /ਜਿਧਰ ਰੁਚੀ ਹੈ ਉਹੀ ਕੰਮ ਕਰੇਗਾ। 
ਜਾਂ ਕੋ ਜਾਂ ਸੋ ਲਾਗਯੋ ਹੇਤਾ। 

ਬਨਤਿ _ਸੁਤਸ', ਕਹਿ _ਸੁਮਤਿ 'ਤੈਸਾ। 'ੁਧੀਮਾਨ ਕਹਿੰਦੇ ਹਨ। 
ਨਿਕੇਤਾ? `੧੫॥ 

ਜੇ ਹੋਂ ਲੌਛਨ ਜਾਨਤਿ ਐਸੇ। 

ਸੁਤਾ ਸਬੰਧ ਕਰਤਿ ਕਹੁ ਕੈਸੇ। 


॥੧੬॥ 
ਪੂਰਬ ਜਨਮ ਕਰੇ ਅਘ! ਭਾਰੀ। 
ਭਯੋ ਜਮਾਤਾ! ਤੋ ਦੁਖਕਾਰੀ। 


ਨੈਕ ਨ ਮਮ ਤਨਿਯਾ' ਸਨਮਾਨਾ। 

ਕਿਨਹਿ ਨ ਸਮਝਾਯੋ, _ਕਯਾ ਜਾਨਾ 

॥੧੭॥ 

ਭਈ ਦੀਨ ਨਿਤ ਰਹਤਿ ਦੁਖਾਰੀ। 

ਮਮ ਆਗੇ ਨਿਜ ਬ੍ਰਿਥਾ! ਉਚਾਰੀ। ” /ਪੀੜਾ। 

ਉਪਾਲੌਭ! ਨਿਸ਼ਨੁਰ? ਯੁਗ ਸਾਨੀ”। ।ਉਲਾਂਭੇ ਤੇ। “ਕਠੋਰਤਾ। 'ਦੋਹਾਂ ਨਾਲ ਮਿਲੀ 
ਹੋਈ ਬਾਣੀ। 

ਸੁਨੀ ਜਰਾਮ ਸ਼੍ਰੋਨ' ਸਭਿ ਬਾਨੀ 'ਕੰਨੀ। 

॥੧੮॥ 

“ਮਹਿਤਾ ਜੀ! ਨਾ ਕੀਜੈ ਰੋਸੂ। 

ਦੋਸ਼ ਅਰੋਪਹੁ' ਨਹਿਂ ਬਿਨ ਦੋਸ਼ੂ। 

ਕਿਸੂ ਵਸਤੁ ਕੀ ਕਮੀ ਨ ਆਜੂ। 

ਦਯੋ ਬਿਧਾਤਾ ਸਰਬ ਸਮਾਜੂ ॥੧੯॥ 

ਅਸਨ ਬਸਨ ਭੂਖਨ ਧਨ ਭਾਰੀ। 

ਖਰਚਹਿ ਖਾਵਹਿ ਸੁਤਾ ਤੁਮਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਜਾਂਹਿ ਵਸਤੁ ਕੋ ਕਾਜ ਜੁ ਊਰਾ”। 
ਉਚਰਹੁ!' ਆਪ ਕਰੋਂ ਮੈ ਪੂਰਾ” 
॥੨੦॥ 

ਮਧੁਰ! ਬਿਨੈ ਪਰਸੰਸਾ ਸਾਲੀ?। 

ਸੁਨਿ ਮੂਲਾ ਭਾ ਸੀਤਲ ਚਾਲੀ। 

ਹੁਤੋ ਕ੍ਰੋਧ ਮਨ ਪਾਵਕ' ਜੈਸੇ। 

ਬਚਨ ਜਰਾਮ ਮਿਲੇ ਜਲ ਤੈਸੇ ॥੨੧॥ 
ਕਮਲਨੈਨ ਮੁਖ ਤੂਸ਼ਨ ਰਾਖੀ। 

ਜਾਨਿ ਜਨਕ ਸਮ ਗਿਰਾ ਨ ਭਾਖੀ। 
ਇਕ ਨਿਸ ਬਸਿ ਕਰਿ ਸੁਤਾ ਅਵਾਸਾ। 
ਦਈ ਧੀਰ ਕਹਿ ਕਰਿ “ਸੁਖਰਾਸਾ'” 
॥੨੨॥ 

ਪੁਨ ਗਮਨਯੋ ਨਿਜ ਨਗਰ ਮਝਾਰਾ। 
ਸਭਿ ਬ੍ਰਿਤਾਂਤ ਢਿਗ ਪਤਿਨਿ! ਉਚਾਰਾ। 
ਕੇਤਿਕ ਦਯੋਸ ਬਿਤੀਤੇ ਜਬਹੀ। 

ਆਈ ਚੰਦੋਰਾਨੀ ਤਬ ਹੀ ॥੨੩॥ 


ਮਿਲੀ ਸੁਤਾ ਸੋ” ਨੇਹੁ' ਘਨੇਰਾ। 

ਰੋਦਨ ਕਰਤਿ ਨੈਨ ਜਲ ਗੇਰਾ। 

ਬੋਲਤਿ ਬਚਨਹਿ ਹੋਇ ਦੁਖਾਰੀ। 
(ਚੰਦੋਰਾਨੀ) 

“ਹੇ ਬਿਧਿ ! ਕਿਉ ਸਿਰਜੀ ਜਗ ਨਾਰੀ 


॥੨੪॥ 

ਪਰਾਧੀਨ ਨਿਤ ਦੁਸਹਿ' ਕਲੇਸ਼ਾ। 

ਲੇ ਕਰਿ ਜਨਮਤਿ ਸਭਿਹਿ ਅੰਦੇਸ਼ਾ। ? 

ਬੈਸ ਸੁਲਖਨੀ ਕਰਿ ਉਰ ਧੀਰਾ। 

ਕਹਿਨ ਲਗੀ ਨਿਜ ਦੁਖ ਗੰਭੀਰਾ 

॥੨੫॥ 

“ਸੁਨਹੁ ਮਾਤ ਪਤਿ ਕੀ ਵਿਪਰੀਤਾ!। __ 'ਥੇ-ਪੁੀਤੀ। (ਅ) ਪੁੱਠੀ ਗਲ। 
ਦਰਬ ਸਰਬ ਬਾਦਹਿ ਖ੍ਹੋ ਨੀਤਾ। 'ਗਵਾਉਂਦਾ ਹੈ ਨਿੰਤ। 
ਕਬਿ ਕਬਿ ਸਦਨਹਿ ਬਦਨ ਦਿਖਾਵਾ। 

ਆਪਨ! ਪਰ ਦਿਨ _ਰੈਨ? ਬਿਤਾਵਾ 'ਹੱਟ। “ਰਾਤ ਦਿਨ। 


465 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੨੬॥ 
ਗ੍ਰਿਹਸਤੀ ਰੀਤਿ ਨ ਤਾ ਮੈ ਏਕਾ। 

ਧਨ ਮੰਚਨ ਤੇ ਆਦਿ ਅਨੇਕਾ। ? 
ਸੁਨਤਿ ਸੁਤਾ ਬਚ' ਚੰਦੋਰਾਨੀ। 

ਭਈ ਕ੍ਰੋਧ ਕੇ ਮਤਿ ਗਲਤਾਨੀ ॥੨੭॥ 
ਗਵਨੀ!' ਸਦਨ ਨਾਨਕੀ ਜਹਿੰਵਾ। 
ਕੁਸ਼ਲ ਪੂਸ਼ਨ' ਕਰਿ ਬੈਸੀ ਤਹਿਂਵਾ। 
ਕ੍ਰੋਧ ਕੀਏ ਪੁਨਿ ਬੋਲੀ ਬੈਨਾ। 

“ਤੁਮ ਉਰ ਡਰ ਪਰਮੇਸ਼ੁਰ ਹੈ ਨਾ 
॥੨੮॥ 

ਕਿਸ ਪੁਕਾਰ ਕੋ ਠਾਨਯੋ ਮਤਾ। 

ਦਾਸੀ ਜਿਉ! ਰਾਖੀ ਮਮ' ਸੁਤਾ। 

ਨਿਜ ਭੁਤਾ ਕੋ ਨਹਿਂ ਸਮਝਾਵਹਿਂ। 
ਸਰਬ _ਦਰਬ ਕੋ ਵਹਿਰ ਲੁਟਾਵਹਿ 
॥੨੯॥ 

ਤੁਮਰੇ ਸਰਸ! ਨ ਹਿਰਦੈ ਕੋਈ। 


ਜਿਹ ਠਾਂ ਦੁਖੀ ਸੁਤਾ ਮਮ ਹੋਈ। 
ਨਾਤਾ ਤਬ ਜਰਾਮ ਕਰਿਵਾਯਾ। 
ਅਬ ਤਿਹ ਕੋ ਨਹਿ ਕਿਉ ਸਮਝਾਯਾ? 


੨੦ ॥ 


ਦੋਹਰਾ: 

ਆਨਿ ਸਦਨ ਸੁਧਿ ਲੇਤਿ ਨਹਿ, 
ਆਨਨ'! ਕਹੈ ਨ ਬੈਨ। 

ਦਰਬ ਨ ਰਾਖਹਿ ਨਿਕਟਿ ਕਛੁ, ਰਿਦੈ 
ਵਿਖੇ ਕਛੂ ਭੈ ਨ!” ॥੩੧॥ 

ਚੌਪਈ: 

ਗਿਰਾ ਨਾਨਕੀ ਸ਼੍ਰੋਨਨ' ਸੁਨੀ। 

ਸਠ ਕਰ ਮਾਨਿਕ, ਤਿਉ” ਬਿਧਿ 
ਗੁਨੀ”। 


466 





ਜਿਵੇਂ) ਮੂਰਖ ਦੇ ਹੱਥ ਵਿਚ ਮਾਣਕ ਹੋਵੇ। “ਚੰਦੋ 
ਦੀ) ਹਾਲਤ ਇਉ! ਦੀ ਸਮਝੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 467 





॥੩੨॥ 

ਕਿਆ ਸਮਝਾਵੋ' ਮੈ ਭਲਿ ਬਾਤਾ। 

ਕੋ ਕੁਕਰਮ ਨਹਿ' ਕਰਿਹੀ ਭੁਾਤਾ। 

ਤਸਕਰ! ਸੰਗਿ ਨ ਕਰਹਿ ਸਤੇਈ”। ਚੋਰ। “ਚੋਰੀ। 

ਜੂਪ ਨ ਖੇਲਤਿ!, ਸੁਰਾ? ਨ ਪੇਈ? 'ਜੂਆ ਨਹੀਂ ਖੇਡਦਾ। 'ਸ਼ਰਾਬ। 'ਨਹੀਂ ਪੀਂਦਾ। 
॥੩੩॥ 

ਪਰ ਨਾਰਿਨ ਸੋ ਨਹਿ ਬਿਭਚਾਰੀ'। ਮਾੜੇ ਆਚਾਰ ਵਾਲਾ। 
ਬਿਸ਼ੈ ਬਾਸ਼ਨਾ ਉਰ ਤੇ ਟਾਰੀ। 

ਲੋਭੀ, ਕ੍ਰੋਧੀ, ਲੈਪਟ ਨਾਂਹੀ। 

ਸੁਪਨ” ਬਿਕਾਰ£ ਨ ਮਨ _ਉਪਜਾਹੀਂ_'ਸੁਪਨੇ ਵਿਚ ਬੀ। ਆੜਾ ਕੰਮ। 
॥੩੪॥ 

ਅਸ ਕੁਕਰਮ ਮਹਿ ਸੋਦਰ' ਹੇਰੋਂ?। ਮਭਿਰਾ ਨੂੰ। “ਜੇ ਵੇਖਾਂ। 

ਤਉ ਸਮਝਾਵਨ ਬਨਿ ਹੈ ਮੇਰੋ। 

ਭਲੋ ਬਿਲੋਕਹੁ ਤਾਂਹਿ ਸੁਭਾਊ। 'ਵੇਖਦੀ ਹਾਂ। 

ਜਿਹ ਮਹਿਂ ਰੰਚਕ ਦੋਸ਼ ਨ ਕਾਊ 

॥੩੫॥ 


ਮਹਾਂ ਸੁਸ਼ੀਲੈ ਕਰੁਨਾਖਾਨੀ'। ਮਕਿਰਪਾ ਦੀ ਖਾਣ। 
ਅਸਨ ਬਸਨ ਰੰਕਨ ਕੋ ਦਾਨੀ। 
ਪਰ ਦੁਖ! _ਪਿਖਿ?, ਨਹਿ ਜਾਤਿ 'ਪਰਾਇਆ ਦੁਖ। 'ਵੇਖਕੇ। 


ਸਹਾਰਾ। 

ਸੁਖਦਾਨੀ, ਜਿਉ ਬ੍ਰਿਖ _ਉਪਕਾਰਾ! 'ਜਿਵੇ' ਉਪਕਾਰੀ ਬ੍ਰਿੱਛ ਹੁੰਦਾ ਹੈ। 
੩੬॥ 

ਆਤਪ! ਤਪਤੰ?, ਸਿਰ ਪਰ ਲੇਤਾ। 'ਧੁੱਪ। “ਤੱਪਸ਼। 

ਕਰ ਛਾਯਾ, ਪੰਖੀ! ਸੁਖਦੇਤਾ। ਪੰਛੀਆਂ ਨੂੰ। 

ਇਉ ਕਰਿ ਕੈ ਨਿਜ ਹਾਥ ਕਮਾਈ। 

ਸਭਿ ਸੰਤਨ ਕੋ _ਦੇਤਿ ਖੁਆਈ 

॥੩੭॥ 

ਮਨਹੁ ਭਗਤਿ/ ਨਿਜ ਧਰਜੋ ਸਰੂਪਾ। 

ਕਿਧੈਂ! ਗਯਾਨ” ਤਨ ਕੀਨ” ਅਨੂਪਾ"। 


ਜੇ ਕੋ ਨੀਕੇ' ਕਰਮਨ ਲਾਗਾ। 
ਤਿਹ ਹੋਰਹਿ, ਸੋ ਹੋਤਿ ਕੁਭਾਗਾ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 468 





॥੩੮॥ 

ਧੰਨ ਭਾਗ ਤੁਮ ਕਰੇ ਬਿਧਾਤਾ। 

ਜਿਨ ਕੋ ਐਸੋ ਬਨਯੋ ਜਮਾਤਾਂ। 
ਅਨਿਕ ਕੁਲਨ ਕੋ ਕਰਹਿ ਉਧਾਰਾ। 
॥੩੯॥ 

ਜਾਂ ਕੇ ਸਰਸ/ ਉਦਾਰ ਨ ਕੋਊ। 
ਪਸਰਯੋ ਸੁਜਸ ਸਰਬ ਦੁਖ ਖੋਊ। 
ਕਬਹਿ ਨ ਘਾਟਾ ਲੇਖੇ ਆਵਾ। 

ਅਨਿਕ _ਵਾਰ _ਬਾਧੋ! ਬਹੁ _ਪਾਵਾ 


॥੪੦॥ 

ਪੁਨਿ ਤੁਮ ਭਾਖਤਿ' -ਸੁਤਾ ਹਮਾਰੀ। 
ਸਰਬ ਬਾਤ' ਤੇ ਰਹਿਤਿ ਦੁਖਾਰੀ-। 
ਕਹਿਯੇ ਕੌਨ ਪਦਾਰਥ ਹੀਨੀ? 

ਜਾਂਤੇ ਦੁਖੀ ਸੁਤਾ ਨਿਜ ਚੀਨੀ! '੪੧॥ 
ਸਰਬ ਵਸਤੁ ਭੁਾਤਾ ਨੇ ਦੀਨੀ। 


ਖਰਚਨ ਖਾਨ ਅਤੋਟਹਿ ਕੀਨੀ। 

ਨਾਨਾ ਅਸਨ ਬਸਨ ਬਹੁ ਦੀਨੇ। 

ਸੁੰਦਰ ਭੂਖਨ ਭੂਖਤਿ ਕੀਨੇ! `੪੨॥ __ 'ਪਹਿਰਾਏ। 

ਏਕ ਫਿਕਰ ਕੋ ਜ਼ਿਕਰ! ਨ ਕੋਊ। (ਇਕ ਗਲ ਦਾ ਬੀ ਕੋਈ ਫਿਕਰ ਨਹੀਂ। 
ਚਾਹਿ ਜੁ ਹੋਇ, ਪੁਚਾਵਹਿ ਸੋਊ। 

ਬਿਨਾਂ ਦੋਖ ਤੁਮ ਕਰਹੁ ਖੁਆਰਾ। 

ਤੋਂ ਕਜਾ ਚਲਿਹੈ ਹਮਰੋ ਚਾਰਾ ॥੪੨॥ 

ਸੁਨਿ ਮਾਸੀ! ਅਸਮੰਜਸ ਗਾਥਾ। 

ਹਮ ਬੋਲਹਿ ਜੇ ਤੁਮਰੇ ਸਾਥਾ। ` 

ਅਸ ਬਚ ਸੁਨਿ ਕਰਿ ਚੰਦੋਰਾਨੀ। 

ਭਈ ਤੂਸ਼ਨੀ ਆਇ ਨ ਬਾਨੀ ॥੪੪॥ 

ਜਿਉ ਤਗ ਆਗੇ ਅਗ! ਅਰਗਾਈ?। __'ਗਯਾਨੀ ਅਗੇ ਅਗਯਾਨੀ। “ਚੁੱਪ ਹੁੰਦਾ ਹੈ। 
ਉੱਤਰ ਬਾਤ ਨ ਆਵਤਿ ਕਾਈ। 

ਲੌਜਤਿ ਹੋਇ! ਸੁਤਾ ਢਿਗ ਆਈ। 'ਸ਼ਰਮਿੰਦੀ ਹੋ ਕੇ। 

ਬੈਸ ਬਦਨ ਤੇ ਗਿਰਾ ਅਲਾਈ ॥ ੪੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 469 





<< 


ਦਹਰਾ : 

“ਸੁਨਿ ਤਨੁਜਾ!' ਹੈ' ਜਾਇ ਕੈ ਆਗੈ 

ਤੋਰ ਨਿਨਾਨ। 

ਉਪਾਲੈਭ ਬਹੁ ਬਿਧਿ ਕਹੇ, ਤੋ ਕੋ 'ਉਲਾਂਭੇ। “ਸਮਝਕੇ। 
ਦੁਖੀ ਪ੍ਰਮਾਨ” ॥੪੬॥ 

ਚੌਪਈ: 

ਸਾਚੋ ਉੱਤਰ ਤਿਸਨੈ ਦੀਨੋ। 

ਮੁਝ ਬੋਲਨ ਤੇ ਤੂਸ਼ਨ ਕੀਨੋ। 

ਉੱਤਰ ਉਰ ਮੈ' ਫੁਰਯੋ ਨ ਕੋਊ। 

ਹੀਨ ਪਦਾਰਥ ਭਾਖਹੁ ਸੋਊ!” ॥੪੭॥ _ 'ਜਿਸ) ਪਦਾਰਥ ਤੋਂ” ਤੂੰ ਥੁੜੀ ਹੈਂ ਸੋ ਕਹੁ। 
ਸੁਨੀ ਸੁਲਖਨੀ ਅਸ ਬਿਧਿ ਬਾਨੀ। 

ਕਹਿਨਿ ਲਗੀ “ਹੇ ਮਾਤ ਸਯਾਨੀ। 

ਅਸਨ ਬਸਨ ਭੂਖਨ ਬਰ ਜੇਤੇ। 

ਸਰਬ ਪੁਕਾਰ ਦਏ ਮੁਝ ਤੇਤੇ ॥੪੮॥ 

ਅਵਰ ਵਸਤੁ ਕੀ ਕਮੀ ਨ ਮੋ ਕੋ। 

ਰਿਦੇ ਜੁ ਦੁਖ ਸੋ ਭਾਖਤਿ ਤੋ ਕੋ। 


ਕਬਹਿ ਪੀਤਿ ਕਰਿ ਆਇ ਨ ਸਦਨਾ। 

ਮੁਝ ਸੋ ਬੋਲਯੋ ਬਿਹਸਾ' ਨ ਬਦਨਾ? 'ਹੱਸਕੇ। 'ੂੰਹੋਂ। 'ਪਾ:-ਬਿਗਸ। 
॥੪੯॥ 

ਰਿਦੇ ਮਨੋਰਥ ਕਿਸ ਢਿਗ ਭਾਖੋਂ'। 


ਜਿਸ ਸੋ, ਕਹਿ ਅਪਨੇ ਦੁਖ ਨਾਖੋ?। __ 'ਦੁਰ ਕਰਾਂ। 
ਨਿਤਪ੍ਰਤਿ ਚਿੰਤਾ ਮਾਂਹਿ ਬਿਤਾਊਂ'। 

ਨਿਜ! _ਬੇਦਨ? ਜੀਅਰਾ ਤਪਤਾਊਂ' !ਆਪਣੀ। “ਪੀੜਾ ਨਾਲ। 
॥੫੦॥ 

ਦੋਹਰਾ: 

ਸੁਨਤਿ ਸੁਤਾ ਬਚ ਮਰਮ!" ਕੇ, ਗਈ 

ਨਾਨਕੀ ਪਾਸ। 

ਸਰਬ ਬ੍ਰਿਥਾ ਬਰਨਨ ਕਰੀ', ਨੀਕੀ 

ਰੀਤਿ ਪੁਕਾਸ਼ ॥੫੧॥ 

ਚੌਪਈ: 

ਕਹੈ ਨਾਨਕੀ “ਮਾਸੀ ਸੁਨਿਯੇ। 

ਤਿਹ! _ ਸੁਭਾਇ _ ਨਿਸ਼ਨੂਰ£ _ ਬਹੁ _'ਭਾਵ ਤੇਰੀ ਧੀ ਦਾ। “ਕਠੋਰ। 'ਜਾਣ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 470 


ਜਨਿਯੇ”। 

ਕਰੋਂ, ਅਵਾਹਨ' ਹੈ' ਕਿਹ ਕਾਲਾ”। /ਸਦਾਵਾਂ। “ਕਿਸੇ ਵੇਲੇ। 
ਨਹਿਂ ਆਵਹਿ, ਤਿਹ! ਯਾ ਬਿਧਿ ਚਾਲਾ 'ਭਾਵ, ਤੇਰੀ ਧੀ ਦੀ। 
॥੫੨॥ 

ਜੇ ਆਵਹਿ ਨਿਜ ਸਹਿਜ ਸੁਭਾਈ। 

ਮਨਹੁ ਕ੍ਰੋਧ ਸੋ ਕਰਤਿ ਲਰਾਈ। 

ਹੌ ਉਰ ਲਖਿ' ਕਰਿ ਲਘੁ” ਭਰਜਾਈ। _ 'ਜਾਣਕੇ। “ਛੋਟੀ। 
ਕਰੌ ਤੂਸ਼ਨੀ' ਸਮਾ ਬਿਤਾਈ ॥੫੩॥ _ 'ਚੁੱਪ। 

ਸ਼ੁਭ ਖੱਤਰੀ ਕੀ ਤਨਿਯਾ ਕਰਿ ਕੈ। 

ਕਛੁ ਨ ਬਦਨ ਤੇ ਕਹੌ` ਬਿਚਰਿ ਕੈ। 


ਕਲਪਾ! ਕਹਿ ਸਾਦਰ ਬੈਸਾਊਂ। 'ਜੁਗਤ ਨਾਲ (ਗਲ ਕਹਿ ਕੇ) (ਅ) ਕੋਮਲ। 
ਤੁ (ਕਵਿ ਜੀ ਨੇ ਅਪਨੇ (ਨਾਮ) ਕੋਸ਼ ਵਿਚ ਕਲਪਾ 
ਦਾ ਅਰਥ “ਸੁਰ ਨਾਲ ਮਿਲੀ ਹੋਈ” ਅਰਥਾਤ 
ਮਿੱਠੀ ਬਾਣੀ ਕੀਤਾ ਹੈ। ਦੇਖੋ ਅੰਕ ੧੭੨, ਨਾਮ 
ਕੋਸ਼। 





-ਹਰਖਤਿ ਰਹੈ- ਦੇਖਿ ਸੁਖ ਪਾਊ” 

॥੫੪॥ 

ਦੋਹਰਾ: 

ਸੁਨਿ ਚੰਦੋਰਾਨੀ ਕਹਯੋ 

“ਪਤਿ ਜਿ ਭਨਹਿ ਸ਼ੁਭ ਬੈਨ। 

ਹੀਨ! ਬਸਨ? ਭੂਖਨ” ਤਿਯਾ“ /ਬਿਨਾ। “ਕਪੜੇ। 'ਗਹਿਣੇ ਦੇ। “ਇਸਤ੍ਹੀ। 
ਤੱਦਪਿ ਸੁਖ ਦਿਨ ਰੈਨ ॥੫੫॥ 

ਸੋਰਠਾ: ਮੂੰਹ ਦਾ ਆਦਰ। 
ਨਹਿਨ ਬਦਨ ਸਨਮਾਨਾਂ 

ਅਵਰ ਪਦਾਰਥ ਹੋਇ ਸਭਿ। 

ਜਲ ਬਿਨ ਜਿਉ” ਘਨ! ਜਾਨਿ 

ਬਾਦ ਹੋਨਿ! ਤਿਨ ਕੌ ਤਥਾ ॥੫੬॥ 

ਚੌਪਈ: 

ਕਬਿ _ਨ ਸਦਨ ਮਹਿਂ ਬਦਨ 

ਦਿਖਾਵਹਿਂ। 

ਨਿਸਿ' __ਬਾਸੁਰ? ਸਭਿ __ਬਹਿਰ 'ਰਾਤ। “ਦਿਨ। 
ਬਿਤਾਵਹਿਂ। 

ਨਹਿ ਬੋਲਤਿ ਤਿਹ ਸੋ ਕਬਿ ਆਈ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮਨ _ ਸਮਝਹੁ _ ਅਪਨੇ _ਪਰਥਾਈ! ” 'ਅਪਨੇ ਤੇ ਘਟਾ ਕੇ ਸਮਝੋ। 
॥੫੭॥ 

ਸੁਨਿ ਪੁਨਿ ਭਨਤਿ ਨਾਨਕੀ ਬਾਨੀ। 

ਮ੍ਰਿਦੁਲ ਮਧੁਰ ਗੁਨ ਗਨ ਜਨੁ ਖਾਨੀ!। ਮਾਨੋ ਸਾਰੇ ਗੁਣਾਂ ਦੀ ਖਾਣ (ਬਾਣੀ)। 
“ਹੇ ਮਾਸੀ! ਤੂੰ ਸਭਿ ਬਿਧਿ ਸਾਚੀ। 

ਤਵ ਤਨਿਯਾ ਭੀ ਸਾਚ ਉਬਾਚੀ! 'ਸੱਚ ਆਖਦੀ ਹੈ। 
॥੫੮॥ 

ਤੱਦਪਿ ਅਸ ਪੁਕਾਰ ਸਮਝਾਈਐ'। ਸਮਝਾਓ ਤੁਸੀਂ ਪੁੱਤ੍ਰੀ ਨੂੰ। 
ਹੋਇ ਦੀਨ ਮਨ ਸੇਵ ਕਮਾਈਐ। 

-ਪੁਰਖੋਤਮ' ਹੈ ਸੇਵ ਅਧੀਨਾ-। 'ਭਾਵ ਪਰਮੇਸ਼ੁਰ, ਅਵਤਾਰ। 
ਇਉ ਭਾਖਤਿ ਹੈ ਗੁਨੀ ਪੁਬੀਨਾ 

॥੫੯॥ 

ਹੂੰ ਪੁਸੰਨ ਦੀਨਨ ਪਰ ਦਯਾਲਾ। 

ਕਬਿ ਨ ਮਿਟਾਵਹਿ' ਬਿਰਥੀ ਘਾਲਾ'। 

ਹਾਥ ਬੰਦਿ ਹੈਂ ਭੀ ਤਿਹ ਕਹਿ ਹੈਂ। 

ਉਰ ਮਹਿੰ ਡਰਤਿ ਸਦਾ ਹੀ ਰਹਿ ਹੈ? 

॥੬੦॥ 

ਦਹਰਾ : 

ਤੁਮ ਜਾਨਹੁਗੇ ਭੂਾਤ ਕੋ, ਕਰਤਿ ਸੁਜਸ 

ਹਮ ਪਾਸ। 

ਹੋਂ ਨ ਲਖੋ! ਸੋਦਰ? ਤਿਸੈ, ਪਰਮੇਸ਼ੁਰ 

ਮੀ ॥੬੧॥ 





ਨ 

ਸਰਬ ਵਿਕਾਰ ਕੀਨ ਜਿਨ ਨਾਸ਼ੀ। 

ਸੰਤ ਸਰੂਪ, ਜੁ ਕੰਹੈ ਸਪੂਰਨਾ। ਜੋ ਕਹਿੰਦੇ ਹਨ ਸੋ ਪੂਰਾ ਹੋ ਜਾਂਦਾ ਹੈ। 
ਰਹਿੜਿ ਤਰਲ ਹਮ ਲਖ਼ਿ ਉਰ. ਕੂਰ 'ਇਹ ਝੂਠ ਨਹੀਂ। 

ਨਾਂ ॥੬੨॥ 

ਅਬ ਜਾਵਹੁ, ਤੁਮ ਤੇ ਪਸ਼ਚਾਤਾ। 'ਪਿੱਛੋਂ। 

ਜਬ ਅਵਾਸ! ਆਵਹਿ ਸ਼ੀ ਭੁਾਤਾ। 'ਘਰ। 
ਕਰਿਵਾਵੋਂਗੀ ਬਹੁਤ ਦਿਲਾਸਾ। 

ਤਵ _ਤਨਿਯਾ _ਕੋ__ਨਾਨਕ ਪਾਸਾ!” 'ਪਾਸੋ! 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 472 





॥੬੩॥ 

ਇਹ ਬਿਧਿ ਮਧੁਰ ਬਚਨ ਕਹਿ ਨਾਨਾ। 
ਸੀਤਲ ਕਰੀ, ਕ੍ਰੋਧ ਭਾ ਹਾਨਾ”। 
ਬਹੁਰ ਸਨੇਹ ਸੰਗਿ ਸੁਖ ਸਾਨੀ। 
ਯੁਗਮ! _ ਪਰਸਪਰ _ ਬੋਲਹਿ ਬਾਨੀ 
॥੬੪॥ 

ਉਠਿ ਕਰਿ ਆਈ ਤਨਿਯਾ ਪਾਸਾ। 
ਸਮਝਾਈ ਬਹੁ ਦੀਨ ਦਿਲਾਸਾ। 

“ਕੰਤ! ਤੋਹਿ ਨੀਕੋ ਸ਼ੁਭ ਕਰਮੀ। 
ਪੂਰਬ ਕੋ ਉਦਾਰ ਦਿਢ ਧਰਮੀ ॥੬੫॥ 
ਤੂੰ ਨੈਹਰ/ ਘਰ ਹੁਤੀ ਦੁਲਾਰੀ। 

ਨਹਿੰ ਜਾਨਹਿ ਕਛੁ ਸੇਵ ਪੁਕਾਰੀ। 
ਅਬ ਮਨ ਸਮਝ ਸੇਵ ਪਤਿ! ਕੀਜੈ। 
ਭਲੇ _ਰਿਝਾਇ ਸਰਬ ਸੁਖ ਲੀਜੈ 
॥੬੬॥ 

ਪਤਿ ਕੀ ਸੇਵ ਕਰਤਿ ਤਿਯ ਜੇਤੀ। 
ਸੁਖੀ ਰਹਤਿ ਦੂੈ ਲੋਕਨ ਤੇਤੀ। ' 

ਅਸ ਪੁਕਾਰ ਕੀ ਸੀਖ ਸਿਖਾਨੀ। 
ਕਿਤਕ _ ਦਿਵਸ _ ਰਹਿ _ ਚੰਦੋਰਾਨੀ 
॥੬੭॥ 


ਦੋਹਰਾ: 

ਪੁਨਿ ਜਨਨੀ ਨਿਜ ਨਗਰ, ਕੋ ਪਰਾਪਤਿ 

ਭਈ ਅਵਾਸ। 

ਭਜਿ ਸੰਤੋਖ ਸਿੰਘ ਗੁਰੁ ਚਰਨ, ਜਨਮ_'ਫਾਹੀ। 

ਮਰਨ ਕਟਿ ਫਾਸ ॥੬੮॥ 

ਇਤਿ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੱਥੇ ਪੂਰਬਾਰਧੇ “ਸੁਲੌਖਣੀ ਪ੍ਰਸੰਗ” ਬਰਨਨੰ ਨਾਮ 
ਪਚੀਸਮੋ ਅਧਯਾਯ ॥੨੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 473 





੨੬. [ਸ਼ਾਰਦਾ ਮੰਗਲ। ਸਿਰੀ ਚੰਦ ਜਨਮ] 


(ਸਿਰੀ ਚੰਦ ਜੀ ਦਾ ਜਨਮ) ॥੫੬॥ 


ਦਹ ੨ (ਕ 

ਅਮਲ ਕਮਲ ਦਲ ਲਲਿਤ ਚ਼ਖ, ਸੁਰਸਰਿ ਜਲ ਸਮ ਦੇਹਿ। 

ਅਮਲ=ਅ%ਮਲ=ਨਹੀਂ ਹੈ ਮੈਲ ਜਿਸ ਵਿਚ, ਨਿਰਮਲ। ਲਲਿਤ=ਸੁਹਣੇ, ਪਯਾਰੇ। ਚਖ=ਨੇਤੂੁ , 
ਨੈਣ। ਸੁਰਸਰਿ=ਗੰਗਾ। 

ਕਰਨ ਹਾਰ ਮੰਗਲ ਸਕਲ, ਨਮਹਿ ਚਰਨ ਪਰ ਲੇਹੁ ॥੧੧ 

ਮੰਗਲ=ਖੁਸ਼ੀਆਂ। ਸਕਲ=ਸਾਰੀਆਂ। ਨਮਹ=ਨਮਸਕਾਰ। ਲੇਹੁ=ਲਵੋ, ਸੂਹੀਕਾਰ ਕਰੋ, ਕਬੂਲੋ। 


ਅਰਥ: 

ਹੇ ਨਿਰਮਲ ਕਮਲ ਦੀ ਪੰਖੜੀ ਵਰਗੇ ਲਲਿਤ ਨੇਤ੍ਹਾਂ ਵਾਲੀ (ਜਿਸਦਾ) ਸਰੀਰ ਗੰਗਾ ਦੇ ਜਲ 
ਵਰਗਾ (ਸੂੱਛ) ਹੈ, (ਤੇ ਜੋ) ਸਾਰੇ ਮੰਗਲਾਂ ਦੇ ਕਰਨ ਵਾਲੀ ਹੈਂ (ਅਪਣੇ) ਚਰਨਾਂ ਪਰ ਮੇਰੀ 
ਵਿ 

ਇੱਥੇ ਹੁਣ ਪਿੱਛੇ ਤਹ ਤ੍ਰੈ ਰੰਗਾਂ ਦੀ ਇਕ ਸੂਰੂਪਤਾ ਸ਼ਕਤੀ ਜੋ ਵਰਣਨ ਕੀਤੀ ਸੀ ਉਸੇ ਦੀ 
ਸੁੰਦਰਤਾ ਨਿਰਮਲਤਾ ਖੁਸ਼ੀ ਦਾਤਾ ਹੋਣਾ ਦੱਸ ਕੇ ਸਾਬਤ ਕਰਦੇ ਹਨ ਕਿ ਓਹਨਾਂ ਦੀ ਸ਼ਾਰਦਾ 
ਇਹੋ ਹੈ ਤੇ ਉੱਸੇ ਦਾ ਗੁਣ ਕਥਨ ਕਰਦੇ ਹਨ। 

ਸ਼ੀ ਬਾਲਾ ਸੰਧੁਰੁ ਵਾਚ ॥ 

ਤੋਟਕ ਛੰਦ: /ਹੱਟ। ?ਉਤੇ। 

ਨਿਤ ਨਾਨਕ ਆਪਨਿ' ਪੈ? ਸੁ ਰਹੈ'। 

ਜਿਹਾਂ ਹੇਰਨਿ' ਤੇ ਅਘ” ਓਘ ਦਹੈ'। __'ਵੇਖਣ। “ਪਾਪ। “ਸਾਰੇ। 'ਪਾ:-ਜਿਸ। 

ਕਰੁਨਾ ਕਰਿ ਡੀਠ ਪਿਖੇਂ ਜਿਹਕੋ। 

ਭਵ! ਸਿੰਧ ਉਧਾਰ ਕਰੈ ਤਿਹ ਕੋ_'ਸੰਸਾਰ ਰੂਪੀ ਸਮੰਦਰ ਤੋਂ। “ਸੰਸਾਰ ਰੂਪੀ 
॥੨॥ ਸਮੰਦਰ ਤੋਂ। 

ਇਕ ਦਯੋਸ ਗਏ ਭਗਨੀ ਸਦਨੈ। 

ਬਿਨ ਅੰਕ ਮਯੰਕ! ਬਨਜਯੋ ਬਦਨੰ। ਕਲੰਕ ਬਿਨਾ ਚੰਦੂਮਾ ਵਰਗਾ। 

ਪਦ! ਮੰਦਹਿ ਮੰਦ ਧਰੈ ਧਰਨੀ। /ਚਰਨ। 

ਉਪਮਾ ਅਰਬਿੰਦ' ਭਲੇ ਬਰਨੀ ॥੩॥ _'ਕਵਲ ਦੀ। 'ਪਾਠਾਂਤਹ:-ਅਲਬ੍ਰਿੰਦ ਭੌਰਿਆਂ ਦੀ 


ਡਾਰ। 
ਭਗਨੀ ਪਿਖਿ ਸ਼੍ਰੀ ਮੁਖ ਕੋ ਹਰਖੀ। 
ਜਨੁ ਆਨੰਦਤਾ ਜਗ ਕੀ ਕਰਖੀ'। 'ਮਿਲੀ। 
ਤੁਲਸਾਂ ਪਰਯੰਕ ਮਨੋਗ' ਡਸਾ?। 'ਸੁਹਣਾ। “ਭਾਹਿਆ। 
ਢਿਗ ਬੈਸਿ ਗਈ, ਕਹਿ ਬੈਨ ਸੁਸਾ! 'ਬੇਬੇ ਜੀ ਨੇ। 
॥੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 474 


“ਬਿਨ ਹੂਤ! ਨਿਕੇਤ” ਧਰੇ ਚਰਨਾ। 'ਬਿਨ ਸੱਦੇ। “ਘਰ। 
ਮਨ ਜਾਨਤਿ ਹੋਂ ਜਿ ਭਈ ਕਰੁਨਾ। 

ਮੁਖ ਹੇਰਨ ਕੀ ਚਿਤ ਚਾਹਿ ਸਦਾ। 

ਨਿਤ ਯਾਦ ਕਰੋ ਤੁਮ ਆਵ ਤਦਾ”` 

॥੫॥ 

ਪੁਨਿ ਨਾਨਕ ਬੈਨ ਭਨੇ “ਸੁਨਿਯੇ। 

ਨਿਜ ਦਾਸ ਸਦਾ ਹਮ ਕੋ ਜਨਿਯੇ। 

ਅਭਿਲਾਖ' ਹਕਾਰਨ ਕੀ? ਕਰਿਹੋ। ਇੱਛਾ। ਸੱਦਣ ਦੀ। 
ਤਬ ਤੂਰਨ! ਆਉ, ਨ ਮੈਂ ਟਰਿਹੋ'_'ਛੇਤੀ। 

॥੬॥ 

ਮੁਝ ਤੇ ਬਯ! ਦੀਰਘ? ਹੈ ਤੁਮਰੀ। /ਉਮਰ। “ਵੱਡੀ। 
ਨਿਤ ਆਇਸ' ਮੈ ਲਿਪਸਾ? ਹਮਰੀ। __'ਆਗਜਾ। “ਇੱਛਾ। 
ਤੁਮ ਵਾਕ ਨ ਮੋਰਹੁ' ਮੈਂ, ਕਬ ਹੀ। 
ਪਰਤਾਪ ਅੰਹੈ ਤੁਮਰਾ ਸਭਿਹੀ ॥ ੭॥ 


ਜਗ ਕਾਰਜ ਜਾਰ ਸਮਾਨ ਫਸੇ'। 'ਜਗਤ ਦੇ ਕੰਮ ਜੋ ਜਾਲ ਸਮਾਨ ਹੈਨ ਓਹਨਾਂ 
ਵਿਚ ਜੋ ਫਸੇ, ਸੋ। 





ਬਿਲਗੇ!' ਜ ਮਿਲੇ ਬਿਨ ਕਯੋਂ ਨਿਕਸੇ। _'ਜਿਸ ਵਿਚ ਮਿਲੇ ਹੋਏ ਹਾਂ ਉਸ ਤੋ' ਅਲੌਂਗ ਹੋਏ 
ਫ਼ ਬਿਨਾਂ। (ਅ) ਅਲੌਂਗ ਰਹਿਣ ਵਾਲੇ ਭਾਵ ਸੰਤਾਂ ਨੂੰ 
ਮਿਲੇ ਬਿਨਾ ਕਿਵੇਂ ਨਿਕਲਣ। 'ਪਾ:-ਮਿਲਗੇ ਜੋ 
ਮਿਲੇ ਹਨ ਰੱਬ ਨੂੰ, ਭਾਵ ਸੰਤ। 
ਢਿਗ! ਹੋਵਤਿ ਭੀ ਨਹਿਂੰ ਮੇਲ ਬਨੇ। 'ਪਾਸ। 


॥੮॥ 

ਭਗਨੀ ਬਚ ਬੋਲਤਿ ਆਨਨ' ਸੋ 
“ਅਸ ਗਾਥ ਕਥੋ ਅਨਜਾਂਨਨ ਸੋੱ। 
ਭਵਤਾਰਨ' ਕੋ ਭਵ? ਲੀਨ ਤੁਮੈ'। 
ਭਵਦਾਯਕ! ! ਨਾ _ਭਰਮਾਉਂ _ਹਮੈ'” 
॥੯॥ 


ਦੋਹਰਾ: 

“ਇਹ ਬਿਧਿ ਕੀ ਸੁਧਿ ਤੁਮਹਿੰ ਕੋ, 
ਜਾਨਹੁ ਸਭਿ ਵੀਚਾਰ। 
ਕਰੁਨਾ ਹੈ ਕਰਤਾਰ ਕੀ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 475 





ਤੋ ਪਰ ਸੁਸਾ! ਅਪਾਰ” ॥੧੦॥ 

ਤੋਟਕ ਛੰਦ: 'ਭਰਾ ਜੀ। “ਮੇਰੀ। 

“ਇਕ ਸੋਦਰ' ! ਮੇ” ਬਿਨਤੀ ਸੁਨਿਯੇ। 

ਇਹ ਬੈਨ ਭਲੇ ਮਨ ਮੈ', ਗੁਨਿਯੇ'। 'ਵਿਚਾਰੀਏ। 

ਜਬ ਆਇਸੁ' ਦੇਹੁ ਕਹੌ' ਤਬ ਹੀ। ।ਆਗਜਾ। 

ਉਚਰੋ' ਨ ਕਦਾਚਿਤ ਯੌ ਕਬ ਹੀ? 

॥੧੧॥ 

ਜਨ ਤਾਰਨ' ਬੈਨ ਬਿਨੈ ਸੁਨਿ ਕੈ। 'ਦਾਸਾਂ ਨੂੰ ਤਾਰਨਹਾਰ ਜੀ ਨੇ। 
ਪਰਸੀਦਤਿ' ਭੇ? ਨਮਤਾ” ਗੁਨਿਕੈ“। 'ਖੁਸ਼। “ਹੋਏ। “ਨਿੰਮੂਤਾ। “ਵਿਚਾਰਕੇ। 
“ਮਨ ਜੋਨ ਮਨੋਰਥ ਸ਼ੰਕ ਬਿਨਾ। 

ਮੁਖਿ ਭਾਖਹੁ ਮੈ ਅਨੁਸਾਰਿ ਸਨਾ! 'ਅਨੁਸਾਰੀ ਹਾਂ। 

॥੧੨॥ 

ਤਵ ਵਾਕ ਨ ਮੋਰ ਸਕੌੱ' ਕਬ ਹੀ। ? 

ਸੁਨਿ ਸ਼੍ਰੋਨ ਸੁਸਾ ਕਹਿ ਯੌ ਤਬ ਹੀ। 

“ਕੁਲਵਾਨਨਿ ਕੀ ਤਨਿਯਾ! ਸਦਨਾ। 

ਸਨਮਾਨ _ਕਰੋਂ ਨਹਿ ਜੇ _ਬਦਨਾ 

॥੧੩॥ 

ਤਿਹ ਮਾਤ ਪਿਤਾ ਜਬ ਆਵਤਿ ਹੈ'। 

ਦੁਰਵਾਕ' ਅਲਾਇ? ਲਜਾਵਤਿ ਹੈੱ”। 'ਮਾੜੇ ਵਾਕ। “ਆਖਕੇ। “ਸ਼ਰਮਿੰਦਿਆਂ ਕਰਦੇ 


ਹਨ। 
ਸੁਨਿ ਤੂਸ਼ਨਿ ਹੋਇ ਰਹੌ' ਤਿਨ ਤੇ। 
ਨਹਿਂ _ਸਾਮੁਹਿ ਤਾਂ! ਬਚਨਾ _ਭਨਤੇ? 'ਉਨਾਂ ਦੇ ਸਾਹਮਣੇ। “ਬੋਲਿਆ ਨਹੀਂ ਜਾਂਦਾ। 
॥੧੪॥ 
ਤੁਵ ਸੰਤ ਸੁਭਾਇ ਦਯਾ ਸੁ ਪਗਾ”। 'ਦਇਆ ਵਾਲਾ। 
ਉਪਕਾਰ ਵਿਖੈ ਦਿਨ ਰੈਨ ਲਗਾ। 
ਕਰਿਯੇ ਦਿਲਗੀਰ ਨ ਯਾ ਘਰਨੀ”। 'ਸੁਪਤਨੀ ਨੂੰ। 
ਕੁਲਿਵਾਨਨਿ ਕੀ ਤਨਿਯਾ' ਤਰੁਨੀ?” 'ਧੀ ਹੈ। “ਆਪਦੀ) ਇਸਤ੍ਰੀ। 
॥੧੫॥ 
ਗੁਨ ਐਨ! ਸੁਨਯੋ ਮੁਖ ਬੈਨ ਕਹੇ। 'ਗੁਰੂ ਜੀ ਨੇ। 
“ਕਹੁ ਕੌਨ ਪਦਾਰਥ ਹੀਨ ਰਹੇ ? 
ਚਿਤ ਚਾਹਿ ਪੁਚਾਇ ਦਯੋ ਸਭਿ ਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 476 





॥੧੬॥ 

ਭਗਨੀ ਕਹਿ “ਤੂੰ ਪ੍ਰਿਯ ਦੀਨਨ ਕੋ। 
ਸਭਿ ਦੀਨ ਪਦਾਰਥ ਹੀਨਨ ਕੋ। 

ਸਭਿ ਤੇ ਬਧ ਆਦਰ ਹੈ ਮੁਖ ਕੋ। 
ਤਿਯ ਕੋ ਪਤਿ ਬੈਨ ਕਹੈ ਸੁਖ ਕੋ 
॥੧੭॥ 


<< 


ਦੁਹਰਾ: 

ਕੰਤ ਨ ਬੋਲਤਿ ਤਿਯਾ ਸੋ, 

ਅਵਰ ਪਦਾਰਥ ਪਾਸਾ!। ਭਾਵੇਂ) ਹੋਰ ਪਦਾਰਥ ਪਾਸ ਬੀ ਹੋਣ। 

ਰੰਚਕ ਸੁਖ ਨਹਿ ਦੇ ਸਰਬ, 

ਬਿਨ ਤੰਦੁਲ ਤੁਖ ਰਾਸ” ॥੧੮॥ 'ਸਾਰੇ (ਪਦਾਰਥ) ਚਾਵਲਾਂ ਤੋ ਖਾਲੀ ਤੋਹ ਦੇ 
ਸਮਾਨ ਹਨ। 


ਤੋਟਕ ਛੰਦ: 

“ਮਨ ਮਾਂਹਿ ਸੁਸਾ ਤੁਮਰੇ ਸੁ ਕਰੋਂ। 

ਨਿਤ ਆਇਸੁ ਮੈ' ਉਰ ਮਾਂਹਿ ਧਰੋ'। 
ਬਿਰਤਾਂਤ ਅੰਬੈ ਇਹ ਜਾਨਿ ਦਿਜੈ। 

ਕਛੁ _ ਬਾਤ ਬਖਾਨਨਿ _ ਆਨ ਕਿਜੈ!? 'ਕੋਈ ਹੋਰ ਗਲ ਕਰੋ। 


॥੯॥ 

“ਸੁਨਿ ਸੋਦਰ ਲਾਲਸ' ਰੈਨ ਦਿਨਾ”। 'ਇੱਛਾ। “ਰਾਤ ਦਿਨ ਭਾਵ ਹਮੇਸ਼ਾ। 
ਤੁਮ ਤਾਤ' ਪਿਖੋ ਤੁ ਅਨੰਦ ਘਨਾ। 'ਪੁੱਤੁ। 

ਤਿਹ ਲਾਲਤਿ? ਹੋਇ ਖੁਸ਼ੀ ਹਮਰੇ। ।ਉਸਨੂੰ। “ਖਿਡਾਉਂਦਿਆਂ। 
ਅਸ ਜਾਚਿ' ਕਰੋਂ ਢਿਗ? ਮੈਂ` ਤੁਮਰੇ” 'ਮੰਗ। 'ਪਾਸੋ। 

॥੨੦॥ 

ਸੋਰਠਾ: 

“ਭਈ ਮਨੋਰਥ ਵਾਨ, 

ਤੂੰ ਭਗਤਨਿ ਕਰਤਾਰ ਕੀ। 

ਭਗਤ _ਵਛਲ ਵਡ _ਬਿਰਦ ਜਿਹ” 

॥੨੧॥ 

ਤੋਟਕ ਛੰਦ: 'ਬਚਨ। 

ਅਸ ਭਾਖਿ ਗਿਰਾ' ਸੁਖ ਸਾਗਰ ਜੋ। 

ਉਠਿ ਆਪਨ ਆਇ' ਉਜਾਗਰ? ਜੋ। __ 'ਹੱਟ ਪਰ ਆਏ। 'ਪ੍ਰਗਟ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 477 


ਭਗਨੀ ਹਰਖੀ ਸਰਸੀ ਉਰ ਮੈ'। 

ਜਿਵ ਨਵਾਂ ਨਿਧਿ ਆਨਿ ਪਰੀ ਘਰ ਮੈ 'ਪਾ:-ਨੌ। 

॥੨੨॥ 

-ਕਬਿ ਸੋਦਰ ਬਾਕ ਨ ਕੂਰ ਭਯੋ। 

ਬਹੁ ਬਾਰਨ! ਮੈ ਪਤਿਆਇ ਲਯੋ। ਬਹੁਤ ਵਾਰੀ। 

ਉਰ ਮੋਰ ਮਨੋਰਥ ਹੋਇ ਰਹੈ। 

ਸਤਿਸੰਧ!' ਸਦਾ ਸਤਿ ਬੈਨ ਕਹੈਂ= "ਸਚ ਦੇ ਧਾਰਨ ਕਰਨ ਵਾਲੇ। 





੨੨ ॥ 

ਦੋਹਰਾ: ਦੋਖ ਨਾਸ਼ਕ। “ਘਰ। 

ਦੋਖ ਨਿਕੰਦਨ! ਕੰਦ ਸੁਖ, ਸਦਨ? ਲਗੇ 

ਪੁਨਿ ਜਾਨ। 

ਪਰਫੁੱਲਤਿ ਕਵਲਯ ਬਦਨ, _ਰਦਨ! 'ਦੰਦ ਮਰਤਬਾਨ ਦੇ ਫੁਲ ਜੇਹੇ ਸ਼ੋਭਾ ਵਾਲੇ। “ਦੰਦ 
ਕੁੰਦ ਦੁਤਿਵਾਨ” ॥੨੪॥ ਮਰਤਬਾਨ ਦੇ ਫੁਲ ਜੇਹੇ ਸ਼ੋਭਾ ਵਾਲੇ। 


ਤੌ ਹੱਟ ਪਰ। 
/ਅੱਗ ਰੂਪੀ ਵਾਕ। “ਪਾਪਾਂ 
ਪਾਪਾਂ ਨੂੰ ਸਾੜਦੇ ਹਨ। 


ਜਗ ਕੇ ਦੁਖ ਸੁੱਖ ਨ ਬਯਾਪ ਤਿਸੈ 

॥੨੫॥ 

ਬਹੁ ਕੀਰਤਿ ਭੀ ਸੁਲਤਾਨਪੁਰੇ। 

ਨਰ ਨਾਰਿ ਮੁਹੂਰਮੁਹੂ' ਉਚਰੇ। 

“ਬਹੁ ਦੀਨਨ ਦਾ ਉਪਕਾਰ ਕਰੈ'। 

ਧਨ ਲਾਲਸ' ਨ ਮਨ ਮਾਂਹਿ ਧਰੈ' 

॥੨੬॥ 

ਸਮ ਏਸ ਉਦਾਰ ਨ ਔਰ ਬਿਯੋ। 

ਨਰ ਜਾਚਿਤਿ ਜੋ ਨਹਿਂ ਛੂਛ' ਗਯੋ। __ 'ਖਾਲੀ। 

ਪੁਰਹੁਤ' ਸਮਾ? ਨਿਜ ਦੇਖਿ ਸੁ ਦੇ'। 'ਇੰਦੂ। “ਵੇਲਾ (ਦਾਨ ਦਾ)। “ਦੇਖ ਕੇ ਦੇਂਦਾ ਹੈ, 

ਭਾਵ ਦਾਨ ਕਿਸ ਵੇਲੇ ਬਹੁਤ ਫਲਦਾ ਹੈ ਇਹ 

ਸਮਾਂ ਵਿਚਾਰ ਕੇ। 'ਪਾ:-ਪੁਰਹੂਤ ਸਮਾਨ ਜੁ ਦੇਖ 
ਮੁਦੇ। 


ਇਸਾਂ' ਕਾਲ? ਬਿਚਾਰਨ ਨਾਂਹਿ ਕਦੇ 'ਪਰ) ਇਹ (ਗੁਰੂ ਜੀ) ਸਮੇ ਦੀ ਵਿਚਾਰ ਨਹੀਂ 
॥੨੭॥ ਕਰਦੇ (ਭਾਵ ਹਰ ਵੇਲੇ ਦੇਂਦੇ ਹਨ)। “ਸਮਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 478 





"ਪਾ:-ਇਕ। 

ਕਰੁਨਾਲਯ' ਕੋਮਲ ਹੈ ਮਨਿਯਾ”। ਕਿਰਪਾ ਦਾ ਘਰ ਹਨ। “ਮਨ ਕੋਮਲ ਹੈ। 

ਪਰ ਪੀਰ ਪਰਾਇ ਪਰੈ ਪਰਨਿਯਾ। 'ਪਰਾਈ ਪੀੜਾ ਦੂਰ ਕਰਦੇ ਹਨ ਜੋ ਧੈ ਜਾਏ 
ਸ਼ਰਨ (ਅ) ਪਰਾਈ ਪੀੜ ਪਰੇ ਸਿੱਟ ਦੇਣੀ ਜਿਨ੍ਹਾਂ 
ਦਾ ਇਹ ਪੁਣ ਹੈ। 

ਸਤਿ ਸ਼ੀਲ ਸਮੇਤ ਸਦਾ ਸਰਸਾ। ਵੱਧ ਤੋਂ ਵੱਧ ਹੈ। 

ਤਨ ਜਾਂਹਿ ਬਿਕਾਰ ਨ ਕੋ_ਪਰਸਾ? 

॥੨੮॥ 

ਦੋਹਰਾ: 

ਜੇ ਨਿੰਦਕ ਬਿੰਦਤਿ ਨਹੀਂ, ਨਿੰਦਤਿ ਯਾ 

ਬਿਧਿ ਸੋਇ। 

“ਬਾਸੁਰ ਏਕ! ਪਰਾਇ ਹੈ?, ਤੁਰਕਨ ਇਕ ਦਿਨ। “ਭੱਜ ਜਾਸੀ। 

ਧਨ ਕੋ ਖੋਇ ॥੨੯॥ 

ਸੋਰਠਾ: 'ਜਾਂ। 

ਕੈਧੋ” ਬੰਧਯੋ ਜਾਇ, ਦੌਲਤ ਖਾਨ 

ਨਿਬਾਬ ਕੇ। 

ਤੁਰਕ ਕਨੋਰ ਸੁਭਾਇ, ਤਜਹਿ ਨਹੀਂ 


ਲੀਏ ਬਿਨਾ” ॥੩੦॥ 


€? 


'ਪੁਗਟ। “ਧਨ। 
ਨੁਕਸਾਨ ਕਰਕੇ। “ਨੌਸ ਜਾਸੀ। 


॥੩੧॥ 

ਸੁਨਿ ਦੌਲਤ ਖਾਂ ਉਰ ਮੈ' ਭਰਮੈ। 
ਬੁਲਿਵਾਇ ਦਯਾਨਿਧਿ ਕੋ ਘਰ ਮੈ'। 
“ਪਸ਼ਚਾਤ ਹਿਸਾਬ ਨਿਬੇਰ ਲਿਜੈ। 
ਪੁਨਿ ਅੱਗੂਜ ਲੇ ਧਨ ਕਾਰ ਕਿਜੈ? 
॥੩੨॥ 

ਦੋਹਰਾ: 

ਨਵੀਸਿੰਦ ਕੇ ਸੰਗਿ ਮਿਲਿ, 

ਲੇਖਾ ਹੋਵਹਿ ਭੂਰ। 

ਨਿਕਸੈ ਸ਼੍ਰੀ ਗੁਰ ਸ਼ੇਖ਼ ਧਨ, 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 479 





ਲੌਜਤਿ ਆਨਨ ਕੂਰ' ॥ ੩੩॥ 'ਸ਼ਰਮਿੰਦਾ ਹੋਵੇ ਮੂੰਹ ਝੂਠਿਆਂ ਦਾ। 
ਤਟਕ ਛਦ: 

ਧਨ ਆਨਤਿ ਨਾਨਕ ਜੀ ਸਦਨੰ। 

ਕਰ ਨਿੰਦਕ ਕੋ ਲਜਤੰ ਬਦਨੈ। 

ਜਲ ਜਾਤਿ ਰਿੰਦੈ ਬਲ ਨਾਂਹਿ ਚਲੈ। ਸੜ ਜਾਂਦੇ ਹਨ। 

ਜਿਵ ਰਿੰਭਣਿਜੋਤ! ਨ ਭਾਨੂ? ਤਲੈ 'ਟਿਟਾਣਾ। 'ਸੂਰਜ। 

॥੩੪॥ 

ਕਬਿ ਭਾਵਤਿ ਜੌਨ੍ਹ! ਜੁ ਚੋਰਨ ਕੋ? ___ 'ਚਾਂਦਨੀ। 

ਉਰ ਭੁਰ ਬਿਸੁਰਤਿ' ਜੋਰ ਨ ਕੋ”। 'ਝੁਰਦੇ ਹਨ। “ਪੇਸ਼ ਨਹੀਂ ਜਾਂਦੀ। 
ਬਿਸਮਾਦ ਰਿਦੇ ਕਿ ਵਿਸ਼ੇਸ਼ ਰਹੈ!। ਬਾਕੀ ਵਧਦੀ ਹੈ। 

ਬਿਦਤੰ _ਬਿਤ ਨੀਤ ਲੁਟਾਤਿ ਅਹੈ 'ਨਿਤ। 

॥੩੫॥ 

ਉਪਮਾ ਸਮ ਚੰਦ ਸਮੈ" ਤਿਹ! ਭੀ। /ਤਿਸ ਸਮੇਂ। 'ਪਾ:-ਤਹੈ। 

ਜਿਹ ਕੀਰਤਿ ਜੌਨ੍ਹ ਮਨੋਗ' ਸੁ ਭੀ?। __ 'ਸੁਹਣੀ। “ਹੋਈ। 

ਚਿਤ ਮੀਤ ਚਕੋਰ! ਸਿ ਚਾਹਤਿ ਹੈ'। /ਮਿੱਤ੍ਰਾਂ ਦੇ ਚਿਤ ਚਕੋਰ ਹਨ। 
ਚਕਵਾ ਸਮ ਨਿੰਦਕ ਦਾਹਤਿ! ਹੈ 'ਸੜਦੇ ਹਨ। 

॥੨੬॥ 

ਨਰ ਨਿੰਦਹਿੰ, ਕੀਰਤਿ ਕੋਇ ਕਰਂ। 

ਸਭਿ ਸੰਗਿ ਰਹੈ' ਗੁਰ ਏਕ ਸਰੰ'। /ਇਕੋ ਜਿਹੇ। 

ਤਿਨ! ਭੇਦ ਲਖੈ” ਨਹਿਂ ਗਜਾਨ ਘਨੰ੭। _ "ਉਨ੍ਹਾਂ ਦਾ। ਲਖਦੇ। ਇਕ ਰਸ ਗਿਆਨ ਦਾ। 
ਸਮ ਸੂਰਜ ਕੇ ਤਮ ਦੇਤਿ ਹਨੰ! 'ਅਨ੍ਹੇਰੇ ਨੂੰ ਨਾਸ਼ ਕਰਦੇ ਹਨ। 
॥੩੭॥ 


ਦੋਹਰਾ: 

ਸ਼ੀ ਅੰਗਦ ਢਿਗ ਅਪਰ ਸਿਖ, 

ਪੁਸ਼ਨ ਕੀਨ ਹਿਤ ਲਾਇ। 

“ਕਰਤਿ ਭਲਾ ਸਭਿ ਕੋ ਗੁਰੂ, 

ਸੋ! ਕਿਉ ਬੁਰਾ ਕਮਾਇ' ॥੩੮॥ !ਓਹ ਭਾਵ ਨਿੰਦਕ। 'ਪਾ:-ਅਲਾਇ। 


ਸੀ ਬਾਲਾ ਸੰਧੁਰੁ ਵਾਚ ॥ 


ਸੈਯਾ: 

ਸੁਨਿਯੇ ਮਨ ਧਾਰਿ ਇਕਾਗਰ ਕੋ 

ਇਹ ਸ਼ੀ ਗੁਰ ਕੋ ਇਤਿਹਾਸ ਪੁਨੀਤਾ। 
ਦ੍ਰਿਸ਼ਟਾਂਤਿ ਬਖਯਾਤ! ਅਹੇ ਅਵਨੀ ਪਰ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਾਂਹਿ ਸੁਨਾਇ ਕਹੋ, ਸੁਨਿ ਮੀਤਾ ! 
ਤਰੁ!' ਏਕ ਰਸਾਲ? ਬਿਸਾਲ” ਖਰਾ“ 


ਦਲ' ਸੁੰਦਰ ਸੋ ਫਲ ਸੰਗਿ” ਨਮੀਤਾ”। 
ਤਹਿ! ਪੰਥ ਚਲੌਤਹਿ” ਆਇ ਗਯੋ ਨਰ 
ਆਤਪ! ਤੇ ਜਿਹ _ਬਯਾਕੁਲ ਚੀਤਾ 
॥੩੯॥ 

ਸ਼ੂਮ' ਸ਼ੀਕਰ ਆਨਨ ਪੈ? ਜਿਹ ਕੇ 
ਪਦਵੀ! ਪਦ ਸੋ ਚਲਤਯੋਂ ਗਯੋ ਹਾਰੀ?। 


ਅਵਿਲੋਕ' ਰਸਾਲ ਸੁ ਛਾਂਹਿ ਭਲੀ 
ਤਹਿਂ ਬੈਸ ਗਯੋ ਭਯੋ ਆਨੈਦ ਭਾਰੀ। 
ਸੁਖ ਪਾਇ ਪਿਖੇ ਤਿਹ ਕੇ ਫਲ ਜੋ 
ਕਰ! ਦੰਡ” ਬਗਾਇ” ਕੈ ਤਾਂਹਿ ਕੈ 
ਮਾਰੀ। 

ਤਨ ਖਾਇ ਕੈ ਮਾਰ ਦਏ ਫਲ ਸੁੰਦਰ 
ਰੋਸ ਨਹੀਂ ਤਰੁ ਹੈ ਉਪਕਾਰੀ' ॥੪੦॥ 
ਦੁਹਰਾ: 

ਸ਼ਕਤਿ ਨਿਕੰਦਨ! ਕੀ ਨਹੀਂ, ਤੱਦਪਿ? 
ਬਹੁ ਮਨ ਮਾਂਹਿ। 

ਛੇਦਨ ਕੇ! ਸੰਕਲਪ ਜੇ, ਕਰਿਤ ਸੁ 
ਕ੍ਰਿਤਘਨ ਆਹਿ? ॥੪੧॥ 


ਸਰਨਾ 


ਜੋ ਜਿਹ ਆਦਿ' ਸੁਭਾਇ, ਉਪਕਾਰੀ 
ਕ੍ਰਿਤਘਨ ਬਹੁਰ”। 

ਅੰਤ ਤੀਕ ਨਿਬਹਾਇ, ਬਿਬ ਬਿਪਰੀਤ 
ਨ ਹੋਇ ਕਬ? ॥੪੨॥ 

ਤਟਕ ਛਦ: 

ਸਮ ਪੰਨਗ' ਲੇਹੁ ਪਛਾਨ ਤਿਸੈ?। 
ਢਿਗ' ਪੀਵਤਿ ਪੈ? ਜਿਹ” ਤਾਂਹਿ ਡਸੈ“। 


ਉਪਕਾਰਿ ਕਿ ਸੰਗਿ ਬੁਰਾ ਕਰਿਹੀ। 
ਨਰ ਘੋਰ ਨਿਰੈ! ਮਰਿ ਸੋ ਪਰਿ ਹੀ' 


480 





'ਬ੍ਰਿੱਛ। “ਅੰਬ ਦਾ (ਅ) ਸੁੰਦਰ। “ਬੜਾ ਵਡਾ। 
“ਖੜਾ। 

'ਪਤ੍ਹ। “ਫਲਾਂ ਨਾਲ। 'ਝੁਕਿਆ ਹੋਇਆ। 

!ਓਥੇ। “ਰਾਹ ਤੁਰਦਾ। 

/ਧੁੱਪ। 


/'ਥਕਾਨ ਕਰਕੇ। ਮੁੜ੍ਹਕੇ ਦੀਆਂ ਬੂੰਦਾਂ ਮੁਖ ਤੇ। 
'ਪੈਰੀ ਰਸਤਾ ਟੁਰਦਿਆਂ ਥੱਕ ਗਿਆ ਸੀ। “ਪੈਰੀ 
ਰਸਤਾ ਟੁਰਦਿਆਂ ਥੱਕ ਗਿਆ ਸੀ। 

'ਵੇਖ ਕੇ। 


/ਹਥੋਂ। “ਡੰਡਾ। “ਵਗਾਹ ਕੇ। 


/ਬ੍ਰਿੱਛ ਉਪਕਾਰੀ ਨੂੰ ਗੁੱਸਾ ਨਹੀਂ। 
'ਕੱਟਣ ਦੀ। “ਤੌ ਭੀ। 


'ਬੂਟੇ ਨੂੰ) ਕੱਟਣ ਦੇ। “ਜੋ ਕਰਦਾ ਹੈ ਉਹ 
ਕ੍ਰਿਤਘਨ ਹੈ। 
ਪਹਿਲੇ ਤੋਂ, ਮੁੱਢਾਂ ਦਾ। “ਚਾਹੇ ਉਪਕਾਰੀ ਹੈ 
ਚਾਹੇ ਕ੍ਰਿਤਘਨ। 


'ਦੋਨਾਂ ਦਾ (ਸੁਭਾਉ) ਉਲਟ। “ਕਦੇ ਭੀ ਨਹੀਂ 
ਹੁੰਦਾ। 


/ਸੱਪ ਵਰਗਾ। “ਕ੍ਰਿਤਘਨ ਨੂੰ। 


/ਪਾਸੋਂ। ?ਦੁੱਧ। “ਜਿਸ (ਪਾਸੋਂ)। “ਡੰਗ ਮਾਰਦਾ 
ਹੈ ਉਸੇ ਨੂੰ। 


ਘਰ ਨਰਕ ਵਿੱਚ। 'ਪਾ:-ਮਰ ਘੋਰ ਨਰਕ ਮੇ ਸੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 481 





॥੪੩॥ ਪਰਹੀ-। ਵਾ-ਨਰ ਘੋਰ ਨਿਰੈ ਮੈਂ ਸੋ ਪਰਹੀ-। 

ਪਰਮਾਰਥ ਮੈ” ਮਤਿ ਹੈ ਜਿਨ ਕੀ। 

ਕਬਿ ਹੋਇ ਬੁਰੇ ਮਹਿਂ ਨ ਤਿਨ ਕੀ। 

ਹਰਖੈ' ਪਰ ਕੋ ਸੁਖ ਦੇਖ ਸਦਾ। 

ਪਰ ਪੀਰ ਸਹਾਰ ਸਕੈ ਨ _ਕਦਾ 

॥੪੪॥ 

ਕਰੁਨਾ ਮਨ ਕੋਮਲ ਸੀਲ ਜੁਤੰ!। ।ਵਾਲਾ। 

ਸੁਖ ਪਾਵਤਿ ਹਯਾ, ਪਰਲੋਕ ਗਤੰ?। __ 'ਇਥੇ। “ਪਰਲੋਕ ਵਿੱਚ ਮੁਕਤੀ ਪਾਏਗਾ। 

ਇਰਖਾ! ਪਰੁਖਾ” ਛਰ! ਆਮਰਖਾ“। ।ਈਰਖਾ। “ਕਠੋਰਤਾਈ। 'ਫ਼ਲ। “ਗੁੱਸਾ। 

ਮਨ ਸ਼ਾਂਤਿ ਸਦਾ ਬਿਨ ਤੇ ਤਰਖਾ! "ਇਨ੍ਹਾਂ ਤੋਂ ਡਰਦਾ ਹੈ। ਤੁਸ ਡਰਨਾ] (ਅ) ਤ੍ਰਾਹ 

।੪੫॥ ਰਖਯਾ, ਭਾਵ ਬਚਾ ਰਖਿਆ। (ਏ) ਹਟਾਇਆ। 
[ਸੰਸ. ਤ੍ਰਿਖਿ ਜਾਣਾ।] 

ਦਹਰਾ : 

ਸ਼ੀ ਅੰਗਦ ! ਬਾਲਾ ਕਹੇ, ਸੁਨਹੁ ਬਹੁਰ 

ਇਤਿਹਾਸ। 

ਅਸ ਬਿਧਿ ਕਾਲ ਬਿਤਾਵਈਂ, ਜੋ ਦਾਤਾ 

ਸੁਖ ਰਾਸ ॥੪੬॥ 


ਸਰਠਾ: 

ਆਇਸੁ ਮਹਿ ਦਿਨ ਰੈਨ, ਰਹਿਤਿ 

ਸੁਲਖਨੀ ਪੁਨ ਸੁਮਤਿ'। 

ਜਿਉ” ਉਚਰਤਿ' ਮੁਖ ਬੈਨ, ਤਯੋ' ਸਭਿ 

ਕ੍ਰਿੱਤ ਕਮਾਵਈ ॥੪੭॥ 

ਦੋਹਰਾ: 

ਕਮਲ ਬਦਨ ਜਬ ਸਦਨ ਮਹਿੰ, ਬੈਸਹਿਂ 

ਆਨ ਮੁਕੰਦ। 

ਦਾਸੀ ਕਰ ਤੇ ਬਿਜਨ” ਲੇ, ਪੌਨ 'ਦਾਸੀ ਦੇ ਹੱਥੋਂ। “ਪੱਖਾ। “ਹੌਲੀ ਹੌਲੀ। 
ਝੁਲਾਵਹਿ ਮੰਦ ॥੪੮॥ 

ਸੀਤਲ ਜਲ ਨਿਜ ਹਾਥ ਲੇ, ਪਾਦ! 'ਚਰਨ। 'ਧੋਵੇ। “ਪ੍ਰੇਮ ਨਾਲ। 
ਪਖਾਰ? ਸਪੁੀਤ”। 

ਪੁਨਿ ਅੰਚਰ ਸੋ? ਪੌਂਛ ਕੈ?, ਸੇਵਤਿ ਯਾ _'ਕਪੜੇ ਨਾਲ। “ਪੂੰਝਕੇ। `ਇਸ ਤਰ੍ਹਾਂ। 
ਬਿਧਿ” ਨੀਤਿ ॥੪੯॥ 


ਸਦਨ! ਵਿਖੈ ਸੇਵਾ ਸਰਬ, ਦਾਸੀ ਦਾਸ 'ਘਰ। 'ਨੌਕਰਾਂ ਤੋਂ ਨਹੀਂ ਪਰ ਆਪ ਸੇਵਾ ਕਰਦੀ 
ਹੈ ਮਾਤਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 482 


ਹਟਾਇ”। 

ਕਰਤਿ ਸੁਲਖਨੀ ਭਾਉ ਧਰਿ, ਮਨ ਕੋ 

ਮਾਨ ਮਿਟਾਇ ॥੫੦॥ 

ਤਟ>ਕ ਛਦ: 

ਘਰ ਜਾਚਨ' ਜਾਚਕ? ਆਵਤਿ ਹੈ'। 

ਉਰ ਚਾਹਿਤਿ ਸੋ ਤਹਿਂ ਪਾਵਤਿ ਹੈ। 

ਨਹਿੰ ਜਾਵਤਿ ਛੂਛ' ਮੁਰਯੋ ਘਰ ਤੇ। __ 'ਖਾਲੀ। 

ਹਰਖਾਤਿ ਉਦਾਰਤਿ ਦੈ ਕਰ ਤੇ! 'ਹਥੋਂ। 

॥੫੧॥ 

ਜਿਵ ਸ਼ੀ ਗੁਰ ਆਪਨ! ਦੇਤਿ ਤਹਾਂ। __ 'ਹੱਟੀ ਪਰ। 

ਤਿਵ ਦੇਨਿ ਲਗੀ! ਸੁਖ ਹੋਤਿ ਮਹਾਂ। /ਸੁਲਖਣੀ ਜੀ ਦੇਣ ਲਗੇ। 

ਹਰਖੈਂ! ਜਿਸ ਰੀਤਿ, ਕਰੈ? ਪੁਨਿ ਸੋ। _'ਖੁਸ਼ ਹੋਣ (ਗੁਰੂ ਜੀ)। “ਕਰਦੀ ਹੈ ਸੁਲੌਖਣੀ। 

ਅਨੁਸਾਰ ਰਹੈ ਤਨ ਐਔ ਮਨ ਸੋਂ 

॥੫੨॥ 

ਦੋਹਰਾ: 'ਲਾਲੀ। “ਪਾਸ। “ਸਾਫ ਸ਼ੀਸ਼ਾ। 

ਆਰੁਨਤਾ' ਢਿਗ? ਸੁਧ ਫਟਕ” 

ਜਿਉ ਆਰੁਨਾ' ਹੂ ਜਾਤ। 'ਲਾਲ। 

ਤਿਉਂ ਸ਼੍ੀ ਗੁਰੂ ਪ੍ਰਤਾਪ ਤੇ 

ਭਈ ਅਧਿਕ! ਵਰਦਾਤਿ” ॥੫੩॥ /'ਬਹੁਤ। “ਚੰਗੀ ਸਖੀ ਹੋ ਗਈ। 
ਪ੍ਰਸੰਨ। 

'ਕਿਰਪਾ। 

'ਰਾਤ੍ਹੀ। “ਬਿਰਾਜਦੇ ਹਨ। “ਘਰ। 
ਬਾਸੁਰ' ਆਪਨ? ਟਾਰਿ!” ॥੫੪॥ /ਦਿਨ। “ਹੱਟੀ ਪਰ। “ਬਿਤਾਉਂਦੇ ਹਨ। 
ਸਮਾਂ ਬਿਤੀਤਯੋ ਕਿਤਿਕ ਜਬ 
ਸਾਧ੍ਹੀ! ਪਤਿ ਸੰਜੋਗ। 'ਸੁਪਤਨੀ। 
ਗਰਭ ਧਰਨ ਨੀਕੋ ਬਹੁਰ 





'ਰਿਦੇ ਤੋਂ'। “ਸ਼ੋਕ ਦੂਰ ਕਰਕੇ। 
'ਬੱਤੀ। “ਉਮਰ। 


'ਗੁਰੂ ਜੀ ਨੂੰ। 
'ਮਨੁੱਖ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 483 
ਅਨਦ ਬਢਾ ਪਰਵਾਰ ਹੁਲਾਸਾ। 
(ਸਿਰੀ ਚੰਦ ਜੀ ਦਾ ਜਨਮ) 
ਸੁਨਿ ਤਾ ਛਿਨ ਨਾਨਕੀ ਅੰਗ ਨਾ 
ਮਾਵਤਿ 
ਪਾਵਤਿ ਆਮੀ!, ਅਮੀ? ਜਿਵ ਪਾਸਾ? 'ਰੋਗੀ। 'ਅੰਮ੍ਰਿਤ। `ਜਿਵੇ' ਤਿਹਾਇਆ (ਅ) 
॥੫੬॥ ਕੋਲੋਂ ਹੀ। 
ਬਾਂਧਿ! ਮਨੋਹਰ? ਤੋਰਨ” ਤੁਰਨ“ 'ਬੰਨ੍ਹਕੇ। 'ਸੁੰਦਰ। 'ਪੱਤੂ ਪਰੋਕੇ, ਬੰਦਨਵਾਰ। 
ਲੂ “ਛੇਤੀ। 





ਔਰ ਉਛਾਹਿ ਸਪੂਰਨ ਕੀਨੇ। 

ਅੰਬਨ! ਬਾਰ? ਮੈ ਮੰਗਨ” ਮੰਗਤਿ“ ਵੇਹੜੇ ਤੇ। “ਦਰ ਤੇ। ਮੰਗਦੇ ਹਨ। “ਮੰਗਤੇ। 
ਮੰਗਲ ਹੋਤਿ ਅਮੰਗਲ ਹੀਨੇ”। /ਅਮੰਗਲ ਨਾਸ਼ ਹੋਏ। 

ਲੇ ਨਿਜ ਪਾਨ ਦਯੋ ਧਨ ਦਾਨ /ਹੱਥ। 

ਸੁ ਨਾਨਕੀ ਭਾਗ ਵਡੇ ਸ਼ੁਭਾਂ ਚੀਨੇ। 'ਪਾ:-ਉਰ, ਮਨ। 

ਅੰਗਨਾ! ਆਇ ਬਧਾਈ ਸੁਨਾਵਤਿ ।ਇਸਤ੍ਰੀਆਂ। 

ਯਾ ਬਿਧਿ ਹੋਤਿ ਅਨੈਦ ਨਵੀਨੇ 

॥੫੭॥ 


ਪਾਲਤਿ ਤਾਤ' ਦੁਲਾਰਤਿ? ਮਾਤ? ਪੁੱਤ ਨੂੰ। “ਲਡਾਉਂਦੀ ਹੈ। 'ਮਾਤਾ। 

ਨ੍ਹਾਵਤਿ ਹਾਥਨ ਸੋ' ਮਲ ਬਾਰੀ। 'ਜਲ। 
'ਮੁਖੜਾ। “ਕਮਲ ਨੂੰ। “ਵੇਖਦੀ ਹੈ। 
ਦੁਖੜੇ ਹਰਨ ਵਾਲੀ। ?ਖਿੜੀ ਹੈ ਮੂੰਹ ਰੂਪੀ 
ਵਾੜੀ। 'ਪਾ:-ਸੁਖ ਬਾਰੀ। 
'ਚੰਦੂਮਾਂ। ਅੱਖਾਂ। 'ਮਮੋਲੇ ਜੇਹੀਆਂ ਵਾਲੀਆਂ। 
'ਗੋਦੀ। “ਵਾਰਨੇ ਜਾਂਦੀਆਂ ਹਨ। 


ਆਸ਼ਿਖਾਂ ਦੇ ਮੁਖ ਸੋ' ਸੁਖ ਪਾਇ /ਅਸੀਸ। 

ਸੁਖਾਇ! ਖਰੀ ਸੁਖ ਸੋ ਮਹਿਤਾਰੀ? 'ਚੰਗੀ ਲਗਦੀ ਹੈ। ਆਤਾ ਜੀ। 

॥੫੮॥ 

ਦੋਹਰਾ: 'ਘੁੱਲੀ। 

ਸਦਨ ਨਾਨਕੀ ਪਿਤਾ ਕੇ, ਸੁਧ ਪਠਈ' 

ਸੁਖ ਸਾਰ। 

ਸੁਨਿ ਕਰਿ ਪੌਤ੍ਰੇ ਜਨਮ ਕੀ, ਹਰਖੇ 

ਰਿਦੇ ਅਪਾਰ ॥੫੯॥ 

ਸ੍ਰੈਯਾ: 'ਬੱਦਲ ਦੀ ਵਾਜ ਸੁਣਕੇ। 'ਮੋਰ। 'ਕਵਲ। “ਤੱਕ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 484 


ਘਨਘੋਰ! ਸ਼ਿਖੀ?, ਅਰਬਿੰਦ” ਪਿਖੇ“ ਕੇ। “ਸੂਰਜ ਨੂੰ। 

ਰਵਿ” 

ਦਾਰਿਦ! ਜਯੋ ਕਰਿ ਪਾਰਸ ਪਾਏ”। 'ਦਰਿੱਦੂੀ। “ਪਾਰਸ ਪ੍ਰਾਪਤ ਕਰਕੇ। 

ਬਹੁ ਭੂਖੇ ਕੋ ਭੋਜਨ, ਤੋਇ! ਤਿਖੰਤ? ਕੋ 'ਪਾਣੀ। “ਪਿਆਸੇ ਨੂੰ। 

ਸਾਧਕ ਸਾਧਨ ਜਜਯੋ ਫਲ ਪਾਏ”। 'ਜਗਯਾਸੂ। “ਸਾਧਨਾਂ ਦਾ। ਫਲ ਪ੍ਰਾਪਤ ਕਰਦਾ 
ਹੈ। 

ਰਿਪੁਦੇਸ਼ ਲਹੇ! ਨ੍ਰਿਪ”, ਚਾਤ੍ਰਿਕ ਸ੍ਹਾਂਤਿ” 'ਵੈਰੀ ਦਾ ਦੇਸ਼ ਲੈ ਕੇ। “ਰਾਜਾ। 'ਪਪੀਹਾ ਸ੍ਹਾਂਤੀ 
ਬੂੰਦ ਲੈ ਕੇ। 

ਚਕੋਰ ਮਯੰਕ' ਤੇ ਜਯੋ' ਹੁਲਸਾਏ”। ਚਕੋਰ ਚੰਦੂਮਾਂ ਤੇ। “ਜਿਵੇਂ ਖੁਸ਼ ਹੁੰਦਾ ਹੈ। 

ਤਿਵ ਪੌਤ੍ਹ ਕੋ ਜਨਮਜਯੋ ਸੁਨਿ ਕੈ 

ਮਨ ਸ਼ੀ ਗੁਰ ਮਾਤ ਪਿਤਾ! ਹਰਖਾਏ_'ਸ਼ੀ ਗੁਰੂ ਜੀ ਦੇ ਮਾਤਾ ਤੇ ਪਿਤਾ ਮਨ ਵਿਚ। 

॥੬੦॥ 

ਤੋਟਕ ਛੰਦ: 

ਚਲਿ ਆਵਤਿ ਭੇ ਸੁਲਤਾਨਪੁਰੇ। 

ਸੁਨਿ ਸ਼ੀ ਗੁਰੁ ਪਾਇਨ' ਧਾਇ? ਪਰੇ। _ 'ਚਰਨਾਂ ਪਰ। “ਦੌੜਕੇ। 

ਜਨਨੀ ਮਨ ਕੀਨ ਅਨੰਦ ਘਨਾ। 

ਸੁਤਾ ਪੈ ਕਰ? ਫੇਰ ਦੁਲਾਰ” ਸਨਾ“ 'ਪੁਤੁ ਦੇ। “ਹੱਥ। “ਲਾਡ। “ਸਣੇ। 'ਪਾ:-ਸਿਰ। 

॥੬੧॥ 

ਪਿਖਿ' ਪੌਤ੍ਹਿ ਤੂੰਡ” ਕੁਸ਼ੇਸ਼ਯ” ਸਾ"। _ 'ਵੇਖ ਕੇ। 'ਮੂੰਹ। 'ਕਮਲ। “ਜੈਸਾ। 

ਧਨ ਦੀਨਨ ਦੀਨ ਨਰੇਸ਼ਯਸਾ'। ਰਾਜਿਆਂ ਜੇਹਾ। 

ਤਨਿਯਾ' ਮਿਲਿ ਤੋਖ” ਤਿਖਾ ਤਰਖੀ2'। _'ਧੀ। 'ਪ੍ਸੰਨ ਹੋਈ। 'ਤ੍ਰੋਹ ਦੂਰ ਹੋਈ। 'ਪਾ:- 
ਤੋਖਹਿ ਖਾ ਹਰਖੀ। 

ਜਲ ਮੇਲ ਮਿਲਾ, ਸੁਖ ਸੋ _ਹਰਖੀ 

॥੬੨॥ 

ਦੋਹਰਾ: ਵੇਖ ਕੇ। “ਪੁੱਤੁ ਦਾ। “ਬਹੁਤਾ (ਅ) ਖਿੜਿਆ। 

ਕਾਲੂ ਬਦਨ ਬਿਲੋਕਿ' ਸੁਤ”, ਸਰਸਹਿ” 

ਸਰਬ ਸਮਾਜ। 

ਹਰਖ! ਅਧਿਕ? ਉਰ ਮਹਿ ਧਰਯੋ - 'ਅਨੰਦ। “ਬਹੁਤ। 

ਭਲੇ ਚਲਾਯੋ ਕਾਜ ॥੬੩॥ 

ਮੁਝ ਤੇ ਅਧਿਕ ਕਮਾਇ ਕਰਿ, ਸਰਬ 

ਪਦਾਰਥ ਕੀਨ। 

ਕੀਰਤਿ ਜਗ ਵਿਸਤ੍ਰਿੱਤ ਭੀ, ਦੀਨਨ 

ਦਾਨਹਿ ਦੀਨ- ॥੬੪॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤੋਟਕ ਛੰਦ: 

ਰਹਿ ਕੇਤਿਕ ਬਾਸੁਰ ਮਾਤ ਪਿਤਾ। 
ਮਿਲਿ ਕੈ ਸੁਤ' ਪੌਤ੍ਰਹਿ?, ਕੀਨ ਗਤਾ”। 
ਇਕ ਸਾਲ ਭਯੋ ਸੁਤ ਕੇ ਜਨਮੇ। 

ਮੁਖ ਹੇਰਤਿ ਮਾਤ ਖੁਸ਼ੀ ਮਨ ਮੇ 
॥੬੪॥ 

ਭਗਨੀ!' ਮਨ ਕੀ ਸਭਿ ਜਾਨ ਰਿਦੇ। 
ਮੁਖ ਨਾਨਕ ਬੈਨ ਭਨੇ ਸੁਖ ਦੇ। 

“ਇਕ ਬਾਰਿਕ ਲੇ ਪ੍ਰਤਿਪਾਰ ਕਰੋ। 
ਤੁਮ ਆਨ ਵਿਚਾਰ ਕਛੂ ਨ ਧਰੋ” 
॥੬੬॥ 

ਸੁਨਿ ਕੈ ਹਰਖੀ ਸਰਸੀ' ਉਰਮੈ?। 

ਭਵ ਰੰਕ! ਮਦਾਰ? ਪਯੋ” ਘਰ ਮੈ'। 


ਮੁਖਕੰਜ' ਬਿਲੋਕਤਿ? ਲਾਲਤਿ ਹੈ”। 
ਅਤਿ ਨੇਹ! ਧਰੇ ਪ੍ੁਤਿਪਾਲਤਿ ਹੈ 
॥੬੭॥ 

ਦਹਰਾ: 

ਸਿਰੀਚੰਦ ਧਰਿ ਨਾਮ ਤਿਹ, ਪਾਯੋ 
ਉਛੰਗ! ਭਤੀਜ”। 

ਉਰ ਅਨੰਦ ਬਹੁ ਨਾਨਕੀ ਸੋਦਰ ਲਖ੍ਯੋ! 
ਪੁਸੀਜ” ॥੯੮॥ 


485 





'ਪੁੱਤੂ ਤੇ। “ਖੌਤ੍ਰੇ ਨੂੰ। ਟੁਰ ਗਏ। 


!ਬਹੁਤ (ਅ) ਖਿੜੀ। “ਰਿਦੇ ਵਿਖੇ। 

'ਜਨਮ ਦੇ ਕੰਗਾਲ ਨੇ। “ਕਲਪ ਬ੍ਰਿੱਛ, ਸੂਰਗ ਦੇ 
ਪੰਜਾਂ ਬ੍ਰਿੱਛਾਂ ਵਿਚੋ ਇਕ ਬ੍ਰਿੱਛ। “ਪਾ ਲਿਆ। 
ਕਵਲ ਮੁਖ। “ਵੇਖਦੀ ਹੈ। “ਲਡਾਉਦੀ ਹੈ। 
/ਪ੍ਰੈਮ ਨਾਲ 


'ਗੋਦੀ। [ਸੰਸ. ਉਤਸੰਗ। “ਭਤੀਜਾ। 


ਭਰਾ ਨੂੰ ਜਾਣਿਆ ਕਿ। “ਪ੍ਰਸੰਨ ਹੈ। 


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਸਿਰੀ ਚੰਦ ਜਨਮ” ਪ੍ਰਸੰਗ ਬਰਨਨੰ 


ਨਾਮ ਛਬੀਸਮੋ ਧਜਾਇ ॥੨੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 486 





੨੭. [ਸ਼੍ਹੀ ਗੁਰੂ ਮੰਗਲ। ਮਨਸੁਖ ਤੇ ਭਗੀਰਥ।] 


(ਭਗੀਰਥ) ॥੨॥ 
(ਮਿਨਸੁਖ) ॥੩੬॥ 

(ਮਨਸੁਖ ਪੂਤੀ ਉਪਦੇਸ਼) ॥੬੭..॥ 

ਮੁਕਤੀ ਦੇ ਤਿੰਨ ਸਾਧਨ) ॥ ੭੨॥ 
ਦੋਹਰਾ: 
ਚਰਨ ਸ਼ਰਨ ਗੁਰੁ ਪਰਨ ਮਨ, ਨਖਨ ਨਿਹਿਕ ਛਬਿ ਮੂਲ। 
ਪਰਨ=ਪਰਣਾ, ਆਸਰਾ। ਨਖਨ=ਨਹੁੰ, ਨੌਹਾਂ ਦੀ। ਨਿਹਿਕ=ਹੀਰਾ। [ਸੰਸ. ਨਿਖ੍ਹ'] ਛਬਿ=ਸੁੰਦਰਤਾ। 
"ਨਿਖ੍ਹ=੧. ਸੋਨੇ ਦਾ ਟੁਕੜਾ, ੨. ਸੋਨੇ ਦਾ ਸਿੱਕਾ, ੩. ਸੋਨੇ ਦਾ ਤੋਲਾ, ੪. ਚਾਂਦੀ ਦਾ ਇਕਤੋਲ, 
ਪ.ਵੈਦਸਕ ਦਾ ਇਕ ਤੋਲ, ੬. ਸੋਨਾ, ੭. ਸੋਨੇ ਦਾ ਬਰਤਨ, ੮.ਸੋਨੇ ਦਾ ਇਕ ਗਲੇ ਦਾ ਗਹਿਣਾ, 
੯. ਹੀਰਾ। 
ਹਰਨ ਮਰਨ ਭਵ ਨਿਜ ਜਨਿਨ, ਨਮੋ, ਹੋਹਿ ਅਨਕੂਲ ॥੧॥ 
ਭਵ=ਜਨਮ। ਹਰਨ ਮਰਨ ਭਵ=ਜਨਮ ਮਰਨ ਨੂੰ ਹਰ ਲੈਣ ਵਾਲੇ। _ ਜਨਿਨ=ਦਾਸਾਂ_ਦੇ। 
ਅਨਕੂਲ=ਮੁਆਫਕ, ਜੋ ਵਿਰੁੱਧ ਕਦੇ ਨਾ ਹੋਣ, ਸਦਾ ਸਹਾਈ ਰਹਿਣ। 
ਅਰਥ: 
(ਸ਼ੀ) ਗੁਰੂ (ਜੀ ਦੇ ਉਨ੍ਹਾਂ) ਚਰਣਾਂ ਦੀ ਸ਼ਰਣ ਦਾ ਆਸਰਾ ਮਨ (ਵਿਚ ਲੈ ਕੇ) ਕਿ ਜਿਨ੍ਹਾਂ ਦੇ 
ਨਵ੍ਹਾਂ (ਦੀ ਛਬੀ) ਹੀਰੇ ਦੀ ਛਬੀ ਦਾ ਵੀ ਮੂਲ ਹੈ, (ਅਤੇ ਜੋ) ਆਪਣੇ ਦਾਸਾਂ ਦੇ ਜਨਮ ਮਰਨ 
(ਆਦਿ ਦੁਖਾਂ ਨੂੰ) ਹਰ ਲੈਣ ਵਾਲੇ ਹਨ (ਐਸੇ ਚਰਣਾਂ ਪਰ ਮੇਰੀ) ਨਮਸਕਾਰ ਹੋਵੇ, (ਓਹ) 
ਸਦਾ ਮੇਰੇ ਤੇ ਕ੍ਰਿਪਾਲੂ ਹੋਣ। 
ਭਾਵ: 
ਸ਼ੀ ਗੁਰੂ ਜੀ ਦੇ ਨਹੁੰਵਾਂ ਦੀ ਸੁੰਦਰਤਾਈ ਨੂੰ ਹੀਰੇ ਨਾਲ ਸ਼ੋਭਾ ਦੇਂਦੇ ਹੋਏ ਦੱਸਦੇ ਹਨ ਕਿ ਹੀਰੇ 
ਦੀ ਸ਼ੋਭਾ ਉਨ੍ਹਾਂ ਨਖਾਂ ਤੋਂ ਆਈ ਹੈ, ਅਰਥਾਤ ਓਹ ਹੀਰੇ ਤੋ ਭੀ ਵਧੀਕ ਸੁੰਦਰ ਹਨ। ਪਰ 
ਉਨ੍ਹਾਂ ਚਰਣਾਂ ਦੀ ਜਿਨ੍ਹਾਂ ਦੇ ਨਹੁੰ ਇੰਨੇ ਸੁੰਦਰ ਹਨ ਆਤਮ ਮੰਡਲ ਵਿਚ ਕੀਹ ਕੀਮਤ ਹੈ ? 
ਦੱਸਦੇ ਹਨ ਕਿ ਆਪਣੇ ਦਾਸਾਂ ਦੇ ਜਨਮ ਮਰਨ ਦੇ ਭੈ ਨੂੰ ਕੱਟਣ ਹਾਰੇ ਹਨ। ਜੋ ਪ੍ਰੇਮੀ 
ਸਤਿਗੁਰ ਜੀ ਦੇ ਚਰਣਾਂ ਦੇ ਧਯਾਨੀ ਹਨ, ਓਹਨਾਂ ਨੂੰ ਧਯਾਨ ਸਿੱਧ ਹੋਣ ਤੇ ਸਮਾਧੀ ਪ੍ਰਾਪਤ 
ਹੁੰਦੀ ਹੈ ਤੇ ਸਮਾਧੀ ਮੁਕਤੀ ਦਾਤਾ ਹੁੰਦੀ ਹੈ, ਕਿਉ” ਚਰਣਾਂ ਦਾ ਧਜਾਨ ਸਮਾਧੀ ਲਈ ਗੁਣਕਾਰ 
ਵਿਸ਼ੇਸ਼ ਹੈ? ਇਸ ਲਈ ਕਿ ਜਿਨ੍ਹਾਂ ਦੇ ਓਹ ਚਰਣ ਹਨ ਓਹ ਆਤਮ ਪਦ ਆਰੂੜ ਸਦਾ 
ਵਾਹਿਗੁਰੂ ਵਿਚ ਨਿਮਗਨ ਹਨ, ਉਨ੍ਹਾਂ ਦੇ ਅੰਗ ਅੰਗ ਵਿਚ ਆਤਮ ਰੰਗ ਭਰਪੂਰ ਤੇ ਰੱਬੀ 
ਰਸ ਡੁੱਲ੍ਹ ਡੁੱਲ੍ਹ ਪੈ ਰਿਹਾ ਹੈ, ਸੀਸ ਤੋ ਲੈ, ਹੱਥਾਂ ਦੀਆਂ ਉੱਗਲੀਆਂ ਤੇ ਚਰਨਾਂ ਦੀਆਂ 
ਉੱਗਲੀਆਂ ਤੋ ਮਾਨੋ ਓਰ ਨੂਰ ਹਰ ਵੇਲੇ ਬਰਸ ਰਿਹਾ ਹੈ, ਉਸ ਆਤਮ ਦਾਤ ਨਾਲ ਜੋ 
ਆਤਮ ਰਸ ਰੱਤੇ ਸਤਿਗੁਰੂ ਜੀ ਦੇ ਅੰਗਾਂ ਤੋਂ ਸੁਤੇ ਸਿੱਧ ਦਾਨ ਹੋ ਰਿਹਾ ਹੈ ਧਜਾਨੀ ਦੇ ਧਜਾਨ 
ਯਤਨ ਵਿਚ ਸਿੱਧੀ ਤੁਰੰਤ ਹੁੰਦੀ ਹੈ। ਐਸੇ ਸੁਖ ਦਾਤੇ ਚਰਨਾਂ ਲਈ ਅਰਦਾਸ ਕਰਦੇ ਹਨ ਕਿ 
ਓਹ ਸਦਾ ਮੇਰੇ ਤੇ ਕ੍ਰਿਪਾਲ ਹੋਣ। ਏਹੋ ਖਿਆਲ ਕਵਿ ਜੀ ਦਾ ਅਗਲੇ ਤ੍ਰੈਹਾਂ ਅਧਯਾਵਾਂ ਦੇ 
ਮੰਗਲਾਂ ਵਿਚ ਜਾਰੀ ਰਹਿੰਦਾ ਹੈ। 
ਸ਼ੀ ਬਾਲਾ ਸੰਧੁਰੁ ਵਾਚ ॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦੋਹਰਾ: 

ਪੁਰਿ ਸੁਲਤਾਨ ਸਮੀਪ ਹੈ ਮੈਲਸੀਹਾਂ 
ਇਕ ਗ੍ਰਾਮ। 

ਹੁਤੋ ਉਪਾਸਕ ਕਾਲਿਕਾ ਤਹਾਂ ਭਗੀਰਥ 
ਨਾਮ ॥੨॥ 

(ਭਗੀਰਥ) 

ਚੌਪਈ: 

ਜਿਉ” ਮਿਲਿ ਤਿਹ ਲਿਯ ਗੁਰਮਤਿ 
ਰੀਤੀ। 

ਤਿਉ ਮੈ' ਕਹੌਂ' ਸੁਨਹੁ ਕਰਿ ਪੁੀਤੀ। 
ਭਾਉ ਧਰੇ ਸੇਵਤਿ ਨਿਤ ਕਾਲੀ। 

ਸੁਚ ਸੰਜਮ ਕਰਿ ਭੂਰ/ ਸੁਚਾਲੀ ॥੩॥ 
ਰਟਹਿ ਨਾਮ “ਭੋ" ਭਵਾ! ਭਵਾਨੀ”। 


ਜਗਦੰਬਾ', ਤ੍ਰੈ ਗੁਨ ਕੀ ਖਾਨੀ। 
ਅਸ਼ਟਭੁਜੀ, ਅਸ਼ਟਾਯੁਧ' ਚਮਕਹਿਂ। 
ਦਾਂਤਨਿ!' ਪਾਂਤ2 ਬਿਸਾਲਾ2 ਦਮਕਹਿਂ 
॥੪॥ 

ਲਾਲ ਬਿਲੋਚਨ' ਮੁੰਡਨਮਾਲੀ”। 

ਛੋਡਤਿ ਤੁੰਡਹਿ' ਜ੍ਰਾਲ ਕਰਾਲੀ”। 
ਸਿੰਘ! ਬਾਹਨੀ?, ਸੰਤਨਪਾਲੀ”। 


ਦੈਤ ਸੰਘਾਤ' ਸੰਘਾਰਨ” ਕਾਲੀ ॥੫॥ 
ਮਧੁਕੈਟਭ, ਮਹਿਖਾਸੁਰ' ਮਰਦਨਾ। 


ਧੂਮ੍ਹਾਛ, ਚੰਡ ਮੁੰਡ' ਚਕਰਦਨਾ। 
ਰਕਤਬੀਜ” ਕੋ ਪਾਨੀ! ਰਕਤਾ?। 

ਸੁੱਭ ਨਿਸੁੰਭ' ਹਨਨਿ' ਵਡ ਸ਼ਕਤਾ? 
॥੬॥ 

ਅਭੈ ਦਾਨ ਦੈਨੀ ਤ੍ਰੈਲੋਕਾ। 

ਸਰਬ ਪੂਜਜ ਨਿਤ ਸਰਬ ਅਸ਼ੋਕਾ!। 
ਜਗਤ ਕਾਰਨੀ, ਆਦਿ ਕੁਮਾਰੀ। 

ਉਮਾ' ਰਮਾ? ਬਾਨੀ” ਤਨਧਾਰੀ“ ॥ ੭॥ 


487 





'ਬਹੁਤ। 
'ਸ਼ਿਵਾ। ਦੇਵੀ, ਸਾਰੇ ਦੇਵੀ ਦੇ ਨਾਮ ਟੁਰੇ ਹਨ। 
'ਪਾ:-ਕੋ। 

'ਜਗਤ ਮਾਤਾ। 

ਅੱਠੇ ਸ਼ਸਤੁ। 

ਦੰਦਾਂ ਦੀ। “ਪੰਕਤੀ। “ਬੜੀ। 


'ਲਾਲ ਨੇਤੁ। “ਸਿਰਾਂ (ਖੋਪਰੀਆਂ) ਦੀ ਮਾਲਾ। 
'ਮੁਖ ਤੋਂ। “ਅੱਗ। “ਭਯਾਨਕ। 

ਸ਼ੇਰ ਦੀ। “ਸਵਾਰੀ ਵਾਲੀ। “ਸੰਤਾਂ ਨੂੰ ਪਾਲਣ 
ਵਾਲੀ। 

ਸਮੂਹ ਦੈਤਾਂ ਨੂੰ। “ਨਾਸ਼ ਕਰਨ ਵਾਲੀ। 
ਮਹਿਖਾਸੁਰ ਨੂੰ ਮਲਨ ਵਾਲੀ। "ਸਾਰੇ ਨਾਮ ਦੈੱਤਾਂ 
ਦੇ ਹਨ। 

'ਨਾਸ਼ ਕਰਨ ਵਾਲੀ। 


'ਪੀਣ ਵਾਲੀ। “ਲਹੂ। 
।ਨਾਸ਼ਕ। “ਵੱਡੀ ਸ਼ਕਤੀ ਮਾਨ। 


'ਜਭ ਨੂੰ ਸ਼ੋਕ ਰਹਤ ਕਰਨ ਵਾਲੀ। 


'ਪਾਰਬਤੀ। “ਲੌਛਮੀ। “ਸਰਸੂਤੀ। “ਸਰੀਰ ਧਾਰ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 488 





ਕੇ ਹੋਈ। 

'ਚੰਡੀ। ਹਾਂ ਕਾਲ ਦਾ ਨਾਮੁ ਕਪਾਲ ਹੈ ਉਸ ਦੀ 
ਜੋ ਹੋਵੇ ਸੋ ਕਪਾਲੀ। ਭਾਵ ਜਗਤ ਮੂਲਕ 
ਪੁਕਿ੍‌ਤੀ, (ਅ) ਖੋਪਰੀਆਂ ਧਾਰਨ ਵਾਲੀ। 'ਪਾ:- 


ਦੇ ਹੈ 


ਜੈ ਦੁਰਗੇ!, ਦੁਰ ਧਰਖਣ£ ਗੌਰੀ। ___ 'ਦੁਰਗਾ। 'ਦੈਤਾਂ ਨੂੰ ਦਬਾਉਣ ਵਾਲੀ, (ਅੰ) 
ਕਰੜਾ ਹੈ ਤੇਰਾ ਦਬਾਉਣਾ (ਦੈਤਾਂ ਨੂੰ)। “ਚਿੱਟੇ 
ਰੰਗ ਵਾਲੀ। 

ਤੁਝ ਸੇਵਹਿ ਬਿਧਿ' ਸ਼ੰਕਰ” ਸ਼ੋਰੀ? 'ਬ੍ਹਮਾ। ”ਸ਼ਿਵ। 'ਸ਼ੋਰ ਵਿਸਨੂੰ। 

ਵੀ 

ਜਗ ਉਪਜਾਵਨਿ, ਪਾਲਨਿ, ਕਾਲਨਿ!। _ 'ਲਯ ਕਰਨ ਵਾਲੀ। 

ਅਕਲੌਕੀ ਦੁਰਜਨ ਦਲ! ਸਾਲਨਿ?। /ਦੁਰਜਨਾਂ ਦੇ ਦਲਾਂ ਨੂੰ। “ਦੁਖ ਦਾਤੀ। 

ਅਸਿ ਧਰਨੀ! ਹਰਨੀ ਅਗਜਯਾਨੈ। ਕ੍ਰਿਪਾਨ ਧਾਰਨ ਵਾਲੀ। 

ਸੁਖ ਕਰਣੀ ਦਲਣੀ! ਦਯਤਾਨੰ2 ॥੯॥ _ 'ਦਲਨ ਵਾਲੀ। “ਦੈੱਤਾਂ ਨੂੰ। 

ਨਮੋ ਨਮੋ ਸਸਿ! ਭਾਨੁ ਪੁਕਾਸ਼ੀ”। /ਚੰਦੂਮਾਂ ਤੇ। 'ਯੂਰਜ ਨੂੰ ਪੁਕਾਸ਼ਣ ਵਾਲੀ। 

ਨਮੋ ਅੰਗਜਨਿ' ਸਭਿ ਦੁਖ ਨਾਸ਼ੀ। 'ਨਾਸ਼ ਤੋਂ ਰਹਿਤ। 

ਪਰਮ ਰੂਪ ਪ੍ਰਗੱਜਾ' ਕੱਲਯਾਣੀ। 'ਬੁੱਧ ਰੂਪ (ਅ) ਸਰਸ੍ਹਤੀ। 

ਨਮੋ ਮੰਗਲਾ! ਭੋ ਸਰਬਾਣੀ ॥੧੦॥ __'ਖੁਸ਼ੀ ਦਾਤੀ। 

ਨਮੋ ਜੋਗ ਮਾਯਾ, ਬਰ ਦਾਨੀ”। ਵਿਸ਼ਨੂੰ ਦੀ ਮਾਯਾ, ਜਗਤ ਰਚਨ ਸਮੇ' ਦੀ ਰੱਬ 
ਦੀ ਸ਼ਕਤੀ ਸਰੂਪਾ। “ਵਰ ਦਾਤੀ। 

ਸਰਬ ਸ਼ਸਤ੍ਰ ਰੂਪਾ ਸਭਿ ਜਾਨੀ। 

ਬਰਬੰਡਨਿ! ਭੁਜਦੰਡ ਅਖੰਡੀ”। 'ਬਲਵਾਲੀ। “ਨਾ ਖੰਡੇ ਜਾਣ ਵਾਲੇ। 

ਨਮੋ ਨਮੋ ਪਗ ਚੰਡਿ ਪੁਚੰਡੀ` ॥੧੧॥ 

ਦੋਹਰਾ: ਮਇਸ। 

ਅਸ' ਪ੍ਰਕਾਰ ਬਹੁ ਨਾਮ ਜਪਿ, ਪੂਜਿ 

ਕਾਲਕਾ ਮਾਤ। 

ਹਰਣ ਤਿਮਰ ਅੱਗਯਾਨ ਕੋ! ਚਹਿਤਿ 'ਅਗਜਯਾਨ ਦਾ ਅਨ੍ਹੇਰਾ ਦੂਰ ਕਰਨ ਲਈ। 

ਰਿਦੇ ਦਿਨ ਰਾਤਿ ॥੧੨॥ 

ਚੌਪਈ: 'ਪਵਿੱਤੁਤਾ। 

ਏਕ ਦਿਵਸ ਸੁਚਿ' ਸੰਜਮਿ ਸਾਥਾ। 

ਬੰਦਹਿ ਧਰ ਪਰ! ਧਰਿ ਕਰਿ ਮਾਥਾ। __ 'ਧਰਤੀ ਤੇ। 

ਸੇਵਾ ਕਰਤਯੋ ਬਾਸੁਰ ਬੀਤਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 489 


ਤਦਪਿ!' ਨ ਤਜਹਿ ਬਧੀ ਚਿਤ ਪ੍ੀਤਾ 'ਤਾਂ ਭੀ। 

॥੧੩॥ 

ਰਹਜਯੋ ਕਾਲਿਕਾ ਮੰਦਰ ਮਾਂਹੀ। 

ਸਦਨ ਨ ਗਮਨਯੋ ਅਤਿ ਚਿਤ ਚਾਹੀ। 

ਅਰਧ ਨਿਸਾ! ਬੀਤੀ ਅਲਸਾਵਾ। 

ਤਬਹਿ _ਚੰਡਿਕਾ ਸੁਪਨ ਦਿਖਾਵਾ 

॥੧੪॥ 

ਭੋਂ ਸੁਮਤੇ' ! ਜੁ ਮਨੋਰਥ ਤੋਰਾ। 'ਹੇ ਸ੍ਰੇਸ਼ਟ ਪੁਰਸ਼। 

ਹੋਇ ਸਪੂਰਨ ਇਹ ਬਰ ਮੋਰਾ। 

ਨਿਜ ਸਰੂਪ ਕੋ ਲਖਿ ਹੈਂ ਗਯਾਨਾ। 

ਪ੍ਰਾਪਤਿ _ਹ੍ਹੋ _ਅਪਵਰਗ! _ਮਹਾਨਾ? 'ਮੁਕਤੀ। “ਵੱਡੀ। 

॥੧੫॥ 

ਪਰਾਲਬਧ ਹੈ ਤਨ ਕੀ ਜੋ ਲੌ”। 'ਜਦ ਤਕ। 

ਸੇਵਹੁ ਸ਼ੀ ਨਾਨਕ ਪਗ ਤੌ ਲੌ'। 'ਤਦ ਤਕ। 

ਏਥੇ ਆਪਣੇ ਭਗਤ ਨੂੰ ਮੁਕਤੀ ਪ੍ਰਾਪਤੀ ਵਾਸਤੇ ਗੁਰੂ ਨਾਨਕ ਜੀ ਦੀ ਸੇਵਾ ਵਾਸਤੇ ਉਪਦੇਸ਼ ਦੇਂਦੀ 
ਦੱਸੀ ਹੈ, ਯਥਾ:-ਗੁਰੂ ਗੂੰਥ ਵਾਕ-ਤੂ ਕਹੀਅਤ ਹੀ ਆਦਿ ਭਵਾਨੀ ॥ਮੁਕਤਿ ਕੀ ਬਰੀਆ ਕਹਾ 
ਛਪਾਨੀ ॥੪॥। ਗੋਂਡ ਨਾਮ: 

ਪੁਰਿ ਸੁਲਤਾਨਹਿ ਕੀਨਿ ਦੁਕਾਨਾ। 

ਦੁਰਯੋ ਰਹਤਿ ਹੈ! ਜਾਇ ਨ ਜਾਨਾ। 'ਵਿਪੇ ਰਹਿੰਦੇ ਹਨ। 

੧੬॥ 

ਸੀ ਕਰਤਾਰ ਰੂਪ ਅਵਤਾਰਾ।” 

"ਇਥੇ ਭਾਈ ਸੰਤੋਖ ਸਿੰਘ ਜੀ ਦੇਵੀ ਦੀ ਜ਼ਬਾਨੀ ਕਹਿ ਰਹੇ ਹਨ ਕਿ ਗੁਰੂ ਨਾਨਕ ਦੇਵ ਜੀ ਕਰਤਾਰ 
ਦਮਦਾਰ ਨ ਜਿਦ ਅਸ ਹੀ ਕਤ ਤਵਨ ਤਜ ਦੀ ਰੀ ਸਕ ਰੀ 
ਭਾਈ ਸੰਤੋਖ ਸਿੰਘ ਜੀ ਦੇ ਦੇਵੀ ਬਾਬਤ ਲੇਖਾਂ ਤੋ” ਦੇਵੀ ਨੂੰ ਗੁਰੂ ਜੀ ਤੋ ਵੱਡਾ ਸਮਝਿਆ ਜਾਵੇ? ਸ੍ਰੀ 
ਜਪੁਜੀ ਸਾਹਿਬ ਦੇ ਟੀਕੇ ਗਰਬ ਗੰਜਨੀ ਵਿਚ ਕਵਿ ਜੀ ਆਪ ਦੱਸਦੇ ਹਨ ਕਿ ਅਨੰਦ ਘਨ ਨੇ ਦਸਮ 
ਗੁਰੂ ਜੀ ਦਾ ਗੁਰੂ ਦੇਵੀ ਦੱਸਕੇ ਭੁੱਲ ਕੀਤੀ ਹੈ। ਕਵਿ ਜੀ ਉਥੇ ਦੱਸਦੇ ਹਨ ਕਿ ਦੇਵੀ ਗੁਰੂ ਨਹੀਂ ਹੈ 
ਰਿ “ਆਦਿ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝੀਅਹੁ 
ਹਮਾਰਾ। ` ਇਹ ਦਸਮੇ ਗੁਰਾਂ ਦਾ ਵਾਕ ਦੇ ਕੇ ਭਾਈ ਸੰਤੋਖ ਸਿੰਘ ਜੀ ਨੇ ਉਥੇ ਦਸ਼ਮੇਸ਼ ਜੀ ਦਾ ਗੁਰੂ 


“ਵਾਹਿਗੁਰੂ ` ਨੂੰ ਸਿੱਧ ਕੀਤਾ ਹੈ, ਦੇਵੀ ਗੁਰੂ ਨਹੀਂ ਹੈ। ਵਿਸ਼ੇਸ਼ ਲਈ ਦੇਖੋ ਰੁਤ ੩ ਅੰਸੂ ੧੨ ਦੇ 
ਅੰਤ ਦੀ ਟੂਕ। ਅਤੇ ਇਸੇ ਗੂੰਥਾਵਲੀ ਦੀ ਪ੍ਰਸਤਾਵਨਾ ਦਾ “ਕਵੀ ਜੀ ਦੀ ਇਸ਼ਟਾਪਤੀ” ਵਾਲਾ ਲੇਖ। 


ਗਜ ਨਨ ਨਾਚਨ ਕੀ ਤਨ ਗਾਜਾ। 
ਧਰਿ ਸ਼ਰਧਾ ਦਰਸ਼ਹੁ ਦੁਖ ਦਾਹੂ'। ਨਾਸ਼ਕ। 
ਜਗ ਜੀਵਨ ਕੋ ਲੇਵਹੁ ਲਾਹੂ ` ॥੧੭॥ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 








ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 490 


ਇਤੇ ਮਾਤ੍ਹ ਮਹਿ ਖੁਲੇ ਬਿਲੋਚਨਾਂ। 

ਲਖਿ ਸੁਪਨੇ ਕੋ ਕਰਿ ਬਹੁ ਸੋਚਨ। 

ਭੋਰ! ਹੋਤਿ ਲੋ ਦਿਢ? ਬੈਰਾਗਾ। 

ਭਯੋ ਰਿਦੈ ਨਿਜ ਕੁਟੰਬ _ਤਯਾਗਾ 

॥੧੮॥ 

ਗ੍ਰਾਮ ਚੋਧਰਤਾ ਆਦਿ ਬਿਭੂਤੀ/। ।ਐਸ਼ੂਰਜ ਦੇ ਸਾਮਾਨ। 

ਤਜਿ ਗਮਨਜਯੋ ਅਤਿਸ਼ੈ ਮਤਿ ਪੁਤੀ!। __ 'ਜਿਸਦੀ ਬੁੱਧੀ ਬਹੁਤ ਪਵਿੱਤਰ ਸੀ। 
ਰੋਕ ਰਹੇ ਨਰ ਰੁਕਤਿ ਨ ਕੈਸੇ। 

ਪੇਮ ਪੁਵਾਹਿ ਬਹਯੋ ਹੜ ਜੈਸੇ ॥੧੯॥ 

ਆਵਾ ਪੁਰਿ ਸੁਲਤਾਨਹਿ ਤੂਰਨ। 

ਪ੍ਰੇਮ ਸੰਗਿ ਹਿਰਦਾ ਪਰਿਪੂਰਨ। 

ਜਹਿਂ ਆਪਨ! ਪਰ ਜਾਚਕ? ਭੀਰਾ। 'ਹੱਟ। 'ਸੰਗਤਿਆਂ ਦੀ। 
ਦਰਸ਼ਨ _ ਹੇਤਹਿ' _ਹੋਤਿ _ ਅਧੀਰਾ_ 'ਵਾਸਤੇ। 

॥੨੦॥ 

ਪਗ ਪਰ ਪਰਿ ਰਹਯੋ ਦੰਡ ਸਮਾਨਾ। ਡੰਡੇ ਵਾਂਗ ਭਾਵ ਲੋਬਾ ਪੈ ਰਿਹਾ ਪੈਰਾਂ ਉਤੇ। 
ਬਯਾਕੁਲ ਭਾ ਤਨ ਸੁਧਿ ਬਿਸਰਾਨਾ। 





ਸਭਿ ਬ੍ਰਿਤਾਂਤ ਲਖਿ ਕਰਿ ਜਗਨਾਥਾ। 

ਹਾਥ ਛੁਹਾਯੋ ਮਾਥਹਿ ਸਾਥਾ ॥੨੧॥ 

ਭੁਜਾ ਪਕਰਿ ਕੈ ਬਹੁਰ ਬਿਠਾਯੋ। 

ਸ਼ੀ ਮੁਖ ਕੋਮਲ ਵਾਕ ਅਲਾਯੋ। 

“ਕੌਨ ਮਨੋਰਥ, ਕਿਹ ਤੇ ਆਵਾ? /ਕਿੱਥੋਂ। 

ਚਹਯੋ ਸੁ ਦੇਉ” ਕਹੋ _ਮਨਭਾਵਾ!” 'ਮਨ ਭਾਉਂਦੀ ਗੱਲ ਆਖ। 


॥੨੨॥ 

ਸੁਨਤਿ ਭਗੀਰਥ ਬੋਲਯੋ ਬਾਨੀ। 

“ਸਭਿ ਜਾਨਤਿ ਹੋ ਤੁਮ ਗੁਨ ਖਾਨੀ। 

ਤਦਪਿ ਕਹੌ' ਬੂਝਨਿ! ਅਨੁਸਾਰੀ”। (ਆਪਦੇ) ਪੁੱਛਣ। 'ਮੂਜਬ। 
ਰਹਯੋ _ਚਹਿਤਿ ਹੋ ਸ਼ਰਨ ਤੁਮਾਰੀ 

॥੨੩॥ 

ਗ੍ਰਾਮ ਮੈਲਸੀਹੇ' ਮਹਿੰ ਧਾਮਾ। 

ਕਰੋ ਉਪਾਸਨ ਕਾਲੀ ਨਾਮਾ। 

ਕ੍ਰਿਪਾ ਕੀਨਿ ਮੁਝ ਪਰ ਜਗਮਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੁਮਤਿ ਦੀਨਿ ਕਹਿ ਗਾਥ! ਬੁਝਾਈ 'ਕਥਾ, ਗਲ। “ਸਮਝਾਈ। 
॥੨੪॥ 

ਮੈ ਆਯੋ ਤੁਮ ਸੇਵਨ ਚਰਨਾ। 

ਨਮੋ ਨਮੋ ਭੋਂ ਅਸ਼ਰਨ ਸ਼ਰਨਾ' !” ।ਹੇ ਸ਼ਰਨ ਹੀਨਾਂ ਨੂੰ ਸ਼ਰਨ ਦਾਤੇ। 
ਸੁਨੀ ਸ਼੍ਰੋਨ ਮਹਿਂ ਬਿਨੈ ਬਿਸਾਲਾ। 

ਪਰਮ ਪ੍ਰਸੀਦੇ' ਦੀਨ ਦਯਾਲਾ ॥੨੫॥ _ 'ਪੁਸੰਨ ਹੋਏ। 

ਜਗਤ ਸਭਿਹਿ ਪਰਪੰਚ' ਦਿਖਾਯੋ। 'ਮਿਥਿਆ। 

ਬਹੁਰੋ ਅਪਨੀ ਸੇਵ ਲਗਾਯੋ। 

ਰਹਤਿ ਭਯੋ ਦਰਸ਼ਨ ਨਿਤ ਕਰਿਹੀ। 

ਚਰਨ ਪਖਾਰਿ!' ਹਰਖ ਉਰ ਧਰਿਹੀ 

॥੨੬॥ 

ਜਿਉ” ਕਰੁਨਾਨਿਧਿ' ਦੇਹਿਂ ਰਜਾਈ”। 

ਤੈਸੇ ਕਰਹਿ ਸਦਾ ਮਨ ਭਾਈ। 

ਬੀਤਯੋ ਅਸ ਪੁਕਾਰ ਕਛੁ ਕਾਲਾ। 

ਸ਼ਰਧਾ ਧਾਰਤਿ ਰਿਦੈ ਬਿਸਾਲਾ ॥੨੭॥ 

ਗਮਨਜਯੋ ਨਿਜ ਪੁਰਿ ਤੇ ਮਰਦਾਨਾ। 





ਆਯੋ ਗੁਰ ਢਿਗ ਪੁਰਿ ਸੁਲਤਾਨਾ। 
ਬੰਦਨ ਕਰਿ ਉਚਰਯੋ ਕਲਯਾਨਾ। 


ਬੈਸ _ਗਯੋ__ਪੁਨਿ ਭਾਗ _ਮਹਾਨਾ! 'ਜਿਸ (ਮਰਦਾਨੇ) ਦੇ ਭਾਗ ਵਡੇ ਸਨ। 


॥੨੮॥ 

ਤਲਵੰਡੀ ਕੇ ਕੁਸ਼ਲ' ਸੰਦੇਸ਼ੇ”। 'ਸੁਖ ਦੇ। “ਸਨੇਹੇ। 

ਦੇਤਿ ਭਯੋ ਬੂਝੇ ਗੁਰ ਜੈਸੇ। 

ਅਪਨ ਪੁਯੋਜਨ' ਬਹੁਰ ਸੁਨਾਯੋ। (ਆਪਣਾ ਮਤਲਬ। 

ਜਾਂ ਕੇ ਹਿਤ ਚਲਿ ਕਰਿ ਪੁਰਿ ਆਯੋ _'ਜਿਸ ਵਾਸਤੇ। 

॥੨੯॥ 

“ਸੁਨਿ ਜਜਮਾਨ' ! ਬਚਨ ਤੁਮ ਭਾਖਾ। _ 'ਪਾ:ਸੁਨ ਸ਼੍ਰੀ ਪੁਭੂ। 
ਤਜਹੁ ਅਪਰ ਜਾਚਨ! ਅਭਿਲਾਖਾ”। ਹੋਰ ਥੋ' ਮੰਗਣ ਦੀ। “ਇੱਛਾ। 
ਯਾਂ ਤੇ ਮਾਂਗੋ' ਮੈ ਨਹਿਂ ਕੋਊ। 

ਤੁਮਰੋ _ ਬਚਨ _ਚਿਤਾਰਤਿ! _ ਸੋਊ 'ਯਾਦ ਕਰਕੇ। 

॥੩੦॥ 

ਔਰ ਚਲਤਿ ਨੀਕੀ ਗੁਜਰਾਨਾ'। ਹੋਰ ਗੁਜਰਾਨ ਤਾਂ ਚੰਗੀ ਚਲਦੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਨਿਯਾ!' ਬਯਾਹਨਿ” ਖਰਚ ਮਹਾਨਾ। !ਧੀ ਦੇ। “ਵਿਆਹ ਕਰਨ ਦਾ। 
ਤਾਂ ਕੀ ਸ਼ਕਤਿ ਨ ਸਦਨ ਹਮਾਰੇ। 

ਯਾ ਹਿਤ ਆਯੋ ਨਿਕਟਿ ਤੁਮਾਰੇ 

॥੩੧॥ 

ਅਸਿ ਪੁਕਾਰ ਸੁਨਿ ਕਰਿ ਸੁਖ ਰਾਸਾ। 

ਤਿਹ ਛਿਨ ਹੁਤੋਂ ਭਗੀਰਥ ਪਾਸਾ। 

ਤਾਂ ਸੋ ਬੋਲੇ ਕ੍ਰਿਪਾ ਨਿਧਾਨਾ। 

“ਕਰਹੁ _ਕਾਜ ਤੂੰ _ਪਰਮ _ਸਯਾਨਾ 

॥੩੨॥ 

ਬਯਾਹ ਸੋਜ ਲਿਖਿ ਕਾਗਦ ਸਭਿਹੀ। __ 'ਵਿਆਹ ਦਾ ਸਮਾਨ। 
ਗਮਨਹੁ ਲਵਪੁਰਿ' ਮਾਰਗ ਅਬ ਹੀ। __ 'ਲਾਹੌਰ। 

ਇਹ ਸਥਾਨ ਹੂ ਵਸਤੁ ਨ ਪੂਰੀ। 

ਤਹਿਂ ਬਿਲੋਕਿ ਕੈ `ਆਨਹੁ _ਰੂਰੀ! 'ਸੁੰਦਰ। 

॥੩੩॥ 

ਰਜਨੀ ਏਕ ਬਸਹੁ ਪੁਰਿ? ਮਾਂਹੀ। 'ਰਾਤ। “ਭਾਵ ਲਾਹੌਰ। 
ਤੂਰਨ ਆਵਨ ਬਿਲਮਹੁ ਨਾਂਹੀ। ” 

ਧਰਿ ਰਜਾਇ ਸਿਰ ਪਰ ਜਗਨਾਥਾ!। __ 'ਭਾਵ ਗੁਰੂ ਜੀ ਦੀ। 
ਲਿਖ੍ਯੋ _ਬੂਝਿ! _ ਮਰਦਾਨੇ _ਸਾਥਾ? 'ਪੁੱਛਕੇ। “ਕੋਲੋਂ। 
॥੩੪॥ 

ਬਾਂਛਿਤਿ ਦਰਬ ਲੇਯ ਨਿਜ ਹਾਥਾ। 

ਗਮਨਜਯੋ ਪੰਥ ਨਾਇ! ਪਦ” ਮਾਥਾ”। 'ਨਿਵਾਕੇ। “ਚਰਨਾਂ ਪੁਰ। 'ਮੱਥਾ। 
ਪਹੁੰਚਯੋ ਲਵਪੁਰਿ ਨਗਰ ਮਝਾਰਾ। 

ਇਕ ਦੁਕਾਨ ਪੁਰ ਸ਼ਾਹ ਨਿਹਾਰਾ 

॥੩੫॥ 

ਮਨਸੁਖ ਨਾਮ ਹੁਤੋਂ ਜਿਸ ਕੇਰੋ। 

(ਮਨਸੁਖ) 

ਧਨੀ ਅਧਿਕ ਵਾਪਾਰ ਘਨੇਰੋ। 

ਤਿਹ ਕੇ ਸਾਥ ਕਹੀ ਨਿਜ ਗਾਥਾ। 

ਸਰਬ _ਦਰਬ ਕੋ ਲੇ ਕਰਿ ਹਾਥਾ 

॥੨੬॥ 

“ਬਯਾਹ ਸੌਜ ਕਾਗਦ ਪਰ ਜੇਤੀ। 





492 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 493 


ਆਪ ਸਰਬ ਲੈ ਦੀਜੈ ਤੇਤੀ। 

ਏਕ ਨਿਸਾ ਬਸਿਹੋ' ਇਸ ਨਗਰਾ। 

ਤੂਰਨ _ਕਰਿਯੇ _ ਕਾਰਜ _ਸਗਰਾ” 

॥੩੭॥ 

ਸੁਨਿ ਕਰਿ ਮਨਸੁਖ ਤਿਹ ਸਨਮਾਨਾ!। _ 'ਆਦਰ ਕੀਤਾ। 
ਨਿਕਟਿ ਬਿਠਾਯੋ ਬਚਨ ਬਖਾਨਾ। 

“ਅਬ ਪੁਦੋਖ ਭੀ! ਕਰਹੁ ਨਿਵੇਸਾ?। 'ਸੰਧਯਾ ਹੋ ਗਈ ਹੈ। “ਨਿਵਾਸ। 
ਭੋਰਿ ਹੋਤਿ ਲੇ ਵਸਤੁ ਸੁ ਦੇਸਾਂ!” 'ਲੈ ਦਿਆਂਗਾ। 
॥੩੮॥ 

ਸੋ ਕਾਗਦ ਪੁਨ ਪਠਜਯੋ!' ਵਿਚਾਰੀ। 'ਪੜ੍ਹਿਆ। 
“ਅਵਰ ਵਸਤੁ ਸਭਿ ਹੋਇ ਤਯਾਰੀ। 

ਬਿਲਮ ਲਗਹਿ ਕਰਿਵਾਵਤਿ ਚੂੜਾ। 

ਜੌ ਲੀਯੋ, ਚਾਹਤਿ ਹੈ' ਰੂੜਾ'” ॥੩੯॥ 'ਸੁੰਦਰ। 
ਤਬਹਿ ਭਗੀਰਥ ਬੋਲਯੋ ਬਾਨੀ। 

ਸੁਨਹੁ ਸ਼ਾਹੁ ! ਵਿਪਰੀਤਿ ਕਹਾਨੀ'। ਗਲ ਪੁੱਨੀ ਹੈ। 
ਦੂਜੀ ਨਿਸਾ! ਰਹੋ ਜੇ ਨਗਰਾ। 'ਦੂਜੀ ਰਾਤ। 
ਬਾਦ ਜਨਮ _ਜਾਵਹਿ ਮੁਝ ਸਗਰਾ? 

॥੪੦॥ 

ਕਹੋ ਸ਼ਾਹੁ “ਕੋ ਯਾ ਕੋ ਕਾਰਣ? 

ਉਰ ਸੰਸੈ ਭਾ! ਕਰਹੁ ਨਿਵਾਰਣ। 'ਹੋਇਆ ਹੈ। 

ਜੋ ਮਾਨਵ' ਭੇਜਯੋ ਨ੍ਰਿਪਤਾਦੁ”। ਮਨੁਖ। “ਕਿਸੇ ਰਾਜੇ ਆਦਿਕ ਨੇ। 
ਉਚਰੈ ਯੌਨ -ਜਨਮ ਹੁਇ ਬਾਦੁ-। 

੪੧। 

ਸੁਨਹੁ ਸ਼ਾਹੁ ਮਮ ਸਤਿਗੁਰ ਪੂਰਾ। 

ਜਾਂ ਕੋ ਬਚਨ ਹੋਤਿ ਨਹਿਂ ਊਰਾ। ਖਾਲੀ ਨਹੀਂ ਜਾਂਦਾ। 
ਤਿਨ ਕੀ ਆਇਸੁ' ਜਾਨਹੁ ਐਸ। ।ਆਗ੍ਯਾ। 

ਦੂਜੀ ਨਿਸ, ਪੁਰਿ' ਰਹੋ ਨ ਜੈਸੇ? 'ਭਾਵ ਲਾਹੌਰ। 'ਪਾ:-ਕੈਸੇ। 
॥੪੨॥ 

ਸੁਨਿ ਕਰਿ ਮਨਸੁਖ ਬਚਨ ਬਖਾਨਾ। 

“ਕਲੀ ਕਾਲ ਅਤਿਸ਼ੈ ਬਲਵਾਨਾ। 

ਇਸ ਮਹਿ ਐਸੋ ਕੋਇ ਨ ਪੂਰਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 494 





ਤੂੰ ਭਾਖਤਿ ਜੈਸੋ ਜਸੁ ਰੂਰਾ'” ॥੪੩॥ _'ਸੁੰਦਰ ਜਸ। 

“ਭੋਂ ਸੁਮਤੇ! ! ਨਹਿ ਕੀਜੈ ਸੰਸਾ। /ਹੇ ਬੁਧੀਵਾਨ ! 
ਜਿਸਕੀ ਮੈ ਭਾਖਤਿ ਸੁ ਪੁਸੰਸਾ। 'ਮਹਿਮਾ। 

ਤਿਸ ਮਹਿ ਧਰਹੁ ਜਿ ਸ਼ਰਧਾ ਪੂਰੀ। 

ਜਗਤ _ ਕੁਬੰਧਨ _ ਹਰਹਹਿ'__ ਦੂਰੀ 

॥੪੪॥ 

ਕਲੀਕਾਲ ਤਾਰਨ! ਕਰਤਾਰਾ?। 

ਨਿਜ ਸਰੂਪ ਕੀਨੋ ਅਵਤਾਰਾ। 

ਜਿਹਕੇ ਜਾਗਹਿ' ਭਾਗ ਮਹਾਨਾ। 

ਸੋ ਮਹਿਮਾ ਜਾਨਹਿ ਮਤਿਵਾਨਾ ॥੪੫॥ 

ਲੋਕਿਕ ਰੀਤਿ ਕਰਹਿ ਨਿਰਬਾਹੂ। 

ਰਿਦੇ ਗਜਾਨ ਘਨਾਂ ਅਗਮ ਅਥਾਹੁ। 'ਜੰਘਣਾ ਭਾਵ ਅਵਿਰਲ, ਇਕ ਰਸ। 
ਸਰਬ ਘਟਨ ਕੋ ਅੰਤਰਜਾਮੀ। 

ਨਯੰਤਾ! _ਚੌਦਹਿ _ਲੋਕਨਿ? _ਸ੍ਹਾਮੀ” 'ਪੋਰਕ। “ਚੌਦਾਂ ਲੋਕਾਂ ਦਾ। 
॥੪੬॥ 

ਸੰਤ ਮਿਲਨ ਕੀ ਜਿਹ ਅਭਿਲਾਖਾ। 


ਅਸ ਮਨਸੁਖ ਬਹੁਰੋ ਬਚ! ਭਾਖਾ। 
“ਜੇ ਮੁਝ ਦੇ ਕਛੁ ਕਲਾ ਦਿਖਾਈ। 
ਤਬ ਹੋਵੇਂ ਮੈ ਸਿਖ ਹਿਤ ਲਾਈ 


॥੪੭॥ 

ਦੰਭੀ ਸਾਧੁ ਮਿਲੇ ਬਹੁਤੇਰੇ। 

ਸ਼ਾਂਤਿ ਨ ਪਰਾਪਤਿ ਭੀ' ਕਿਹ ਹੇਰੇ2। __'ਹੋਈ। “ਕਿਸੇ ਦੇ ਭੀ ਡਿੱਠਿਆਂ ਸ਼ਾਂਤੀ ਨਾ ਹੋਈ। 
ਯਾਂ ਤੇ ਮੁਝੇ ਨ ਉਪਜਤਿ ਪੁੀਤਾ। 

ਬਿਨ ਅਜ਼ਮਤਿ! ਨਹਿ ਹੋਤਿ ਪੁਤੀਤਾ?” 'ਕਰਾਮਾਤ (ਦੇਖਿਆਂ) ਬਿਨਾਂ। “ਨਿਸ਼ਚਾ। 
॥੪੮॥ 

ਕਹਤਿ ਭਗੀਰਥ 'ਸ਼ਾਹੁ ! ਸੁਨੀਜੈ। 

ਰਿਦੈ ਕੁਤਰਕਨ' ਦੁਰ ਕਰੀਜੈ। 'ਦਿਲ ਦੀਆਂ ਹੁੱਜਤਾਂ। 

ਸ਼ਰਧਾ ਧਾਰਿ ਦੇਖਿਯੇ ਦਰਸ਼ਨ। 

ਬਿਨੈ ਸਹਿਤ ਕੀਜੈ _ਪਗ ਪਰਸਨ 

॥੪੯॥ 

ਬਚਨ ਸੁਨਤਿ ਪ੍ਰਾਪਤਿ ਹੂ ਸ਼ਾਂਤਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨਿਜ ਸਰੂਪ ਕੀ ਪਾਵਹਿ ਗਯਾਤਾ। 

ਜੇਕਰਿ ਕਲਾ ਚਹਿਤਿ ਤੁਮ ਦੇਖਾ। 

ਯਹਿ ਕੁਛ ਬਾਤ ਨ ਤਹਾਂ ਵਿਸ਼ੇਖਾ! 'ਬੜੀ ਬਾਤ ਨਹੀਂ। 
॥੫੦॥ 

ਉਦਿਧ' ਨਿਕਟਿ ਤੇ ਜਲ ਕਨ? ਜੋਈ। _'ਸਮੁੰਦਰ। “ਜਲ ਦੇ ਕਿਣਕੇ। 
ਜਾਚੇ! ਤਹਾਂ ਨ ਘਾਟੋ ਕੋਈ। 'ਜੇ ਕੋਈ ਮੰਗੇ ਤਾਂ। 

ਦਿਢ ਨਿਸ਼ਚਾ ਕਰਿ ਚਲਿ ਮੁਝ ਸੰਗਾ। 

॥੫੧॥ 

ਮਨਸੁਖ ਸੁਨਿ ਕਰਿ ਸ਼੍ਰੋਨਨ ਬੈਨਾ। 

ਚਲਨ ਜਾਹਿ ਭੀ ਢਿਗ ਗੁਨ ਐਨਾ। 

ਕਰਿ ਸੰਭਾਖਣ' ਆਪਸ ਮਾਂਹੀ। 

ਅਸਨ ਅਚਯੋ!' ਕਿਯ ਮੈਨ”? ਤਹਾਂਹੀ 

॥੫੨॥ 

ਭੋਰ ਹੋਤਿ ਉਠਿ ਕੀਨ ਸ਼ਨਾਨਾ। 

ਸੋਜ ਬਨਜ ਲੀਨੀ ਬਿਧਿ ਨਾਨਾ। 

ਮਨਸੁਖ ਕਹੈ ਭਗੀਰਥ ਸੰਗਾ। 

“ਇਕ ਚੂੜਾ ਮਮ ਸਦਨ! ਸੁ ਰੰਗਾ 'ਮੇਰੇ ਘਰ। 

॥੫੩॥ 

ਤਾਂ ਕੋ ਬੇਚਨ ਕਰੋ” ਕਦਾਇ ਨਾ। ਉਹ ਮੈ ਕਦੇ ਭੀ ਵੇਚਣਾ ਨਹੀਂ ਹੈਸੀ। 
ਸੋ ਮੈ' ਦੇਵੋ ਤਿਨਹਿ' ਉਪਾਇਨਾ। ਉਨ੍ਹਾਂ ਨੂੰ ਉਹ ਮੈਂ। “ਭੇਟਾ ਦਿਆਂਗਾ। 
ਅਪਰ! ਖਰੀਦਨ ਜੇ ਮਤ ਤੇਰੀ। /ਹੋਰ। 

ਦੂਜੀ _ਨਿਸਾ! _ਬਸਨ£ ਹੂ ਦੇਰੀ? 'ਰਾਤ। “ਰਹਿਣ ਦੀ। 
॥੫੪॥ 

ਸੁਨਤਿ ਭਗੀਰਥ ਭਾਖੀ ਬਾਨੀ। 

“ਤਸ' ਕਰਿਯੇ ਜਸ? ਬਿਧਿ ਮਨ 

ਠਾਨੀ। ” 

ਬਯਾਹ ਸੌਜ ਲੇ ਕਰਿ ਸਭਿ ਰੂਰੀ। 

ਮਗ ਗਮਨੇ ਯੁਗ! ਜਿਨ ਮਤਿ ਭੂਰੀ 

॥੫੫॥ 


੭੨੩੩ 


ਮਨਸੁਖ ਕਹੈ “ਲੇਯ ਮੁਝ ਨਾਮਾ। 





495 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਰਹਿ ਅਵਾਹਨ' ਜੇ ਸੁਖਧਾਮਾ?। 
ਦਿਢ! ਪੁਤੀਤ ਤਬ ਉਰ ਮਹਿੰ ਜਾਗੇ। 
ਸਤਿ ਜਾਨੌ ਮੈਂ -ਇਹ ਦੁਖ ਦਾਗੈ?-? 
॥੫੬॥ 

ਅਸ ਬਿਧਿ ਉਚਰਤਿ ਆਪਸ ਮਾਂਹੀ। 
ਤਜਿ ਮਾਰਗ ਪਹੁੰਚੇ ਪੁਰਿ ਪਾਹੀ। 
ਜਹਿਂ ਆਪਨ! ਪਰ ਦੀਨ ਦਯਾਲਾ। 
ਤਹਿਂ ਆਏ ਚਲਿ ਕਰਿ ਤਤਕਾਲਾ 
॥੫੭॥ 
ਅਵਿਲੋਕਤਿ ਭੇ ਉਤਪਲ ਲੋਚਨਾ। 
ਬਚਨ ਉਚਾਰੇ ਭੁਮਹਿ ਬਿਮੋਚਨਾ। 
“ਆਉ ਭਗੀਰਥ ਪਰਉਪਕਾਰੀ ! 

ਮਨ _ ਮਲਯਾਗਰ ਰੀਤਿ ਵਿਚਾਰੀ! 
॥੫੮॥ 

ਪੂਰਬ ਥੋ ਮਨਸੁਖ ਇਹ ਕਾਚਾ ॥ 
ਕਿਯੋ ਨਾਮ ਚਾਹਿਤਿ ਅਬ ਸਾਚਾ। 

ਯਾਂ ਤੇ ਆਨਯੋ ਅਪਨੇ ਸੰਗਾ। 

ਧੰਨ ਸੰਤ ਮਤਿ ਕੀਟੀ ਭ੍ਰਿੰਗਾ?” 
॥੫੯॥ 

ਸੁਨਿ ਬਚ ਧਾਇ ਚਰਨ ਲਪਟਾਏ। 
ਮਨਹੁ ਮਿਲਯੋ ਜਲ ਅਧਿਕ ਤਿਸਾਏ”। 
ਬਯਾਹ ਸੋਜ ਧਰਿ ਦੀਨਿ ਅਗਾਰੀ। 
ਬਹੁਰ _ਭਗੀਰਥ _ਗਿਰਾ _ ਉਚਾਰੀ 
॥੬੦॥ 

“ਅਵਰ ਸਰਬ ਰਾਵਰ ਕੋ! ਗਯਾਤਾ। 
ਕਹਿਨ ਬਨੈ ਨਹਿਂ ਮਮ ਸੁਖ ਦਾਤਾ ! 
ਨਾਮ ਪਤਿਤ ਪਾਵਨ ਸੁਨਿ ਸ਼੍ਰੋਨੇ'। 
ਯਹਿ ਆਵਾ ਤੁਮਰੋ ਸਿਖ ਹੋਨੇ ! 
॥੬੧॥ 

ਸ਼ੀ ਗੁਰੁ ਕਰਿ ਤਿਨ ਕੋ ਸਨਮਾਨਾ। 
ਬਹੁਰ ਹਕਾਰਿ ਲਯੋ ਮਰਦਾਨਾ। 


496 





'ਬੁਲਾਵਨ। 'ਗੁਰੂ ਜੀ। 

'ਪੱਕੀ। 

ਤਾਂ ਮੈ ਸੱਚ ਜਾਣ ਲਵਾਂਗਾ ਕਿ ਮੇਰਾ ਦੁਖ ਏਹ 
ਦਗਧ ਕਰਨਗੇ। 


/ਕਵਲ ਨੈਣ ਜੀ ਨੇ ਵੇਖੇ। 
'ਭਰਮ ਦੂਰ ਕਰਨ ਵਾਲੇ। 


'ਤੇਰੀ ਰੀਤੀ ਨੂੰ ਅਸਾਂ ਚੰਦਨ ਵਤ ਸਮਝਿਆ ਹੈ 
ਭਾਵ ਦੂਜੇ ਨੂੰ ਸੁਗੰਧੀ ਲਾਉਂਦਾ ਹੈ। 


'ਜੰਤ ਮਤਾ। 'ਜੀਕੁਣ ਭ੍ਰਿੰਗੀ ਹੋਰ ਕੀੜੇ ਨੂੰ 
ਭ੍ਰਿੰਗੀ ਬਣਾਉਂਦਾ ਹੈ, ਇਹੋ ਸੰਤਾਂ ਦੀ ਮਤੀ ਹੈ। 
ਕੀਟਭ੍ਰਿੰਗ ਇਕ ਕਵਿ ਸੰਕੇਤਕ ਦ੍ਰਿਸ਼ਟਾਂਤ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 497 


ਬਯਾਹ ਸੌਜ ਦੀਨੀ ਕਰਿ ਪੂਰੀ। 

ਹਰਖਤਿ _ ਭਯੋ _ਬਿਲੋਕਤਿ _ਰੂਰੀ! 'ਸੁੰਦਰ। 
॥੬੨॥ 

ਦਰਬ ਸੰਗ ਪੁਨ ਦੀਨ' ਮੁਕੰਦਾ। 'ਨਾਲ ਹੋਰ ਧਨ ਦਿੱਤਾ। 
ਲੇ ਗਮਨਜਯੋ ਉਰ ਧਾਰਿ ਅਨੰਦਾ। 
ਤਲਵੰਡੀ ਬਹੁ ਜਸ ਬਿਸਤਾਰਾ। 

ਕਹੈ “ਨ ਤਿਨ ਸਮ ਅਪਰ ਉਦਾਰਾ? 
॥੬੩॥ 

ਪੁਰਿ ਸੁਲਤਾਨਹਿ ਮਨਸੁਖ ਸੋਊ। 

ਸ਼ਰਧਾ ਵਧੀ ਬਿਤੇ ਦਿਨ ਦੋਊ। 

ਏਕ ਸਮੈ ਬੈਸੇ ਅਘ! ਕੰਦਨ”। 

ਬੋਲਯੋ ਬਚ! _ਕਰਿਕੈ ਪਦ _ਬੰਦਨ 
॥੬੪॥ 

“ਜਗ ਬੰਧਨ ਇਹ ਗਰਤ! ਗੁਬਾਰਾ?। 

ਮੁਝ ਬੂਡਨ ਤੇ ਕਰਹੁ ਉਧਾਰਾ। 

ਨਿਸ ਬਾਸੁਰ ਜਿਸ ਮਹਿਂ ਦੁਖ ਭਾਰੀ। 





॥੬੫॥ 


ਸ਼ਰਨ ਸ਼ਰਨ ਮੈਂ, ਸ਼ਰਨ ਤਿਹਾਰੀ। 
ਉਪਦੇਸ਼ਹੁ ਲਖਿ ਕਰਿ ਅਧਿਕਾਰੀ। ? 

ਸੁਨਤਿ ਕ੍ਰਿਪਾ ਨਿਧਿ ਬੋਲੇ ਬਾਨੀ। 

ਗਤਿ ਦੈਨੀ' ਰਚਨਾ ਮਹਿ ਸਾਨੀ? 'ਮੁਕਤੀ ਦੇਣ ਵਾਲੀ। “ਮਿਲੀ ਹੋਈ। 
੬੬॥ 


“ਜਿਹ ਸਥਾਨ ਹਉਮੈ' ਮਨ ਧਾਰੀ। ।ਜਿਸ ਮਨ ਰੂਪੀ ਸਥਾਨ ਵਿਚ (ਇਸ ਪ੍ਰਕਾਰ 
(ਮਨਸੁਖ ਪ੍ਰਤੀ ਉਪਦੇਸ਼) ਦੀ) ਹਉਮੈ ਧਾਰੀ ਹੋਈ ਹੈ ਕਿ। 


ਮਮ ਘਰ, ਮਮ ਧਨ, ਮਮ ਸੁਤ? 'ਮੇਰੇ ਘਰ ਹੈਨ। 'ਮੇਰੇ ਪੁਤੂ। 
ਨਾਰੀ। 

ਮਮ ਪਰਵਾਰ, ਦੇਸ਼, ਅਸੁ', ਹਾਥੀ। 'ਘੋੜੇ। 

ਇਹ ਮਮ ਗ੍ਰਾਮ, ਸੈਨ, ਮਮ ਸਾਥੀ 

॥੬੭॥ 

ਦੇਹਾਦਿਕ' ਤੇ ਅਪਰ? ਪਦਾਰਥ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 498 





ਜਹਾਂ! ਜੀਵ ਮਮ ਧਰੀ? ਅਕਾਰਥਾ!। ਜਿੱਥੇ, ਭਾਵ ਮਨ ਵਿਚ!। “ਜੀਵ ਨੇ ਬਿਰਥਾ 
ਮਮਤਾ ਧਾਰੀ ਹੈ। “ਬਿਰਥਾ। 

ਤਹਾਂ ਹੋਤਿ ਨਿਤ ਦੁਖ ਕੋ ਸੰਗੀ'। 'ਤਿਥੇ (ਭਾਵ ਮਨ ਵਿਚ) ਦੁੱਖਾਂ ਦਾ ਭਾਗੀ ਹੁੰਦਾ 
ਹੈ। ਜਹਾਂ ਤੇ ਤਹਾਂ ਦਾ ਏਥੇ ਭਾਵ ਜਦੋਂ” ਤੇ ਤਦੋ' 
ਬੀ ਲਗਦਾ ਹੈ। 

ਵਹੇ' ਵਾਸ਼ਨਾ _ ਅਧਿਕ _ ਅਭੰਗੀ! 'ਕਿਉੱਕਿ ਮਮਤਾ ਨਾਲ ਨਾਂ ਟੁਟਣ ਵਾਲੀਆਂ ਤੇ 

॥੬੮॥ ਬਹੁਤੀਆਂ ਵਾਸ਼ਨਾ ਵਹਿ ਟੁਰਦੀਆਂ ਹਨ। 'ਪਾ:- 
ਵਧੈ ਵਿਸ਼ੇ। 

ਬੰਧਮਾਨ ਆਪਨਿ ਕਰਿ ਆਪੁ। ।ਆਪਣੇ ਆਪ ਨੂੰ ਆਪੇ ਬੰਧਾਇਮਾਨ ਕਰਕੇ। 

ਸਹਹਿ ਜੀਵ ਜਗ ਮਹਿ ਬਹੁ ਤਾਪੂ!। __ 'ਕਸ਼ਟ। 

ਗੁਰ ਬਿਹੀਨ ਮਨ ਬਿਨਾ ਵਿਚਾਰੇ। 

ਜਨਮ ਮਰਨ ਪਾਵਹਿ ਦੁਖ ਭਾਰੇ 

॥੬੯॥ 

ਜਨਮ ਮਰਨ ਹਉਮੈ ਮਹਿੰ ਪਾਏ”। /ਹਉਮੈ' ਵਿਚ ਜਨਮ ਮਰਨ ਹੀ ਪਾਉਂਦਾ ਹੈ। 

ਇਨ ਹਉਮੈ” ਸਭਿ ਜੀਵ ਭੁਲਾਏ। 

ਯਾਂ ਤੇ ਇਸ ਕੌ ਦੀਜੈ ਤਯਾਗੀ। 

ਸੱਤਿਨਾਮ ਜਪਿ _ਹੂੈ _ ਅਨੁਰਾਗੀ' 

॥੭੦॥ 

ਮਾਨਹੁ ਪੁਭੁ ਕਾ ਭਾਣਾ ਮੀਠਾ। 

ਜਾਨਹੁ ਸਦਾ ਆਪਨੋ ਈਨਾ। /ਮਿੱਤੂ ਜਾਣੇ (ਪਰਮੇਸ਼ੁਰ ਨੂੰ)। 

ਜੋ ਕਿਛੁ ਕਰਹਿ ਭਲੋ ਹਿਤ ਸੋਈ। 

ਦੋਸ਼ ਅਰੋਪਹੁ ਤਿਹ ਨਹਿ! ਕੋਈ 'ਦੋਸ਼ ਨਾ ਲਾਵੋ। 

॥੭੧॥ 

ਹਉਮੈ` ਤਜਿਨਿ ਨਾਮ ਲਿਵ ਲਾਵਨ। 

(ਮੁਕਤੀ ਦੇ ਤਿੰਨ ਸਾਧਨ) 

ਭਾਣਾ ਮਨਨ ਪੰਥ ਇਹ ਪਾਵਨਾਂ। 

ਕਰਹੁ ਤੀਨ ਕੋ ਦਿਢ ਅਭਯਾਸਾ। 

ਸ਼ਾਂਤਿ ਪਾਇ ਮਨ ਹੂ `_ਸੁਖਰਾਸਾ 

॥੭੨॥ 

ਨਹੀਂ ਮੁਕਤਿ ਮੈ', ਸੰਸਾ ਕੋਊ। 

ਜਗਤ ਕੁਬੰਧਨ' ਕੋ ਸਭਿ ਖੋਊ। ” /ਖੋਟੇ ਬੰਧਨਾਂ ਨੂੰ। 

ਅਸ ਸੁਨਿ ਮਨਮੁਖ! ਮਨ ਸੁਖ? ਪਾਯਾ। _'ਮਨਸੁਖ ਨੇ। “ਮਨ ਦਾ ਸੁਖ। 

ਸ਼ੀ ਗੁਰੁ _ਭਾਖਣ ਰਿਦੈ _ਬਸਾਯਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੭੩॥ 

ਕੇਤਿਕ ਦਿਨ ਰਹਿ ਪੁਰਿ ਸੁਲਤਾਨਾ। 
ਕ੍ਰਿਪਾ ਪਾਇ ਅੱਗਯਾਨ ਨਸਾਨਾ। 

ਸ਼ਬਦ ਲਿਖੇ ਸ਼੍ਰੀ ਮੁਖ ਜੇ ਭਾਖੇ। 
ਪਢਹਿ ਵਿਚਾਰਹਿ ਉਰ ਹਿਤ ਰਾਖੇ 
॥੭੪॥ 

ਰਹਿਤ ਸੀਖ ਲੀਨੀ ਸੁਖਦਾਨੀ। 

ਸ਼ੀ ਗੁਰੁ ਚਰਨ ਉਪਾਸਨ ਠਾਨੀ। 

ਦਿਢ ਸ਼ਰਧਾ ਭੀ-ਇਹ ਕਰਤਾਰਾ। 
ਪਰਮੇਸ਼ੂਰ _ ਅਪਵਰਗ! __ਉਦਾਰਾ- 
॥੭੫॥ 
ਨਿਤਾਪ੍ਰਤੀ ਪੂਜਹਿ ਘਸਿ ਚੰਦਨ। 
ਪੁਸ਼ਪਾ ਚਢਾਇ ਕਰਹਿ ਪਦ ਬੰਦਨ। 
ਬਹੁਰ ਗਯੋ ਲਵਪੁਰਿ ਕੇ ਮਾਂਹੀ। 
ਧਯਾਨ ਧਰਹਿ ਪੂਜਹਿ ਬਿਧਿ ਵਾਹੀ 
॥੭੬॥ 


ਕਬਿ ਕਬਿ ਆਵਹਿ ਦਰਸ਼ਨ ਹੇਤੂ। 

ਅਵਿਲੋਕਹਿ ਬੇਦੀ ਕੁਲ ਕੇਤੂ'। ਗੁਰੂ ਜੀ ਨੂੰ। 

ਰਹਹਿ ਮਾਸ ਲੋ, ਬਹੁਰ ਸਿਧਾਰੈ'। ਮਹੀਨੇ ਤਕ, ਫੇਰ ਚਲਾ ਜਾਵੇ। 
ਲਵਪੁਰਿ ਮਹਿੰ ਨਿਜ ਬਨਜ_ਸੰਭਾਰੈ 


੭੭ ॥ 


499 


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਭਗੀਰਥ ਮਨਸੁਖ` ਪ੍ਰਸੰਗ ਬਰਨਨੈ ਨਾਮ 


ਸਤਾਈਸਮੋ ਅਧਯਾਯ ॥੨੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





੨੮. [ਗੁਰ ਚਰਨ ਮੰਗਲ। ਵੇਈਂ ਪੁਵੇਸ਼।] 


(ਗਿਆਨ ਤਰੋਵਰ) ॥੬॥ 
(ਸੁਲਤਾਨਪੁਰ ਵਿੱਚ ਰੌਲਾ) ॥ ੩੭॥ 
ਦੋਹਰਾ: 
ਮਰਦਨ ਮਨ ਕੀ ਮਲਿਨ ਕੋ ਨਿਤ ਦਾਸਨ ਅਨਕੂਲ। 
ਮਲਿਨ=ਮਲੀਨਤਾਈ, ਮੈਲ। ਅਨਕੂਲ=ਕ੍ਰਿਪਾਲ। 


ਹਰਨ ਅਮੰਗਲ ਸੁਖ ਕਰਨ ਜੈ ਜੈ ਮੰਗਲ ਮੂਲ ॥੧॥ 


500 


ਮੰਗਲ ਮੂਲ=ਖੁਸ਼ੀਆਂ ਦਾ ਮੁੱਢ। ਇਸ ਤੋ ਪਹਿਲੇ ਤੇ ਮਗਰਲੇ ਅਧਜਾਵਾਂ ਦੇ ਮੰਗਲਾਂ ਵਿਚ ਚਰਣਾਂ ਦਾ 


ਜ਼ਿਕਰ ਹੈ ਤੇ ਇਸ ਵਿਚ ਕਹੇ ਵਿਸ਼ੇਸ਼ਣ ਬੀ ਗੁਰ ਚਰਨਾਂ ਵੱਲ ਹੀ ਬ੍ਰਿਤੀ ਰੱਖਦੇ ਹਨ। 
ਅਰਥ: 
ਮਨ ਦੀ ਮੈਲ ਨੂੰ ਦੂਰ ਕਰਨ ਵਾਲੇ ਤੇ ਦਾਸਾਂ ਪਰ ਸਦਾ ਕ੍ਰਿਪਾਲ ਰਹਿਣ ਵਾਲੇ, (ਸਾਰੇ) 


ਅਮੰਗਲਾਂ ਨੂੰ ਹਰ ਲੈਣੇ ਵਾਲੇ (ਤੇ ਸਾਰੇ) ਸੁਖਾਂ ਦੇ ਕਰਨ ਵਾਲੇ ਖੁਸ਼ੀਆਂ ਦੇ ਮੁੱਢ (ਪਿੱਛੇ ਕਹੇ 


ਚਰਨਾਂ ਦੀ) ਸਦਾ ਜੈ ਹੋਵੇ ਜੈ ਹੋਵੇ ! 
ਸ਼ੀ ਬਾਲਾ ਸੰਧੁਰੁ ਵਾਚ ॥ 


ਸੈਯਾ: 

ਮੋਦੀ ਕੀ ਕ੍ਰਿੱਤ ਬਿਸਾਲ ਚਲੈ 

ਬਹੁ ਕਾਲ ਯਹੀ ਬਿਧਿ ਔਰ ਚਲਾਈ। 

ਬਾਲਾ ਰਹੈ ਨਿਜ ਸੰਗ ਸਦਾ 

ਉਚਰਯੋ ਇਤਿਹਾਸ ਕੋ ਜਾਂਹਿ' ਬਨਾਈ। _'ਜਿਸ ਨੇ। 

ਆਪਨ' ਪੈ ਤਕਰੀ? ਕਰ ਮੈ ਹੱਟੀ ਤੇ। “ਤੱਕੜੀ। 

ਵਥੁ! ਤੋਲਤਿ ਦੇਤਿ ਜਯੋ' ਹੋਤਿ ਸਵਾਈ। 'ਚੀਜ਼ਾਂ। 

ਕੋਮਲ ਬੋਲਤਿ ਬੋਲ ਅਮੋਲਕ 

ਲੌਕਿਕ ਰੀਤਿ! ਸਭੈ ਹਰਿਖਾਈ ॥੨॥ _ 'ਗੁਰੂ ਜੀ ਦੀ) ਲੌਕਿਕ ਰੀਤ ਉੱਤੇ। 
ਸੋਰਠਾ: ਭਗਤੀ ਵਿਚ ਜਿਵੇ ਗਜਾਨ ਵਸਦਾ ਹੈ। 
ਰਾਜਹਿਂ ਬੈਸ ਦੁਕਾਨ, ਗਯਾਨ ਬਾਸ 

ਜਿਵ ਭਗਤਿ ਮੈ?। 

ਕੀਰਤਿ ਜੌਨ੍ਹ ਸਮਾਨ, ਪਰਮ ਪਾਵਨੀ? 

ਜਗਤ ਮੈ ॥੩॥ 


ਸੈਯਾ: 

ਭੇਦ ਕੋ ਜਾਨਹਿਂ ਮਾਨਵ” ਜੇ? 
ਕਰਿ ਸੰਗਤਿ ਕੋਮਲ ਬੋਲ ਸੁਨੈ ਹੈ'। 
ਲੋਚਨ ਗੋਚਰ ਸੋਚ ਬਿਮੋਚਨ 

ਰੂਪ ਬਿਲੋਕਤਿ ਧੰਨ ਮਨੈ ਹੈਂ?। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸ਼ੀ ਮੁਖ ਸੋਂ ਲਖਿ ਕੈ ਅਧਿਕਾਰ 

ਭਲੇ! ਭਗਤੀ ਪੁਨਿ ਗਯਾਨ ਭਨੈ ਹੈ'। 
ਕਯੋ ਨ ਕਹੋ ਤਿਨ ਗਯਾਨ ਹਵੈ 
ਜਗਤੇਸ਼ੁਰ ਕੋ ਗੁਰ ਜੌਨ ਬਨੈ ਹੈ! 
॥੪॥ 
ਸੁਲਤਾਨਪੁਰੇ ਮਹਿ ਕੇਤਿਕ ਮਾਨਵ 
ਗਯਾਨ ਸਪੰਨ ਭਏ ਸੁਖ ਪਾਈ। 

ਨੁਤਿ ਨਿੰਦਾ ਤਜੀ, ਸਮਤਾ? ਸਰਜੀ” 
ਲਰਜੀ! ਅਵਿਵੇਕ ਕੀ? ਫੌਜ ਭਜਾਈ। 
ਕਲਿਕਾਲ ਕਰਾਲ ਬਿਸਾਲ' ਵਿਖੇ 
ਕਿਰਪਾਲ ਗੁਰੂ ਜਨ! ਲੀਨ ਬਚਾਈ। 
ਭਵ ਡਿੰਭ!' ਵਡੇ ਪਰਚੰਡ ਭਏ” 

ਤਿਨ ਖੰਡਨ ਕੋ ਮਨ ਲਾਲਸ!' ਆਈ 
॥੫॥ 

ਭਵ! ਲਾਵਨ ਗਯਾਨ ਤਰੋਵਰ ਕੋ? 
ਬਰ' ਬਾਤ ਭਲੀ? ਉਰ ਬੀਚ' ਬਿਚਾਰੀ। 
(ਗਿਆਨ ਤਰੋਵਰ) 

ਮਨ ਨੀਵ ਕੁ, ਬੀਜਨ ਪ੍ਰੇਮ, ਸੁ ਨੇਮ 


ਵਧੰ', ਭਗਤੀ ਤੁਕ”, ਮਲ” ਦਯਾਰੀ“। 


ਸਮਤਾ' ਅਲ ਬਾਲ?, ਕਲਾਲ' ਸਤੰ” 


ਸੁਚਿ ਸੀਚਨਕੈ', ਧ੍ਰਿਤਿ ਜਾਂ ਰਖਵਾਰੀ?। 


ਧੂਮ ਅੰਕੁਰ', ਸੰਕੁਲ ਕਰਮ ਦਲ? 


ਜਿਹ ਸਾਖ ਬਢੀ! ਸੁਮਤੀ” ਸੁਖਵਾਰੀ 
॥੬॥ 

ਹਰਿ ਨਾਮ ਅਪਾਰ ਹੀ ਫੂਲ ਲਗੇ 

ਨਿਜ ਰੂਪ ਪਛਾਨ! ਫਲਯੋ ਫਲ ਭਾਰੀ। 


501 





(ਪ੍ਰਤੱਖ) ਰੂਪ (ਗੁਰੂ ਜੀ ਦਾ) ਦੇਖ ਕੇ ਸ਼ੁਕਰ 
ਕਰਦੇ ਹਨ। 


ਚੰਗੀ ਤਰ੍ਹਾਂ। 


'ਜੌਨ ਕੋ (ਜਿਨ੍ਹਾਂ ਦਾ) ਗੁਰੂ ਜਗਤੇਸ਼ੁਰ ਬਣਦਾ ਹੈ 
(ਅ) ਜੇਹੜੇ ਜਗਤੇਸ਼ੂਰ ਨੂੰ ਗੁਰੂ ਬਣਾਂਦੇ ਹਨ। 


ਉਸਤਤਿ ਨਿੰਦਾ। ਸਮਦ੍ਰਿਸ਼ਟੀ। “ਧਾਰਨ ਕੀਤੀ। 
'ਕੰਬ ਕੇ। “ਅਗਯਾਨ ਦੀ। 

'ਬਹੁਤ ਭਜਾਨਕ। 

/ਦਾਸਾਂ ਨੂੰ। 

'ਸੰਸਾਰ ਦੇ ਪਾਖੰਡ। ਤ੍ਰਿੱਖੇ ਹੋ ਗਏ ਸਨ। 
'ਇੱਛਾ। 


/ਸੰਸਾਰ ਵਿਚ। “ਗਯਾਨ ਦੇ ਬੂਟੇ ਨੂੰ। 
'ਸ੍ਰੇਸ਼ਟ। “ਚੰਗੀ ਗਲ। "ਪਾ:-ਚਿਤ ਮਾਂਹਿ। 


'ਕੁ ਪ੍ਰਿਥਵੀ, ਮਨ ਨੀਵਾਂ ਕਰਨਾ ਧਰਤੀ ਹੈ, 
ਬੀਜਣਾ ਪ੍ਰੇਮ ਹੈ। 

'ਨੇਮ ਵਧਣਾ ਹੈ। “ਭਗਤੀ ਬ੍ਰਿਛ ਦਾ ਛਿਲਕਾ 
ਰੂਪੀ ਹੈ। ਅੰਢ। “ਦਇਆ ਹੈ। 

'ਸਮਦ੍ਰਿਸ਼ਟੀ। “ਖੇਲਾਂ (ਆਡਾਂ) ਹਨ ਚੁਫੇਰੇ। 
“ਸਚ ਨੂੰ (ਲਾਲ) ਪਯਾਰ ਕਰਨਾ-ਕ-ਪਾਣੀ ਹੈ। 
(ਅ) ਸਚ-ਕਿਲਾਲ ਪਾਣੀ ਹੈ। "ਪਾ:-ਕਿਲਾਲ। 
'ਪਵਿੱਤੁਤਾ ਹੈ ਸਿੰਜਣਾਂ। “ਧੀਰਜ ਹੈ, ਉਸ ਦੀ 
ਰਖਵਾਲੀ। 

/ਧਰਮ ਅੰਗੂਰ ਹੈ। ਸ਼ੁਭ) ਕਰਮਾਂ ਦਾ ਇਕੱਠੇ 
ਕਰਨਾ ਪੱਤੇ ਹਨ, ਸੰਕੁਲ ਸੱ-ਕੁਲੂਹ ਕੱਠੇ ਹੋਣਾ। 
'ਡਾਲੀ ਵਧੀ। “ਸ੍ਰੇਸ਼ਟ ਬੁੱਧੀ। 


'ਆਪਣੇ ਸਰੂਪ ਦੀ ਪਛਾਣ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਰਸ ਪੂਰਨ ਹੈ ਸੁਖ, ਆਤਪ ਮ੍ਰਿੱਤੁ 
ਅੰਮ੍ਿਤ ਕੀ ਛਾਉ' ਟਰੈ! ਨਹਿ ਟਾਰੀ। 


ਪਸੁ ਮੋਹ ਚੰਰੈ ਨਹਿੰ ਯਾ ਬਿਧਿ ਸੋੱ 
ਸਤਿ ਸੰਗਤਿ ਕੀ ਚਹੁ” ਪਾਸਹਿ ਬਾਰੀ'। 
ਖਗ ਸੰਤ! ਸਦਾ ਤਿਹ ਸੇਵਤਿ ਹੈ' 
ਪੁਨਿ ਦੇਵਤਿ ਔਰਨ ਕੋ ਉਪਕਾਰੀ! 
| 

ਦੋਹਰਾ: 

ਸਿਰੀ ਚੰਦ ਤ੍ਰੈ ਬਰਖ ਕੇ ਅਵਰ ਅਧਿਕ 
ਖਟ ਮਾਸਾਂ। 

ਜਠਰ' ਬਿਖੈ ਤਿਹ ਕਾਲ ਮੈ, ਜਾਨਹੁ 
ਲਖਮੀ ਦਾਸ ॥੮॥ 

ਸਿੱਖੀ ਉਂਦੈ' ਕਰੰਨ ਕੋ, ਮੋਦੀ ਕ੍ਰਿੱਤ 
ਤਯਾਗ। 

ਆਗੈ ਸੁਨਿ ਪਰਸੰਗ''` ਸੋ, ਜਿਨਿ ਮਨ 
ਗੁਰੁ ਅਨੁਰਾਗ ॥੯॥ 

ਸੋਰਠਾ: 

ਜਿਹ ਕਾਰਨ ਅਵਤਾਰ, ਚਿਤ ਚਿਤਵਜਯੋ 
ਚੇਤਨ ਸਤੰ”। 

ਕਿਯੋ ਚਹਿਤਿ ਵਿਸਤਾਰ, ਮੁਕਤਿ ਪੰਥ 
ਸਿੱਖੀ ਸੁਮਤਿ ॥੧੦॥ 

ਦਹਰਾ : 

ਬਾਲੇ ਸੋ ਬੋਲੇ ਪ੍ਰਭੂ, “ਜਗਤ ਲਾਜ ਕੋ 
ਛੋਰਿ। 

ਅਪਰ ਰੀਤਿ ਬਰਤਹਿਂ ਅਬ, ਰਹੁ ਬੇਬੇ 
ਘਰ ਓਰ” ॥੧੧॥ 

ਤਥਾ ਭਗੀਰਥ ਸੋ ਭਨਯੋ, “ਕਬਿ ਕਬਿ 
ਦਰਸਹੁ ਆਇ। 

ਪੂਰਬ ਕੇ ਬਿਉਹਾਰ ਜੋ, ਤਿਨਹੁ ਨ ਅਬ 
ਮਨ ਲਯਾਇ” ॥੧੨॥ 

ਸੈਯਾ: 


502 





ਸੁਖ ਰੂਪੀ ਪੂਰਨ ਰਸ ਹੈ। 

ਮੌਤ ਰੂਪੀ ਧੁੱਪ ਤੋਂ ਅੰਮ੍ਰਿਤ (ਮੁਕਤੀ) ਰੂਪ 
ਛਾਉ' (ਮਿਲਦੀ ਹੈ ਜੋ ਫੇਰ) ਢਲਦੀ ਨਹੀਂ, 
(ਸਦਾ ਰਹਿੰਦੀ ਹੈ)। 

'ਮੋਹ ਰੂਪੀ ਪਸ਼ੂ। 

'ਵਾੜ ਹੁੰਦੀ ਹੈ। 

ਸੰਤ ਰੂਪ ਪੰਛੀ। 

ਉਪਕਾਰ ਕਰਕੇ। 


ਭਾਵ ਸਾਡੇ ਤ੍ਰੈ ਬਰਸ ਦੇ। 


ਉਦਰ ਵਿਚ। 
ਪਰਗਟ। 
"ਪਾ:-ਪਰਬੰਧ। 


ਸਤ ਚਿਤ ਨੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਏਕ ਸਮੈ ਜਲ ਈਸ਼ੁਰ' ਕੋ 

ਸੁਖਰਾਸ' ਅਕਾਸ਼ ਭਈ ਸ਼ੁਭ ਬਾਨੀ2। ? 
ਨਾਨਕ ਪਾਸ ਹੁਲਾਸਯ ਸੋ? 

ਪਠਵੋ' ਤੁਮ ਜਾ? ਸੁ ਰਿਦੇ ਸੁਖ 
ਦਾਨੀ। ” 

ਕਾਨ ਸੁਨੀ ਮਨ ਮਾਨ ਗੁਨੀ? 


ਭਈ ਦੇਹਿ ਦੁਨੀ! 
ਮਿਲਪਾਨੀ। 
-ਦੇਹਿ ਧਰੀ ਕਰਤਾਰ ਹਰੀ, 

ਬਿਧਿ ਹੋਇ ਖਰੀ, ਪਰਸੋ' ਗਤਿਦਾਨੀ'- 
॥੧੩॥ 

ਵੇਈਂ ਮੈਂ ਆਇ ਨਿਵਾਸ ਕਰਾ 


ਤਰੁ? ਜ੍ਯੋੱ 


ਜਿਹ ਪਾਸ ਅਵਾਸਾ' ਗੁਰੂ ਤਨ ਧਾਰੀ। 
ਆਨਿ ਸ਼ਨਾਨ ਕਰੈ', ਜਿਹ ਥਾਨ 
ਰਹਯੋ ਮਤਿਵਾਨ ਤਹਾਂ ਮਿਲਿ ਵਾਰੀ'। 


ਜਾਤਿ ਵਡੀ ਪਰਭਾਤਿ ਕੋ ਨ੍ਰਾਤ 
ਕਿਧੌ' ਰਸ ਸ਼ਾਂਤਿ ਕਲੇਵਰ ਚਾਰੀ”। 


ਬਾਸੁਰ ਤਾ! ਇਕ ਦਾਸ ਹੈ ਪਾਸ 
ਸੁਬਾਸ' ਲਿਏ ਕਰੀ ਸੰਗਿ ਤਯਾਰੀ? 
॥੧੪॥ 

ਆਪਨ ਤੇ! ਚਲ ਨੀਰ ਕੇ ਤੀਰ? 

ਪੈ ਦੰਤਨ ਧਾਵਨ''ਆਨਿ ਕਰੀ। 

ਗਾਡ ਦਈ ਧਰ', ਹੋਤਿ ਭਯੋ ਤਰੁ? 

ਹੈ ਅਬ ਲੋ ਬਰ! ਸੋ? ਬਦਰੀ”'। 


503 





'ਵਾਹਿਗੁਰੂ ਵੱਲੋਂ। ਸ਼ੁਭ ਅਕਾਸ਼ ਬਾਣੀ ਹੋਈ। 
'ਖੁਸ਼ੀ ਨਾਲ। 
/ਭੇਜੋ। ਤੁਸੀਂ ਜਾਕੇ। 


'ਮਨ ਵਿਚ ਸਮਝੀ ਤੇ। 
ਅਨੁਮਾਨ। 
ਦੂਣੀ। “ਬਰਛ ਨੰ। 


2ਵਿਚਾਰੀ। _"ਪਾ:- 


ਗੁਰੂ ਨਾਨਕ ਜੀ ਨੂੰ ਸਪਰਸ਼ ਕਰਾਂਗਾ। 


'ਸੁਲਤਾਨਪੁਰ ਕੋਲ ਦੀ ਵਹਿ ਰਹੀ ਇਕ ਨਿੱਕੀ 
ਨਦੀ ਦਾ ਨਾਮ ਹੈ। 
'ਘੁਰ ਹੈ। 


'ਜਿਸ ਜਗ੍ਹਾ। 
'ਜਲ ਵਿਚ ਮਿਲ ਰਿਹਾ ਹੈ (ਵਰੁਣ)। 


ਮਾਨੋ” ਸ਼ਾਂਤ ਰਸ ਨੇ ਸੁਹਣਾ ਸਰੀਰ (ਧਾਰਿਆ ਹੈ 
ਗੁਰੂ ਨਾਨਕ ਰੂਪ ਵਿਚ)। 

!ਉਸ ਦਿਨ। 

'ਕਪੜੇ। “ਨਾਲ ਲੈ ਕੇ ਤਯਾਰੀ ਕੀਤੀ। 


ਹੱਟ ਤੋਂ। ਕਿਨਾਰੇ। 

'ਦਾਤਣ ਕੀਤੀ (ਗੁਰੂ ਜੀ ਨੇ)। 'ਪਾ:-ਪਾਵਨ। 
'ਜ਼ਮੀਨ ਵਿਚ। ਬ੍ਰਿੱਛ। 

ਸ੍ਰੇਸ਼ਟ। ?ਓਹ। “ਬੇਰੀ। 


"ਸੁਲਤਾਨਪੁਰ ਰਿਆਸਤ ਕਪੂਰਥਲਾ ਵਿਚ ਹੈ। ਓਸਦੇ ਨਜੀਕ ਹੀ ਬੇਈਂ ਇਕ ਨਦੀ ਚਲਦੀ ਹੈ, ਓਸ 
ਨਦੀ ਕਿਨਾਰੇ ਸ਼ੂੀ ਬੇਰ ਸਾਹਿਬ ਗੁਰਦੁਆਰਾ ਹੁਣ ਵਿਦਮਾਨ ਹੈ। ਬੇਰ ਸਾਹਿਬ ਹੁਣ ਤੱਕ ਓਥੇ ਹੈ, 
ਪਰ ਬ੍ਰਿੱਧ ਬਹੁਤ ਹੈ। ਉਸਦੇ ਫਲ ਬੜੇ ਚੰਗੇ ਹਨ, ਸੇਵਾਦਾਰ ਯਾਤਰੂਆਂ ਨੂੰ ਓਥੇ ਇਹੋ ਪ੍ਰਸ਼ਾਦਿ 
ਦਿੰਦੇ ਹਨ। 

ਆਨਨ! ਆਰੁਨਜਾਤ? ਪਖਾਰਤਿ? 
ਦਾਂਤ' ਜਯੋ' ਹੀਰਨ ਪਾਂਤ ਖਰੀ?। 


'ਮੁਖ। “ਕਵਲ। 'ਧੋੱਦੇ ਹਨ। 
'ਦੰਦ। ਆਨੋ” ਖਰੇ ਹੀਰਿਆਂ ਦੀ ਲੜੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਠਾਂਢ! ਹੂ ਤੀਰ ਦਯੋ ਪਦ? ਨੀਰ 

ਗਏ ਮਧ ਧੀਰ, _ਅਧੀਰ _ਹਰੀ? 
॥੧੫॥ 

ਬਾਰਿ' ਵਿਖੇ ਇਕ ਬਾਰ ਕਿਯੋ ਬਪੁ? 
ਆਨਿ ਖਰਾ ਪਤਿਬਾਰਿ' ਅਗਾਰੀ। 


ਦੁਊ ਕਰ ਬੰਦਿ ਹੈ ਬੰਦਨ ਧਾਰੀ”। 
ਲੋਚਨ ਗੋਚਰ ਸੋਚ ਬਿਮੋਚਨ 

ਰੂਪ! ਬਿਲੋਕਤਿ ਭਾ ਸੁਖ ਭਾਰੀ”। 
ਬੋਲਿ ਕਪੋਲਨ' ਬੋਲਤਿ ਭਾ? 
ਹਰਖਾਇ _ਅਤੋਲਤ! ਹੂ ਬਲਿਹਾਰੀ 
॥੧੬॥ 

“ਬਾਨੀ ਅਕਾਸ਼ ਭਈ ਸੁਖਰਾਸ ਕੀ' 


ਜਾਵਹੁ ਪਾਸ ਅੰਬੈ ਕਰਤਾਰਾ। 
ਸ਼ੀ ਸਚੁ ਖੰਡ ਅਖੰਡ ਸਦਾ 
ਭਵ ਮੁੰਡਨ! ਬਾਸ ਜਹਾਂ, ਸੁਖ ਭਾਰਾ"'। 


ਯੌ ਸੁਨਿ ਸ਼੍ੀ ਗੁਰੁ ਬੈਨ! ਭਨੇ 

“ਸੁਧਿ ਯਾ ਬਿਧਿ ਕੀ ਉਰ ਮੇ 
ਵਰਤਾਰਾ”। 

ਅਨੂਪ ਪੈ! ਜਾਇ ਹੋ' ਹੀਨ ਅਵਾਰਾ?” 
॥੧੭॥ 

ਯੋ ਕਹਿ ਬੈਨ ਗਏ ਗਤਿ ਦੈਨ 

ਗੁਰੂ ਗੁਨ ਐਨ! ਜਹਾਂ ਦਰਬਾਰਾ?। 
ਦਾਸੁ ਸੁ ਬਾਸ ਲਿਏ ਕਰ ਆਸ 
ਨਿਰਾਸਭਯਾ, ਪਛੂਤਾਸੁ ਵਿਚਾਰਾ। 
-ਕਾਲ ਭਯੋ ਬਹੁ ਬੀਚ ਕਿਲਾਲ ਕੇ! 


504 





'ਖੜੇ ਹੋ ਕੇ। “ਚਰਣ। 


ਧੀਰਜ ਵਾਲੇ ਵਿਚ ਵੜੇ। “ਅਧੀਰਜ ਹਰਨ 
ਵਾਲੇ। 


'ਜਲ। “ਸ਼ਰੀਰ। 


'ਭਾਵ ਵਰਣ ਨੇ ਗੁਰੂ ਜੀ ਨੂੰ ਮੱਥਾ ਟੇਕਿਆ। 


ਭਾਵ ਗੁਰੂ ਜੀ ਦਾ ਰੂਪ। “ਭਵ ਵਰਣ ਨੂੰ ਸੁਖ 
ਹੋਯਾ। 
'ਗਲ੍ਹਾਂ ਤੋਂ। “ਭਾਵ, ਵਰਣ ਬੋਲਿਆ। 


'ਬਹੁਤ। 


'ਭਾਵ ਰਬ ਦੀ ਅਕਾਸ਼ਬਾਣੀ ਤੁਸਾਂ ਲਈ ਹੋਈ ਹੈ 
ਕਿ। 


ਸੰਸਾਰ ਦੇ ਸੰਵਾਰਨ ਵਾਲੇ ਦਾ। “ਜਿਥੇ ਵਾਸਾ ਹੈ। 
"ਪਾ:-ਸ਼ੀ ਸਚੁ ਖੰਡ ਸਦਾ ਭਵ ਮੰਡਲ ਬਾਸ, ਜਹਾਂ 
ਸੁਖਮਾ ਸੁਖ ਭਾਰਾ। 

'ਬਚਨ। 

/ਖਬਰ। ?ਇਸ ਤਰ੍ਹਾਂ ਦੀ। 'ਰਿਦੇ ਮੇਰੇ ਵਰਤ 
ਰਹੀ ਹੈ। 


'ਭਾਵ, ਰੱਬ ਜੀ ਪਾਸ। “ਬਿਨਾਂ ਦੇਰੀ ਦੇ ਜਾਂਦਾ 
ਹਾਂ। 


ਗੁਣਾਂ ਦੇ ਘਰ। “ਰਬ ਦੇ) ਦਰਬਾਰ ਗਏ। 
'ਕਪੜੇ। 


!ਪਾਣੀ ਦੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਆਨ ਦਯਾਲ' ਨ ਕੂਲ? ਸੰਭਾਰਾ-। 


ਹੋ ਬਿਸਮਾਦ ਧਰੈ ਦੂਤਿ! ਪਾਦ” 
ਬਿਨਾ ਅਹਿਲਾਦ!, _ਗਯੋ ਮਨ ਮਾਰਾ? 
॥੧੮॥ 

ਹੈਂ ਪਟ! ਪਾਨ? ਰਿਦੈ ਅਕੁਲਾਨ” 

ਸੁ ਦੌਲਤ ਖਾਨ ਕੇ ਭੌਨ! ਧਯੋ”। 
ਨੀਰ ਬਿਹੀਨ ਪਠੀਨ' ਅਧੀਨ 

ਤਯੋ' ਚੀਨ! ਸੰਭੈ ਨਰ ਬੂਝ ਕਿਯੋ। 
ਭੂਰ ਬਿਸੂਰਤਿ!, ਦੌਰਤਿ, ਬੌਰਤਿ? 
ਕਾਹੂੰ ਕੋ ਉੱਤਰ ਕੋ ਨ ਦਯੋ। 

ਭੂਪ ਸਭਾ ਮਹਿਂ ਜਾਇ ਕਹਯੋ 

“ਬੀਰ! ਬਾਰਿ? ਵਿਖੈ ਨਹਿਂ ਊਬਰਯੋ” 
॥੧੯॥ 

ਹੌ ਬਹੁ ਬਾਰ! ਹੀ, ਬਾਰਿ” ਨਿਹਾਰ” 
ਲਗੀ ਨਹਿਂ ਬਾਰ ਯੌ ਦੌਰ ਅਯੋ। ? 
ਸੋ ਸੁਨਿ ਕੈ ਮਨ ਮੈਂ ਗੁਨਿ ਤਾਂ ਛਿਨ 
ਜੀਨ ਕਿਕਾਨ! ਪਵਾਇ ਲਯੋ। 

ਕੇਵਟਾ ਕੋ ਬੁਲਿਵਾਇ ਧਵਾਇਕੇ? 
ਆਇ ਵੇਈਂ ਤਟ” ਠਾਂਢ ਭਯੋ। 

ਰੌਰ ਪਰਾ! ਪੁਰਿ, ਦੌਰ ਚਲੇ ਨਰ 
ਹੌਰ' ਉਠਜਯੋ ਉਰ ਠੌਰ ਛਯੋ2 ॥੨੦॥ 
ਬਾਤ ਜਰਾਮ ਸੁਨੀ ਜਬ ਕਾਨ 

ਫਨੀ ਮਨਹੀਨ', ਜਯੋ ਮੀਨ? ਅਨੀਰਾ”। 


ਧਾਇ ਧਰੈ ਧਰਨੀ ਪਦ ਤੂਰਨਾ 

ਧੀਰ ਹਰੀ, ਉਰ! ਧਾਰਿ ਅਧੀਰਾ?। 
ਪੀਰ! ਅਪਾਰ ਨ ਪਾਵਹਿ ਪਾਰ? 

ਪਿਥੈ ਨਹਿੰ ਰੂਪ ਨ ਸ਼ਾਂਤਿ ਸਰੀਰਾ। 
ਆਇ ਵੇਈਂ ਤਟ ਹੇਰਤਿ ਬਾਰਿ ਕੋ 
ਖੋਜਤਿ ਹੈ ਲਹੈ" ਸੁਖਾਂ ਹੀਰਾ ॥੨੧॥ 
ਯਾਂ ਬਿਧਿ ਖੋਜਤਿ ਵਾਰ ਤੇ! ਪਾਰ ਤੇ? 


505 





ਗੁਰੂ ਜੀ ਨੇ) ਆ ਕੇ। ਕਿਨਾਰਾ। 'ਪਾ:- 
ਕੁਪਾਲ। 

'ਛੇਤੀ। “ਪੈਰ। 

ਉਦਾਸ ਹੋ ਕੇ। ਮੋਏ ਮਨ ਨਾਲ। 


'ਕਪੜੇ। “ਹੱਥ ਵਿਚ। “ਰਿਦੇ ਵਿਚ ਘਬਰਾ ਹੈ। 
'ਘੁਰ। 2ਗਿਆ। 

'ਮੱਛੀ। 

/ਉਸਨੂੰ ਬਿਨ ਪਾਣੀ ਮਛੀ ਵਾਕਰ ਦੇਖਕੇ। 
ਬੜਾ ਝੂਰਦਾ ਹੈ। ਝੱਲਾ ਹੋਇਆ। 


'ਵੜਕੇ। “ਪਾਣੀ। “ਬਾਹਰ ਨਹੀਂ ਆਏ। 


'ਬਹੁਤ ਵਾਰੀ। “ਪਾਣੀ। “ਵੇਖਿਆ ਹੈ। 
'ਦੇਰੀ। 


'ਘੋੜੇ ਤੇ ਕਾਠੀ। 

/ਮਲਾਹ। “ਦੁੜਾਕੇ। 

'ਵੇਈਂ ਕਿਨਾਰੇ। 

'ਰੌਲਾ ਪੈ ਗਿਆ। 

'ਹੌਲ। “ਦਿਲ ਦੇ ਟਿਕਾਣੇ ਹੌਲ ਛਾ ਗਿਆ। 


'ਮਣੀ ਹੀਨ ਸਪ (ਵਾਂਡੂ)। 'ਮੱਛੀ। “ਬਿਨਾ ਪਾਣੀ 
ਤੋੱ। 

'ਭਾਵ ਨੌਸਿਆ। 

'ਰਿਦੇ ਵਿਚ। “ਅਧੀਰਜ ਧਾਰਿਆ। 

!ਪੀੜ। 2ਕਿਨਾਰਾ। 


/ਪਾਣੀ। 
੧ਪਾ:-ਲਸੇ। ਪਾ:-ਵਰ। 
!ਉਰਵਾਰ ਤੋੱ। “ਪਾਰ ਤੋਂ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹਾਰ ਪਰੇ ਨਹਿ ਵਾਰਿ' ਤੇ ਪਾਯੋ। 
-ਗੁੰਮ ਭਯੋ ਧਰਨੀ ਕਿ ਧਸ੍ਯੋ 

ਦੁਰ' ਕੈਸੇ ਗਯੋ ? ਨਹਿ ਨੈਨ ਲਖਾਯੋ?। 
ਸ਼ੀ ਗੁਰੁ ਕੀਰਤਿ ਸਾਗਰ ਸੀ! 


ਇਕ << 


ਮਤਿ ਮਾਨਵ? ਕੀ ਤਟ ਪੈ” ਅਬਲਾਯੋ“। 
ਕਿਯੋ ਤਿਹ ਥਾਹ! ਲਖੈ ਬਿਨ ਥਾਹਿ? 


ਖਰੀ ਸੁਕਚਾਹਿ ਨ ਕੋ ਬਿਧਿ ਆਯੋ! 
॥੨੨॥ 

ਸਰਿਤਾ! ਸਭਿ ਖੋਜਿ ਫਿਰੇ ਤਿਹ ਰੋਜ 
ਨ ਜਾਨਤਿ ਕੋ ਜੁ ਕਹਾਂ ਗਤਿ ਕੀਨੀ। 
ਬਿਸਮਾਦਿ ਰਿਦੈ ਪਛੁਤਾਇ ਭਏ 


ਪੁਨ ਆਦਿ! ਕੀ ਦਾਸ ਕੋ ਬਾਤ 
ਬੁਝੀਨੀ। 
“ਮਮ ਆਗਰ ਨੈਨਨ' ਨ੍ਰਾਨ” ਬਰੇ” 


ਨਿਕਸੇ ਨ ਤਟੰ!' ਟੁਬਕੀ ਇਕ ਲੀਨੀ। 
ਬਹੁ ਬਾਰ! ਨਿਹਾਰਿ ਕੈ? ਬਾਰਿ” ਤਬੈ 
ਬਿਨ ਬਾਰ! ਨਿਬਾਬ ਕੋ ਮੈ ਸੁਧ? 
ਦੀਨੀ” ॥੨੩॥ 

ਉਰ ਭੂਰ ਬਿਸੂਰਤਿ ਦੌਲਤ ਖਾਂ 

ਸਹਿ ਸ਼ੋਕ ਹੂੈ ਲੋਕਨ ਸੋ ਬਚ ਪ੍ਰਾਹੀ'। 
“ਬਹੁ ਨੇਕ, ਵਿਵੇਕੀ, ਅਨੇਕ ਗੁਨਾ 
ਨਰ, ਔਗੁਨ ਏਕ ਬਿਲੋਕਨ ਨਾਂਹੀ”। 
ਤਨ ਸੁੰਦਰ ਕੋਮਲਤਾ ਜਨੁ ਮੰਦਰ 
ਸਦਲ' ਸੀ ਸਿਫਤੀ ਜਿਸ ਆਹੀ। 
ਨਹਿ ਹਾਥ ਲਗੈ ਮੁਝ ਯਾ ਸਮ ਮੋਦੀ ਕੋ 
ਕਾਰ ਭਲੀ ਬਿਧਿ ਕੀਨਿ ਨਿਬਾਹੀ?” 


506 





/ਪਾਣੀ। 


'ਲੁਕਕੇ। “ਦਿਖੀਂਦੇ ਨਹੀਂ। 

ਜੇਹੀ ਹੈ। 

'ਬੁਧੀ। ਅਨੁਖਾਂ ਦੀ। “ਕਿਨਾਰੇ ਪਰ। “ਇਸਤਰੀ 
ਵਤ ਹੈ। 

/ਬੁੱਧੀ ਰੂਪੀ ਇਸਤ੍ਰੀ) ਓਥੇ ਖੜੀ ਹੈ, ਥਾਹ ਨਹੀਂ 
ਲਖ ਰਹੀ (ਇਸ ਕਰਕੇ) ਖੜੀ ਸੁਕਚ ਰਹੀ ਹੈ, 
ਕੋਈ ਬਿਧ ਨਹੀਂ ਅਹੁੜਦੀ। ਬੁੱਧੀ ਰੂਪੀ 
ਇਸਤ੍ਰੀ) ਓਥੇ ਖੜੀ ਹੈ, ਥਾਹ ਨਹੀਂ ਲਖ ਰਹੀ 
(ਇਸ ਕਰਕੇ) ਖੜੀ ਸੁਕਚ ਰਹੀ ਹੈ, ਕੋਈ ਬਿਧ 
ਨਹੀਂ ਅਹੁੜਦੀ। 

/ਬੁੱਧੀ ਰੂਪੀ ਇਸਤ੍ਰੀ) ਓਥੇ ਖੜੀ ਹੈ, ਥਾਹ ਨਹੀਂ 
ਲਖ ਰਹੀ (ਇਸ ਕਰਕੇ) ਖੜੀ ਸੁਕਚ ਰਹੀ ਹੈ, 
ਕੋਈ ਬਿਧ ਨਹੀਂ ਅਹੁੜਦੀ। 

!ਨਦੀ। 

'ਕਿੱਥੇ ਚਲੇ ਗਏ। 


!ਪਹਿਲੋ'” ਦੀ। 
ਨੌਕਰ ਕਹਿੰਦਾ ਹੈ) ਮੇਰੇ ਨੈਣਾਂ ਦੇ ਸਾਹਮਣੇ। 


ਨਨ੍ਰਾਉਣ। 'ਵੜੇ। 
/ਕਿਨਾਰੇ। 


'ਬਹੁਤ ਵਾਰੀ। “ਵੇਖਕੇ। “ਜਲ। 
'ਛੇਤੀ। “ਖਬਰ। 

ਆਖਦਾ ਹੈ। 

ਗੁਣਾਂ ਦੀ ਖਾਣ। “ਵੇਖਣ ਨੂੰ ਨਹੀਂ ਸੀ। 


ਚੰਦਨ ਵਰਗੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੨੪॥ 

ਦੁਖ ਦਾਰੁਨ' ਮੈਂ ਅਤਿਆਰਤਿ” ਚਿਤ 
ਜੈਰਾਮ ਮਨੋਂ ਬਿਤ ਸੂਮ ਗਵਾਏ। 

ਧਰਿ ਮੂਰਤਿ ਜਜੋ' ਕਰੁਨਾਰਸ ਝੂਰਤਿ 
ਅੰਬਕੁ ਅੰਬੁਜ' ਮੈ' ਅੰਬੁ” ਛਾਏ। 
ਧੁਨਿ _ਸੀਸ' ਕਹੀ _ “ਜਗਦੀਸ਼ੂਰ” 
ਕਯਾਬਿਧਿ? 

ਮੋਹਿ ਨ ਦੀ ਸਤਿ ਕੋਇ ਉਪਾਏ। ? 
ਜਲ ਈਖਦ' ਜੇਸ਼ਟ ਬਾਸੁਰ ਮਾਹਿ 
ਬਿਸਾਰਣ ਕੀ ਬਿਧਿ ਜਯੋਂ” ਦੁਖ ਪਾਏ 
॥੨੫॥ 

ਕੋਕਨਿ ਕੋਕ ਕਿਲਾਲਜ£ ਪੁੰਜ” 
ਦਿਵਾਕਰ ਕੇ ਬਿਨ' ਜਯੋੱ ਅਕੁਲਾਏ। 
ਕਾਨਨ' ਕੈਰਵ?, ਕੋਕ” ਕਦੰਬ“ 
ਕਲਾਨਿਧਿ' ਹੀਨ? ਕਹਾਂ ਬਿਹਸਾਏ”। 
ਤੋਕਕ' ਕੇਕ? ਜਿ ਭੇਕ” ਅਨੇਕ 
ਬਲਾਹਕ ਕੇ ਬਿਨ' ਨਾਂ ਹਰਿਖਾਏ। 

ਸ਼ੀ ਗੁਰ ਕੀ ਗਤਿ! ਐਸ ਬਿਲੋਕਿ? ਕੈ 
ਹੋਤਿ ਜਿ ਪੁੀਤਮ ਤਯੋ' ਦੁਖ ਪਾਏ 
॥੨੬॥ 

ਨਾਨਕੀ ਏਕ ਰਹੀ ਉਰ ਮੈ ਥਿਰ 
ਔਰਨ ਕੀ ਸਰ! ਨਾਂ ਭਰਮਾਈ। 
“ਸੋਦਰ' ਈਸ਼ੁਰ ਕੋ ਅਵਤਾਰ 

ਕਰੈ ਨਰ ਖੇਲ, ਅਪੇਲ ਸਦਾਈ?। ” 
ਕੰਤ ਕੇ ਸੰਗ ਗਿਰਾ ਉਚਰੀ 

“ਉਰ ਧੀਰ ਧਰੋ ਤਜਿ ਆਤੁਰਤਾਈ'। 
ਬਾਸੁਰ ਨਾਹਿ ਜਥਾ ਗੂਸਿ ਰਾਹੁ” 


ਤਥਾ ਬਿਧਿ ਆਹਿ ਹੁਵੈ ਬਿਦਤਾਈ'? 
॥੨੭॥ 

ਸੁਨਿ ਕਾਨ ਜੈਰਾਮ ਭਨੇ ਬਚਨਾ 
ਜਲਜਾਤ' ਬਿਲੋਚਨ? ਤੇ ਜਲ ਜਾਤਾ”। 


507 





'ਭਯਾਨਕ। “ਦੁਖੀ। 


/ਅੱਖਾਂ ਰੂਪੀ ਕਵਲ। “ਹੰਝੂ ਦਾ) ਪਾਣੀ। 
/ਸਿਰ ਫੇਰ ਕੇ। 


'ਥੋੜੇ ਪਾਣੀ ਵਿਚ। 

'ਜੇਠ ਮਹੀਨੇ ਥੋੜੇ ਪਾਣੀ ਵਿਚ (ਤੜਫਦੀ) ਮੱਛੀ 
ਵਾਂਡੂ। 

'ਚਕਵੀ ਚਕਵੇ। “ਕਮਲ। “ਸਾਰੇ। 

ਸੂਰਜ ਦੇ ਬਿਨਾ। 

'ਬਨ। “ਕਵੀਆਂ ਦਾ। “ਚਕੋਰ। “ਸਾਰੇ। 

'ਚੰਦਰਮਾਂ ਤੋਂ। “ਬਿਨਾਂ। “ਕਿਵੇ ਖਿੜਨ। 
/ਪਪੀਹਾ। “ਮੋਰ। 'ਡੱਡੂ। 

'ਬਦਲ ਬਿਨਾਂ। 

'ਹਾਲਤ। “ਵੇਖ ਕੇ। 


/ਅਡੋਲ। 

ਹੋਰਨਾਂ ਵਾਂਡੂ। 'ਪਾ:-ਸ਼ਰਧਾ। 

'ਵੀਰ ਜੀ ਨੂੰ। 

'ਮਾਨੁਖੀ ਲੀਲ੍ਹਾ ਕਰਦੇ ਹਨ। “ਅਟੱਲ ਹੈ ਸਦਾ। 


/ਬਿਹਬਲਤਾ ਛਡਕੇ। 

'ਦਿਨ ਦੇ ਪਤੀ, ਸੂਰਜ ਨੂੰ। “ਜਿਸ ਤਰ੍ਹਾਂ ਗੁਸਦਾ 
ਹੈ ਰਾਹੂ। 

/ਪੁਗਟ। 


'ਕਮਲ। “ਨੇਤ੍ਹਾਂ ਤੋਂ। “ਪਾਣੀ ਜਾਂਦਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 508 


ਬਹੁ ਜਾਰ' ਪਸਾਰਿਕੈ ਬਾਰਿ ਨਿਹਾਰਨ? 
ਕੇਵਟ' ਬੀਚ ਬਰੇ? ਮਿਲਿ ਬਾਤਾ”। 
ਝਖ', ਕੱਛਪ£ ਬ੍ਰਿੰਦ ਫਸੇ ਨਿਕਸੇ 
ਸਭਿ ਖੋਜ ਥਕੇ ਨਹਿਂ ਪਾਵਤਿ ਗਯਾਤਾ'। 
ਨ੍ਿਪਤਾਦਿ' ਨਿਰਾਸ ਫਿਰੇ ਪਛੁਤਾਇ 
ਉਪਾਇ ਕਿਯੇ ਬਹੁ ਸੌ ਨ ਅਗਾਤਾ! 


॥੨੮॥ 

ਰੋਦਨ ਕੀਨ ਸੁਲਖਨਿ ਤਾ ਛਿਨ 
“ਦੀਨ ਗਯੋ ਕਰਿ ਮੇ? ਭਰਤਾਰਾ !” 
ਪੰਕਤ' ਤੇ ਬਿਛਰੀ ਨਿਜ ਜਯੋੱ 
ਕੁਰਲਾਵਤਿ ਕੂੰਜ ਭਯੋ ਦੁਖ ਭਾਰਾ। 
ਕੇਸ ਉਖਾਰਤਿ ਤਾੜਤਿ ਹੈ ਉਰ 
ਭੂਖਨ ਡਾਰਤਿ ਹਾਰ ਉਤਾਰਾ'। 


ਲੋਚਨ! ਤੇ ਜਲ ਧਾਰ ਛੁਟੇ 

ਸਭਿ ਚੀਰ ਭਿਗੇ ਤਨ ਕੀ ਨ ਸੰਭਾਰਾ 
॥੨੯॥ 

“ਹੇ ਪਤਿ ਤੋ ਬਿਨ ਭੌਨ ਭਾ ਸੂਨਾ! 

ਸੁ ਦਾਨ ਕੋ ਥਾਨ! ਉਦਾਸ ਲਗੈ ਹੈ। 
ਕੌਨ ਸੁ ਦੇ ਇਨ ਕੋ ਤ੍ਰਿਪਤਾਵਹਿ 
ਆਨਿ ਭਿਖਾਰੀ ਕੋ ਬ੍ਰਿੰਦ' ਮੰਗੇ ਹੈ। 
ਆਪ ਕਹਾਂ ਗਏ ਦੀਏ ਬਿਨਾ ਸੁਧਾ 
ਮ੍ਰਿੱਤੁ ਕੇ ਹੇਤੁ! ਨ ਕ ਉਪਜੈ ਹੈ। 
ਬਾਰਿਕ ਤਾਤ/ ! ਅਧਾਰ ਨ ਮੋ ਕੋਊ 
ਸ਼ੋਕ ਜਗੇ'' ਉਰ, ਧੀਰ ਭਗੈ ਹੈ” 
॥੩੦॥ 

ਯਾ ਬਿਧਿ ਸ਼ੋਕ ਗਿਰਾ ਬਹੁ ਭਾਂਤਿਨਿ 
ਬੋਲਤਿ ਹੈ ਬਿਰਲਾਪ ਪੁਕਾਰਾ। 

-ਬਾਮ ਫੁਰੈ ਅੰਗਾਂ ਸੂਚਕ ਹੂੰ ਸ਼ੁਭ 
ਕਾਰਨ ਕੌਨ ਨ ਆਇ ਵਿਚਾਰਾ। 

ਲੋਕ ਬਿਲਕਿ ਅਏ ਸਭਿ ਹੀ 





'ਜਾਲ। “ਪਾਣੀ ਵੇਖਿਆ। 
'ਮਲਾਹ। “ਵੜੇ। “ਗੱਲ ਮੇਲ ਕੇ। 
'ਮਛ। “ਕਛੂ। 'ਬਹੁਤੇ। 

'ਸੋਝੀ। 

ਨਵਾਬ ਆਦਿਕ। 
'ਲੋਭੇ ਨਾ ਓਹ। 


'ਦੁਖੀ। 'ਐਨੂੰ। 
'ਡਾਰ। 


ਕਰ ਰਹੇ ਹਨ; ਜਿਵੇਂ ਆਮ ਤ੍ਰੀਮਤਾਂ ਕਰਨ, ਪਰ 
ਮਾਤਾ ਜੀ ਦਾ ਸ਼ੋਕ ਗੰਭੀਰ ਹੋਣਾ ਹੈ। 

ਅੱਖਾਂ ਤੋਂ। 

'ਕਪੜੇ। 


'ਘੁਰ ਸੁੰਵਾ ਹੋ ਗਿਆ। 
'ਦਾਨ ਦੇਣ ਦਾ ਥਾਂ (ਹਟੀ)। 


'ਸਮੁਹ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਲੁ ਡੂਬ ਗਯੋ ਨਹਿ ਦੇਹਿ ਨਿਹਾਰਾ!। _ 'ਦੇਹੀ ਨਹੀਂ ਵੇਖੀ। 
ਹੋਵਤਿ ਮੌਨ! ਭਲੇ, ਸੁਖ ਭੌਨ /ਸ਼ਗੁਨ। 

ਕਰੋਂ _ਅਬਾਂ ਕੌਨ ਸੰਦੇਹ! ਨਿਵਾਰਾ- 'ਸੰਸਾ। 'ਪਾ:-ਅਸ। 
॥੩੧॥ 

ਸ਼ੋਕ ਕੋ ਸ਼ੋਰ ਸੁਨਯੋ ਚਹੁੰ ਓਰ ਤੇ 

ਧੀਰਜ ਛੋਰਿ ਦਯੋ ਭਰਿ ਛਾਤੀ'। 

ਨਾਨਕੀ ਹੇਰ ਦਸ਼ਾ ਸਭਿ ਕੀ 

ਹੁਤ ਦਾਸੀ ਔ ਦਾਸ ਜੇ ਆਨ ਸੰਗਾਤੀ। 
ਕੰਤਪਿਤਾ! ਪੁਨਿ ਕੰਤ ਬਿਸੂਗਤ 

ਸਦਰ ਕੀ ਤਰੁਨੀ' ਬਿਲਲਾਤੀ। 

ਬਾਂਹਿ ਗਹੇ ਸੁ ਪੁਬੋਧਤਿ ਭੀ! 

“ਸੁਮਤ ! ਤਜਿ ਸ਼ੋਕ, ਸੁਨੋ ਮਮ ਬਾਤੀ! 

੩੨॥ 

ਗਰਭਵਤੀ ਤੁਝ ਦੇਹਿ ਅਹੈ 

ਬਹੁ ਸੰਕਟ ਦੇਨਿ ਨ ਯੋਗ ਲਖੀਜੈ। 

ਭੇਦ ਕਛੂ ਨਹਿ ਜਾਨਤਿ ਤਾਂਹਿ ਕੋ 

ਬਾਦ ਹੀ ਸ਼ੋਕ ਐ ਚਿੰਤ ਕਰੀਜੈ। 

ਤੋ ਪਤਿ ਆਇ ਮਿਲੈ ਨਿਸ਼ਚੈ ਕਰਿ 

ਸੀਖ ਯੌ ਮੇਰੀ ਰਿਦੈ ਦ੍ਰਿੜ ਲੀਜੈ। 

ਤੀਨ ਦਿਨਾਂ ਲਗ, ਹੇ ਸੁ ਕਮਾਰਿ! 

ਉਤਾਰਿ ਨ ਹਾਰ ਸ਼ਿੰਗਾਰ, ਮਨੀਜੈ!` 

॥੩੩॥ 

ਹੇਤ ਸਮੇਤ! ਕੇ ਸੀਖ ਸੁ ਦੇਤਿ ਹੈ 

ਨਾਨਕੀ ਹੇਰਿ ਸਭੈ ਪਰਵਾਰੂ। 

ਕੇਚਿਤ ਕਾਲ ਸੁਨੈ ਚੁਪ ਹੂੈ ਕਰਿ 

ਜੇ ਬਚਨਾ! ਹਿਤ ਕੇ ਸੁਖਕਾਰੁ। 'ਭਾਵ ਬੇਬੇ ਜੀ ਦੇ ਬਚਨ। 
ਮੁਰਤਿ ਫੇਰ ਸਲੋਨੀ' ਚਿਤਾਰਿਕੇ: 'ਸੂੰਦਰ। “ਯਾਦ ਕਰਕੇ। 
ਸ਼ੋਰ ਉਠੈ ਇਕਬਾਰ ਖਭਾਰੁ। 'ਕਲੇਜਾ ਹਲਾ ਦੇਣ ਵਾਲਾ। 
ਜੋ ਪੁਰਿ ਮੈਂ, ਸੁਨੈ ਸ਼੍ਰੋਨ ਬਿੰਖੈ ਸੋਊ 

ਰੋਇ ਉਠੈ ਗੁਨ _ਭਾਖਿ _ਅਚਾਰੂ! 'ਗੁਣ ਤੇ ਆਚਾਰ ਕਹਿ ਕੇ। 
॥੩੪॥ 





509 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਆਪਨ ਪੈ! ਮਿਲ ਬੈਸਤਿ ਬ੍ਰਿੰਦਾ। 
ਕੋਊਕ ਆਨਿ ਅਵਾਸ ਬਿਖੈ ਕਹੈ' 
ਬੈਨ ਜੈਰਾਮ ਸੋ “ਭਾ ਅਤਿ ਮੰਦਾ। 
ਕੈਸੇ ਅਚਾਨਕ ਰੀਤਿ ਬਨੀ 

ਇਸ਼ਨਾਨ ਕਰੈ', ਨਿਤ ਬੇਦਿਨ ਇੰਦਾ'। 
ਦੇਹਿ ਬਹੋਰ ਨ ਹਾਥ ਲਗੀ 

ਬਹੁ _ਕੀਨ ਉਪਾਇ ਹੈ _ਠਾਂਢ!” 
ਨਰਿੰਦਾ2” ॥੩੫॥ 


੯ 


€ਹਰਾ. 


ਅਸ ਪੁਕਾਰ ਸਭ ਮਾਨਿਕੈ, ਅਚਰਜ 


ਉਰ' ਨਰ ਨਾਰਿ। 


ਕੋਇਕ ਸੁਜਸ ਉਚਾਰਹੀਂਮ ਕੋਇਕ 


ਨਿੰਦਹਿੰ ਗਾਰ ॥੩੬॥ 


ਤਨ ਖੋਜਿ ਰਹੇ ਕਿਤ ਹਾਥ ਨ ਆਯੋ। 
(ਸੁਲਤਾਨਪੁਰ ਵਿੱਚ ਰੌਲਾ) 

ਨਰ ਨਿੰਦਕ ਜੇ ਨਹਿ ਬਿੰਦਕ! ਭੇਦ ਕੋ 
ਤਿੰਦਕ ਮੋਹ ਜਿਨੈ ਗਰਸਾਯੋ। 

ਮੁਖ ਬੈਨ ਅਲਾਇ ਸੁਨਾਇ ਕਹੈ' 

“ਸੁ ਗਵਾਇ ਬਿਤੰ ਬਹੁਰੋ ਪਛੁਤਾਯੋ। 
ਜਲ ਡੂਬ ਗਯੋ, ਨਿਜ ਪ੍ਰਾਨ ਹਯੋ! 

ਨ ਕਲੇਸ਼ ਪਯੋ, ਮਨ ਯੋ __ਸਮਝਾਯੋ 
॥੩੭॥ 

ਟੋਟਾ ਵਡੋ ਪਿਖਿ, ਰਾਟਹਿ ਕੇ ਡਰਾ! 
ਨਾਂਹਿ ਟਿਕਯੋ, ਟਕ ਟਕ ਕਰੀ ਰਤਿ। 
ਟੋਰ ਫਿਰੇ! ਤਟ” ਔ ਘਟ ਘਾਟ” 
ਗਿਯੋਂ ਕਿਤ ਬਾਟ! ਨ ਜਾਨਤਿ ਕੋ 
ਗਤਿ। ? 

ਕੋਟਿ ਗਟੀ' ਚਢਿ ਹੈ ਹਟਿ ਹੈ 

ਘਟ! ਕਾਨ ਜੈਰਾਮ ਸੁਨੇ _ਬਤਿਯਾਂ? 
ਇਤਿ। 


510 





'ਵੇਦੀਆਂ ਦੇ ਚੰਦ। 
'ਖੜੇ ਹੋ ਕੇ। “ਨਵਾਬ ਜੀ ਨੇ। 


'ਰਿਦੇ ਵਿਚ। 


'ਜੋ ਨਹੀਂ ਜਾਣਦੇ। 
ਮੋਹ ਰੂਪੀ ਤੰਦੂਏ ਨੇ ਜਿਨ੍ਹਾਂ ਨੂੰ ਗੁਸਿਆ ਹੈ। 


'ਭਾਵ ਗੁਰੂ ਜੀ 
ਪ੍ਰਾਨ ਨਾਸ਼ ਕੀਤੇ। 


'ਰਾਜੇ ਦੇ ਡਰ ਕਰਕੇ। 

ਪ੍ਰੀਤ (ਪਰਵਾਰ ਦੀ ਟੁੱਕ ਕੇ ਟੋਟੇ ਕੀਤੀ। 
ਢੂੰਡ ਫਿਰੇ। ?ਕਿਨਾਰੇ। “ਸਾਰੇ ਘਾਟ। 
'ਰਸਤੇ ਕੇਹੜੇ ਗਿਆ। 


'ਕਈ ਗਿਣਤੀਆਂ। 
'ਦਿਲ ਵਿੱਚ। “ਗਲਾਂ। “ਇਸ ਤਰ੍ਹਾਂ ਦੀਆਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 511 





ਮਾਨਹੁ ਘਾਵ ਮੈ ਲੌਨ ਲਗਾਵਤਿ 

ਸੀਸ ਧਨੈ ਚਿਤ ਖੇਦ ਭਯੋ ਅਤਿ 

॥੩੮॥ 

“ਰੋਜ ਫਕੀਰਨ ਕੋ ਜੁ ਖਵਾਵਤਿ 

ਆਵਤਿ ਨਾਂਹਿ ਰਸਾਯਨ ਕਾਈ। 

ਭੈ ਨ ਕਰਯੋ ਭਵ ਦਾਨੀ' ਭਯੋ ਸੰਸਾਰ ਦਾ ਦਾਨੀ। 

ਧਨ ਭੁਪਤਿ ਭਾਰੀ ਜਯੋ' ਭੁਰ ਲੁਟਾਈ'। 'ਜਿਵੇਂ ਮੰਗਤਿਆਂ ਨੂੰ ਵਿਆਹ ਤੇ ਵੰਡਦੇ ਹਨ 
ਰਹ ਇ ਐਉਂ ਲੁਟਾਯਾ। 

ਗ੍ਰਾਮ ਕੋ ਰਾਜ ਨ ਕਾਜ ਬਿਆਜ ਕੋ! __ 'ਰਾਜਾ ਨਹੀਂ ਸੀ, ਨਾਂ ਹੀ ਵਯਾਜ ਦਾ ਵਿਹਾਰ ਸੀ। 

ਆਜ ਪਿਖੀ ਇਸ ਕੀ ਪੁਭੁਤਾਈ। ? 

ਆਨਨ ਨਿੰਦ ਬਕੈੱ' ਬਿਨ ਬਿੰਦ ਸਮਝੇ ਬਿਨਾਂ। 

ਮੁਕੰਦ ਕੋ ਭੇਦ ਲਖਜਯੋ ਨਹਿ ਜਾਈ 


॥੩੯॥ 

ਦੋਹਰਾ: 

ਨਗਰ ਨਰਨ ਪਰਵਾਰ ਪੁਨ, ਸਭਿ ਕੀ 
ਦਸ਼ਾ ਵਿਚਾਰ। 


ਦਤਿਯ ਰੈਨ ਮਹਿੰ ਨਾਨਕੀ, ਧਰ੍ਯੋ 


ਧਯਾਨ ਸੁਖਸਾਰ' ॥੪੦॥ 

ਸੈਯਾ: 

“ਹੇ ਜਗਬੰਦ ! ਪੁਭ ਸਖ ਕੰਦ ! 

ਮੁਕੰਦ ! ਅਨੰਦ ਕੋ ਦਾਸਨ ਦਾਨੀ ! 

ਸ਼ੀ ਕਰਤਾਰ ! ਮੁਰਾਰਿ ! ਅਘਾਰਿ' 

ਲਯੋ ਅਵਤਾਰ ! ਸੁ ਮੈ ਮਨ ਮਾਨੀ। 

ਜੇ ਸ਼ਰਧਾ ਮਮ ਸਾਚ ਰਿਦੇ ਮਹਿ 

ਤੌ ਪੁਗਟੋ ਪਰਭਾਤ ਮਹਾਨੀ। 

ਸ਼ੋਕ ਹਰੋ ਨਿਜ ਲੋਕਨ ਕੋ 

ਸਹਿ ਸ਼ੋਕ ਕਰੋ! ਜੇਉ ਮੂਢ ਗਮਾਨੀ 'ਸ਼ੋਕ ਮਾਨ ਯਾ ਸ਼ਰਮਿੰਦੇ ਕਰੋ। 

॥੪੧॥ 

ਦੀਨ ਦਯਾਲ! ਸਦਾ ਅਰਿ!' ਘਾਲ? ਵੈਰੀਆਂ ਦੇ ਨਾਸ਼ਕ। “ਵੈਰੀਆਂ ਦੇ ਨਾਸ਼ਕ। 
ਸਭੈ ਤੇ ਬਿਸਾਲ ਬਿਹੀਨ ਕਲੌਕਾ ! 

ਹੇ ਜਨ ਲਾਲ! ! ਪਖੰਡਨਿ ਸਾਲ? 'ਦਾਸਾਂ ਦੇ ਪਿਆਰੇ। 'ਪਖੰਡਾਂ ਨੂੰ ਸੱਲਣ ਵਾਲੇ। 
ਹੰਰੈਂ ਜਮ ਜਾਲ ਕਰਾਲ!' ਅਤੰਕਾ”। 'ਭਯਾਨਕ। “ਭੈ, ਰੋਗ, ਪੀੜਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 512 


ਜੇ ਕਲਿਕਾਲ, ਕੁਚਾਲ ਮਹਾਂ 

ਅਘ! ਜਾਲ? ਭਏ ਨਰ ਹੂੈ ਮਤਿਰੰਕਾ”। _'ਪਾਪ। 'ਸਮੂਹ। 'ਕੰਗਾਲ ਬੁੱਧੀ। 

ਸੋਉ ਉਬਾਰਨ ਕਾਰਨ ਰਾਵਰਾ ਆਪ ਨੇ। 

ਕਾਯਾਂ! ਧਰੀ, _ਮਖ ਚਾਰ _ਮਯੰਕਾ? 'ਦੇਹ। “ਚੰਦਰਮਾ ਵਰਗੇ ਸੁਹਣੇ ਮੁਖ ਵਾਲੇ ! 
॥੪੨॥ 


<< 


ਦਹਰਾ : 

ਅਸ ਪੁਕਾਰ ਤਨ ਤਜਿਨਿ ਕੋ, ਕਿਉ 
ਤਮਰੋ ਬਨਿ ਆਇ। 

ਕੈਸੇ ਅੰਤਰ ਧਯਾਨ ਭੇ!', ਆਵਹ ਦਰਸ 'ਛਿਪ ਗਏ। 

ਦਿਖਾਇ ॥੪੨॥ 

ਬਾਰਜ! ਬਨ ਪਰਵਾਰ ਨਿਜ?, ਸਰਬ 'ਕਵਲਾਂ ਦਾ। “ਆਪ ਦਾ। 

ਗਯੋ ਕੁਮਲਾਇ। 

ਭੋਰ! ਪ੍ਰਭਾਕਰ” ਸੇ” ਮਿਲੋ, ਬਦਨ ਸੁ _'ਸਵੇਰੇ। 'ਸੂਰਜ। 'ਵਾਂਗ। “ਖਿੜਾਕੇ। 

ਛਬਿ ਬਿਕਸਾਇ'” ॥੪੪॥ 

ਦੋਹਰਾ: ਮੈ ਮੱਥਾ ਟੇਕਦੀ ਹਾਂ। “ਧਰਤੀ ਤੇ ਸਿਰ ਰੱਖਕੇ। 
ਬੰਦਿ ਹਾਥ ਦੈ ਬੰਦਿ ਹੀ!, ਧਰ ਪਰ 

ਧਰਿ ਕਰਿ ਸੀਸ?”। 

“ਕਰੀ ਪ੍ਰਤੱਗਯਾ ਮੈਂ ਜ ਮੁਖ, ਪੂਰਹ ਸ੍ਰੀ 

ਜਗਦੀਸ਼!” ॥੪੫॥ 

ਸਰਬ! ਰੈਨ” ਬਿਨ ਸੈਨ ਕੇ, ਕਹਿਤਿ 

ਸੁਜਸ ਕੇ ਬੈਨ। 

ਭੁਾਤ ਅਰਾਧਤਿ ਪ੍ਰੀਤਿ ਕਰਿ, ਰਿਦੈ 

ਚਿਤਵਿ ਗੁਨ ਐਨ ॥੪੬॥ 

ਅਸ ਪੁਕਾਰ ਭੀ ਪੁਰਿ ਵਿਥੈ, ਸੁਨਹੁ 

ਬਹੁਰ ਗੁਰ ਗਾਥ। 

ਧਰਿ ਪਦ ਮਾਥ ॥੪੭॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਵੇਂਈਂ ਪ੍ਰਵੇਸ਼” ਪ੍ਰਸੰਗ ਬਰਨਨੰੈ ਨਾਮ 
ਅਠਾਈਸਮੋ ਅਧਯਾਯ ॥੨੮॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


513 





੨੯. [ਗੁਰਚਰਣ ਮੰਗਲ। ਵੇਈਂ ਤੋਂ ਬਾਹਰ ਆਉਣਾ, ਮੋਦੀ ਦੀ ਕਾਰ ਤਸਾਗਣੀ।] 


(ਸੰਤਘਾਟ) ॥੭॥ 
(ਮੋਦੀਖਾਨਾ ਲੁਟਾਉਣਾ) ॥੧੭..॥ 
(ਮੋਦੀਖਾਨਾ ਲੁਟਾ ਮਸਾਣਾਂ ਵਿੱਚ) ॥੨੪॥ 
(ਲੇਖਾ, ੭੬੦) ਵਾਧੇ ਦੇ ਨਿੰਕਲੇ) ॥੩੯॥ 


<< 


ਦਹਰਾ . 


ਸੀ ਗੁਰ ਚਰਨ ਜਹਾਜ ਸੇ ਤਿਨ ਅਲੈਬ ਹੋ' ਪਾਇ। 
ਅਲੰਬ=ਆਸਰਾ। [ਸੰਸ. ਆਲਮ੍ਬ]। ਹੈਂ=ਹਉ', ਮੈ'। [ਸੰਸ. ਅਹੰ]। 


ਪਰੋ” ਪਾਰ ਸੰਦੇਹ ਬਿਨ ਉਦਿਧ ਬਿਘਨ ਸਮੁਦਾਇ ॥੧॥ 


ਸੰਦੇਹ=ਸ਼ੱਕ। ਉਦਿਧ=ਸਮੁੰਦਰ। [ਸੰਸ. ਉਦਧਿ] 
ਅਰਥ: 


ਸ਼ੀ ਗੁਰੂ (ਸਾਹਿਬਾਨ) ਜੀ ਦੇ ਚਰਣ ਜਹਾਜ਼ ਸਮਾਨ ਹਨ, ਉਨ੍ਹਾਂ ਦਾ ਆਸਰਾ ਪਾ ਕੇ ਮੈ' ਸਾਰੇ 
ਵਿਘਨਾਂ (ਰੂਪੀ) ਸਮੁੰਦਰ ਤੋ' ਨਿਰਸੰਸੇ ਪਾਰ ਜਾ ਪਵਾਂਗਾ। 


ਪੁਨਿ ਸੁ ਗੁਰ ਜਾਤਿ ਭਏ ਪੁਭੁ ਪਾਸੀ। 


ਆਨੰਦ ਕੰਦਾ ਪਿਖਯੋ ਕਰ ਬੰਦਿ? 


ਕਹੀ ਅਭਿਬੰਦਨ' ਦੰਡ ਸੰਕਾਸੀ”। 
ਮੰਦਹਿ ਮੰਦਾ ਮਿਰਿਦੰ? ਮੁਸ਼ਕਾਯ 
ਧਯਾਨ ਜੁਗਿੰਦਨ' ਕੇ ਨਿਤ ਬਾਸੀ?। 


ਬੈਨ ਭਨੇ ਗੁਨ ਐਨ ਪਰਮੇਸ਼ੁਰ 
“ਆਵਹੁ ਨਾਨਕ! ਨਾਮ _ਬਿਲਾਸੀ' 
॥੨॥ 

ਕਾਰਨ ਯਾ! ਅਵਤਾਰ ਧਰਯੋ ਭਵ? 
ਕਾਰਜ ਜਾਇ ਕਰੋ ਅਬ ਸੋਊ। 

ਹੈ ਕਲਿਕਾਲ ਕਰਾਲ' ਬਿਸਾਲਹਿ 
ਮੰਦਮਤੀ ਮਨ ਮਾਨਵ ਹੋਊ। 

ਦੇਵਨਿ ਪੂਜਤਿ, ਨਾਮ ਤੇ ਬੇਮੁਖ 
ਕੇਵਲ ਪਾਪ ਪਰਾਇਨ ਜੋਊ। 


/ਭਾਵ ਪਰਮੇਸ਼ੁਰ ਨੂੰ (ਅ) ਗੁਰੂ ਜੀ ਨੇ। “ਹਥ 
ਜੋੜਕੇ। 

ਨਮਸਕਾਰ। “ਭਾਵ ਡੰਡੌਤ ਕੀਤੀ। 

ਹੌਲੀ ਹੌਲੀ। “ਕੋਮਲ। 

'ਯੋਗੀਆਂ ਦੇ ਧਯਾਨ ਵਿੱਚ ਵਸਣ ਵਾਲੇ। ਭਾਵ 
ਰੱਬ ਜੀ। ਯੋਗੀਆਂ ਦੇ ਧਯਾਨ ਵਿੱਚ ਵਸਣ 
ਵਾਲੇ। ਭਾਵ ਰੱਬ ਜੀ। 


ਨਾਮ ਦਾ ਆਨੰਦ ਲੈਣ ਵਾਲੇ। 
'ਜਿਸ। “ਸੰਸਾਰ ਵਿਚ। 


'ਭਯਾਨਕ। 
ਹੋ ਗਏ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 514 


ਭਾਉ ਭਲੇ ਭਗਤੀ ਪੁਗਟਾਵਹੁ 
ਭਾਰ ਧਰਾ ਪਰ ਭੂਰ', ਬਿਗੋਊ?£ ॥੩॥ _'ਬਹੁਤਾ ਹੋ ਗਿਆ ਹੈ। “ਜੋ ਨਾਸ਼ ਕਰੋ। 
ਜਾਤਿ ਅਪਾਰ' ਨਿਰੈ” ਨਰ ਕੁਰ” 'ਜਾਂਦੇ ਹਨ ਬਹੁਤੇ। “ਨਰਕ ਨੂੰ। “ਝੂਠੇ ਲੋਕ। 


ਨਹੀਂ ਸੁਖ ਮੁਰ' ਕਮੁਰ? ਕੁਭਾਗੇ। ਮੂਲੋਂ ਸੁਖ ਨਹੀਂ। “ਖੋਟੇ ਅਸਲੇ ਵਾਲੇ (ਅ) 
ਰਾ ਬਹੁਤੇ ਮੂੜ੍ਹ। 


ਪੰਥ ਤਯਾਗ ਕੁਪੰਥ' ਪਰੇ 'ਕੁਰਾਹ। 
ਸਭਿ ਲੈਪਟ' ਦੰਭ” ਅਰੰਭਤਿ” ਪਾਗੇ“। _ 'ਫਸੇ ਹੋਏ ਹਨ। “ਫਰੇਬ ਵਿਚ। “ਜੰਮਦਿਆਂ ਹੀ, 


ਮੁੱਢ ਤੋ ਹੀ। “ਖਚਤ ਹੋਏ ਹਨ। 
ਨਾਮਹਿ ਕੀ ਸਿਫਤੀ ਪਰਕਾਸ਼ਹੁ 
ਨਾਸ਼ ਪਖੰਡ ਕਰੋ, ਜਿਹ ਲਾਗੇ। ” 
ਸ਼ੀ ਗੁਰੁ ਜੀ ਸੁਨਿ ਬੈਨ ਭਨੇ 


ਸਿਰੀ ਰਾਗ ਵਿਖੇ, ਹਿਯਰਾ ਅਨੁਰਾਗੇ 
॥੪॥ 





ਸ਼ੀ ਮੁਖਵਾਕ ॥ 
ਸਿਰੀਰਾਗੁ ਮਹਲਾ ੧ ॥ 
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥ 
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ 


ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥ 
ਸਾਚਾ ਨਿਰੰਕਾਰੁ ਨਿਜ ਥਾਇ ॥ 
ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥ 
ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥ 
ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥ 
ਭੀ ਤੇਰੀ ਕੀਮਤਿ ਨਾਂ ਪਵੈ ਹਉ ਕੇਵਡੁ ਆਖਾ ਨਾਉ ॥੨॥ 
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥ 
ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥ 
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥ 
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥ 
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥ 
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥ 
ਦੋਹਰਾ: "ਵਾਹਿਗੁਰੂ ਜੀ ਨੇ ਗੁਰੂ ਹੋਕੇ ਗੁਰ ਨਾਨਕ ਨੂੰ 
ਪਾਰਬੁਹਮ ਬਿਗਸੇ ਸੁਨਤਿ, ਮੰਤ੍ਰ ਦੀਨ ਮੰਤੁ ਦਿਤਾ। ਗੁਰੂ ਜੀ ਆਪ ਬੀ ਆਪਣੇ ਗੁਰੂ ਦਾ 
ਇਹੋ 


ਗੁਰੁ' ਹੋਇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 515 


ਸੋਇ ॥੫॥ 





ਅਥ ਮੰਤੁ:- 

੧ਉੱਂ `ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ 

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪੁਸਾਦਿ ॥ 
ਸੈਯਾ: /ਅਵਾਜ। “ਆਖਿਆ ਰੱਬ ਜੀ ਨੇ। 
ਬਹੁਰੋ ਧੁਨਿ! ਭੂਰ ਗੰਭੀਰ ਭਨੈ“ 
'ਤਜਿਯੇ _ਕ੍ਰਿਤਿ _ਕੋ, _ਬਿਦਤਾਵਹੁ! 'ਇਸ ਮੰਤੁ ਨੂੰ) ਪੁਗਟ ਕਰੋ। 
ਜਾਈ। ` 
ਪਦਬੰਦਨ ਕੋ ਕਰਿ ਫੇਰ ਮੁਰੇ 
ਦੁਖ ਦੁੰਦ ਮਿਟੈ' ਜਿਹ ਕੇ ਦਰਸਾਈ।” 
“ਸੀ ਗੁਰੂ ਜੀ ਦਾ ਵੇਈਂ ਪ੍ਰਵੇਸ਼ ਕਰਕੇ ਤ੍ਰੈ ਦਿਨ ਅਪਣੇ ਸ਼ਰੀਰ ਦਾ ਕਿਸੇ ਨੂੰ ਦਰਸ਼ਨ ਨਾ ਹੋਣ ਦੇਣਾ 
ਤੇ ਪਰਮੇਸ਼ੁਰ ਦੇ ਦਰ ਜਾਣ ਤੇ ਬਖਸ਼ਿਸ਼ ਪਾਪਤ ਕਰਨੀ ਆਦਿ ਆਤਮਕ ਮੰਡਲ ਦੇ ਕ੍ਰਿਸ਼ਮੇ ਹਨ। 
ਸਚਖੰਡ ਅਦੇਸ਼, ਅਥਾਂਵ ਟਿਕਾਣਾ ਹੈ, ਜਿਸ ਦਾ ਰੂਪ ਰੇਖ ਨਹੀਂ, ਫੇਰ ਓਹ ਹਰ ਥਾਵੇਂ ਹੈ। 
ਵਾਹਿਗੁਰੂ ਹੈ, ਤੇ ਉਸਦੀ ਹੈ ਦਾ ਜਦ ਟਿਕਾਣਾ ਆਖੋ ਤਾਂ ਕਹੀ ਦਾ ਹੈ “ਸਚ ਦੇ ਖੰਡ” ਵਿਚ, ਮੁਰਾਦ 
ਇਹ ਨਹੀਂ ਕਿ ਉਹ ਖੰਡ ਕੋਈ ਦੇਸ਼ ਹੈ ਪਰ ਸਦਾ ਅਦੇਸ਼ ਤੇ ਫੇਰ ਸਰਬ ਦੇਸ਼ੀ ਹੈ। ਗੁਰੂ ਜੀ ਦਾ 
ਓਥੇ ਜਾਣਾ ਤੇ ਦਰਸ਼ਨ ਹੋਣੇ ਤੇ ਹੁਕਮ ਮਿਲਣਾ, ਸਭ ਆਤਮ ਖੇਡਾਂ ਹਨ। ਸਾਡੀ ਬੁੱਧੀ ਹੱਦ ਵਾਲੀ ਹੈ 
ਜੋ ਦੇਸ਼ਕਾਲ ਨਾਲ ਬੱਧੀ ਪਈ ਹੈ, ਸਾਡੀ ਸਮਝ ਵਿਚ ਨਾ ਆ ਸਕਣ ਕਰਕੇ ਵਰਣਨ ਐਉ” ਕਰੀਦਾ 
ਹੈ ਕਿ ਜਿਵੇਂ ਉਹ ਕਿਸੇ ਮੁਕਾਮ ਵਿਚ ਕਿਸੇ ਸਰੀਰਾਂ ਦੇ ਮਿਲਾਪ ਵਾਂਡੂ ਹੋ ਰਹੀ ਹੈ, ਸ਼੍ਰੀ ਸਤਿਗੁਰੂ 
ਨਾਨਕ ਦੇਵ ਜੀ ਨੇ ਆਪ ਵੀ ਇਸ ਕੌਤਕ ਦਾ ਪਤਾ ਦਿੱਤਾ ਹੈ, ਓਥੇ ਬੀ “ਸੱਦਿਆ ਜਾਣਾਂ” “ਸਿਰੋਪਾ 
ਮਿਲਣਾ” “ਅੰਮ੍ਰਿਤ ਦਾਨ ਹੋਣਾ” ਆਦਿ ਪਦ ਸਾਡੀ ਸਮਝ ਗੋਚਰਾ ਕਰਨ ਲਈ ਆਪ ਨੇ ਵਰਤੇ ਹਨ। 


ਯੁਥਾ:- 

ਹਉ ਢਾਢੀ ਵੇਕਾਰੁ ਕਾਰੈ ਲਾਇਆ ॥ 

ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥ 
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥ 
ਸਚੀ ਸਿਫਤਿ ਸਾਲਾਹਿ ਕਪੜਾ ਪਾਇਆ ॥ 
ਸਚਾ ਅੰਮਿਤ ਨਾਮੁ ਭੋਜਨੁ ਆਇਆ ॥ 
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥ 
ਢਾਢੀ ਕਰੇ ਪਸਾਉ ਸਬਦੁ ਵਜਾਇਆ ॥ 
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ 

[ਮਾਝ ਕੀ ਵਾਰ ਮਹਲਾ ੧ 
ਮੁਰਾਦ ਹੈ ਕਿ ਵਾਹਿਗੁਰੂ ਦੇ ਸਰੂਪ ਵਿਚ ਪ੍ਰਾਪਤ ਹੋ ਕੇ ਆਪ ਨੇ ਨਾਮ ਤੇ ਕੀਰਤਨ ਦੀ ਦਾਤ ਜਗਤ 
ਨੂੰ ਦੇਣ ਲਈ ਹੁਕਮ ਪ੍ਰਾਪਤ ਕੀਤਾ ਤੇ ਅਗੇ ਪ੍ਰਚਾਰ ਕਰਨ ਲਗੇ। 
ਜਹਿਂ ਤੇ ਸੁ ਗਏ ਤਿਹ ਠੌਰ ਅਏ 
ਸੁਖ ਦਾਸ ਦਏ ਜਿਹ ਨਾਮ ਜਪਾਈ। 
ਗੁਰੁ ਕਿੰਕਰ' ਲੇ ਕਰਿ ਚੀਰ? ਬਰੰ” 'ਦਾਸ। “ਕਪੜੇ। 'ਸ੍ੇਸ਼ਟ। 
ਥਿਰ! ਤੀਰ” ਵਿਈਂ ਨਿਤ ਹੋਵਹਿ ਆਈ 'ਖੜਾ। “ਕਿਨਾਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 516 





॥੬॥ 


<< 


ਦਹਰਾ : 

'ਜਹਿੰ ਪੁਵਿਸ਼ੇ ਇਕ ਕੋਸ, 
ਤਹਿਂ ਨਿਕਸੇ ਗੁਰੂ ਪ੍ਰਬੀਨ। 
(ਸੰਤਘਾਟ) 

ਸੰਤ ਘਾਟ ਅਬ ਲਗ ਬਿਦਤ, 
ਦਰਸਹਿਂ ਸਿੱਖ ਸੁ ਚੀਨ ॥੭॥ 


ਗੁਰੂ ਪਦ ਪ੍ਰੇਮ ਮੈ' ਹੋਤਿ ਅਧੀਰਾ। 

ਮੁਖ ਸੋਚਤਿ' ਲੋਚਨ? ਨੀਰ” ਬਿਮੋਚਤਿ" 'ਮੁਰਾਦ ਹੈ ਮਨ ਵਿਚ। 'ਅਖਾਂ ਤੋਂ। “ਪਾਣੀ। 
“ਵਹਾਂਦਾ ਹੈ। 

ਚੌਂਪਤ ਚੀਤ!, ਹਲੈ ਝਖ ਨੀਰਾ”। ।ਉਛਲਦਾ ਹੈ ਸੁ ਦਿਲ। “ਜੇ ਮੱਛੀ ਕਰਕੇ ਵੀ 
ਪਾਣੀ ਹਿੱਲ ਪਵੇ ਤਾਂ। 

ਇਸ਼ਨਾਨ ਸਮੈ ਨਿਕਸੇ ਕਰੁਨਾਕਰਾ /ਕ੍ਰਿਫਾ ਦੀ ਖਾਨ। 

ਬਾਸੁਰ ਤੀਨ ਬਿਤਾਇ ਗਹੀਰਾ। 

ਦ੍ਰਿਗ' ਦੇਖਤਿ ਹੀ ਉਮਗਾ? ਅਨੁਰਾਗ __'ਅੱਖੀ। “ਉਛਲਿਆ। 

ਸੁਭਾਗ ਜੁ ਦਾਸ ਖਰਾ ਜਲ ਤੀਰਾ! 'ਜਲ ਦੇ ਕਿਨਾਰੇ। 

ਰਗ 

ਦੌਰ ਕਰੀ ਪਦ ਮੈ ਅਭਿਬੰਦਨਾ' 'ਨਮਸਕਾਰ। 

ਅੰਬਰ! ਦੀਨ, ਸੁਖੰਬਰ? ਪਾਯੋ। 'ਕਪੜੇ। “ਸ੍ਰੇਸ਼ਟ ਸੁਖ। 

ਦੇਖਿ ਦਯਾਲ ਤਿਸੈ ਤਿਹ ਕਾਲ 

“ਨਿਹਾਲ ਭਯੋ” ਇਵ ਬੈਨ ਅਲਾਯੋ। 

ਛੂਟ ਕਪਾਟ ਗਏ ਝਟਿਤੀ' 

ਭੁਮ ਠਾਟ ਹਟਾ, ਘਟ ਗਯਾਨ ਸੁਹਾਯੋ। 

ਮੰਦਹਿ ਮੰਦ ਚਲੇ ਪੁਰਿ ਕੋ 

ਜੋਊ ਦੰਭ ਨਿਕੰਦਨ ਕੋ ਭਵ ਆਯੋ 

॥੯॥ 

ਦਹਰਾ : 

ਪ੍ਰਿਥਮ ਭ੍ਰਿੱਤ ਕੋ ਭੇਜਿਓ, “ਜਾਹੁ 

ਜਰਾਮ ਅਗਾਰ। 

ਜਹਿੰ ਬੈਸੀ ਸ਼ੀ ਨਾਨਕੀ, ਧਰਯੋ ਧਯਾਨ 

ਸੁਖਸਾਰ ॥੧੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 517 


ਸਰਬ ਨਿਸਾ ਬੀਤੀ ਜਿਸਹਿ, ਗਿਨਤੀ 

ਭਨਤਿ ਅਪਾਰ। 

ਮਮ ਦਿਸ਼ ਤੇ ਬੰਦਨ ਕਰਹੁ, ਸਿਰ 
ਚਰਨਨ ਪਰ ਧਾਰਿ” ॥੧੧॥ 

ਸ੍ਰੈਯਾ: 

ਸੁਨਿ ਸ਼੍ਰੋਨ ਵਿਖੈ ਗਯੋ ਦਾਸ ਤਬੈ 

ਜਹਿਂ ਨਾਨਕੀ ਧਯਾਨਹਿਂ ਕੇ ਰਸ ਭੀਨੀ। 
ਪ੍ਰਵਿਸ਼ਯੋ! ਘਰ ਜਾਇ, ਬਿਲੋਕੀ ਤਹਾਂ 

ਕਰਿ ਆਸਨ ਬੈਠੀ ਅਡੋਲ ਪਬੀਨੀ। 

ਇਕ ਭ੍ਰਾਤ ਅਰਾਧਨ ਕੀ ਲਿਵਲਾਗੀ ਹੈ 

ਤਾਂਹੀ ਸਮੇ', ਤਿਨ ਬੰਦਨ ਕੀਨੀ। 

“ਸੁਨਿ ਭੋ ਸੁਮਤੇ!'! ਤਵ ਆਯੋ ਸਹੋਦਰ _'ਸੁਭਮੱਤੀ ਵਾਲੀ। 
ਬੇਗ ਮਿਲੋ, ਕਰਿ ਸੋਚਨ! ਹੀਨੀ?” 'ਸੋਚਾਂ ਨੂੰ। “ਦੂਰ ਕਰੋ। 





॥੧੨॥ 
ਬੈਨ ਸੁਨੇ, ਨਿਜ ਨੈਨ ਖੁਲੇ 
ਜਨੁ ਮ੍ਰਿੱਤੁ ਮੁਖੰ' ਅਮੀ? ਧਾਰ ਚੁਆਈ। 'ਮੁਏ ਦੇ ਮੂੰਹ ਵਿਚ। 'ਅੰਮੂਤ ਦੀ। 


ਆਨੰਦ ਯੋ ਉਮਗਾ ਉਰ ਮੈ” ਬਹੁ 

ਜਾਇ ਜਰਾਮ ਕੇ ਪਾਸ ਸੁਨਾਈ। 

“ਆਵਤਿ ਹੈ ਮਨਭਾਵਤਿ ਸੋਦਰ 

ਦੋਖ ਨਸਾਵਤਿ ਜਾਂ! ਦਰਸਾਈ। 

ਦਾਸ ਅਯੋ ਅਬ ਬਾਸ! ਕੋ ਦੈ ਕਰਿ 

ਸੁੱਧਿ _ਅਵਾਸ _ਸੁਨਾਵਨ _ ਤਾਈਂ” 

॥੧੩॥ 

ਕਾਨ ਸੁਨੀ ਜਨੁ ਮੀਨ! ਅਨੀਰ£ ਪੈ” ਮਮੱਛੀ। “ਬਿਨਾਂ ਪਾਣੀ। “ਉੱਤੇ। 
ਨੀਰ ਕੀ ਆਨ ਘਟਾ! ਬਰਖਾਈ। 'ਬੱਦਲ। 

ਪੀਰ ਸੋ ਪੀਰਾ ਸਰੀਰ ਅਧੀਰ ਭਾ? /ਪਹਿਲਾਂ। “ਜੋ ਹੋ ਗਿਆ ਸੀ। 
ਆਨਨ! ਆਰੁਨਤਾ?” ਅਤਿ ਆਈ। 'ਜੈਰਾਮ ਦੇ) ਮੂੰਹ ਤੇ। “ਲਾਲੀ। 
ਹੀਨ ਮਨੀ! ਜਿਵ ਹੋਇ ਫਨੀ? ਮਣੀ ਬਿਨਾਂ। “ਸੱਪ। 

ਪੁਨਿ ਪਾਇ!” ਪ੍ਰਸੰਨ _ਜਯੋ ਪੀਰ? 'ਮਣੀ) ਫੇਰ ਪ੍ਰਾਪਤ ਕਰਕੇ। 'ਪੀੜਾ। “ਦੂਰ ਹੋ 
ਪਰਾਈ”। ਗਈ। 

ਦੌਰ ਦਯਾਲ ਸੋ ਆਇ ਮਿਲਾ 

ਤਿਹ ਕਾਲ ਅਨੰਦ ਕਹਯੋ ਨਹਿ' ਜਾਈ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 518 





॥੧੪॥ 

ਯੌ, ਸੁਨਿ ਕੈ ਪਰਵਾਰ ਸਪੂਰਨ 

ਭੁਰ' ਖੁਭਾਰ” ਕੋ ਦੁਰ ਮਿਟਾਈ। 'ਬਹੁਤੇ। “ਖੋਭ, ਦੁਖ। 
ਜੈਸੇ ਕੁਹੀਰ' ਨਿਵਾਰ ਕਰੇ 

ਹੁਇ ਸੂਰ! _ਉਂਦੈ?, _ਸੁਖ _ਝਗੋਂ 

ਪੁਗਟਾਈ। 

ਰੌਰ ਪਰਾ ਪੁਰਿ ਸਾਰੇ ਵਿਖੈ 

ਵਿਸਮਾਦ ਰਿਦੈ ਅਵਿਲੋਕ' ਲੁਕਾਈ? _ 'ਵੇਖਣ ਲੌਗੇ। “ਲੋਕੀ। 
ਕਾਨ ਸੁਨੈ ਸੋਊ ਦੌਰ ਮਿਲੈ 

ਨਰ ਬ੍ਰਿੰਦ ਭਏ ਸੰਗ ਸ਼ੀ ਸੁਖਦਾਈ 

॥੧੫॥ 

ਮੰਦ ਹੀ ਮੰਦ ਮੁਕੰਦ ਅਏ ਪੁਰਿ' ਸ਼ਹਿਰ ਵਿਚ। 

ਲੋਚਨ ਜਜਯੋ' ਅਰਬਿੰਦ ਸੁਹਾਏ। 

ਆਪਨ ਕੇ ਦਰ! ਜਾਇ ਖਰੇ ਪ੍ਰਭੁ 'ਹੱਟ ਦੇ ਬੂਹੇ। 

ਹੋਤਿ ਹਿਤੂ ਸੁ ਅਸੀਸ ਅਲਾਏ। 

ਬਾਰ ਕਪਾਟ' ਭਿਰੇ ਅਵਿਲੋਕਿ ਕੈ /ਬੂਹੇ ਦੇ ਤਖਤੇ। 

ਬੂਝੈ ਹੈ ਦਾਸ, ਸੁ ਐਸੇ ਬਤਾਏ”। ਦਾਸ ਤੋਂ ਪੁਛਿਆ। ?ਉਸ (ਦਾਸ ਨੇ) ਐਉ' 
ਹੂ ਦਸਿਆ। 

“ਖਾਨ ਕਰੀ ਨਿਜ ਪਾਨ! ਸੋ ਬੰਦਹਿ __'ਆਪਣੇ ਹੱਥੀਂ। 

ਦੂਰ ਖਰੇ ਅਛਰਾਂਗ! ਲਵਾਏ” ॥੨੬॥ _ 'ਮੋਹਰ, ਛਾਪ। 
ਨਾਨਕ ਆਇਨ ਤਬੈ ਨਿਜ ਪਾਨੰ ਸੋ 

ਛੋਰਿ' ਦੁਕਾਨ ਕੋ ਬਾਰ” ਦਯੋ। 'ਖੋਲ੍ਹ ਦਿੱਤਾ। “ਦਰਵਾਜਾ। 
(ਮੋਦੀਖਾਨਾ ਲੁਟਾਉਣਾ) 

ਮਾਨਵ ਜੋਨ ਸੁਨੈ ਨਿਜ ਕਾਨਨ 

ਆਵਤਿ ਧਾਇ ਅਚੰਭ ਭਯੋ। 

-ਬਾਸੁਰ ਤੀਨ ਰਹਯੋ ਮਧ ਨੀਰ ਕੇ 

ਜੀਵਤਿ ਹੀ ਪੁਨਿ ਆਇ ਗਯੋ। 

ਕਾਰਨ ਕੌਨ ਨ ਤੌਨ' ਛੂਯੋ ਜਲ? - __ 'ਭਾਵ ਗੁਰੂ ਜੀ ਨੂੰ। 
ਯਾ ਬਿਧਿ ਸੋ ਬਿਸਮਾਦ ਭਯੋ ॥੧੭॥ 

ਹੀਨ ਕਲੈਕ ਮਯੰਕ ਮਨੋਂ ਮੁਖਾਂ /ਮਾਨੋ' ਅਕਲੈਕ ਚੰਦ ਵਰਗਾ ਮੂੰਹ ਹੈ। 
ਬੰਕ ਬਿਲੋਕਤਿ' ਹੈ' ਕਰੁਨਾ ਸੋਂ?। ਟੇਢਾ ਵੇਖਦੇ ਹਨ। “ਕ੍ਰਿਪਾ ਨਾਲ। 
ਵਾਕ ਕਹੈ ਇਵ ਰੰਕਨ ਸੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 519 


“ਮਨ ਹੋਇ ਨਿਸੰਕ ਨ ਭੈ ਕਰੁ ਕਾਸੋ। 
ਲੇਵਹੁ ਜਾਂਹਿ ਕੀ ਚਾਹਿ ਅਹੈ ਉਰ 
ਆਪਨ ਅੰਤਰਿ ਜਾਇ ਨਿਕਾਸੋ!। ? 
ਦੌਰ ਪਰੇ ਤਿਹ ਨੌਰ ਕਿਤੇ ਨਰ 
ਲੂਟਤਿ _ਸੌਜਹਿ! ਰੌਰ? ਪਰਾ ਸੋ 
॥੧੮॥ 

ਅੰਨ ਘਨੋ, ਮਿਸ਼ਟਾਨ ਤੇ ਲੌਨ 

ਮਰੀਚ ਦੁਊ!, ਹਰਦੀ” ਮਨ ਭਾਈ। 
ਲੇਹਿ ਵਿਰਾਟਿਕਾ' ਪੈਸੇ ਕੋਊ 

ਪੁਨਿ ਕਾਰਿਖਕੰ/ ਕੇਊ ਲੇਤਿ ਹੈ' ਧਾਈ। 
ਅੰਬਰ! ਭਾਂਤਿ ਅਨੇਕਨ ਕੇ 

ਧਰੇ ਆਪਨ ਮੈ' ਸਭਿ ਦੀਨ ਲੁਟਾਈ। 
ਤੋਟ ਨ ਆਈ, ਅਤੋਟ ਭਈ 

ਸੁਰ ਧੇਨੁ! ਕਿਧੋਂ” ਮਨਿਚਿੰਤ” ਸੁਹਾਈ 
॥੧੯॥ 





ਸਿਰਮੌਰ ॥੨੦॥ 

ਸੈਯਾ: 

ਨੌ ਨਿਧਿ ਸਿੱਧਿ ਤੇ ਰਿੱਧਿ ਬਸੈ ਮਧ 

ਕੋ ਬਿਧਿ ਹੋਵਹਿ ਤੋਟਿ ਤਹਾਂ। 

ਹਾਰਿ ਪਰੇ ਨਰ ਲੂਟਤਿ ਜੇ 

ਨਹਿਂ ਸੌਜ ਨਿਖੁਟਤਿਂ, ਦੀਖ ਮਹਾਂ:। __'ਮੁਕਦੀ ਨਹੀਂ। “ਹੋਰ ਬਹੁਤ ਅਜੇ ਦਿੱਸਦੀ ਹੈ। 

ਦੌਲਤ ਖਾਨ ਸੋ ਮਾਨਵ ਦੌਰਿ 

ਸਭੈ ਬਿਰਤਾਂਤ ਬਖਾਨ ਕਹਾ। 

ਭੇਜਿ ਦਏ ਭ੍ਰਿਤ' ਆਪਨੇ ਤਾਂ ਛਿਨ 

ਸੋ ਸੁਨਿ ਹੋ ਬਿਸਮਾਦ ਰਹਾ ॥੨੧॥ 

ਲੁਟਤਿ ਹੈ' ਨਰ ਜੇ ਬਰਜੇ! /ਰੋਕੇ। 

ਤਰਜੇ', ਦਰਜੇ” ਸਭਿ ਭੀਰ ਹਟਾਈ”। _ 'ਡਾਂਟੇ। “ਦਰਵਾਜੇ ਤੋਂ। “ਜੋ ਭੀੜ ਸੀ ਹਟਾ 
ਦਿੱਤੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭੂਪਤ ਦੌਲਤ ਖਾਨ ਅਯੋ 
ਗਤਿਦਾਨ ਬਿਲੋਕਤਿ!' ਲੋਚਨ ਲਾਈ। 
ਜਯੋ' ਬਿਰਤੀ' ਤਨ ਗਯਾਨ ਧਰਾ? 


ਖਫਨੀ ਗਰ' ਸ੍ਰੀ ਗੁਰ ਨੈ ਤਬ ਪਾਈ। 
ਹੇਰਿ! ਨਿਰਾਸ ਉਦਾਸ ਭਯੋ 
ਪਛੁਤਾਸ ਰਿਦੈ! -ਕਿਛੁ ਜਾਨਿ ਨ 
ਜਾਈ- ॥੨੨॥ 

ਦੌਲਤ ਖਾਂ ਨਿਜ ਲੋਕਨ ਸੋ 

ਮੁਖ ਬੋਲਤਿ ਬੋਲ ਬਿਲੋਕਤਿ' ਬੇਖਾ”। 
“ਕੌਨ ਸ਼ਰਾਰ' ਭਯੋ ਇਸ ਕੋ 

ਸ਼ੁਭ ਰੀਤਿ ਹੁਤੀ ਮਤਿਵਾਨ ਵਿਸ਼ੇਖ਼ਾ। 
ਬਾਸੁਰ ਤੀਨ ਬਿਤਾਇ ਕੈ ਨੀਰ ਮੈ' 
ਆਪਨਿ! ਆਇ ਲੁਟਾਇ? ਬਿਲੇਖਾ”। 
ਤੂਸ਼ਨ! ਭਾ ਕਰਿ ਬੇਖ ਫਕੀਰ ਕੋ 
॥੨੩॥ 

ਯੋ ਕਹਿ ਸ਼ੋਕ ਕੀਯੋ ਮਨ ਮੈ' 

ਪੁਨਿ ਦੌਲਤ ਖਾਂ ਨਿਜ ਧਾਮ ਗਯੋ। 
ਦੀਨ ਦਯਾਲ ਚਲੇ ਤਿਹ ਕਾਲ 
ਬਿਸਾਲ ਮਸਾਨ ਜਾਂ ਥਾਨ ਛਯੋ”। 
ਛੋਰਿ ਪੁਰਾ ਸੁਲਤਾਨ ਤਬੈ 

ਤਜਿ ਧੰਧਨ ਕੀ ਸੁਧਿ, ਪੰਧ ਲਯੋ। 
ਠੌਰ ਭਯਾਨਕ ਗੋਰ ਮਰੀਨਾਂ 

ਗਯੋ ਜਗਕੰਤ, ਇਕੰਤ ਭਯੋ" ॥੨੪॥ 
(ਮੋਦੀਖਾਨਾ ਲੁਟਾ ਮਸਾਣਾਂ ਵਿੱਚ) 

ਜਾਂਹਿ!' ਮਸਾਨ ਪੈ? ਪਾਇ ਪਰੈ” 

ਨਰ _ਨਾਰਿਕ ਮੈ? ਗਤਿ? ਤਾਂਹਿ 
ਅਗਾਤਾ। 

ਯਾ ਬਿਧਿ ਸੋ ਉਧਰੇ ਤਹਿਂ ਕੇਤਿਕ 
ਬੈਸ ਗਏ ਬਹੁਰੋਂ ਸੁਖਦਾਤਾ। 
-ਆਵਹਿ ਕੋ ਨਹਿ”- ਯੋ ਮਨ ਚੀਨ 


520 





'ਮੁਕਤੀ ਦਾਤਾ ਜੀ ਨੂੰ ਵੇਖਦਾ ਹੈ। 

ਬਿਰਤੀ ਵੈਰਾਗ। “ਮਾਨੋ ਗਿਆਨ ਤੇ ਵੈਰਾਗ 
ਨੇ ਸਰੀਰ ਧਾਰਿਆ ਹੈ। 

ਗਲ ਵਿਚ। 


'ਵੇਖ ਕੇ। 
/ਪਛੁਤਾਂਦਾ ਹੈ ਆਪਣੇ ਜੀ ਵਿੱਚ (ਨਵਾਬ)। 


'ਵੇਖਕੇ। “ਭੇਖ। 
'ਭੂਤ ਦਾ ਛਾਇਆ। 


'ਹੱਟ। ”ਲੁਟਾ ਦਿੱਤੀ ਹੈ। “ਲੇਖਾ ਕੀਤੇ ਬਿਨਾਂ। 
'ਚੁਪ। 


'ਕਬਰਾਂ ਤੇ ਮੜ੍ਹੀਆਂ ਵਿਚ। 

“ਗੋਰਾਂ ਮੜੀਆਂ ਵਿਚ ਬੈਠਣ ਦਾ ਪੁਸੰਗ ਪੁਰਾਤਣ 
ਜਨਮਸਾਖੀ ਵਿਚ ਨਹੀਂ ਹੈ। 

'ਜਿਸ। ?ਉਤੇ। “ਚਰਨ ਪਵੇ। 

'ਨਰਕਾਂ ਵਿਚ ਉਸ ਆਦਮੀ ਨੂੰ। 'ਮੁਕਤੀ। 
ਪ੍ਰਾਪਤ ਹੁੰਦੀ ਜਾਵੇ। 


ਏਥੇ ਕੋਈ ਨਹੀਂ ਆਵੇਗਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 521 


ਰਹੇ ਤਹਿਂ ਚੌਦਹਿ ਲੋਕ ਜੁਜਾਤਾ'। 

ਧੂਰ ਜਟੀ!, ਸਨਕਾਦਿਕ ਖੋਜਤਿ 'ਸ਼ਿਵਜੀ। 

ਪਾਰ ਨ ਪਾਵਹਿ ਜਾਂਹਿ' ਬਿਧਾਤਾ?' "ਜਿਸ ਦਾ। “ਬ੍ਰਹਮਾ ਜੀ। 'ਕਵਿ ਜੀ ਦੱਸਦੇ ਹਨ 

॥੨੫॥ ਕਿ ਸ਼ਿਵ ਸਨਕਾਦਿਕ ਤੇ ਬ੍ਰਹਮਾ ਗੁਰੂ ਨਾਨਕ 
ਦੇਵ ਜੀ ਦਾ ਅੰਤ ਨਹੀਂ ਪਾ ਸਕਦੇ। 

ਹੇਰਿ! ਬਿਹਾਰ ਜੈਰਾਮ ਵਿਚਾਰਤਿ ਵੇਖ ਕੇ। 

ਸੋਚਤਿ ਸੋਚਨ ਸੋ” ਸੁਕਚਾਵੈ”। /ਪਰ ਸੋਚ ਕਰਨ ਤੋ ਸੋਚ ਸੰਗਦੀ ਹੈ (ਅ) 

ਇ ਵਿਚਾਰਦਾ ਹੈ ਹੋਰ ਸੋਚਦਾ ਹੈ, ਫੇਰ ਸੋਚਣੋ' ਰਹਿ 

ਜਾਂਦਾ ਹੈ। 

ਲੋਚਨ ਚਾਰੁ ਬਿਮੋਚਤਿ ਬਾਰਿ /ਅਖਾਂ ਤੋਂ ਅੱਥਰੂ ਕੇਰਦਾ ਹੈ। 

ਬਰਯੋ ਨਿਜ ਬਾਰ, ਨ ਬਾਹਰ ਆਵੈ। __ 'ਜੈਰਾਮ) ਘਰ ਜਾ ਵੜਿਆ। 

ਸ੍ਹਾਦ ਨ ਭੋਜਨ ਨੀਰਹਿ! ਕੋ ਤਨ ।ਪਾਣੀ। 

ਚੀਰ! ਮਲੀਨ? ਪਰਜਯੋ ਦੁਖ ਪਾਵੈ। 'ਕਪੜੇ। “ਮੇਲੇ। 

ਕੋਟਿ ਗਟੀ! ਗੁਨਿ ਹੈ ਮਨ ਮੈਂ 'ਕ੍ਰੌੜਾਂ ਗਿਣਤੀਆਂ। 

ਇਕ ਓਰ ਚਢੈ ਇਕ ਓਰ ਮਿਟਾਵੈ! 'ਲਹਿਦੀ ਹੈ। 

॥੨੬॥ 

-ਗੁੰਮ ਭਏ ਨਿਕਸੇ ਦਿਨ ਤੀਨ ਮੈ' 





ਆਵਤਿ ਆਪਨ! ਦੀਨ ਲੁਟਾਈ। 'ਹੱਟ। 

ਦੌਲਤ ਖਾਨ ਕੋ ਲੇਖਾ ਹ੍ਹੈ ਪੂਰਾ 'ਪੂਰਾ ਢੁਕੇਗਾ। 

ਕਿਧੋ” ਤਿੰਹ ਕੀ ਕਛੁ ਬਾਕੀ ਰਹਾਈ?। _'ਜਾਂ। “ਰਹਿ ਜਾਏਗੀ ਬਾਕੀ। 
ਕਾਲੂ ਸੁਨੈ ਤ੍ਰਿਪਤਾ ਦੁਖ ਪਾਵਹਿ 

ਮੋ ਪਰ ਦੇਵਹਿ ਦੋਸ਼ ਲਗਾਈ। 

ਕੀਨ ਅਚੰਭ ਸਭੈ ਬਿਧਿ ਸੋੱ 

ਮਤਿਹਾਰ ਪਰੀ, ਕਛੁ ਜਾਨੀ ਨ ਜਾਈ- 


॥੨੭॥ 

ਪੁਰਿ ਮੈ ਮਿਲਕੈ ਸਭਿ ਲੋਕ ਬਖਾਨਤਿ 

“ਬਾਵਰਾ ਹੋਇ ਗਯੋ, ਸੁਧਿ ਨਾਂਹੀ ॥ 

ਥਲ ਗੋਰ ਮਰੀਨ ਮੈ” ਬੈਸ ਰਹਯੋ 

ਕਿਧੋਂ' ਭੂਤ ਬਰਯੋ ਤਿਹ ਕੇ ਘਟਮਾਂਹੀ!। _'ਦਿਲ ਵਿੱਚ। 

ਧਨ ਭੂਰ ਗਵਾਇ ਭਯੋ ਇਹ ਭੇਖ 

ਪਖੰਡ ਬਿਸ਼ੇਖ ਕਿਧੋ' ਕਿਯ ਤਾਂਹੀ। 

ਮਨ ਮਾਨਵ ਜਾਨਵ ਭੇਵ ਜੁ ਕੋ! ਜੇਹੜੇ ਕੋਈ। 

ਨਟ ਸੇਵਕ ਜਯੋ” ਪਿਖਿ ਨ ਭਰਮਾਹੀਂ? 'ਨਟ ਦੇ ਜਮੂਰੇ ਵਾਂਡੂ। “ਨਹੀਂ ਭਰਮਦੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੨੮॥ 

ਨਰ ਨਿੰਦਕ ਦੌਲਤ ਖਾਨ ਕੇ ਪਾਸ 
ਬਖਾਨਤਿ ਦੂਤੀ' ਲਗੇ ਤਿਹ ਕਾਨਾ”। 
“ਧਨ ਖੋਇ ਦਯੋ, ਸਹਿ! ਚਿੰਤ ਭਯੋ 
ਇਹ ਭੇਖ ਲਯੋ, ਤਿਨ ਕੀਨ ਬਹਾਨਾ। 
ਤੁਮਰੋ ਉਰ ਮੈ ਡਰ ਕੋ ਧਰਿ ਕੈ 

ਘਰ ਬਾਰ! ਕੋ ਛੋਰਿ ਗਯੋ ਉਦਿਆਨਾ”। 
ਅਬ ਲੇਖਾ ਜਰਾਮ ਕੇ ਪਾਸ ਤੈ ਲੇਹੁ 
ਅਹੈ ਵਧਿ ਘਟ ਕੋ ਸੋਊ ਜਮਾਨਾ”! 
॥੨੯॥ 


੯ 


ਦਹਰਾ : 

ਸੁਨਿ ਕਰਿ ਦੂਤੀ ਨ੍ਰਿਪਤ, ਤਬ ਭਰਮਯੋ 
ਭੇਜਯੋ ਦਾਸ। 

ਤੂਰਨ' ਆਨਿ ਬੁਲਾਇ ਕੈ, “ਦੈ ਲੇਖਾ 
ਮਮ? ਰਾਸ” ॥੩੦॥ 

ਸੈਯਾ: 

ਆਲਯ ਤੇ ਤਤਕਾਲ ਜਰਾਮ 
ਬੁਲਾਇ ਕੈ ਬੋਲਤਿ', ਦੌਲਤਖਾਨਾਂ। 
“ਸਾਲ ਕੋ ਲੇਖਾ ਬਿਸਾਲ' ਲਖੋਂ 

ਅਬ ਦੇਵਹੁ ਜਾਂ ਬਿਧਿ ਸੋ ਮਨ ਮਾਨਾ”। 
ਬਾਕੀ ਜਿਤੀ ਨਿਕਸੇ ਹਮਰੀ 

ਸਭਿ ਤੋ ਢਿਗ ਲੇਵਹਿ!, ਜਾਨ ਨ 
ਛਾਨਾ?। 

ਘਾਟ ਕਿਧੋ' ਵਧਿ', ਹਾਟ ਬਟੋਰਹੁ? 
“ਡਾਂਟ' ਕਹੇ ਬਚ _ਰਾਟ?£ ਅਯਾਨਾ” 
॥੩੧॥ 

ਦੋਹਰਾ: 

ਤਪਜੋ ਲੋਹਿ! ਬ੍ਰਿਣ” ਪਾਕ” ਪਰ“ 
ਲਗ" ਸੰਕਟ ਅਧਿਕਾਇ”। 

ਤਿਉ! ਸੁਨਿ ਬਚਨ ਨਰੇਸ਼! ਕੇ 

ਉਠਜਯੋ ਰਿਦੈ ਅਕੁਲਾਇ' ॥੩੨॥ 


522 





'ਚੁਗਲੀ। ?ਉਸਦੇ ਕੰਮ ਵਿਚ। 
!ਸਮੇਤ। 


'ਛੇਤੀ। ਐਰਾ। “ਸਾਰਾ। 


ਆਖਦਾ ਹੈ। 

'ਬੜਾ। 

'ਮੰਨਿਆ ਜਾਏ। 

ਤੇਰੇ ਪਾਸੋ ਲਵਾਂਗੇ। “ਜਾਣ ਲੈ (ਤੈਥੋਂ) ਛੁਪੀ 
ਨਹੀਂ (ਇਹ ਗੱਲ)। 

ਘੱਟ ਹੋਵੇ ਜਾਂ ਵੱਧ। “ਕੱਠੀ ਕਰੋ। 

'ਤਾੜਕੇ। ਨਵਾਬ। “ਅਨਜਾਨ ਨੇ। 


ਗਰਮ ਲੋਹਾ। “ਫੋੜੇ। 'ਪੱਕੇ। “ਤੇ। 
'ਲਗੇ ਤਾਂ। “ਦੁੱਖ ਬਹੁਤ ਹੁੰਦਾ ਹੈ। 


'ਨਵਾਬ। 
'ਘਬਰਾ ਕੇ (ਜੈਰਾਮ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਬਹਜਯੋ ਅਲੈਬ! ਨ ਪਾਇ। ।ਆਸਰਾ। 
ਹੋਇ ਅਧੀਰ ਵਿਚਾਰਈ 

-ਕਯਾ ਇਸ ਕਹੋ' ਅਲਾਇ!' ॥੩੩॥ _ 'ਬੋਲਕੇ। 
ਸ਼ੀ ਨਾਨਕ ਤਕ! ਆਸਰਾ 'ਦਾ ਤੱਕਾਂ। 
ਪਤਿ ਰਾਖਹਿ!' ਮਮ? ਸੋਇ”-। /ਰੱਖੇਗਾ। 'ਮੇਰੀ। “ਓਹੋ। 
ਬੋਲਯੋ ਤਬਹਿ ਨਰੇਸ਼ ਸੋੱ 

ਸ਼ਰਣ ਸੁਖਦ ਕੀ! ਹੋਇ ॥੩੪॥ ਸੁਖ ਦਾਤੇ (ਸਤਿਗੁਰ) ਦੀ। 
ਯਾ: 

(6੫ ਤਤ 

ਕੈ 

ਆਇ ਕੈ ਦੇਉ' ਹਿਸਾਬ ਤੁਮਾਰਾ। ” 

ਉਰ ਬੀਚ ਵਿਚਾਰਤਿ, ਆਰਤ ਧਾਰਤਿ' 

ਬਾਹਰ' ਤਾਂ ਦਿਸ਼ਿ ਪੰਥ' ਪਧਾਰਾ?। 

ਬਹੁ ਗੋਰਨ ਮੈ ਇਵ ਰਾਜਤਿ' ਹੈ' 

ਸ਼ਿਵ ਮੱਧ ਮਸਾਨ ਮਨੋਂ ਹਿਤ ਧਾਰਾ। 

ਚਿਤ ਕੰਪਤਿ', ਬੰਦਤਿ ਹਾਥ ਦੋਊ 

ਕਰ _ਬੰਦਨ ਬੈਨ _ਜਰਾਮ _ਉਚ਼ਾਰਾ 

॥੩੫॥ 

“ਰੂਪ ਰਸਾਲ ਦਯਾਲੁ ! ਸੁਨੋ 

ਇਕ ਸਾਲ ਕੋ ਲੇਖਾ ਬਿਸਾਲ' ਬਖਾਨਾ?। 'ਬੜਾ। “ਨਵਾਬ ਨੇ) ਕਿਹਾ ਹੈ। 
ਮੋਹੂ ਬੁਲਾਇ ਅਲਾਇ' ਸੁਨਾਇ ਯੌ __ 'ਕਹਿਕੇ। 
ਆਇਸ ਪਾਇ! ਅਯੋ ਇਸ ਥਾਨਾ।?” __ 'ਹੁਕਮ ਪਾਇਕੇ। 
ਯੋ ਸੁਨਿ ਕਾਨ, ਉਠੇ ਗਤਿਦਾਨ 

ਕਿਸੂ ਨਹਿੰ ਕਾਨ, ਸੁਜਾਨ ਨਿਧਾਨਾ। 

ਮੰਦਹਿ ਮੰਦ ਭਲੀ ਗਤਿ' ਸੁੰਦਰ 

ਆਨੰਦ ਕੰਦ ਮੁਕੰਦ ਪਯਾਨਾ' ॥੩੬॥ 

ਸੰਗ ਜਰਾਮ ਹੈ ਜਾਵਤਿ ਰਾਜਤਿ 

ਰੂਪ ਪਰਾਤਮ' ਆਤਮਾ ਜੈਸੇ। 

ਬੇਦਿਨਿ ਕੇਤੁ' ਸੁ ਲੇਖੇ ਕੇ ਹੇਤ? 

ਗਏ ਜਬ ਖਾਨਿ ਨਿਕੇਤ ਮੈ” ਪੈਸੇ। 

ਲੀਨੋਂ ਨਵੀਸਿੰਦ' ਸੰਗਿ ਮੁਕੰਦ 

ਅਨੰਦ ਰਿਦੈ ਬਰ' ਮੰਦਰ ਬੈਸੇ। 


523 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 524 


ਕੀਨੋ ਹੈ ਲੇਖਾ ਅਲੇਖ ਜੋਉ” ਜੋ ਅਲੇਖ ਹੈ ਉਸਨੇ ਲੇਖਾ ਕੀਤਾ। 
ਪਤਿਲੇਖਾ! ਕੋ ਲੇਖਾ ਘਟੈ ਕਹੁ ਕੈਸੇ 'ਲੇਖੇ ਪਤੀ ਦਾ। 

॥੩੭॥ 

ਇਕ ਸਾਲ ਕੋ ਲੇਖਾ ਬਿਸਾਲ ਹੁਤੋ 

ਕਰ ਲੇਯ ਵਹੀ ਕਿਯਾਂ ਜੋਰ ਮਹਾਨਾ। __'ਜੋੜ। 'ਪਾ:-ਕੀਯੋ-ਕੀਏ। 
ਆਮਦ! ਔ ਖਰਚੀ? ਕੋ ਸ਼ੁਮਾਰਿ ਕੈ __'ਜਮਾਂ। ਨਾਂ। 'ਗਿਣ ਕੇ। 
ਕੀਨਿ ਭਲੇ ਗਿਨਤੀ ਬਿਧਿ ਨਾਨਾ। 

ਕਾਗਦਿ ਲੈ ਕਰਿ ਬ੍ਰਿਦ' ਲਿਖੇ 'ਕਈ। 
ਨਵੀਸਿੰਦ ਕੀ ਬੁੱਧਿ ਥਕੀ, ਬਿਸਮਾਨਾ। 

ਦੀਨ ਦਯਾਲੁ ਰਹੇ ਪੁਨਿ ਵਾਧੇ ਮੈ` 

ਸ਼ੀ ਗੁਰ ਅੰਗਦ ਜੀ! ਸੁਨਿ ਕਾਨਾ 

॥੩੮॥ 

ਸਾਤ ਸੈ ਸਾਠ' ਨਿਕਾਸੇ ਹੈ' ਸੇਖ਼? ਸੱਤ ਸੌ ਸੱਠ। “ਬਾਕੀ ਵਾਧਾ। 
ਸੁਨੀ ਨਿਜ' ਸ਼੍ਰੋਨ” ਮੈ' ਦੌਲਤਖਾਨਾ। ।ਆਪਣੇ। “ਕੰਨੀ। 

(ਲੇਖਾ, ੭੬੦) ਵਾਧੇ ਦੇ ਨਿੰਕਲੇ) 

ਹੋਤਿ ਭਯੋ ਬਿਸਮਾਦ ਰਿਦੇ 





ਅਹਿਲਾਦ ਜਰਾਮ!' ਨ ਜਾਇ ਬਖਾਨਾ। __'ਜੈਰਾਮ ਦੀ ਖੁਸ਼ੀ। 
ਮੰਦਮਤੀ' ਮਨ ਨਿੰਦਕ ਲੌਜਤਿ 'ਖੋਟੀ ਮਤ ਵਾਲੇ। 


ਬਿੰਦਤਿ!' ਭੇਦ ਨ ਮੂਢ ਅਜਾਨਾ। 'ਜਾਣਦੇ। 

ਕੀਰਤਿ! ਪਾਵਸ” ਸੋਊ ਜਵਾਸ ਸੇ” 'ਜਸ। “ਬਰਸਾਤ ਰੁਤ (ਵਾਡੂ ਹੈ)। “ਨਿੰਦਕ) 
ਜਰ ਜਵਾਂਹੇ ਵਰਗੇ ਹਨ। 

ਜੌਨ੍ਹਂ ਸੀ ਹੈ _ਚਕਵਾਕ” ਸਮਾਨਾ? 'ਚਾਂਦਨੀ (ਕੀਰਤੀ) ਹੈ। “ਚਕਵੇ (ਨਿੰਦਕ) ਨੂੰ। 

॥੩੯॥ 'ਜੇਹੀ। 


ਦੋਹਰਾ: 

ਨਿੰਦਕ ਕੂਰੇ ਸਮਝ ਕੈ, ਦੌਲਤਖਾਨ 
ਨਰੇਸ਼] 

ਲੀਨੇ ਨਿਕਟਿ ਹਕਾਰਿ ਕੈ, ਕਮਲ ਨੈਨ 
ਜਗਤੇਸ਼' ॥੪੦॥ 

ਕਬਿੱਤ: 

ਭਯੋ ਹੈ ਹਿਸਾਬ ਜਬ ਭਨਤਿ' ਨਿਬਾਬ 
ਤਬ 

“ਲੀਜੈ ਨਿਜ ਬਾਕੀ, ਅਬ ਕਾਰ ਪੁਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 525 


ਕੀਜੀਏ। 

ਦੇਵੇਂ ਧਨ ਔਰ, ਤੁਮ ਰਹੋ ਇਹ ਠੌਰ 
ਬਾਧਾ ਹੋਇ ਜੋ ਬਹੋਰ, ਬਿਨ ਦੇਰ ਔਰ' 
ਲੀਜੀਏ। ` 

ਬਾਬੇ ਤਬ ਕਹੀ “ਧਨ ਲੇਵੇ' ਅਬ ਨਹੀਂ 
ਜੋਊ ਬਾਕੀ ਸਭਿ ਰਹੀ ਤਾਂ ਕੀ ਬਾਤ ਯੌ' 





'ਪਾ:-ਸੁ ਕੀਨ। 


'ਪਹਿਲਾ। “ਭਾਵ (ਦਿਲ ਵਿਚ) ਵਸਾਕੇ ਰੂਪ 
ਨਿਰੰਕਾਰ ਦਾ। 


'ਮਨ ਦੀ ਚਿੰਤਾ। ?ਉੱਪਰੋ' ਆ ਪਈ ਵਿਪਦਾ। 
॥੪੨॥ 'ਸਰੀਰ ਦੇ ਰੋਗ। 

ਦੋਹਰਾ: /ਹੈਰਾਨ ਹੋ। 
ਸਭਿ ਪੁਵਾਰ ਕ੍ਰਿਤ ਦੇਖਿ ਕੈ, ਠਟਕਾ 

ਰਹੇ ਮਨ ਮਾਂਹਿ। 

ਨਿਕਟਿ ਜਾਇ ਤੂਸ਼ਨ! ਰਹੇ, ਬੋਲ 'ਚੁੱਪ। 
ਸਕਤਿ ਕਛੁ ਨਾਂਹਿ ॥੪੩॥ 

ਤਬ ਜੈਰਾਮ ਦੁਕਾਨ ਕੀ, ਸੌਜ! ਸਮ੍ਹਾਰੀ 'ਚੀਜ਼ਾਂ। 
ਆਨਿ। 

ਸਭਿਹਿ _ਸੁਲਖਣੀ _ ਢਿਗ _ ਦਈ, 
ਅਸਬਿਧਿ ਬਚਨ ਬਖਾਨਿ ॥੪੪॥ 

“ਤਿਨ ਸੋ ਬਸੁ ਹਮਰੋ ਨ ਕਛੁ, ਸੁਨਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 526 


ਸਾਧ੍ਹੀ' ! ਧਰਿ ਧੀਰ। 

ਸਿਮਰਹੁ ਨਿਸਿ ਬਾਸੁਰ ਰਿੰਦੈ, ਭਲੀ 'ਪਰਮੇਸ਼ੁਰ। 

ਕਰਹਿ ਰਘੁਬੀਰ!” ॥੪੫॥ 

ਸ੍ਰੈਯਾ: 

ਲੋਕ ਬਿਲੋਕਤਿ ਆਨ ਕੇਊ 

ਸਹਿ ਸ਼ੋਕ ਜਰਾਮ ਸੋ ਜਾਇ ਜਨਾਵੈ'। 

“ਜਾਨੀ ਨ ਜਾਇ ਭਈ ਗਤਿ ਕ੍ਯਾ 

ਉਦਿਆਨ! ਰਹੈ, ਪੂਰਿ! ਪਾਇ” ਨ 'ਬਨ। “ਸ਼ਹਿਰ। “ਪੈਰ। 





ਗੁੱਲ ਗਈ। 
ਨਹਿਂ ਗੋਸ਼' ਸੁਨੈ', ਮਨ ਜੋਸ਼ ਨ ਆਵੈ। _'ਕੰਨੀਂ। 
ਬੋਲਤਿ ਬੋਲ ਨ ਕਾਹੂੰ ਬਿਲੋਕਹਿਂ” 'ਨਹੀਂ ਕਿਸੇ ਨੂੰ ਵੇਖਦੇ। 
ਨਾ ਕਿਸ ਲੋਕ ਸੋ ਭੇਦ ਬਤਾਵੈ'” 
॥੪੬॥ 
ਮਾਨਵ ਭੇਵ ਨ ਜਾਨਵ', ਜੋ ਮਨ ਨਹੀਂ ਜਾਣਦੇ। 
ਆਨਵ, ਸੋ ਨਿਜ? ਕੀ ਸਠਤਾਈ। ਆਉਂਦੀ ਹੈ। “ਅਪਣੀ। 'ਮੂਰਖਤਾ। 
ਕੋ ਉਕਤੰ ਕਛੁ, ਕੋ ਬਕਤੰ” ਕਛੁ ਕੋਈ ਕੁਛ ਕਹਿੰਦਾ ਹੈ। “ਕੋਈ ਕੁਛ ਬਕਦਾ ਹੈ। 
“ਬਾਵਰ ਭਾ? ਕਿਧੌ' ਭੂਤ ਲਗਾਈ?” 
ਨਾਨਕੀ ਏਕ ਰਹੀ ਉਰ ਮੈ” ਥਿਰ 
ਮੇਰ! ਸਮਾਨ ਨ ਸੋਇ ਡੁਲਾਈ। 'ਸੁਮੇਰ। 
ਨਾਨਕ ਕੀ ਕ੍ਰਿਤਿ ਬੇਗਹਿ ਬਾਤ ਸੀ 
ਪਾਤ _ਉਡੇ ਨਰ, ਸੋਨ ਉਡਾਈ? 'ਗੁਰੂ ਜੀ ਦੀ ਕਰਨੀ ਹਵਾ ਦੇ ਵੇਗ ਜੇਹੀ ਹੈ 
॥੪੭॥ ਪੱਤ੍ਰਾਂ ਵਾਂਭੂ ਮਨੋਂ ਖਾਂ ਦੇ (ਨਿਸ਼ਚੇ ਉਸ ਹਵਾ ਅਗੇ) 
ਉਡੇ। “ਉਹ (ਨਾਨਕੀ) ਨਾ ਡੋਲੀ। 
ਦਹਰਾ : 
“ਭਰਤ ਕਰਹਿ ਸੋਈ ਭਲੀ, ਬਨੈ ਨ 
ਕਹਿਨ ਹਮਾਰ। 
ਹੈ ਅਲਪਗ ਸਰਬੱਗ ਕੀ, ਮੇਟਹਿ ਕ੍ਰਿੱਤ 'ਅਨਪੱਗ ਹੋ ਕੇ ਸਰਬੱਗ ਦੀ ਕ੍ਰਿਤ ਨੂੰ ਮੇਟੇ ਸੋ 
ਗਵਾਰ” ॥੪੮॥ ਇਸ 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੂੱਥੇ ਪੂਰਬਾਰਧੇ “ਮੋਦੀਖਾਨਾ ਤਜਨਿ” ਪ੍ਰਸੰਗ ਬਰਨਨੰ 
ਨਾਮ ਉਨਤੀਸਮੋ ਅਧਯਾਯ ॥੨੯॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 527 


੩੦. [ਗੁਰ ਪਗ ਪ੍ਰੇਮ ਮੰਗਲ। ਮੂਲੇ ਦਾ ਆਉਣਾ। ਸ਼ਯਾਮੇ ਦਿਜ ਨੂੰ ਉਪਦੇਸ਼, ਲਖਮੀ 
ਚੰਦ ਜਨਮ] 





(ਮੂਲੇ ਦਾ ਕ੍ਰੋਧ] ॥੭॥ 
(ਸ਼ਿਆਮਾ ਪੰਡਿਤ) ॥੧੬॥ 
(ਲਖਮੀ ਚੰਦ ਜੀ ਦਾ ਜਨਮ) ॥੪੮॥ 

ਦੋਹਰਾ: 
ਸ਼ੀ ਗੁਰ ਪਗ ਕੋ ਪੁੇਮਿ ਜੋ, ਉੱਜਲ ਸਰਸ ਮਰਾਲ। 
ਸਰਸ=ਰਸ ਵਾਲੇ। ਮਰਾਲ=ਹੰਸ। 
ਅਵਗੁਨ ਪਰਿਹਰਿ ਗੁਨਗੁਹੀ, ਬਸੋ ਮੋਹਿ ਮਨ ਤਾਲ ॥੧॥ 
ਪਰਿਹਰਿ=ਤਿਆਗ ਕੇ। ਗੁਨ ਗੁਹੀ=ਗੁਣਾਂ ਦੀ ਕਦਰ ਕਰਨ ਵਾਲੇ। [ਸੰਸ. ਗੁਣ ਗ੍ਰਾਹਿਨ੍ਹ ਯਾ ਗੁਣ 
ਗੁਾਹੀ]। 
ਅਰਥ: 
ਹੇ (ਤੁਸੀਂ ਜੋ) ਸ਼੍ਰੀ ਗੁਰੂ ਜੀ ਦੇ ਚਰਣਾਂ ਦੇ ਪ੍ਰੇਮ ਰੂਪੀ ਉੱਜਲ ਤੇ ਸੋਹਣੇ ਹੰਸ ਹੋ, (ਮੇਰੇ) 
ਅਵਗੁਣਾਂ ਦਾ ਤਿਆਗ ਕਰਕੇ ਤੇ ਗੁਣਾਂ ਦੇ ਗੁਹਣ ਕਰਨ ਵਾਲੇ ਹੋਕੇ ਮੇਰੇ ਮਨ ਰੂਪੀ ਤਲਾ 
ਉਤੇ ਆ ਵਸੋ। 
ਭਾਵ: 
ਇਥੇ ਕਵਿ ਜੀ ਗੁਰ ਚਰਨਾਂ ਦੇ ਪ੍ਰੇਮੀ ਗੁਰਮੁਖਾਂ ਅਗੇ ਯਾਚਨਾ ਕਰਦੇ ਹਨ ਕਿ ਤੁਸੀਂ ਜੋ 
ਅਵਗੂਣਾਂ ਨੂੰ ਨਜ਼ਰ ਅੰਦਾਜ਼ ਕਰਕੇ ਗੁਣਾਂ ਦੀ ਕਦਰ ਕਰਨ ਵਾਲੇ ਹੋ ਅਤੇ ਸ਼੍ਰੀ ਗੁਰ ਜੀ ਦੇ 
ਚਰਨਾਂ ਦੇ ਪ੍ਰੇਮੀ ਹੋ, ਮੇਰੇ ਹਿਰਦੇ ਤੇ ਨਿਵਾਸ ਕਰੋ। ਭਾਵ ਮੇਰੇ ਅਵਗੁਣਾਂ ਵਲ ਨਾ ਤੱਕੋ ਤੇ 
ਮੇਰੇ ਮਨ ਦੀ ਅਗੁਵਾਨੀ ਕਰੋ ਜੋ ਇਸ ਤੋ ਸਤਿਗੁਰ ਦੇ ਚਰਨਾਂ ਦਾ ਪੇਮ ਹੀ ਪ੍ਰੇਮ ਬਾਣੀ ਦਾ 
ਰੂਪ ਧਾਰ ਕੇ ਪ੍ਰਗਟ ਹੋਵੇ। 
ਇਸ ਦਾ ਐਉਂ ਬੀ ਭਾਵ ਹੋ ਸਕਦਾ ਹੈ:- ਪ੍ਰੇਮ ਦਾ ਆਵਾਹਨ ਕਰਦੇ ਹਨ ਕਿ ਹੇ ਸਤਿਗੁਰੂ ਦੇ 
ਚਰਨਾਂ ਦੇ ਪ੍ਰੇਮ! ਤੂੰ ਜੋ ਉੱਜਲ ਹੰਸ ਵਾਂਡੂ ਹੈ ਅਰ ਰਸ ਭਰਪੂਰ ਹੈ' ਤੂੰ ਅਵਗੁਣਾਂ ਨੂੰ ਛੱਡਕੇ 
ਕੇਵਲ ਗੁਣਾਂ ਦਾ ਪਿਆਰਾ ਹੈ', ਮੇਰੇ ਹਿਰਦੇ ਵਿਚ ਆ ਕੇ ਵੱਸ ਜੋ ਤੇਰੇ ਪੁਭਾਵ ਨਾਲ ਮੈ' 
ਸਤਿਗੁਰ ਵੇ ਪ੍ਰੋਮ ਨਾਲ ਭਿੰਨੀ ਕਵਿਤਾ ਲਿਖਣ ਦੇ ਸਮਰੱਥ ਹੋਵਾਂ। 
ਸ਼ੀ ਬਾਲਾ ਸੰਧੁਰੁ ਵਾਚ ॥ 
ਦੋਹਰਾ: ਉਲਟੀ (ਹੁੰਦੀ)। “ਵੇਖ ਕੇ। “ਸੱਦ ਕੇ (ਦਾਸ)। 


ਨਿਜ ਪ੍ਰਤਿਕੂਲ' ਬਿਲੋਕਿ ਕੈ?, ਬੋਲਿ” 

ਸੁਲਖਣੀ ਦਾਸ। 

ਸਮਝਾਈ _ ਸਭਿ __ ਬਾਰਤਾ!, _ਨੈਹਰ 'ਗਲ। “ਪੇਕੇ ਘਰ ਘੱਲਿਆ। 
ਪਠਾਇ ਅਵਾਸ2 ॥੨॥ 

ਮੂਲਾ ਸੁਨਤਿ ਕੁਢਾਲ ਕੋ, ਆਵਤਿ ਭਯੋ 

ਉਤਾਲਾ। 

ਗਿਨਤਿ _ਗਟੀ!' ਉਰ? ਅਟਪਟੀ, ' 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਪਾਵਤਿ ਕਸ਼ਟ ਬਿਸ਼ਾਲ ॥੩॥ 

ਨਿਜ ਪੁਰੰਧਾ ਇਕ ਸੰਗ ਲੇ, ਆਵਾ 
ਪੁਰਿ ਸੁਲਤਾਨ। 

ਸਹਿਤ ਨੇਹ! ਕੇ ਸੁਤਾ ਸੋ, 
ਰਿਦੇ ਅਕੁਲਾਨ” ॥੪॥ 
ਸੈਯਾ: 

ਮਿਲਿ ਬੈਸ ਗਯੋ ਜਬ, ਬੂਝਤਿ ਭਾ! ਤਬ 
ਬਾਤ ਬਖਾਨ ਕਰੀ ਪਿਤ ਪਾਸੂ। 

“ਪਤਿ ਬੇਖ ਫਕੀਰ ਸਰੀਰ ਧਰਾ 

ਧਨ ਦੀਨ ਲੁਟਾਇਕੈ ਛੋਰਿ ਅਵਾਸੂ'। 
ਦਿਨ ਤੀਨ ਰਹੇ ਮਧ ਨੀਰ ਨਦੀ 

ਪੁਨਿ ਤੀਰ! ਅਏ, ਨ ਛੁਯੋ ਜਲ 
ਜਾਸੂ?'। 

ਥਲ ਗੋਰ ਮੜੀ ਮਹਿ ਆਸਨ ਕੀਨ 
ਕਹੈ ਨ ਸੁਨੈੱ ਜੁ ਭਨੈ। ਕਛੁ ਤਾਸੂ”' 
॥੫॥ 

ਚੌਪਈ: 

ਸੁਨਿ ਤਨੁਜਾ' ਬਾਨੀ ਨਿਜ ਕਾਨਾ?। 
ਭਯੋ ਕ੍ਰੇਂਧ ਮੈ ਬਹੁ ਗਲਤਾਨਾ। 
ਫਰਕਤਿ ਅਧਰ!' ਲਾਲ ਕਿਯ ਨੈਨਾ। 
ਮੁਖਤੇ ਬਹੁ ਬੋਲਤਿ ਦੁਰਬੈਨਾ ॥੬॥ 
ਦਰਬ ਲੁਟਾਵਨਿ ਕੀ ਸੁਧਿ' ਸੁਨਿ ਕੈ। 
ਸਹਿ ਨ ਸਕਯੋ ਗਮਨਯੋ ਸਿਰ ਧੁਨ ਕੈ। 
ਬੇਦੀ ਕੁਲ ਕੋ ਕਲਸ' ਸੁਹਾਵਨ। 

ਜਹਿੰ ਬੈਸੇ, ਜਿਨ ਕੀਰਤਿ ਪਾਵਨ 
॥੭॥ 

ਤਹਾਂ ਆਇ ਬੋਲਯੋ ਦੁਰਬਾਨੀ। 

“ਤੂੰ ਜਨਮਯੋ ਹਾਨੀ ਕੁਲ ਕਾਨੀ'। 
(ਮੂਲੇ ਦਾ ਕ੍ਰੋਧ) 

ਮਾਤ ਪਿਤਾ ਕੀ ਦਾਹਤਿ' ਛਾਤੀ। 

ਅਲਪ ਬੈਸ ਤੇ ਤੂੰ ਧਨ ਘਾਤੀ ॥੮॥ 
ਦਹਦਾ 


ਮਿਲ੍ਯੋ 


528 





ਪੰ ਹਤ। 
'ਮੋਹ ਨਾਲ। “ਵਿਆਕੁਲ ਹੋ ਕੇ। 


'ਪੁੱਛਿਓਸੁ। 


ਘਰ ਛਡ ਦਿੱਤਾ ਹੈ। 


/ਕਿਨਾਰੇ ਆਏ। “ਜਿਨ੍ਹਾਂ ਨੂੰ। "ਪਾ:-ਤਾਸੁ। 


'ਆਖੇ। “ਉਨ੍ਹਾਂ ਨੂੰ। 


/ਪੁੱਤ੍ਰੀ ਦੀ। “ਕੰਨੀ। 


'ਕੁਲ ਦੀ ਕਾਣ (ਲਾਜ) ਦੀ ਹਾਨੀ ਕਰਨ ਵਾਲਾ। 


'ਸਾੜਦਾ ਹੈ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 529 


ਬਿਨ ਗੁਨ ਪਰਖੇ ਬਿਨ ਪਿਖੇ, ਸੁਤਾ 
ਕੀਨ ਸਨਬੰਧ। 

ਤਬ ਕੋ ਮੈ ਦੁਖ ਪਾਇ ਹੈਂ, ਸੁਖ ਨ 
ਪਿਖਯੋ ਭੇ ਸੰਧਾ” ॥੯॥ 

ਚੌਪਈ: 

ਪਿਤਾ ਸਮਾਨ ਜਾਨਿ ਗੁਨ ਐਨਾ। 
ਤੂਸ਼ਨ ਰਹੇ, ਨ ਬੋਲੇ ਬੈਨਾ। 

ਬਹੁ ਦੁਰਬਚਨ ਭਾਖਿ ਕਰਿ ਮੂਲਾ। 
ਪੁਰਿ ਆਵਾ, ਜਿਹ! ਮਤਿ? ਪੂਤਿਕੂਲਾ” 'ਜਿਸਦੀ। -ਬੁੱਧੀ। “ਉਲਟ ਸੀ। 
॥੧੦॥ 

ਭੇਵ ਨ ਲਖਹਿ ਈਸ਼ ਜਗਦੈਵੰ। 

ਰਿਸਿ ਸੋ ਛਾਤੀ ਜਰਤਿ ਸਦੈਵੰ। 

ਭੂਰ ਬਿਸੂਰਹਿ, ਗਟੀ' ਗੁਨੰਤਾ”। 
ਬਿਨਾ _ਲਖੇ! ਅਤਿ ਹੂ _ਦੁਖਵੰਤਾ 
॥੧੧॥ 





ਦਹਰਾ : 
ਜਿਹ ਦਿਜ! ਕੀ ਸੰਗਤਿ ਕਰਤਿ, ਤਿਹ 
ਢਿਗ ਬੈਸਯੋ ਜਾਇ। 
ਮਨ ਕੇ ਦੁਖ ਬਰਨਨ ਕਰੇ, ਰੋਤਿ ਭਯੋ 
ਦੁਖ ਪਾਇ ॥੧੨॥ 
ਸੋਰਠਾ: “ਏਕ ਦਿਵਸ ਸੁਖ ਨਾਂਹਿ, ਜਬ 
ਕੀ ਸੁਤਾ ਬਿਵਾਹਿ ਦੀ। 
ਬੈਸਯੋ ਗੋਰਨਿ ਮਾਂਹਿ, ਤਜਿ ਤਰੁਨੀ' 
ਘਰ ਕਾਰ ਸਭਿ” ॥੧੩॥ 
ਦਹਰਾ: 
ਸੁਨਿ ਕਰਿ ਆਤੁਰ' ਬਚਨ ਤਿਹ, 
ਦਿਜਬਰ ਕਿਯੋ ਪਯਾਨ। 
ਬਿਧਿ ਕਰਤਿ ਬਖਾਨ ॥੧੪॥ 
ਕਬਿੱਤ: ਭੂਸ਼ਨ। 
ਬੇਦੀ ਕੁਲ ਮੰਡਨ', ਸਕਲ ਦੁਖ ਖੰਡਨ 
ਕੋ ਦੰਡਨਾਂ ਸਰੂਪ ਜਿਹ? 'ਪਖੰਡੀਆਂ ਨੂੰ ਦੰਡ ਦੇਣ ਵਾਲੇ। “ਜਿਸ ਨੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਹਿਤਕਾਰਿਯਾ” ॥੧੫॥ 

ਦੋਹਰਾ: 

ਸੁਨਿ ਪੰਡਿਤ ਕੇ ਬੈਨ ਇਵ, ਸ਼੍ਰੀ ਨਾਨਕ 
ਜਗਕੱਤ। 

(ਸ਼ਿਆਮਾ ਪੰਡਿਤ) 


ਉਚਰਯੋ ਸਬਦ ਬਸੰਤ! ਮੈ', ਹੁਤੀ ਸੁ 'ਰਾਗ ਦਾ ਨਾਮ ਹੈ। 
ਰਿੱਤੁ ਬਸੰਤ ॥੧੬॥ 


ਸੀ ਮੁਖਵਾਕ ॥ 
ਬਸੰਤੁ ਹਿੰਡੋਲ ਮਹਲਾ ੧ ॥ 
ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥ 
ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥੧॥ 
ਸੁਆਮੀ ਪੰਡਿਤਾ ਤੁਮ ਦੇਹੁ ਮਤੀ ॥ 

ਕਿਨ ਬਿਧਿ ਪਾਵਉ ਪਾਨਪਤੀ ॥੧॥ ਰਹਾਉ ॥ 
ਚੌਪਈ: 
ਮਨ ਰਾਜਾ ਬਾਲਿਕ ਸਮ ਜੋਊ। 
ਨਿਤਪ੍ਰਤਿ ਜਾਨਹੁ ਚੰਚਲ ਸੋਊ। 
ਨੀਤਿ ਨ ਸੀਖਊ ਰੂਪ ਗਿਆਨਾ। 
ਖੇਲ _ਰਚਜਯੋ ਸੁਖ _ਵਿਸ਼ੈ! _ਮਹਾਨਾ 'ਵਿਸ਼ੇ ਸੁਖਾਂ ਵਿਚ। 
॥੧੭॥ 
ਕਾਚੀ ਨਗਰੀ ਮਹਿਂ ਇਹ ਬਾਸਾ। 
ਆਜ ਕਾਲ ਜਿਹ ਹੋਇ ਬਿਨਾਸ਼ਾ। 


530 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 531 


ਨਿਤਿ ਥਿਰ ਜਾਨਤਿ ਕੀਨ ਸਨੇਹਾ”। /ਮੋਹ। 

ਢਹਿ ਹੈ ਕਾਲ ਪਰੈ ਜਬ _ਮੇੱਹਾ! 'ਮੌਤ ਰੂਪੀ ਮੀਂਹ। 
॥੧੮॥ 

ਜਾਇ ਅਚਾਨਕ ਗਰ ਇਹ' ਸਾਰੀ। (ਗਲ ਜਾਏਗੀ ਇਹ (ਦੇਹੀ)। 
ਤਬ ਸੋਝੀ ਹੈ ਦੂਖ ਮਝਾਰੀ। 

ਪਾਂਚ ਦੁਸ਼ਟ ਸੋ ਕਰਤਿ ਪਯਾਰੂ। 

ਸੋ ਤਿਹ ਕੇ ਨਿਤ ਕਾਜ ਬਿਗਾਰੂ 

॥੧੯॥ 

ਦਹਰਾ; 

ਕਾਮ ਕ੍ਰੋਧ ਅਰੁ ਲੋਭ ਪੁਨਿ, ਮੋਹਿ ਬਲੀ 

ਹੰਕਾਰ। 

ਇਨ _ਸ੍ਯੋ ਕਰਤਜਯੋ' ਮੀਤਤਾ, _ਭਾ "ਇਨ੍ਹਾਂ ਦੀ ਸੰਗਤ ਨਾਲ। 
ਸੰਗਤਿ! ਤੇ ਖੁਆਰ ॥੨੦॥ 

ਚੌਪਈ: 'ਭਾਵ ਏਹ ਪੰਜੇ ਲੁਟਦੇ ਹਨ। 
ਲੂਟਹਿਂੰ! ਮਿਲ ਕਰਿ ਇਸ ਕੀ ਨਗਰੀ। 


ਨੀਤ ਉਜਾਰਹਿਂ ਈਸ਼' ਉਜਗਰੀ”। 'ਨਗਰੀ ਦੇ) ਈਸ਼ (ਭਾਵ ਮਨ) ਨੂੰ। ਪ੍ਰਗਟ, 
ਸਾਹਮਣੇ। 





ਬਿਗਰਯੋ ਅਪਨੋ ਜਾਨਯੋ ਨਾਂਹੀ। 
ਮਿਲਯੋ ਰਹੈ ਪੁਨ ਪੁਨ ਤਿਨ ਮਾਂਹੀ 


॥੨੧॥ 

ਮਾਤ ਅਵਿੱਦਯਾ ਦੁਜੀ ਮਾਯਾ। !ਅਵਿਦਯਾ, ਮਾਯਾ, ਦੋ ਮਾਵਾਂ। 
ਈਸ਼, ਜੀਵ, ਦੁਇ ਪਿਤ ਜਿਨ ਜਾਯਾ। 

ਦੈ ਕੋ ਜਨਯੋ ਕੁਟਿਲਤਾ ਕਾਰਨ'। 'ਖੋਟੇਪਨ ਦਾ ਕਾਰਨ (ਮੂਲ) ਹੈ (ਮਨ)। 
ਕਿਹ ਬਿਧਿ ਯਾ ਕੋ ਹੋਇ ਸਵਾਰਨ 

॥੨੨॥ 

ਕਰ ਵਿਚਾਰ ਸਿਖਵਨ ਮੁਝ ਦੀਜੈ। 

ਭੋਂ ਪੰਡਿਤ ! ਪ੍ਰਾਪਤਿ ਪੁਭੁ ਕੀਜੈ। ” 

ਇਹ ਬਿਧਿ ਬਦ ਕਰਿ! ਕਰੁਨਾ ਸਦਨਾ। 

ਮਸ਼ਟ! ਕਰੀ ਪੁਨਿ ਪੰਕਜ _ਬਦਨਾ 

॥੨੩॥ 

ਦੋਹਰਾ: 

ਮੂਲਾ ਬੋਲਯੋ _ਸੁਨਤਿ ਬਚ, _“ਅਸ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 532 


ਵਿਚਾਰ ਜੇ ਤੋਹਿ। 

ਤੌ ਬਿਆਹ ਕਰਿਵਾਇ ਕਿਉ? ਤੈ” ਦੁਖ 

ਦੀਨੋ' ਮੋਹਿ ॥੨੪॥ 

ਦਰਬ! ਲੁਟਾਯੋ ਬਾਦ” ਬਹੁ, ਸੁਤ ਤਿਯ? 'ਧਨ। “ਬਿਰਥਾ। 'ਪੁੱਤੁ ਵਹੁਟੀ ਨੂੰ। “ਟਕਾ 
ਦਿਯੋ ਨ ਟਾਂਕ”। ਮਾ 

ਬਿਨ ਬ੍ਰੀੜਾ! ਤਜਿ ਭਾਜਿਆ”, ਪੁਨ 'ਲਾਜ ਬਿਨਾ। 

ਕਹਿ ਸ਼ੀ ਮੁਖ ਵਾਕ ॥੨੫॥ 





ਸੀ ਮੁਖਵਾਕ ॥ 
ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਭੈ ਪਾਇਆ ॥ 
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥੨॥ 

ਚੌਪਈ: /'ਬਹੁਤੀ। 

“ਭੀਤਰ ਭੂਰੀ' ਤ੍ਰਿਸ਼ਨਾ ਆਸਾ। 

ਪਾਵਕ! ਜਿਉ” ਕਬਹਿ ਨ ਤ੍ਰਿਪਤਾਸਾ?। _ 'ਅੱਗ। “ਨਹੀਂ ਰਜਦੀ। 

ਸਹਸਾ ਮਾਂਗ ਪੁਨਿ ਮਾਂਗਿ ਹਜ਼ਾਰਾ। 'ਸੌ। 

ਲਾਖ ਹੋਇ ਤੇ ਕੋਟਿ' ਅਪਾਰਾ ॥੨੬॥ 'ਕੌਰੜ। 

ਅਰਬ ਖਰਬ ਸੋ ਤ੍ਰਿਪਤੈ ਨਾਂਹੀ। 

ਕਰਿ ਵਿਚਾਰ ਦੇਖਹੁ ਮਨ ਮਾਂਹੀ। 

ਜਿਹ ਆਗੈ ਹੂ ਰੰਚਕ ਮੇਰੁ'। 'ਰਾਈ ਜਿੰਨਾਂ ਹੈ ਸੁਮੇਰ। 

ਉਦਰ ਅਕਾਸ਼ ਸਰਸ ਸਰਸੇਰੁ!' '੨੭॥ 'ਤ੍ਰਿਸ਼ਨਾ ਦਾ) ਪੇਟ ਅਕਾਸ਼ ਤੱਲ (ਨਹੀਂ ਉਸ ਤੋ 
ਬੀ)ਵਡਾ ਹੈ। 

ਸੁਨਹੁ ਬਨਾਸਪਤੀ ਸੰਸਾਕਾ। ਹੁਣ) ਸੁਣੋ ਬਨਸਪਤੀ (ਦਾ ਭਾਵ ਜਿਵੇ ਉਹ 
ਹੁੰਦੀ ਹੈ) ਸਮੇਤ ਸ਼ਾਖਾਂ ਦੇ (ਤਿਵੇ)। ਸੰ ਸਮੇਤ। 
; ਸਾਕਾ ਸ਼ਾਖਾਂ, ਟਾਹਣੀਆਂ, ਫੈਲਾਵ][ 

ਤੀਯ, ਸੁਤਾ, ਸੁਤ, ਸਿਮਧੀ!, ਸਾਕਾ?। _ 'ਕੁੜਮ। “ਸਨਬੰਧੀ। 

ਜਿਉ ਤਨ ਬ੍ਰਿੱਧਿ? ਹੋਇ ਤਿਨ ਬਾਧਾ?। 'ਸ਼ਰੀਰ। ਵਡਾ ਹੋਵੇ। “ਉਨ੍ਹਾਂ ਨੇ ਪੀੜਤ ਕੀਤਾ। 
(ਅ) ਬੰਨ੍ਹਿਆਂ। (ਏ) (ਕਬੀਲਾ) ਵਧਦਾ ਹੈ। 

ਨਿਸ ਬਾਸੁਰ' ਜਿਨ ਮਹਿ ਮਨ ਫਾਧਾ? 'ਰਾਤ ਦਿਨ। “ਫਸ ਰਿਹਾ ਹੈ। 

ਉਦਰ ਚਰੀ 

ਦੋਹਰਾ: 'ਛੁਟਦਾ ਨਹੀਂ। “ਫਸਿਆ ਉਮਰ ਬਿਤਾਉਂਦਾ ਹੈ। 

ਮੁਕਤੈ!' ਤਿਨ ਤੇ ਕਬਿ ਨਹੀਂ, ਫਸਯੋ ਸੁ 

ਬੈਸ ਬਿਹਾਇ?। 

ਸਾਗਰ ਪ੍ਰਾਤਮ'' ਪਿੰਡ ਮਹਿਂ?” ਪਾਵਹਿ 'ਸਮੁੰਦਰ ਰੂਪੀ ਪਰਮਾਤਮਾ ਨੂੰ। “ਸਰੀਰ ਵਿਚ। 

ਸੋ ਮਕਤਾਇ” '੨੯॥ “ਮੁਕਤ ਹੁੰਦਾ ਹੈ। 'ਪਾ:-ਪ੍ਰਾਪਤ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 533 





ਚੌਪਈ: ਸ਼ਰੀਰ। 

ਘਟ! ਮਹਿੰ ਚੰਦ ਸੂਰਜ ਪਰਕਾਸ਼ਾ। 

ਹੋਇ ਗਯਾਨ ਤੌ ਸਭਿ ਕਿਛੁ ਭਾਸਾ!। __'ਪੁਤੀਤ ਹੁੰਦਾ ਹੈ। 

ਨਾਭਿ ਕਮਲ ਮੁੰਦ੍ਰਿਤ ਬਿਪਰੀਤਾ। 'ਮੁੰਦਿਆ ਹੋਇਆ ਹੈ ਤੇ ਪੁੱਠਾ ਹੋ ਰਹਾ ਹੈ। 
ਕਿਉਂ ਪਰਕਾਸ਼ ਹੋਇ ਨਰ ਚੀਤਾ! 'ਚਿਤੁ ਵਿਚ। 

॥੩੦॥ 

ਸੁਧੇ ਤੇ! ਬਿਗਸੈ? ਪਰਗਾਸੁ। /ਸਿੱਧਾ ਹੋਵੇ ਤਾਂ। “ਖਿੜੇ। 

ਹੈ ਤਬ ਗਜਾਨ ਅਗਯਾਨ ਬਿਨਾਸੂ। 

ਸੋ ਗਿਆਨ ਗੁਰੁ ਬਿਨ ਨਹਿਂ ਪਾਇਆ। 

ਤਮ ਅਗਯਾਨਹਿ!' ਅਨਿਕ ਦੁਰਾਇਆ?” 'ਹਨੇਰੇ ਰੂਪੀ ਅਗਯਾਨ ਨੇ। “ਛੁਪਾਇਆ ਹੈ। 
॥੨੧॥ 

ਸ਼ੀ ਨਾਨਕ ਮੁਖ ਤੂਸ਼ਨ ਕੀਨਾ। 

ਪੁਨਿ ਸ਼ਯਾਮਾ! ਬੋਲਯੋ ਮਨ ਚੀਨਾ। ਨਾਮ ਪੰਡਤ ਦਾ। 

“ਰਾਮ ਸਿਮਰ ਕੀਜੈ ਨਿਜ ਕਾਰੀ'। /ਅਪਨਾ ਕੰਮ। 

ਬਨ ਪੁਨ ਸਦਨ! ਰਾਮ ਲੇ? ਸਾਰੀ? 'ਘਰ। “ਰਾਮ ਲੈਂਦਾ ਹੈ। “ਖਬਰ। 
॥੩੨॥ 


ਦੋਹਰਾ: 

ਰਾਮ ਰਵਯੋ ਜਲ ਥਲ ਵਿਖੈ, ਸੁਧਿ ਸਭਿ 

ਕੀ ਸੋ ਲੇਵ। 

ਸੁਨਿ, ਤੀਸਰ ਪਦ ਸ਼ਬਦ ਕੋ, ਬਦਤਿ! 'ਕਹਿਣ ਲਗੇ। “ਭਾਵ ਗੁਰੂ ਜੀ। 
ਭਏ ਜਗਦੇਵ” ॥ ੩੩॥ 


ਸੀ ਮੁਖਵਾਕ ॥ 
ਰਾਮ ਰਵੰਤਾ ਜਾਣੀਐ ਇਕ ਮਾਈ ਭੋਗੁ ਕਰੇਇ ॥ 
ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗੁਹੇਇ ॥੩॥ 


ਚੌਪਈ: 

“ਰਾਮ ਰਵਯਾ ਸੋਊ ਪਹਿਚਾਨੇ। 

ਅਸ ਪੁਕਾਰ ਲੌਛਨ ਮਨ ਠਾਨੇ। 

ਮਾਯਾ ਵਰਤਹਿ ਹੋਇ ਉਦਾਰਾ। 

ਰੰਚਕ ਭਰ ਨ ਕਰਹਿ ਤਿਹ ਪਯਾਰਾ 

॥੩੪॥ 

ਦੈਵ ਸੰਪਦਾ' ਕੇ ਗੁਨ ਜੇਤੇ। /ਭਾਵ ਸ਼ੁਭ ਗੁਣਾਂ ਦੇ। 
ਖਿਮਾ ਆਦਿ ਸੰਗੂੁਹਿ' ਸਭਿ ਤੇਤੇ। ।ਕੱਠੇ ਕਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 534 





ਸੋ ਬਨ ਸਦਨ! ਵਿਖੈ ਇਕ ਸਾਰਾ। ਜੰਗਲ ਤੇ ਘਰ। 
ਜਾਨਹਿ _ਰਵਿਓ ਰਾਮ _ਉਦਾਰਾ? 
॥੩੫॥ 
ਸੁਨਿ ਇਵ ਮੂਲੇ ਬਚਨ ਬਖਾਨਾ। 
“ਇਹ ਭਾ ਸਿਰਰੀ! ਮਤਿ ਬਵਰਾਨਾ?। __ 'ਹਠੀ, ਜ਼ਿਦੀ। “ਮਤ ਦਾ ਬੌਰਾ। 
ਕਯਾ ਬੋਲਤਿ ਸਮਝਤਿ ਹੋਂ ਨਾਂਹੀ। 
ਮਨ _ਉਪਜਤਿ ਮੁਖ ਆਵਤਿ ਪ੍ਰਾਹੀ! 'ਜੋ ਦਿਲੋਂ ਉਪਜਦੀ ਤੇ ਮੂੰਹ ਪਰ ਆਉਂਦੀ ਹੈ ਸੋ 
॥੩੬॥ ਹੀ ਬੋਲੀ ਜਾਂਦਾ ਹੈ। 
ਕਹਸੋ ਕਿਸੂ ਕੋ ਸੁਣਹਿ ਨ ਮਾਨੈ। 
ਕਿਉ ਪੰਡਤ ਇਹ ਸੰਗਿ ਬਖਾਨੈ”। “ਇਸ ਨਾਲ ਕਿਸ ਲਈ ਬੋਲਦਾ ਹੈ? 
ਨਹਿਂ ਬੋਲਹੁ ਗਵਨਹੁ' ਨਿਜ ਧਾਮੂ। ___'ਦਲੋ। 
ਤੁਮ ਆਏ _ਚਲਿ ਹਮਰੇ _ਕਾਮੂ ” 
॥੩੭॥ 
ਇਹ ਬਿਧਿ ਸੁਨਿ ਕਰਿ ਕੁਮਤਿ 
ਨਿਕਦਨਾ। 
ਸੁਮਤਿ ਸਦਨ ਬੋਲੇ ਬਚ ਬਦਨਾ'। 'ਮੁਖੋਂ। 
ਸਬਦ ਸੁ ਪਦ ਚਤੁਰਥ?£ ਤਬ ਕਹਾ। __ 'ਪੌੜੀ। “ਚੌਥੀ। 
ਨਿਜ ਸਿੱਖਨ' ਜਿਨ ਸਭਿ ਦੁਖ ਦਹਾ? 'ਸਿੱਖਾਂ ਦਾ। “ਦੁਖ ਜਲਾ ਦਿੱਤਾ। 
॥੩੮॥ 
ਸੀ ਮੁਖਵਾਕ ॥ 
ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਹਾਂ ਹੀ ਸੇਤੀ ਵਾਸਾ ॥ 
ਪੁਣਵਤਿ ਨਾਨਕੁ ਦਾਸਨਿ ਦਾਸਾ ਖਿਨੁ ਤੋਲਾ ਖਿਨੁ ਮਾਸਾ ॥੪॥੨੩॥੧੧॥ 

ਦੋਹਰਾ: ਹੋ ਗਿਆ। “ਇੰਦੀਆਂ ਦੇ ਵਸ। 
“ਭਾ! ਰਿਖੀਕ ਬਸਿ! ਆਪ ਹੀ, ਕਹਯਾ 
ਸੁਨਤਿ ਨਹਿ ਜੋਇ। 
ਸ਼ੁਭ ਉਪਦੇਸ਼ ਨ ਮਾਨਹੀ, ਚਹਿਤਿ 'ਵਿਸ਼ੇ। 
ਬਿਖੈ! ਨਿਤ ਸੋਇ ॥੩੯॥ 
ਚੌਪਈ: ਅੱਖਾੰ ਨਾਂ। “ਰਜੀਆਂ। 


ਪੇਖਤਿ ਰੂਪ ਨ ਨੈਨ ਅਘਾਏ”। 

ਕਰਨ! ਰਾਗ ਸੁਨਿ ਨਹਿ ਤ੍ਰਿਪਤਾਏ?। _ 'ਕੰਨ। 'ਨਾਂ ਰੱਜੇ। 
ਘੁਾਣ' ਸੁਗੰਧਿ ਸਦਾ ਹੀ ਚਾਹੈ'। ਨਾਸਕਾ। 
ਰਸਨਾ _ਸ੍ਰਾਦਹਿ ਤੇ _ਨ _ਹਟਾਹੈਂ: 'ਨਹੀਂ ਹਟਦੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੪੦॥ 

ਤੁਚਾ ਸਪਰਸੈ ਕੋਮਲਤਾਸਾ'। 'ਕੂਲੇਪਨ ਨੂੰ। 

ਭਯੋ ਸਦਾ ਇਨਹੂੰ ਸੋ ਵਾਸਾ। 

ਆਗੇ ਕੋ ਖਾਯੋ! ਨਹਿਂ ਮਾਨੈ। ਭਾਵ ਭੋਗਿਆ। 
ਵਾਸਾ ਤਿਨਹੀ ਸੋ! ਨਿਤ ਠਾਨੈ ॥੪੧॥ _'ਉਨ੍ਹਾਂ ਇੰਦੂੀਆਂ ਨਾਲ। 
ਸੁਨਿ ਦਿਜ! ਹੈ! ਹਰਿ ਦਾਸਨ ਦਾਸਾ। _ 'ਹੋ। 

ਬੰਦਹਿ' ਸਦਾ ਪਾਇ? ਸੁਖਰਾਸਾ”। ਮੱਥਾ ਟੇਕ। “ਪੈਰਾਂ ਤੇ। “ਰੱਬ ਦੇ। 
ਮਨ ਕੀ ਦਸ਼ਾ ਨ ਇਕ ਰਸ ਕਬਹੀ। 

ਪਾਇ _ ਪਦਾਰਥ _ਤੋਲਾ _ਤਬ _ਹੀ! 'ਭਾਵ, ਤਦੋਂ ਵਧਦੀ ਹੈ। 
॥੪੨॥ 

ਜਬ ਜਾਵਹਿ ਹੈ ਹਰਖ ਬਿਹੀਨਾ। 

ਮਾਸਾ' ਸ਼ੋਕ ਵਿਖੈ ਤਹਿਂ ਚੀਨਾ। ਭਾਵ, ਘਟਦੀ ਹੈ। 
ਕਰਹੁ ਉਪਾਇ ਸਵਾਰਨ ਕਾਰਨ। 

ਜਗ ਤੇ ਹੋਵਹਿ ਜੀਵ _ਉਧਾਰਨ!” 'ਉਧਾਰ। 

॥੪੩॥ 


<< 


ਦੋਹਰਾ: 'ਹੱਥ। “ਚਰਨਾਂ ਤੇ। "ਪਾ:-ਬੰਦਨਾ। 
ਸੁਨਿ ਪੰਡਤਿ ਕਰ ਬੰਦਿ ਕੈ', 

ਨਮਸਕਾਰ ਪਗ? ਕੀਨਿ। 

ਮਹਾਂਪੁਰਖ ਜਾਨੇ ਰਿਦੇ, -ਇਨ ਸਮ ਕੋ 

ਨ ਪੁਬੀਨ- ॥੪੪॥ 

ਸੋਰਠਾ: /'ਭਾਵ ਗੁਰੂ ਜੀ ਨੇ। “ਬ੍ਰਾਹਮਣ ਤੇ। 
ਦੇਖਿ ਦੀਨਤਾ ਦਯਾਲ', ਦਯਾ ਦ੍ਰਿਸ਼ਟਿ 

ਦਿਜ? ਪਰ ਕਰੀ। 

ਜਗ ਕੇ ਬੰਧ! ਬਿਸ਼ਾਲ?, ਛੁਟਕ ਗਏ 'ਬੰਧਨ। “ਬੜੇ। “ਉਸ (ਬ੍ਰਾਹਮਣ) ਦੇ। 
ਤਤਕਾਲ ਤਿਹ? `੪੫॥ 

ਚੌਪਈ: 

ਖਿਝਿ ਕੈ ਮੂਲਾ ਪੁਰਿ ਮਹਿ ਗਯੋ। 

ਅਤਿ ਦੁਖ ਮਾਨ ਬਿਸਮ ਮਨ ਭਯੋ। 

ਕੇਤਿਕ ਦਿਨ ਤਨਿਯਾ ਕੇ ਪਾਸੂ। 

ਰਹਯੋ ਆਪ, ਨਹਿ ਗਯੋ _ਅਵਾਸੂ! 

॥੪੬॥ 

ਸ਼ੀ ਨਾਨਕ ਅਸਥਾਨ ਮਸਾਨਾ। 


535 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 536 


ਬੈਸੇ ਮਰੀਅਨ' ਗੋਰ” ਮਹਾਨਾ। 

ਜੇ ਨਰ ਜਾਨਹਿਂ ਮਨ ਕਛੁ ਭੇਵਾ। 
ਬੰਦਨ ਕਰਿ ਗਵਨੈ' ਜਗਦੇਵਾ! ॥੪੭॥ 
ਅਸ ਪੁਕਾਰ ਰਹਿ ਵਹਿਰ ਅਸੀਨੇ'। 
ਬੀਤ ਗਏ ਜਬ ਤੀਨ ਮਹੀਨੇ। 


ਲਖਮੀ ਦਾਸ ਜਨਮ ਤਬ ਲੀਨੋ। 

(ਲਖਮੀ ਚੰਦ ਜੀ ਦਾ ਜਨਮ) 

ਸਭਿ ਪਰਵਾਰ ਹਰਖ ਮਨ ਕੀਨੋ 

॥੪੮॥ 

ਭਈ ਸੁਲਖਣੀ ਪ੍ਰਾਚਿ ਦਿਸ਼ਾ ਸੀ!। /ਪੂਰਬ ਦੀ ਦਿਸ਼ਾ ਵਰਗੀ (ਭਾਗਵਾਲੀ)। 

ਉਗੇ ਸੁਰ ਸਸਿ ਜਨੁ ਜਸ ਰਾਸੀ”'। ਸੂਰ, ਭਾਵ ਸੂਰੀ ਚੰਦ, ਸਸਿ ਭਾਵ ਲਖਮੀ ਦਾਸ। 

ਸਾ ਰ੍‌ ਪੂਰਬ ਦਿਸ਼ਾ ਵਿਚ ਜਦ ਸੂਰਜ ਚੜ੍ਹਦਾ ਹੈ ਤਾਂ 
ਬੜੀ ਚਮਕ ਵਾਲਾ ਹੁੰਦਾ ਹੈ, ਤੇ ਪੂਰਬ ਦਿਸ਼ਾ 
ਵਿਚ ਜਦ ਚੰਦ ਹੁੰਦਾ ਹੈ ਤਾਂ ਉਹ ਬੀ ਪੂਰਨ 
ਹੁੰਦਾ ਹੈ। 'ਪਾ:-ਉਗੇ ਸੂਰ ਸਸ ਜਨੁ ਸੁਖ ਰਾਸੀ। 





ਸ਼ੀ ਗੁਰ ਕੇ ਢਿਗ ਜਾਇ ਸੁਨਾਵਾ। 
ਮਨ ਜਿਨ ਕੋ! ਰਸ ਏਕ ਸੁਹਾਵਾ 'ਜਿਨ੍ਹਾਂ ਦਾ (ਭਾਵ ਗੁਰੂ ਜੀ ਦਾ) ਮਨ। 


॥੪੯ ॥ 


ਹਰਾ 'ਚਰਣਾ। “ਬਨ। 

ਪਾਵ! ਨ ਪਾਵਹਿ ਪੁਰਿ ਵਿਖੈ, ਅਤਿ 

ਪਾਵਨ ਉਦਿਆਨਾ। 

ਬੈਸੇ ਨਿਸ ਬਾਸੁਰ ਤਹਾਂ!, ਉਧਰੇ ਸਰਬ _'ਓਥੇ (ਸ਼ੀ ਗੁਰੂ ਜੀ)। ਘੁਰਦੇ। 
ਮਸਾਨ” ॥੫੦॥ 

ਚੌਪਈ: 

ਮੁਖ ਤੇ ਭਾਖਹਿਂ ਸਤਿਗੁਰ ਬੈਨਾ। 

“ਨਹਿੰ ਹਿੰਦੂ ਕੋ ਤੁਰਕ ਨ ਹੈਨਾਂ। 

ਜਗ ਮਹਿੰ ਹਿੰਦੂ ਤੁਰਕ ਨ ਕੋਊ। 

ਝੁਠੇ ਨਾਮ ਧਰਾਵਹਿਂ ਦੋਊ” ॥੫੧॥ 

ਕੋ ਕੋ ਨਰ ਹੂ ਨਿਕਟ ਸੁਨਤਿ ਹੈ। 

ਪੁਰਿ ਮਹਿ ਅਪਰਨ! ਮਿਲਤਿ ਭਨਤਿ_'ਹੋਰਨਾਂ ਨੂੰ। “ਮਿਲਦਾ ਹੈ ਤਾਂ ਦੱਸਦਾ ਹੈ। 
ਹੈ”। 

ਇਹ ਬਿਧਿ ਸੁਨੀ ਸ਼ੁਵਨ ਨਿਜ ਕਾਜ਼ੀ। 

ਗਵਨਜਯੋ ਨਿਕਟਿ ਬੇਖ ਤਨ ਪਾਜੀ! 'ਬਨਾਵਟੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 537 





॥੫੨॥ 

ਕਛੁਕ ਮਨੁਜ ਤਿਹ ਸੰਗਿ ਸਿਧਾਰੇ। 

ਬੈਸੇ ਸ਼ੀ ਗੁਰ ਆਨਿ ਨਿਹਾਰੇ। 

ਆਨਨ! ਬੈਨ ਬਖਾਨਤਿ ਸੋਊ। 'ੁਖੋਂ (ਗੁਰੂ ਜੀ ਨੇ ਕਹੇ)। 
“ਨਹਿੰ ਹਿੰਦੂ ਕੋ, ਤੁਰਕ ਨ ਕੋਊ” 

॥੫੩॥ 


ਦੁਹਰਾ: 
ਨਿਕਟ ਬੈਸਿ ਕਾਜੀ ਕਹੈ, 
“ਅਸ ਕਸ ਕਰਤਿ ਬਖਾਨ। 
ਹਮ ਕਿਉ ਸਕਹਿਂ ਪਛਾਨ? ॥੫੪॥ 
ਚੌਪਈ: 
ਜਹਿਂ ਤਹਿਂ ਜਗ ਮੈਂ ਦੀਸਹਿਂ ਸੋਊ। 
ਹਿੰਦੂ ਮੁਸਲਮਾਨ ਨਰ ਦੋਊ। 
ਤੁਮਰੇ ਕਹਿਨ ਸੰਦੇਹ ਹਮਾਰੇ”। 'ਸਾਨੂੰ ਸੰਸਾ ਹੈ। 
ਉੱਤਰ ਦੀਜੈ ਰਿਦੇ ਵਿਚਾਰੇ” ॥੫੫॥ 
ਲੋਕ ਬਿਲੋਕਤਿ ਸ਼੍ਰੀ ਗੁਰ ਓਰਾ। 
ਚਹੁੰਦਿਸ਼ਿ ਭੀਰ ਭਈ ਤਿੰਹ ਨੌਰਾ। 
ਦਰਸ਼ਨ ਦਰਸਹਿ' ਦੀਨ ਦਿਆਲਾ। 
ਜਿਨ ਕਿਯਾਂ ਸ਼ਰਧਾ ਤਿਹ ਦੁਖ ਟਾਲਾ? 'ਤਿਸਦਾ। 'ਦੂਖ ਦੂਰ ਕੀਤਾ (ਗੁਰੂ ਜੀ ਨੇ)। 
॥੫੬॥ 'ਪਾ:-ਕੀ। 
ਕਾਜ਼ੀ ਬਚ ਸੁਨਿ ਪੰਕਜ ਬਦਨਾ। 
ਕੁਮਤਿ ਕਦਨ', ਸੁਖ ਕਰੁਨਾ ਸਦਨਾ?। _'ਨਾਸ਼ਕ। 'ਸੁਖ ਤੇ ਮਿਹਰ ਦੇ ਘਰ ਨੇ। 
ਕਹਯੋ ਸ਼ਲੋਕ ਹੇਤ ਸਮਝਾਵਨ। 
ਮਤਿਮੰਦਨ _ ਸ਼ੁਭ _ ਮਾਰਗ ਪਾਵਨ 
॥੫੭॥ 
ਸੀ ਮੁਖਵਾਕ ॥ 
ਸਲੋਕੁ ਮ੧ ੧ ॥ 
ਮੁਸਲਮਾਣੂ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੂ ਕਹਾਵੈ ॥ 
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ 
ਹੋਇ ਮੁਸਲਿਮੁ ਦੀਨ ਮੁਹਾੜੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ 
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 538 





ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ' ॥੧॥ "ਵਾਰ ਮਾਝ। 
ਸਲੋਕੁ ਮ੧ ੧ ॥ 
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੂ ਕੁਰਾਣੂ ॥ 
ਸਰਮ ਸੁੰਨਤਿ ਸੀਲੂ ਰੋਜਾ ਹੋਹੁ ਮੁਸਲਮਾਣੁ ॥ 
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ 
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ 
ਮ੬ ੧ ॥ ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ 
ਨਾਰਦਿ ਕਹਿਆ ਸਿ ਪੂਜ ਕਰਾਂਹੀ ॥ 
ਅੰਧੇ ਗੁੰਗੇ ਅੰਧ ਅੰਧਾਰੁ ॥ 
ਪਾਥਰੁ ਲੇ ਪੂਜਹਿ ਮੁਗਧ ਗਵਾਰ ॥ 
ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ' ॥੨॥ 'ਵਾਰ ਬਿਹਾਗੜਾ। 
ਦੋਹਰਾ: ਹਿੰਦੂਆਂ ਦਾ। 
“ਮੁਸਲਮਾਨ ਮਗ ਹਿੰਦੁ' ਕੋ, 
ਅਸ ਬਿਧਿ ਲੇਹੁ ਪਛਾਨ। 
ਕਰਮ ਨ ਸ਼ੁਭ ਕਰਿਹੀਂ ਉਭੈ, 
ਝੂਠੇ ਨਾਮ ਬਖਾਨ ॥੫੮॥ 
ਚੌਪਈ: 
ਮਗ ਭੂਲੇ ਫਿਰਿਹੀਂ ਉਦਿਆਨਾ'। 
ਕੈਸੇ ਪਹੁੰਚਹਿਂ ਸੁਖ ਅਸਥਾਨਾ। ? 
ਸੁਨਿ ਕਰਿ ਕਾਜੀ ਲੋਜਤਿ ਹੋਤਿ। 
ਜਿਉ” ਰਵਿ ਆਗੇ ਰਿੰਬਣ ਜੋਤਿ 
॥੫੯॥ 
ਨਹਿਂ ਬੋਲਯੋ ਕਛੁ ਤੂਸ਼ਨ ਭਯੋ। 
ਉੱਤਰ ਆਵ ਨ, ਉਠਿ ਘਰ ਗਯੋ। 
ਕੋ ਨਰ ਨੁਤਿ', ਕੋ ਨਿੰਦਾ ਕਰਿਹੀ। 
ਮੂਰਖ ਸਮਝ, ਨ ਪਾਇਨ! ਪਰਿਹੀ 
॥੬੦॥ 
ਭਾਉ ਭਗਤਿ ਜਿਹ ਜਗ ਪੁਗਟਾਨਾ। 
ਬੈਸੇ ਰਹੇ ਮਸਾਨ ਸਥਾਨਾ। 
ਤਿਹ ਛਿਨ ਹੁਤੋ ਭਗੀਰਥ ਪਾਸੁ। 
ਦਰਸ਼ਨ ਕਰਤਿ ਪਾਇ ਸੁਖ ਰਾਸੁ 
॥੬੧॥ 
ਆਵਾ ਮਨਸੁਖ ਪੁੋਮ ਉਮੰਗਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 539 





ਜਿਹ ਮਨ ਚਢਯੋ ਨਾਮ ਕੋ ਰੰਗਾ। 

ਹਾਥ ਬੰਦਿਕੈ ਬੰਦਨ ਕੀਨੀ। 

ਪਰਜਯੋ _ਡੰਡਵਤ ਮਤਿ ਰਸ _ਭੀਨੀ 

॥੬੨॥ 

“ਸਤਿਕਰਤਾਰ” ਕਹੀ ਸੁਖਰਾਸੁ'। 'ਗੁਰੂ ਜੀ ਨੇ। 

ਬੂਝੀ ਕੁਸ਼ਲ ਸਰਬ ਪੁਨ ਤਾਸੂ'। 'ਉਸਤੇ। 

ਗਦ ਗਦ ਹੂੈ ਕਰਿ ਬੈਠਿ ਸਮੀਪਾ। 

ਬੋਲਯੋ ਬਚਨ _ਤਬਹਿ _“ਕੁਲਦੀਪਾ ! 

॥੬੩॥ 

ਸਰਬ ਕੁਸ਼ਲ ਭੀ ਦਰਸ ਤੁਮਾਰੇ। 

ਮੁਝ ਤਨ ਮਨ ਕੇ' ਕਸ਼ਟ ਨਿਵਾਰੇ। 'ਪਾ: ਮੁਰ ਮਨ ਤਨ ਕੇ। 

ਚਲਯੋ ਚਹਤਿ ਹੈ ਮੈ ਪਰਦੇਸ਼ਾ। 

ਸ਼ੀ ਮੁਖ ਕੀ ਅਬ ਪਾਇ ਨਿਦੇਸਾ 

॥੬੪॥ 

ਬਨਜ ਖੇਪ ਕੋ ਭਰਿ ਕਰਿ ਭਾਰੀ। 

ਜਾਉ ਸੰਗਲਾਦੀਪ ਮਝਾਰੀ। 

ਹੂ ਹੈ ਦਿਨ ਬਹੁ ਬਿਰਹੁ ਤੁਮਾਰਾ। 

ਉਚਰਹੁ ਆਪ ਸਬਦ ਸੁਖ ਸਾਰਾ 

॥੬੫॥ 

ਮੈ ਲਿਖਿ ਲੇਉ” ਪਠੋ” ਕਰਿ ਨੇਮਾ। 

ਜਿਨ ਤੇ ਵਧੈ ਗੁਰੂ ਪਗ ਪ੍ਰੇਮਾ। ” 

ਸੁਨਿ ਕਰਿ ਬਚਨ ਦੀਨ ਦੁਖ ਭੰਜਨ। 

ਉਚਰੇ _ਰੁਚਿਰ ਸਬਦ _ ਜਨਰੰਜਨ! 'ਦਾਸਾਂ ਨੂੰ ਪੁਸੰਨ ਕਰਨ ਵਾਲੇ। 

॥੬੬॥ 

ਸ਼ੀ ਕਰਤਾਰ ਗੁਰੂ ਵਡਿਆਈ। 

ਭਗਤ ਬਿਰਕਤਹਿ ਗਯਾਨ ਮਿਲਾਈ। 

ਅਸ ਬਾਣੀ ਮਨਸੁਖ ਲਿਖਿ ਲੀਨੀ। 

ਪਢਿ ਕਰਿ ਪਰਮ ਪੁੰਮ ਮਤਿ ਭੀਨੀ 

॥੬੭॥ 

ਬਹੁਰੋ ਬੋਲੇ ਗੁਰੂ ਉਦਾਰਾ। 

“ਮੱਜਹੁ' ਨਿਸਾ ਜਾਮ ਸ਼ੁਭ ਬਾਰਾ”। ਨਰਾਓ। “ਪਹਿਰ ਰਾਤ ਰਹਿੰਦੀ। “ਸਾਫ ਪਾਣੀ 
ਵਿਚ। (ਅ) ਸ਼ੁਭ ਵੇਲਾ ਹੈ (ਉਹ)। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 540 





ਤਜਿ ਆਲਸ ਜਾਗਹੁ ਤਿਹ ਕਾਲਾ। 

ਪਢਹੁ __ਤੰਬੈ _ਫਲ _ਹੋਤਿ ਬਿਸਾਲਾ 

॥੬੮॥ 

ਇਕ ਮਨ ਹੈ ਕੈ ਪ੍ਰੀਤਿ ਸਮੇਤਾ। 

ਗੁਨਹੁ ਤ ਪਾਵਹੁ ਬੁਹਮ ਨਿਕੇਤਾ!। 

ਕਰਹੁ ਤਿਹਾਵਲ' ਹੋਵਤਿ ਭੋਰਾ। 

ਪਠਿ ਅਰਦਾਸ ਯੁਗਮ _ਕਰ ਜੋਰਾ 

॥੬੯॥ 

ਬਹੁਰ ਬਾਂਟਿ' ਅਚਵਨ” ਨਿਜ ਕੀਜੈ। __'ਵੰਡਕੇ। “ਛਕਣਾ ਕਰੋ। 
ਦਿਵਸ ਉਗੇ ਬਨਜਹਿਂ ਮਨ ਦੀਜੈ। 

ਸੰਧਜਾ ਕਾਲਹਿ ਪਢੋਂ ਬਹੋਰੀ”। 'ਫੇਰ। 

ਮਤ ਨਿਤ ਰਾਖਹੁ ਭਗਤਿਹਿ ਬੋਰੀ! 'ਭਗਤੀ ਵਿਚ ਡੁਬੀ ਹੋਈ। 
॥੭੦॥ 

ਜਬ ਕੋ ਅਟਕ ਜਾਇ ਵਡ ਕਾਜੂ। 

ਸਿਮਰਹੁ ਸਤਿਗੁਰ' ਹੈ ਸੁਖ ਕਾਜੂ। ” "ਕਵੀ ਜੀ ਨੇ ਇਥੇ ਗੁਰੂ ਜੀ ਦੇ ਮੁਖਾਰਬਿੰਦ ਤੋ 


ਅਸ ਪੁਕਾਰ ਕੋ ਸੁਨਿ ਉਪਦੇਸ਼ਾ। 

ਗਵਨਯੋ ਸਤਿਗੁਰ ਪਾਇ ਨਿਦੇਸ਼ਾ' 

॥੭੧॥ 

ਗਯੋ ਸੰਗਲਾਦੀਪ ਸਥਾਨਾ। 

ਬਹੁਰ ਭਗੀਰਥ ਕੋ ਗੁਨ ਖਾਨਾ'। 

ਆਇਸ ਦੀਨ “ਸਦਨ ਅਬ ਜਾਵਹੁ। 

ਹਿਰਦੈ ਸਦਾ ਨਾਮ ਲਿਵ ਲਾਵਹੁ ? 

॥੭੨॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਮੂਲੇ ਕੋ ਪ੍ਰਸੰਗ, ਲਖਮੀ ਦਾਸ ਜਨਮ, 
ਮਨਸੁਖ ਭਗੀਰਥ ਗਵਨ” ਪ੍ਰਸੰਗ ਬਰਨਨੈ ਨਾਮ ਤੀਸਮੋ ਅਧਯਾਯ ॥੩੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 541 





੩੧. [ਸਾਰਦਾ ਮੰਗਲ, ਮੁੱਲਾਂ ਨਿਸਤਾਰਾ, ਮਸੀਤ ਤੇ ਨ੍ਰਾਬ ਦਾ ਪ੍ਰਸੰਗ] 


(ਨਵਾਬ ਦੁਬਿਧਾ ਵਿੱਚ) ॥੧੧॥ 
(ਨਵਾਬ ਨੇ ਮੁੱਲਾਂ ਨੂੰ ਭੇਜਣਾ) ॥ ੧੧॥ 

(ਮੁੱਲਾਂ ਨੂੰ ਉਪਦੇਸ਼] ॥੨੫॥ 
ਨਰਾਜ ਛੰਦ: 
ਮਰਾਲਬਾਹਿਨੀ ਕ੍ਰਿਪਾਲ, ਹਾਥ ਜੋਰਿ ਬੰਦਨਾ। 
ਮਰਾਲਬਾਹਿਨੀ=ਹੰਸ ਜਿਸਦੀ ਅਸਵਾਰੀ ਹੋਵੇ, ਸ਼ਾਰਦਾ ਨੂੰ ਹੰਸ ਤੇ ਚੜਨ ਵਾਲੀ ਕਵੀਆਂ ਨੇ ਸੰਕੇਤ 
ਕੀਤਾ ਹੈ। ਹੰਸ ਉੱਜਲ, ਸੁਹਣਾ ਮਾਨਸਰੋਵਰ ਵਰਗੇ ਨਿਰਮਲ ਠੰਢੇ ਥਾਂ ਰਹਿਣ ਵਾਲਾ ਮੰਨਿਆ ਹੈ। 
ਕਹੋ ਕਥਾ ਵਿਚਾਰਿ ਚਾਰੁ, ਤੀਨ ਤਾਪ ਕੰਦਨਾ। 
ਚਾਰੁ=ਸੁੰਦਰ 
ਧਿਆਨ ਧਰਿ ਬਾਰ ਬਾਰ, ਸਾਰਦਾ ਸਰੂਪ ਕੋ। 
ਸੁ ਜਾਸ ਕੋ ਪੁਸਾਦਿ ਪਾਇ, ਸੇਮੁਖੀ ਅਨੁਪ ਕੋ ॥੧॥ 
ਸੇਮੁਖੀ ਯਾ ਸੇ ਮੁਕ੍ਹੀ=ਓਹ ਕਵਿਤਾ ਜੋ ਸੁਤੇਸਿੱਧ ਆਪੇ ਉਚਰੀ ਜਾਏ ਤੇ ਜਿਸ ਵਿਚ ਖਿੱਚ ਤਾਣ ਨਾ 
ਹੋਵੇ ਤੇ ਹੋਵੇ ਸੁੱਦਰ'। [ਸੰਸ. ਸੂਯਮੁਗ੍ਹ। ਸੂਯੰ=ਆਪੇ। ਉਕਤਿ=ਉਚਾਰਣ] 
(081 10%--ਸੁਤੇ ਵੇਗ ਵਾਲੀ ਕਵਿਤਾ, ਜਿਸ ਬਾਬਤ ਕਿਹਾ ਹੈ- ਆਪੇ ਆਈ ਸ਼ੋਭ ਹੈ 
ਕਵਿਤਾ ਬਨਿਤਾ ਦੋਇ। ਬਲ ਕਰ ਖੈੱਚੇ ਜੋ ਇਨ੍ਹੋ ਸਰਸਾ ਬਿਰਸਾ ਹੋਇ। 
ਅਰਥ: 
ਹੰਸ ਉਤੇ ਚੜਨ ਵਾਲੀ (ਤੇ ਸੁਭਾਵ ਦੀ) ਕ੍ਰਿਪਾਲੂ (ਸ਼ਾਰਦਾ! ਤੈਨੂੰ) ਹੱਥ ਜੋੜਕੇ ਨਮਸਕਾਰ 
ਹੈ। ਤਿੰਨਾਂ ਤਪਾਂ ਦੇ ਦੂਰ ਕਰਨ ਵਾਲੀ ਸੁੰਦਰ ਕਥਾ ਮੈ ਹੁਣ ਵਿਚਾਰਕੇ ਕਹਿਣ ਲਗਾ ਹਾਂ 
(ਇਸ ਲਈ) ਬਾਰ ਬਾਰ ਸਾਰਦਾ ! (ਤੇਰੇ) ਸਰੂਪ ਦਾ ਧਿਆਨ ਧਾਰਦਾ ਹਾਂ, ਜਿਸ ਦੀ ਕ੍ਰਿਪਾ 
ਨਾਲ ਅਨੂਪਮ ਤੇ ਸੂਯੰ ਉਚਰੀ ਜਾਣ ਵਾਲੀ (ਕਵਿਤਾ) ਪ੍ਰਾਪਤ ਹੁੰਦੀ ਹੈ। 
ਭਾਵ: 
ਸ਼ਾਰਦਾ ਸੰਬੰਧੀ ਵਿਸ਼ੇਸ਼ ਵਿਚਾਰ ਲਈ ਦੇਖੋ ਪੋਥੀ ਦਾ ਅਧਯਾਯ ੧ ਛੰਦ ੨। 
ਸ਼ੀ ਬਾਲਾ ਸੰਧੁਰੁ ਵਾਚ ॥ 
ਦੋਹਰਾ: 
ਬਾਕੀ ਸ਼੍ਰੀ ਗੁਰ ਕੀ ਜਿਤੀ ਮੂਲੇ ਸ਼ੂਤ 
ਸੁਨਿ ਸੋਇ। 
ਲੈਨਿ ਹੇਤ ਤਿਨ ਕੇ ਤਬੈ ਗਯੋ` ਲੋਭ ਮੈ 
ਹੋਇ ॥੨॥ 
ਨਰਾਜ ਛੰਦ: 
ਗਯੋ ਸੁ ਮੂਲ ਚੰਦ ਭੂਲ, ਭੇਦ ਨਾਂਹਿ 
ਜਾਨਿਯਾ। 
ਪੁਕਾਰਿ ਕੈ ਨਿਬਾਬ ਪਾਸ ਬੈਨ ਯੋ 
ਬਖਾਨਿਯਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


'ਨਯਾਇ ਮੋਰ ਕੀਜੀਏ, ਸਵਾਬ! ਜਾਨਿ 
ਆਪਨੋ। 

ਕੁਨੀਤਿ! ਭੂਪ ਕ੍ਰਿੱਤ ਨਾ, ਤਜੰਤ ਭੂਰ 
ਪਾਪ ਨੋ” ॥੩॥ 

ਅੜਿੱਲ: 

ਸੁਨਿ ਕਰਿ ਸ਼ੂਵਨ ਨਵਾਬ, 'ਭਨੈ! “ਤੂੰ 
ਕੌਨ ਹੈ? 

ਕਿਸ ਪਰ ਕਰਤਿ ਪੁਕਾਰ, ਨਾਮ ਕਹੁ 
ਜੌਨਾਂ ਹੈ? 

ਕਿਹਿ ਦੁਖ ਦੀਨੋ ਤੋਹਿ, ਸੁ ਭੇਵਾਂ 
ਭਨੀਜੀਏ ? 

ਹੈਂ ਕਰਿਹੋ' ਨਯਾਇ ਤੁਮਾਰ ਬ੍ਰਿਥਾ ਕਹਿ 
ਦੀਜੀਏ” ॥੪॥ 

“ਨਾਨਕ ਮੋਦੀ ਤੋਰ, ਸਸੁਰ ਤਿਹਾਂ 
ਜਾਨੀਏ। 

ਤਾਂ ਪਰ ਕਰੀ ਪੁਕਾਰ, ਆਪ 
ਪਹਿਚਾਨੀਏ। 

ਸੁਨਿ ਸ਼ੁਵਨਨ ਮਮ 
ਕਰੀਜਿਯੇ। 

ਹੋ ਬਹੁਰੋ ਨਜਾਇ ਨਿਬੇਰ, ਸੁ ਜਸ ਜਗ 
ਲੀਜਿਯੇ” ॥੫॥ 

ਦਹਰਾ : 

ਸੁਨਿ ਸ਼ੀ ਨਾਨਕ ਨਾਮ 
ਨਿਕਟ ਹਕਾਰ। 

“ਕੈਸੇ ਕਰਤਿ ਪੁਕਾਰ 
ਸਮਝਾਇ ਉਚਾਰਿ” ॥੬॥ 
ਨਰਾਜ ਛਦ: 

“ਜੁ ਸਾਤ ਸੈ ਕਿ ਸਾਠ' ਦਾਮ”, ਤਾਂਹਿ 
ਜਾਨਿ ਸ਼ੇਖ” ਸੋ। 

ਨਿਬਾਬ ਰਾਇ! ਦੇਹੁ ਤਾਂਹਿ!, ਤਤਾਤ 
ਨਾਰਿ?, ਦੇਖ ਸੋ”। 
ਵਿਚਾਰਿ ਕੈ ਰਿਦੈ ਨਿਆਇ, ਆਨਿ 


ਬੈਨ, ਵਿਚਾਰ 


ਕੋ. 


ਤੂੰ, 


542 





'ਪੂੰਨ। 
।ਅਨਯਾਯ। ਨਹੀਂ ਕਰਦੇ। ”ਨੂੰ। 


ਮਕਿਹਾ। 'ਪਾ:-ਸ਼ੂਵਨਤ ਬਾਤ। 


'ਸੱਤ ਸੌ ਸੱਠ ਰੁਪਯੇ। “ਸੱਤ ਸੌ ਸੱਠ ਰੁਪਯੇ। 
3ਓਸ ਦੇ ਬਾਕੀ। 


'ਉਸਦੇ। “ਪੁੱਤ ਤੇ ਸੁਪਤਨੀ ਨੂੰ। “ਦੇਖ ਲਓ 
(ਇਹ ਗਲ ਠੀਕ ਹੈ)। 


ਹੋਰ ਤੋ (ਬੀ)। “ਪੁੱਛ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 543 





ਮੈ ਸੁਨੰਤਿ, ਬੈਨ 


ਨੈਨ ਨੇ, ਫਕੀਰ ਕੋ _'ਤਾਵ ਗੁਰੂ ਜੀ ਨੇ ! 


ਨ ਮਾਨ, ਆਨ ਥਾਨ ਦਾਮ, ਦੇਹੁ” ਏਹ 'ਮੈ' (ਤੇਰੀ ਗੱਲ) ਮੰਨਕੇ ਹੋਰਥੇ ਰੂਪੈ ਨਹੀਂ 
ਜਾਨਿਯੇ”। ਦਿਆਂਗਾ। ਇਹ ਜਾਨ ਲੈ। 


ਫਕੀਰ ਬ੍ਰਿੰਦ ਹੋਇ ਤੌ, ਖਵਾਇ ਆਪ 

ਮਾਨਿਯੇ` ॥੮॥ 

“ਭਯੋਹਿ ਭੂਰ ਬਾਵਰਾ, ਕਿ ਭੂਤਨਾਂ ਸੁ 'ਭਾਵ ਗੁਰੂ ਜੀ ਵਿਚ। 

ਤਾਂਹਿ ਮੈ”। 

ਸੁਧੀ' ਨ ਕੋਇ ਕਾਂਹਿ ਕੀ, ਨ ਕੁਰ 'ਹੋਸ਼। 'ਝੂਠ ਮੈ' ਨਹੀਂ ਕਿਹਾ। 

ਵਾਕ ਪ੍ਰਾਹਿ ਮੈਂ?। 

ਨਿਕੇਤ ਹੇਤ” ਕੋ ਨਹੀਂ, ਮਸਾਨ ਥਾਨ 'ਘਰ ਦਾ ਮੋਹ। “ਘਰ ਦਾ ਮੋਹ। 

ਬੈਸਿਯਾ। 

ਭਨੰਤਿ ਤੁੰਡ ਆਇ” ਜੋ ਫਕੀਰ ਕੀਨ 'ਮੂੰਹ ਆਈ ਕਹਿ ਦੇਂਦਾ ਹੈ। 

ਬੇਸਿਯਾ” ॥੯॥ 

ਨਿਬਾਬ ਬੈਨ ਤਾ ਸੁਨੇ, ਸਚਿੰਤ ਚੀਤ ਹੂ 

ਰਹਜੋ। 

ਗਹੀ ਫਨੀ! ਚਚੁੰਧਰੰ, ਤਜੀ ਨ ਖਾਇ 'ਸੱਪ। 'ਛਛੂੰਦਰ, (ਯਾ ਕੋਹੜ ਕਿਰਲੀ), ਸੱਪ 

ਜੀ ਜਿਸਨੂੰ ਮੂੰਹ ਵਿੱਚ ਪਾ ਲੈਂਦਾ ਹੈ ਜੇ ਖਾਵੇ ਤਾਂ 
ਆਪ ਕੋਹੜਾ ਹੋ ਜਾਂਦਾ ਹੈ ਤੇ ਜੇ ਛੱਡੇ ਤਾਂ ਓਹ 
ਅੱਖਾਂ ਕੱਢ ਲਿਜਾਂਦੀ ਹੈ, ਆਦਮੀ ਦੀ ਦੁਚਿਤੀ 
ਵਿੱਚ ਇਹੋ ਅਖਾਣ ਵਰਤਦੇ ਹਨ। 

ਫਕੀਰ ਕੋ ਨ ਦੇਉ” ਹੋਤਿ, ਭੈ ਹਮੈ' ਸੁ 

ਤਾਂਹਿ ਕੋ। 

ਨ ਦੇਉ ਤੋਹਿ, ਹੋਤਿ ਹੈ; ਕੁਨੀਤ, ਨੀਤ 'ਕੋਈ ਨੀਤੀ ਨਹੀਂ ਸਗੋਂ ਕੁਨੀਤੀ ਹੁੰਦੀ ਹੈ (ਅ) 

ਨਹਿ ਕੋ!” ॥੧੦॥ ਨੀਤੀਨਾਹ ਪਰਮੇਸ਼ੁਰ ਪਾਸਿਓਂ ਕੁਨੀਤ ਹੁੰਦੀ ਹੈ। 

ਦੋਹਰਾ: 

ਹੁਤੋ ਯਾਰ ਖਾਂ ਨਿਕਟਿ ਤਬ, 

ਬੂਝੀ ਤਿਹ ਸੋ ਗਾਥ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 544 





(ਨਵਾਬ ਦੁਬਿਧਾ ਵਿੱਚ) 
ਬੋਲਯੋ ਰਿਦੈ ਵਿਚਾਰਿ ਸੋ, 
ਨਿਜ ਭੁਪਤਿ ਕੇ ਸਾਥ ॥੧੧॥ 


(ਨਵਾਬ ਨੇ ਮੁੱਲਾਂ ਨੂੰ ਭੇਜਣਾ) 

ਅੜਿੱਲ: 

“ਜੇ ਨਾਨਕ ਅਬ ਭਯੋ, ਬਾਵਰਾ ਸੁਧਿ 
ਨਹੀਂ। 

ਕਿਧੋਂ ਭੂਤਨਾ ਬਰਯੋ, ਲੇਹੁ ਕਰਿ ਸਭਿ 
ਸਹੀ। 

ਦੇਹੁ ਦਰਬ ਪਸ਼ਚਾਤ, ਜਾਨ ਜਿਯ 
ਲੀਜਿਯੇ। 

ਹੇ ਕੈਧੇਂ' ਮੇਧਾ ਸਹਿਤ, ਤ! ਬੁਝਨ 'ਜੇ ਹੋਸ਼ ਵਿੱਚ ਹੈ ਤਾਂ। “ਉਸ ਨੂੰ) ਪੁੱਛ ਲਵੋ। 
ਕੀਜਿਯੇ2” ॥੧੨॥ 


'ਸਲਾਹੁੰਦਾ ਹੈ। 


“ਹੇਰਹੁ! ਝਾਰਹੁ?, ਜਾਹੁ, ਰਿਦੈ ਸੁਧਿ 'ਵੇਖਹੁ। “ਝਾੜਾ ਕਰੋ। 
ਲੀਜਿਯੇ। 

ਹੋ ਬਹੁਰੋ ਮੁਝ ਢਿਗ ਆਨਿ, ਸੁ ਭੇਵ 

ਭਨੀਜਿਯੇ ` ॥੧੪॥ 

ਕਾਗਰਾ'। 

ਸਾਗਰਾ। 

ਪਰੀ ਰੌਰ! ਪੁਰਿ ਮਾਂਹਿ, ਮੁਲਾਨੇ ਜਾਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕੀ। 

ਹੋ ਧਾਏ ਨਰ ਦਿਸ਼ ਤਾਂਹਿ, ਜੁ ਕ੍ਰਿਪਾ 
ਨਿਧਾਨ ਕੀ ॥੧੫॥ 

ਨਰਾਜ ਛਦ: 

ਭਨੈ” ਪੁਮਾਨ ਆਨਨੰ, ਅਜਾਨ ਬੈਨ! ਯਾ 
ਬਿਧੇ। 

ਕਾਢਿਧੇ। 

ਚਲੇ ਸਚਾਇ!' ਧਾਇ ਧਾਇ, ਆਇ 
ਬ੍ਰਿੰਦ ਸੋ ਭਏ। 

ਨ ਭੇਵ ਮੂਲ ਜਾਨਹੀ, ਸੁ ਭੂਲ ਭਰਮ 
ਮੈ ਗਏ ॥੧੬॥ 

ਲਗੇ ਸਮਾਧਿ ਸ਼੍ਰੀ ਗੁਰੂ, ਮਸਾਨ ਥਾਨ 
ਰਾਜਹੀਂ। 

ਮਨੋ ਪਿਨਾਕ ਪਾਨਾਂ, 
ਬਿਰਾਜਹੀਂ। 
ਤੇ 
ਅਸੀਨਿਯਾ। 
ਸਦੀਵ ਦਾਸ ਦੋਖ ਜੋ, 
ਰਿ 


ਆਨਿ ਬੈਸਿਓ 


ਅਚੱਲ, ਨੈਨ ਮੂੰਦਿਯੇ 


ਦਲੈਤਿ ਦੂਰ 


ਰਗ ਰਿਦੇ 
ਬਿਲੋਕਨ ਚਾਉ। 

ਲਗੀ ਗੰਭੀਰ ਸਮਾਧਿ ਗੁਰੁ, ਪੇਖਨ 
ਸਿ ॥੧੮॥ 


ਣਾ ਬਿਕਟ' ਮੰਤ੍ਨ 
ਪਠੇ। 
ਭੀਰ ਭੂਰ ਤਿਹ ਥਾਨ, ਅਪਰ ਆਵਹਿ 
ਨਠੇ। 
ਝਾਰਤਿ' ਮੰਤੁਨ ਸੰਗਿ, ਬਿਲੋਕਹਿਂ ਨਰ 
ਖਰੇ। 


545 





'ਅਨਜਾਨ ਮਨੁੱਖ ਮੁੱਖੋਂ ਵਾਕ ਕਹਿੰਦੇ ਹਨ। 


'ਪਿਨਾਕ ਜਨਕਪੁਰੀ ਵਾਲਾ ਸ਼ਿਵਜੀ ਦਾ ਧਨੁਖ 
ਇਹ ਜਿਸ ਦੇ ਹੱਥ ਵਿੱਚ ਹੋਵੇ ਸੋ 'ਸ਼ਿਵਜੀ। 


/ਬੈਠੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 546 





ਹੋ ਬਹੁਰੋ ਲੇਯ ਪਲੀਤਾ, ਬਾਤੀ! ਬਟ 'ਵੱਟੀ ਵੱਟਕੇ। “ਵੱਟੀ ਵੱਟਕੇ। 
ਕਰੇ? ॥੧੯॥ 
ਪਾਵਕ! ਲਾਈ ਤਾਂਹਿ, ਬਰੀ? ਧੂੰਆਂ 'ਅੱਗ। “ਜਲੀ। 


ਕਦੀ ਕਿਸੇ ਨੇ ਇਸ ਤਰ੍ਹਾਂ ਦੀ ਤਕਲੀਫ ਪੁਚਾਈ ਤਾਂ ਜਾਂ ਓਹ ਉਸ ਵਿਘਨ ਕਰਤਾ ਨੂੰ ਭਸਮ ਕਰ 
ਦਿੰਦੇ ਰਹੇ ਤੇ ਜਾਂ ਆ ਬੜੇ ਵਿਖੇਪ ਵਿਚ ਹੋ ਗਏ। ਇਹ ਇਕੋ ਇਕ ਇਤਿਹਾਸਕ ਕਥਾ ਹੈ ਕਿ ਇਹੋਂ 
ਜਿਹੇ ਟਿਕੇ ਹੋਏ ਥਾਂ ਤੋਂ ਉਤਰ ਕੇ ਬਜਾਏ ਰੰਜ, ਗੁੱਸੇ, ਸਰਾਪ ਦੇਣ ਦੇ ਮੁੱਲਾਂ ਨੂੰ ਤਾਰਨ ਲਈ 
ਉਪਦੇਸ਼ ਕੀਤਾ ਤੇ ਤਾਰ ਦਿੱਤਾ ਤੇ ਮੁੱਲਾਂ ਚਰਨ ਸ਼ਰਨ ਹੋਕੇ ਸਿੱਖ ਹੋ ਗਿਆ। ਦੇਖੋ ਇਸੇ ਅਧਯਾਯ 
ਦਾ ਅੰਕ ੩੩ ਤੇ ੩੪। 


ਅੰਤਰਿਜਾਮੀ ਸਕਲ, ਭੇਵ! 'ਸਾਰਾ ਭੇਤ। 
ਪਹਿਚਾਨਿਆ। 
ਕਰੁਨਾਨਿਧਿ ਬਿਧਿ ਲਖੀ -ਬੁੱਧਿ ਇਨ 
ਹਤਿ ਭਈ-। 
ਹੋ ਬੋਲੇ ਬਚਨ ਸੁਨਾਇ, ਸੁ ਸਿੱਛਯਾ 
ਤਿਨ ਦਈ ॥੨੧॥ 
ਸੀ ਮੁਖਵਾਕ ॥ 
ਸਲੋਕ ਮ੧ ੧ ॥ 
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ 
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ ' 
`ਕਿਸੇ ਕਿਸੇ ਨੁਸਖੇ ਵਿਚ ਇਸਤੋ' ਅੱਗੇ ਇਕ ਦੋਹਾ ਹੈ, ਉਹ ਮਾਨੋ ਗੁਰ ਵਾਕ ਦਾ ਟੀਕਾ ਹੈ, ਸੋ 
ਇਉਂ ਹੈ: 
ਭੂਤ ਪ੍ਰੇਤ ਕੇ ਮੰਤ੍ਰ ਲਿਖ ਬਾਦ ਜਨਮ ਕੋ ਖੋਇ। 
ਜਾਹਿ ਮੂਢ ਦੋਜ਼ਕ ਵਿਖੈ ਤਾਹਿਂ ਸਹਾਇ ਨ ਕੋਇ। 
ਦੁਹਰਾ: 
ਪਰੀ ਰੌਰ ਤਿਹ ਥਾਂਇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਕਹਤਿ ਪਰਸਪਰ” “ਭੁਤਨਾ 


੩ 5 


ਬੋਲਯੇ ਹੈ ਦੁਖ ਪਾਇ ॥੨੨॥ 
ਅੜਿੱਲ: 


ਜਬ ਕੋ ਭੂਤ ਪ੍ਰਵੇਸ਼ਯੋ, ਇਹ ਘਟ 

ਅੰਤਰੇ। 

ਤਬ ਕੀ ਕਾਰ ਨ ਕਰੀ, ਸੁ ਤਜੀ 

ਨਿਰੰਤਰੇ। 

ਦਰਬ ਲੁਟਾਯੋ ਬਾਦ, ਕਛੂ ਸੁਧ ਨਹਿਂ 

ਰਹੀ। 

ਹੋ ਦਯੋ ਪਲੀਤਾ ਅਬੈ, ਬੁਲਾਯੋ ਇਨ! 'ਭਾਵ, ਮੁੱਲਾਂ ਨੇ। 
ਸਹੀ” ॥੨੩॥ 

ਸੁਨਿ ਕਰਿ ਮੁੱਲਾਂ ਮੂਢ, ਨ ਲਖਹਿ_'ਅਨਜਾਣ (ਮੁੱਲਾਂ)। 
ਅਯਾਨਿਯਾ। 

ਪਹਿਚਾਨਿਯਾ। 

ਥਾਉ ਮੈ'। 

ਹੋ ਨਾਤੁਰ ਫੂਕੌ ਤੋਹਿ, ਅਗਨਿ ਕੋ 

ਲਾਉ ਮੈ” ॥੨੪॥ 

ਦੀਜੈ _ਸਾਚੁ _ਬਤਾਇ, _ਬਚਯੋ ਜੇ 

ਚਾਹਿਤਾ। 

ਨਤੁ! ਦੇਵੋ ਦੁਖ ਤੋਹਿ, ਬੰਨ੍ਹਿ ਮਹਿੰ> 'ਨਹੀਂ ਤਾਂ। ਅੱਗ ਵਿਚ। “ਸੜਾਂਗਾ। 
ਦਾਹਿਤਾ?। ” 

ਸੁਨਿ ਸੀ ਨਾਨਕ ਬੈਨ, ਨੈਨ ਪਲਕਾਂ 


੧ 


ਖੁਲੀ। 
(ਮੁੱਲਾਂ ਨੂੰ ਉਪਦੇਸ਼) 
ਹੋ ਬੋਲੇ ਸਬਦਿ ਉਠਾਇ, ਦੇਨਿ! ਤਿਨ 'ਦੇਣ ਨੂੰ। 
ਮਤਿ ਭਲੀ ॥੨੫॥ 
ਸੀ ਮੁਖਵਾਕ ॥ 
ਮਾਰੂ ਮਹਲਾ ੧ ॥ 
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ 
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥ 


547 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 548 


ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥ 
ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥ 
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥ 
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥ 
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥ 
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥ 
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥ 
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥ 





ਦੋਹਰਾ: 

“ਸੁਨਹੁ _ਮੁਲਾਨਾਂ ਕਾਨ ਦੇ, ਤਬੈ 
ਦਿਵਾਨਾ ਹੋਇ। 

ਲਖਿ ਸਾਹਿਬ ਕੇ ਭੈ ਬਸੈ, ਅਵਰ ਨ 
ਜਾਨਹਿ ਕੋਇ ॥੨੬॥ 

ਸੁਧ! ਭੂਲੇ ਸੰਸਾਰ ਕੀ, ਰਚੇ ਨਾਮ ਕੇ 
ਰੰਗ। 

ਅਮੀ' ਛੋਰਿ ਕੈਸੇ ਗਹੇ, ਫੀਕੇ ਰਸ ਕੋ 
ਸੰਗ ॥੨੭॥ 


ਲਾਭ ਨਹਿ ਕਾਇ ॥੨੮॥ 

ਪੁਭੁ ਕੋ ਪੇਮ ਨ ਪਰਖਹੀ, ਬਿਸ਼ਯ ਬਿਖੈ 
ਗ਼ਲਤਾਨ। 

ਮਹਾਂਮੰਦ ਦੁਖ ਪਾਵਈ, ਜਮ ਪੁਰਿ 
ਜਾਇ ਨਿਦਾਨ” ॥੨੯॥ 

ਅਸ ਪੁਕਾਰ ਕੇ ਬਚਨ ਸੁਨਿ, ਸਭਿਨਿ 
ਭਈ ਪਰਤੀਤ। 

-ਤਜਿ ਧੰਧਨ ਬੰਧਨ ਜਗਤ, ਨਿਰੰਕਾਰ 
ਇਹ ਪਰੀਤਿ”- ॥੩੦॥ 

ਅੜਿੱਲ: 

ਮੁੱਲਾਂ ਤਬ ਕਰ ਬੰਦਿ, ਬੰਦਨਾ' ਪਦ 
ਕਰੀ। 

“ਬਖਸ਼ਹੁ ਖ਼ਤਾ ਹਮਾਰ, ਭੂਲ ਬਿਨੁ! 'ਥਿਨਾ (ਅ) ਬਿਨੈ ਹੈ (ਮੇਰੀ)। “ਅਨ ਨਹੀਂ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਅਨੁਸਰੀ?। 


ਭੇਵ ਨ ਮਾਨਵ ਜਾਨ, ਦੋਖ ਤੁਮ ਨਹਿ 
ਰਖੈ'। 

ਹੋ ਭੁਮ ਦਿਸ਼' ਹੋਯੋ ਆਪ, ਦੋਸ਼ ਰਵਿ 
ਮਹਿ ਲਥੈ'” ॥੩੧॥ 

ਬੈਨ ਬਿਨੈ ਕੇ ਸੁਨੇ, ਨੈਨ ਕਰੁਨਾ ਭਈ। 
ਦਯਾ ਦ੍ਰਿਸ਼ਟਿ ਕੋ ਦੇਖਿ, ਦੁਰਮਤੀ ਦਲਿ 
ਦਈ। 

ਚਿਤ ਪਰਾਪਤਿ ਭੀ ਸ਼ਾਂਤਿ, ਤਰਕ ਤਮ 
ਫਟ ਗਯੋ”। 

ਹੋ ਮਨ ਮਹਿ ਬਹੁ ਸੁਖ ਪਾਇ, ਜਾਤ 
ਪੁਰਿ ਮਹਿਂ ਭਯੋ ॥੩੨॥ 
ਨਿਕਟਿ ਰਾਇ ਕੇ ਬੈਠਿ, ਰਟੀ' ਬਿਨ 
ਕਪਟ ਸੋ'। 

“ਨਾਨਕ _ਪੀਰਨ ਪੀਰ, ਧੀਰ ਮਤਿ 
ਬਿਕਟ ਸੋ?। 

ਭੇਵ ਨ ਜਾਨਹਿਂ ਮੂਢ, ਦੋਖ ਸੋ ਲਖਤਿ 
ਹੈਂ। 

ਹੋ ਨਹਿੰ ਚਖ ਦੋਖ ਪਛਾਨ!, ਇੰਦ 
ਮਹਿੰ? ਰਖਤਿ ਹੈ” ॥੩੩॥ 

ਜਾਨੈ ਸਭੈ ਸੁਜਾਨ, ਅਜਾਨੈ ਲੋਗ ਹੈ?। ? 
ਸਿਫ਼ਤ ਭੂਰ ਮੁਖ ਕਹੀ, ਹਦੂਰੰ ਖਾਨ 
ਕੇ। 

ਹੋ ਮਨਹੁ ਹੋਇ ਸਿਖ ਰਹਯੋ, ਪੀਰ ਨਿਜ 
ਜਾਨਿਕੇ ॥੩੪॥ 

ਚਿੱਤ ਮੈ'। 

-ਕਰੋਂ` ਕੌਨ ਅਬ ਕਾਜ ਨ ਰਾਖੋਂ` ਬਿੱਤਂ 
ਮੈ'।। 


549 





ਸਰ ਸਰ ਖਬਰ। ਬਿਨਾਂ ਸਾਰ ਜਾਣੇ ਦੇ, ਅਣਜਾਣੇ 
(ਅ) ਅਨਸੂਰੀ ਅਮਿੱਟ, ਬਖਸ਼ੀ ਨ ਜਾਣ ਵਾਲੀ। 


'ਦਿਸ਼ਾ ਦਾ ਭਰਮ। ਆਪ ਲੋਕਾਂ ਨੂੰ। “ਸੂਰਜ 
ਵਿਚ। 


!'ਆਖੀ (ਗਲ)। 

'ਧੀਰਜਵਾਨ। “ਉਸਦੀ ਬੁੱਧੀ ਵਿਸ਼ਾਲ ਹੈ, (ਅ) 
ਅਖੰਡਨ ਹੈ। 

ਆਪਣੀਆਂ) ਅੱਖਾਂ ਦਾ ਦੋਸ਼ ਨਹੀਂ ਪਛਾਣਦੇ। 
“ਚੰਦੂਮਾਂ ਵਿਚ (ਦੋਸ਼)। 


ਉਹ ਸੁਜਾਨ ਹਨ ਤੇ ਸਭ ਕੁਝ ਜਾਣਦੇ ਹਨ, 
ਪਰ ਲੋਕੀ ਅਜਾਂਨ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਿਹ ਮੁਖ ਭਾਖਯੋ “ਖਰਚ ਖਰਾਇਤ 
ਦੀਜੀਏ। ? 

ਹੋ ਮੂਲੇ ਕਰੀ ਪੁਕਾਰ, ਕਵਨ ਬਿਧਿ 
ਕੀਜੀਏ? - ॥੩੫॥ 
ਇਕ ਮਾਨਵ ਕਹਿ ਬੈਨ 
ਸੁਨੀਜੀਏ ! 
ਬੁਲਵਾਵਹੁ ਜੈਰਾਮ, ਬੂਝ ਤਿਹ ਲੀਜੀਏ। 
ਜਿਹ ਬਿਧਿ ਬਦਿ ਹੈ! ਬਦਨ, ਆਪ 
ਤਿਹ ਬਿਧਿ ਕਰੋਂ। 

ਹੋ ਪੁਬਲ ਲੋਭ ਤੁਮ ਨਾਂਹਿ', ਪਰਬਿਤੰ? 


ਪਰਹਰੋ ` ॥੩੬॥ 


“ਨਿਬਾਬ 


ਸੁਨ ਮਨ ਮਾਨੇ ਬੈਨ, ਭੌਨ' ਮਾਨਵ 
ਪਠਾ। 
ਲੀਨੋ ਨਿਕਟ ਹਕਾਰਿ, ਬੈਠ ਗਯੋ ਮਨ 
ਢਠਾ। 
ਆਨਨ ਭਨਿਹੀ ਖਾਨ, “ਜੁ ਨਾਨਕ ਧਨ 


ਅਹਾ। 

ਹੋ ਤਿਹ ਕੀ ਬਿਧਿ ਕਯਾ ਕਰਹਿ? 
ਕਹਹੁ ਜਿਹ ਬਿਧਿ! ਲਹਾ?” ॥੩੭॥ 
ਰਹਿਤ ਡਰਤਿ' ਅਤਿ ਚਿੱਤ, ਨਿੰਤ 
ਸਤਿਗੁਰੂ ਤੇ। 

ਇਤਿ ਮੂਲੇ ਤੇ ਡਰਤਿ, ਕਠਨ ਦਿਸ਼ 
ਦੁਹੂੰ ਤੇ। 

ਉਹ ਮਹਿ ਕਰਤਿ ਵਿਚਾਰ, ਨ ਮੁਖ ਤੇ 
ਕਹਤਿ ਹੈ। 

ਹੋ ਬੈਠਯੋ ਤੂਸ਼ਨ ਠਾਨਿ, ਨ ਕੁਛ ਬਿਧਿ 
ਲਹਤਿ ਹੈ! ॥੩੮॥ 

ਖਾਨ ਬਖਾਨਤਿ ਬੈਨ “ਜਰਾਮ! ਕਹੈ' ਨ 
ਕਿਉ? 

ਜਿਹ ਬਿਧਿ ਬਦਿ ਹੈ ਬਦਨ, ਸੁ ਬਿਧਿ 
ਧਨ ਤਿਨਹਿ' ਦਿਉਂ'। 

ਧਨ ਨਿਜ! ਸਦਨ? ਨ ਧਰੌ, ਧਰਮ 


550 





!'ਆਖੇ। 


ਤੁਸਾਂ ਉਤੇ ਲੋਭ ਬਲਵਾਨ ਨਹੀਂ ਹੈ। “ਪਰਾਇਆ 
ਧਨ। 


'ਜਰਾਮ ਦੇ) ਘਰ। 


ਸਮਝ ਨਹੀਂ ਪੈੱਦੀ। 


!'ਆਪਣੇ। 2ਘਰ। ਮੈ ਆਪਣਾ) ਧਰਮ ਹਾਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨਿਧ ਨੌ ਨਹੀਂ”। 

ਹੋ ਬੂਝਨ ਤੁਝ ਕੋ ਕੀਨ, ਸਮਝ ਭਨਿਯੇ 
ਸਹੀ” ॥੩੯॥ 

“ਸੁਨਹੁ ਖਾਨ ਜੀ! ਕਾਨ, ਜੁ ਨਿਜ ਮਨ 
ਠਾਨਿਯਾ। 

ਤਸ ਬਿਧਿ ਕਰਿਯੇ ਦਰਬ!, ਆਪ 
ਬੁਧਿਵਾਨਿਯਾ। 

ਕਿਧੋ` _ਰਿਦੇ ਸੰਦੇਹਾਂ, 
ਧਾਰਿਆ। 

ਹੋ ਨਾਨਕ ਨਿਕਟਿ ਤੁਮਾਰ, ਬੂਝਿ' ਕਰਿ 
ਕਾਰਿਯਾ”” ॥੪੦॥ 


ਦੇਨਿ ਕੋ 


ਬੈਸੇ ਥਾਨ ਮਸਾਨ, ਨ ਮਾਨਵ ਕੋ ਜਹਾਂ। 
ਹੋ ਜਿਸ ਕਰੁਨਾ ਤੇ ਨਾਸ਼, ਤਾਪ ਤ੍ਰੈ ਸੁਖ 
ਮਹਾਂ ॥੪੧॥ 

“ਨਾਨਕ ਜੀ! ਉਠਿ ਚਲਹੁ ਸ ਨਿਬਾਬ 
ਹਕਾਰਈ। 

ਇੱਛਾ _ਪੂਛਨ ਕਛੁ ਕੁ, ਤੁਮਹਿ 
ਅਨੁਸਾਰਈ'। ' 

“ਹੋਂ` ਨ ਚਲੋ” ਢਿਗ ਖਾਨ, 
ਕਾਜ ਹੈ ? 

ਹੋ ਬੈਸ ਰਹੇ ਉਦਿਆਨ”, ਨ ਮੋਦੀ ਸਾਜ 
ਹੈ?” ॥੪੨॥ 

ਮੁਰਿ' ਪੁਮਾਨ ਨੈ ਬੈਨ, ਬਖਾਨੇ ਖ਼ਾਨ 
ਸੋ। 

ਉਦਿਯਾਨ ਸੋ। 


੮੧) 


ਕਨ ਮਮ 


551 





ਨਹੀਂ ਕਰਨਾ। 


/ਸੰਸਾ। 


ਪੁੱਛਕੇ। “ਕੰਮ ਕਰੋ। 


'ਮਾਨੁਖ। 


ਕ੍ਰਿਪਾ ਦੇ ਸਾਗਰ ਕੋਲ ਗਿਆ। 


ਅਸੀਂ ਬੈਠੇ ਹਾਂ ਬਨ ਵਿਚ। “ਹੁਣ) ਠਾਟ ਮੋਦੀ 
ਦਾ ਨਹੀਂ। 
'ਮੁੜਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 552 





ਜਾਨੀਏ। 

ਹੋ ਜਿਉ ਭਾਵਹਿ ਤਿਉ” ਕਰਹੁ, ਆਪ 'ਸਿਅਣੇ ਹੋ। 

ਤੁਮ ਸਯਾਨਿਯੇ!'” ॥੪੩॥ 

ਸੁਨੀ ਖਾਨ ਨਿਜ ਕਾਨ, ਰਿਸਾਨੋ! ਮਨ 'ਗੁੱਸੇ ਹੋਇਆ। 

ਘਨੋਂ। 

ਮਸ਼ਕ' _ਰਿਸਾਇ? ਸੁਮੇਰੁ”, _ਭਗਨ“ 'ਮੱਛਰ। 'ਗੁੱਸੇ ਹੋਕੇ। ਸੁਮੇਰ ਪਹਾੜ ਨੂੰ। 
ਚਹਿ ਮਨ ਮਨੋ। “ਤੋੜਨਾ। “ਮਨ ਵਿਚ ਮਾਨੋ'। 


ਕਹੈ ਕਿ “ਆਨਹੁ ਗਹੀ, ਕਹੇ ਜਿ ਨ 'ਫੜਕੇ ਲੈ ਆਓ। 


ਪਾਇ ਕੈ” ॥੪੫॥ 

ਸੁਨਯੋ _ ਸ਼ਰੋਨ _ਸੁਖਰਾਜਾਂ, ਗੁਰੂ ਜੀ ਨੇ। ਅੁਸਕ੍ਰਾਉਂਦੇ। 
ਮੁਸਕਤਿ” ਚ਼ਲੇ। 

ਮੰਦਮਤੀ ਮਨ ਮੂਢ, ਦੇਨਿ ਤਿਹ ਮਤਿ 'ਮੁਰਖ। 

ਭਲੇ। 

ਬੇਦੀ ਕੇਤੁ _ਨਿਕੇਤ!, ਗਏ ਹੇਤਹਿਂ 'ਭਾਵ ਗੁਰੂ ਜੀ ਘਰ ਗਏ। “ਇਸੇ ਕਾਰਣ। 
ਯਹੀ?। 

ਹੋ ਕਲਿ ਕਲਿਮਲ ਬਲ ਬਲਤਿ' 'ਬਲੀ ਕਲਿਜੁਗ ਦੇ ਪਾਪਾਂ ਨਾਲ ਘੇਰੇ ਹੋਏ। 
ਉਬਾਰਨ' ਤਿਸ” ਸਹੀ ॥੪੬॥ 'ਬਚਾਉਣ। “ਉਸ (ਮੰਦਮਤੀ ਨੂੰ)। 

ਗਏ, ਠਾਂਢ ਤਹਿ ਭਏ, ਕਿਯੋ ਨਾਂ _'ਪਾ:-ਨ ਕੀਯਸ। 

ਸਲਾਮ ਕੋ। 

ਹੇਰਤਿ! ਉਰ ਰਿਸਿ” ਸਰਸਾ, ਖਾਨ ਮਨ_'ਵੇਖਕੇ। 'ਗੁੱਸਾ। 'ਵਧਿਆ। “ਵਿੰਗੇ ਮਨ ਵਾਲੇ 
ਬਾਮ ਕੋ।“ ਦੂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਹੋਂ ਜੁ ਹਕਾਰਯੋ! ਤੋਹਿ, ਨ ਆਯੋ ਕ੍ਯਾ 
ਠਟੀ।? 

ਹੋ ਮੋਰ ਆਇਸੰ' ਮੋਰਿ?, ਬੈਠਿਓ 
ਲਖਿ ਲਟੀ?!” ॥੪੭॥ 

! “ਚਾਕਰ ਜਬੈ ਤੁਮਾਰ, ਆਵਤੇ ਤੁਮ 
ਕਹੇ। 

ਤਜੀ ਕ੍ਰਿੱਤ ਅਬ ਸਭੈ, ਨਿਰਾਰੇ ਹੋ 
ਰਹੇ। 

ਮਾਨਈ। 

ਹੋ ਨਿਰੰਕਾਰ ਕਰਤਾਰ', ਜਗਤ ਜਿਹ? 
ਜਾਨਈ” ॥੪੮॥ 

ਸ਼ਰੋਨ ਸੁਨਤਿ ਰਿਸ ਸਰਸ?, ਨ ਬਸ” 
ਅਸ ਕਹਿਤਿ ਭਾ। 

-ਆਨੌ? ਦੀਨ? ਮਝਾਰ- ਦੀਨ ਮਤਿ 
ਚਹਿਤਿ ਭਾ”। 


“ਆਜ ਜੁਮੇ” ਕੋ 
ਪਾਇ ਹੈਂ। 

ਹੋ ਚਲਿਯੇ ਸੰਗਿ ਮਸੀਤ, ਨਿਮਾਜ਼ 
ਪਢਾਇ ਹੌ ॥੪੯॥ 

ਦ੍ਰਿਸ਼ਟਿ ਏਕ” ਪਰ ਧਰੀ, ਜਗਤ ਤਜਿ 
ਕਾਨ ਕੋ। 

ਹਿੰਦੂ ਤੁਰਕ ਜਿ ਦੋਇ, ਨ ਭੇਦਹਿ ਜਾਨ 
ਕੋ। 

ਤੌ ਹਮ ਕਰਹਿਂ ਖੁਦਾਇ, ਬੰਦਗੀ ਬੰਦਿ 
ਕਰ। 

ਹੋ ਤੁਮ ਭੀ ਗਵਨੋ' ਸੰਗ, ਤਜਹੁ ਨਰ 
ਲਾਜ ਡਰ` ॥੫੦॥ 
ਸੁਨਿ ਨਾਨਕ ਜੀ ਕਾਨਾਂ, 
ਭਨੈ। 


ਰੋਜੁ, ਖੋਜ? ਸਭਿ 


%੩ 


ਬਨ ਆਨਨ 


553 





!ਸੱਦਿਆ। ਕੀ ਸਮਝਿਆ ਸੀ। 

ਮੇਰੇ ਹੁਕਮ ਨੂੰ। “ਮੋੜਕੇ। “ਲਖ-ਲੁਟ ਹੋਕੇ ਭਾਵ 
ਬੇਪਰਵਾਹ ਹੋਕੇ। 

'ਗੁਰੂ ਜੀ ਬੋਲਦੇ ਹਨ-। 


/ਕਰਤਾਰ ਦੇ। “ਜਿਸ ਨੂੰ। 
'ਗੁੱਸਾ। “ਹੋਰ ਵਧਿਆ। “ਵਸ ਨਹੀਂ ਚਲਦਾ। 


'ਲਿਆਵਾਂ, ਇਹ ਗੱਲ ਨਵਾਬ ਨੇ ਆਪਣੇ ਦਿਲ 
ਵਿਚ ਆਖੀ ਜਾਪਦੀ ਹੈ। ਅਸਲਮਾਨੀ ਧਰਮ। 
ਨੀਵੀਂ ਬੁੱਧੀ ਵਾਲਾ ਚਾਹੁਣ ਲੋਗਾ। "ਪਾ:-ਮਨ। 
'ਸ਼ੁਕਰਵਾਰ। “ਪਤਾ। 


ਇਹ ਗੱਲ ਨਵਾਬ ਨੇ ਖੁੱਲ੍ਹ ਕੇ ਕਹੀ ਸੁਣਾਕੇ) ਜੇ 
ਨਜ਼ਰ। ?ਇਕ ਰੱਬ ਤੇ। 


'ਕੰਨੀਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮਨੈ। 

ਖੋਜਹੁ ਖੋਜਨ ਜੋਗ, ਤਤ ਜਾਨਯੋ ਜਾਇ 
ਹੈ| ' 

ਹੋ ਆਨੰਦ ਕੰਦ ਮੁਕੰਦ, ਚਲੇ ਸੰਗ 
ਰਾਇ' ਹੈ ॥੫੧॥ 

ਰੌਰ ਪਰੀ! ਪੁਰਿ ਮਾਂਹਿ, ਨਾਰਿ ਨਰ 
ਸਗਰ ਮੈ'। 

ਘਰ ਘਰ ਕਰਤਿ ਵਿਚਾਰ, ਕੁਲਾਹਲਾਂ 
ਨਗਰ ਮੈ'। 

ਰੰਕ, _ਧਨੀ, _ਬ੍ਰਿਧ ਬਾਲ, _ਤਰੁਨ! 
ਦੌਰਤਿ ਚਲੇ। 

“ਹੋ ਨਾਨਕ ਹੁਇ ਹੈ ਤੁਰਕ, ਬਾਤ ਇਹ 
ਨਹਿਂ ਭਲੇ ॥੫੨॥ 

ਹੋਤਿ ਰੀਤ ਵਿੱਪੀਤ, ਭੀਤ ਚਿਤ ਹਿੰਦੁ 
ਕੋ। 

ਕਿਵਨ _ਨਿਵਾਰਹਿ!' ਜਾਇ ਬਖਾਨ 
ਨਰਿਦੰ ਕੋ।? 

ਅਤਿ ਅਚਰਜ ਕੀ ਬਾਤ, ਸੁਨਤਿ ਚਿਤ 
ਥਰਹਰੈ”। 

ਹੋ ਇਹ ਬਿਧਿ ਆਗੇ ਭਈ ਨ, ਜਿਹ 
ਬਿਧਿ ਅਬ ਕਰੈ!” ॥੫੩॥ 

ਚਤੁਰ ਬਰਨ! ਨਰ ਚਲੇ, ਤਮਾਸ਼ੇ ਹਿਤ 
ਸਭੇ। 

ਹੇਰਿ ਜਰਾਮ ਕੁਚਾਲਿ, ਬਿਸਾਲਹਿ ਦੁਖ 
ਤਬੈ। 

ਸੋਚਤਿ ਸੋਚਨ' ਸਕੁਚ?, ਚਲਯੋ ਚੱਕੂਤ” 
ਘਰੇ“। 

-ਹੋ ਚਿਤ ਚਾਹਿਤ ਕਛੁ ਔਰ, ਔਰ 
ਬਿਧਿਨਾ' ਕਰੇ ॥੫੪॥ 

ਬਧਤਿ ਸੁਧਾ ਕੀ ਲਤਾ, ਹਲਾਹਲ 
ਫਰਫਰੀ”। 


554 





ਮਾੜੀ ਗਲ ਹੋਣ ਲੌਗੀ ਹੈ, ਹਿੰਦੂਆਂ ਦਾ ਦਿਲ 
ਭੈਮਾਨ ਹੈ। 


“ਇਹ ਭੈ) ਦੂਰ ਕੌਣ ਕਰੇ। “ਨਵਾਬ ਨੂੰ ਦੱਸਕੇ। 


'ਚਿਤ ਕੰਬਦਾ ਹੈ। 
ਕਰਨ ਲੌਗਾ ਹੈ (ਨਵਾਬ)। 


ਚਹੁੰ ਵਰਨਾਂ ਦੇ। 


ਸੋਚਾਂ ਸੋਚਣੋਂ। “ਡਰਦਾ। “ਹੈਰਾਨ ਹੋ। “ਘਰ ਨੂੰ। 
/ਬਿਧਾਤਾ। 


'ਅੰਮੂਤ ਦੀ ਵੇਲ ਵਧੀ। “ਪਰ) ਜ਼ਹਿਰੀਲੇ ਫਲਾਂ 
ਨਾਲ ਫਲੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 555 





ਲਿਖਤ ਕਲਾਨਿਧਿ!' ਕਲਮ, ਬਿਧੁੰਤਕ£ 'ਦੰਦ। “ਰਾਹੂ। “ਚੰਦਰਮਾਂ ਤੋਂ ਭਾਵ ਜਸ, ਰਾਹੂ 

ਲਿਖਿ ਹਰੀ”। ਤੋਂ ਅਪਜਸ। ਕਿ ਮੈ' ਗੁਰੂ ਜੀ ਨੂੰ ਜਸ ਵਾਸਤੇ 
ਸੁਲਤਾਨ ਪੁਰ ਆਂਦਾ ਸੀ, ਪਰ ਹੁਣ ਮੁਸਲਮਾਨ 
ਹੋ ਜਾਣ ਤੇ ਮੇਰਾ ਅਪਜਸ ਹੋਵੇਗਾ। 

ਦਰਬ ਦੇਨ ਕੋ ਖਾਨ, ਹਕਾਰਯੋ! ਨਰ 'ਸੱਦਿਆ ਸੀ। 

ਪਠੇ। 

ਹੋ ਬਹੁਰਿ ਨਿਵਾਜ ਕਰਾਇ, _ਭਈ 'ਉਲਟੀ। 'ਪਾ:-ਇਹ ਭੀ ਬਿਧਿ ਆਪੁਠੇ। 

ਬਿਧਿ ਆਪੁਠੇ'' ॥੫੫॥ 

ਚਤੁਰ ਦਿਸ਼ਾ ਤੇ! ਜਕੈ?', _ਥਕਿਤਿ” 'ਚੁਫੇਰਿਓਂ। “ਹੈਰਾਨ ਹੋਕੇ। "ਥੱਕ ਰਿਹਾ ਹੈ 

ਦਿਉ ਰਹਾ। (ਚਿੱਤ)। 'ਪਾ:-ਜੰਬੈ। 

-ਕਾਲੂ ਕਹਿਹੋਂ ਕਾਹਿ/, ਕਿ ਮੂਲਾ ਕਹਿ 'ਕੀ ਕਹੂੰਗਾ। “ਕੀਹ ਕਹੇਗਾ। 

ਕਹਾਂ।? 

ਨਾਨਕ ਜਨਨੀ ਬੂਝਤਿ!, ਉੱਤਰ ਦੇਉ' 'ਜਦੋਂ) ਪੁੱਛੂ (ਤਾਂ)। 

ਕੋ। 

ਹੋ ਮੁਰ ਪਰ ਧਰਿ ਹੈ' ਖੋਰ, ਨ ਜਾਨਹਿ 'ਭੇਤ ਨੂੰ ਨਹੀਂ ਜਾਣਨਗੇ। 

ਭੇਉ ਕੋ!- ॥੫੬॥ 
'ਛੁਪਕੇ। 


'ਫਿਕਰ ਦਾ ਵਜੂਦ। 

'ਖੋਤਰਦਾ ਹੈ। ਅੱਖਾਂ ਵਿੱਚ ਅਥੂ। 
“ਰੋਣ ਨੇ ਮੂਰਤ ਧਾਰਕੇ। 

“ਡਿੱਠਾ। 

/ਤੁੱਟੀ ਨਾਲੀ ਦਾ। 

'ਕੀ ਹੋਇਆ ਹੈ। 


!'ਆਪਣੀ ਚਿੰਤਾ। 


ਨਿਜ ਗਮੈ:?” ॥੫੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਉਚਰੇ ਬਚਨ _ਜਰਾਮ, _“ਅਕੀਰਤਿ 
ਜਹਿਂ ਤਹਾਂ। 
ਧਰਮ ਰੀਤਿ ਬਿਪਰੀਤਿ, ਚਿੰਤ ਚਿਤ 
ਮੁਹਿ ਮਹਾਂ। 


ਪਯਾਨ ਕੇ ॥੫੯॥ 

ਚਤੁਰ ਬਰਨ ਮਹਿੰ_ਰੌਰ!, -ਤੁਰਕ 
ਤਹਿਂ ਹੋਇ ਹੈ-। 

ਗਯੋ ਖਾਨ ਚਲਿ ਆਪ, ਸੰਗ ਬਹੁ 
ਲੋਇ' ਹੈ'। 

ਸ਼ੋਕ ਸਿੰਧੁ ਮਹਿ ਮਗਨ, ਸੁਨਤਿ ਮਮ 
ਮਨ ਭਯੋ। 

ਹੋ ਪੋਤਾ ਨ ਪ੍ਰਾਪਤਿ ਮੋਹਿ, ਜਤਨ ਬਹੁ 
ਬਿਧਿ ਠਯੋ” ॥੬੦॥ 

"ਭਨਤਿ' ਨਾਨਕੀ ਬਚਨ, “ਨ ਚਿੰਤਾ 
ਕੀਜੀਯੇ। 


ਭਰਮ ਨ ਭੂਲਹੁ ਭੇਵ, ਭਲੇ ਲਖਿ 
ਲੀਜੀਯੇ'। 

ਭੁਾਤ ਹਮਾਰੋ ਭਯੋ, ਭੇਸ ਨਰ ਭਗਤਿ 
ਕੋ। 

ਹੋ ਤ੍ਰੈ ਲੋਕਨ ਕੋ ਕੰਤ, ਰਚਯੋ ਜਿਨ 
ਜਗਤ ਕੋ ॥੬੧॥ 

ਪੰਨਗ', _ਦਾਨਵ?, ਅਮਰ“, ਬਰਨ“, 
ਕਿੰਨਰ= ਧਰਾ। 

/ਮਾਰਤੰਡ?, ਜਮ, ਇੰਦ”, ਇੰਦਰ", 
ਹਰ, ਜਗ ਕਰਾ£। 

ਪੌਨ! ਬੰਨ੍ਹਿ, ਦਿਗਪਾਲ” ਰਜਾਇ ਨ 


556 





'ਨਿੰਦਾ। 


ਉਲਟੀ ਹੋਣ ਲਗੀ ਹੈ। 


'ਰੌਲਾ। 
'ਲੋਕ। 
'ਗ਼ਰਕ। 
'ਜਹਾਜ। 


'ਕਿਹਾ। "ਸੂ ਬੇਬੇ ਨਾਨਕੀ ਜੀ ਦਾ ਅਡੋਲ 
ਨਿਸ਼ਚਾ ਤੇ ਸਤਿਗੁਰੂ ਨਾਨਕ ਦੇਵ ਜੀ ਦਾ ਅਤਿ 
ਉੱਚਾ ਪ੍ਰਤਾਪ ਇਨ੍ਹਾਂ ਬਚਨਾਂ ਤੋਂ ਪਰਗਟ ਹੈ। ਚਿੱਤ 
ਦੀ ਸ਼ਕਤੀ ਲਈ ਤੇ ਮਨ ਦੇ ਸੁਖ ਲਈ ਅਡੋਲ 
ਨਿਸ਼ਚਾ ਹੈ, ਜਗਯਾਸੂਆਂ ਦੇ ਦਿਲ ਲਈ ਤੁਲ੍ਹਾ 
ਹੈ। 

'ਸਮਝ ਲੈ। 


'ਭਗਤੀ ਨੇ ਭੇਸ ਧਾਰਿਆ ਹੈ ਇਹ ਮਾਨੁੱਖੀ 
(ਜਾਮਾ)। 


'ਪਤੀ ਹੈ। 


'ਨਾਗ। “ਦੈੱਤ। “ਦੇਵਤੇ। “ਵਰੁਣ। “ਦੇਵਤਿਆਂ 
ਦੀ ਇਕ ਜਾਤੀ। 

'ਧਰਤੀ। “ਸੂਰਜ। “ਚੰਦਰਮਾਂ। “ਇੰਦਰ। “ਸ਼ਿਵ। 
ਓਬੁਹਮਾ। 

!ਹਵਾ। 2ਅਗਨੀ। “ਦਿਸ਼ਾ ਦੇ ਪਾਲਕ ਹਾਥੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 557 


ਫੇਰਿਈ। 

ਹੋ ਨਰ ਬਪੁਰਾ ਹੈ ਕੌਨ, ਬੰਕ ਦ੍ਰਿਗ 'ਕੈਰੀ ਅੱਖਾਂ ਕਰਕੇ ਵੇਖੇ। 

ਹੇਰਿਈ' ॥੬੨॥ 

ਤਿਸਕੀ ਚਿੰਤਾ ਚੀਤ, _ਰਤੀਕ!' ਨ 'ਜ਼ਰਾ ਬੀ। 

ਕੀਜੀਯੇ। 

ਲੌਜਤਿ ਤਿਨ ਕੋ! ਕਰਹਿ, ਸੁ ਆਇ 'ਉਨ੍ਹਾਂ ਨੂੰ ਲੌਜਤ ਕਰਕੇ। 'ਹੁਣੇਂ) ਆਏ ਜਾਣ 
ਲਖੀਜਿਯੇ”। ਲਓ। 

ਤੁਮ ਹੈ ਸੰਗਿ ਅਨੰਦ, ਰਸੋਈ ਖਾਇਯੇ। 

ਹੋ ਨਹੀਂ ਰਿੰਦੈ ਪਰਤੀਤਿ, ਤ ਬਿੱਪੁ 

ਪਠਾਇਯੇ ` ॥੬੩॥ 





'ਤਰਫ। 
-_'ਬਹੁਤ ਭੀੜ। 
'ਦੌੜਕੇ। “ਅੰਦਰ ਧਸ ਧਸ ਕੇ (ਨਿੰਧਾ)। 


ਹੁ 'ਗੁਰੂ ਜੀ ਨੂੰ। ?ਖੜੋ ਕੇ। 
ਉਰ ਖਰੇ” ॥੬੪॥ 
੨ਰਰ [੨ 8 
ਪਹੁੰਚਯੋ ਨਿਕਟਿ ਨ ਸ਼੍ਰੀ ਗੁਰੂ, ਭੀਰ 
ਭਈ ਭਰਪੂਰ। 
ਭਾ ਸੁਖਮੁਰ ॥੬੫॥ 
ਇਤਿ ਸੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ “ਨਿਬਾਬ` ਪੁਸੰਗ ਬਰਨਨੰ ਨਾਮ 
ਇਕਤੀਸਮੋ ਅਧਯਾਯ ॥੩੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 558 





੩੨. [ਗੁਰਚਰਨ ਮੰਗਲ। ਮਸੀਤ ਕੌਤਕ] 
੩੧<< ਪਿਛਲਾ ਅਧਿਆਇ ਤਤਕਰਾ - ਸੰਖੇਪ ਲਿੰਕ ਅਗਲਾ ਅਧਿਆਇ >>੩੩ 
(ਨਵਾਬ ਨੂੰ ਉਪਦੇਸ਼] ॥ ੧੯..॥ 
(ਜੈਰਾਮ ਦੀ ਸ਼ੁਧਾ) ॥੫੦॥ 
ਦੋਹਰਾ: 
ਨਿਤ ਪ੍ਕਾਸ਼ਾਂ ਸੀ ਗੁਰੁ ਚਰਨ ਪੁਗਟ ਸੁ ਭਾਨੁ ਸਮਾਨ। 
ਪ੍ਰਕਾਸ਼ਕ=ਚਾਨਣਾ ਦੇਣ ਵਾਲੇ, ਰੌਸ਼ਨੀ ਪਾਉਣ ਵਾਲੇ। ਭਾਨੁ=ਸੂਰਜ। ਸੁਮਭਾਨੁ=ਸ੍ਰੇਸ਼ਟ ਸੂਰਜ। 
ਅਕਸਰ “ਸੁ ` ਪਦ ਨੂੰ ਆਪਣੇ ਹੀ ਅਰਥ ਵਿਖੇ ਟਿਕਿਆ ਗੁਣ ਦੇਕੇ ਛੰਦ ਦਾ ਵਜ਼ਨ ਪੂਰਾ ਕਰਨ 
ਲਈ ਵਰਤਿਆ ਜਾਂਦਾ ਹੈ। 
“ਪਾ:-ਪ੍ੁਰਕਾਸ਼ਕ। 
ਨਿਖਲ ਦੈਤ ਤਮ ਹਰਨ ਕੋ ਸ਼ਰਨ ਸਦਾ ਸੁਖ ਦਾਨ ॥੧॥ 
ਨਿਖਲ=ਸਾਰੀ, ਕੁੱਲ। [ਸੰਸ. ਨਿ-ਖਿਲ] 
ਅਰਥ: 
ਸਾਰੀ ਦੈਤ ਦੇ ਹਨ੍ਹੇਰੇ ਨੂੰ ਦੂਰ ਕਰਨ ਵਿਚ ਬੀ ਸ਼੍ਰੀ ਗੁਰੂ ਜੀ ਦੇ ਚਰਣ ਸਦਾ ਸੂਰਜ ਵਾਂਗੂ 
ਪਰਤੱਖ ਪ੍ਰਕਾਸ਼ਕ ਹਨ (ਅਤੇ ਉਨ੍ਹਾਂ ਦੀ) ਸ਼ਰਣ ਸਦਾ ਸੁਖ ਦਾ ਦਾਨ (ਦੇਣ ਵਾਲੀ ਹੈ)। 
ਸ਼ੀ ਬਾਲਾ ਸੰਧੁਰੁ ਵਾਚ ॥ 
ਅੜਿੱਲ: 
ਸੁੰਦਰ ਅਧਿਕ ਮਸੀਤ, ਚਿੱਤਰ ਭਿਤ! 
ਜਾਨਿਯੇ। 
ਚਾਮੀਕਰ! ਜਹਿ' ਲਿਖਯੋ, _ਦਿਪਤਿ? 'ਸੋਨੇ ਨਾਲ, ਸੁਨਹਿਰੀ। “ਚਮਕ ਰਿਹਾ। 
ਪਹਿਚਾਨਿਯੇ। 
ਤਹਾਂ ਜਾਇ ਭਾ ਠਾਂਢ!, ਜੁ ਖ਼ਾਨ£ 'ਜਾ ਖੜਾ ਹੋਯਾ। “ਨਵਾਬ। “ਉਹ ਜੋ ਧਰਤੀ ਦਾ 
ਨ੍ਰਿਪਾਲ' ਸੋ"। ਪਾਲਕ ਸੀ। “ਉਹ। 
ਹੋ ਸਭਾ ਆਪਨੀ ਸਹਿਤਿ, ਜਿ ਬੈਸ! 'ਉਮਰ। “ਬੜੀ। 
ਬਿਸਾਲ” ਸੋ ॥੨॥ 
ਸ਼ੀ ਨਾਨਕ ਜੀ ਸੰਗ, ਗਜਾਨਘਨ! ਰੂਪ 'ਗਯਾਨ ਦਾ ਬੱਦਲ, ਇਕਰਸ ਗਯਾਨ ਸਰੂਪ। 
ਹੈਂ। 
ਬਿਕਸਯੋ' ਕਮਲ ਬਿਸਾਲ?, ਸੁ ਬਦਨ” 'ਖਿੜਿਆ। 'ਬੜਾ। 'ਮੁਖੜਾ। 
ਅਨੂਪ ਹੈ। 
ਰਸ। 
ਹੋ ਠਾਂਢੇ ਨ੍ਹਿਪ ਕੇ ਨਿਕਟਿ, ਬਤਾਵਨ 'ਚੰਗਾ ਰਾਹ। 
ਸੁਮਗ' ਤਿਸ ॥੩॥ 
ਦੋਹਰਾ: 'ਪਾ:-ਤੁਰਕਿੰਦ ਤੁਰਕਾਂ ਦੇ ਇੰਦ (ਰਾਜੇ) ਦਾ, 


ਚਿੱਤੀਆਂ ਕੰਧਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 559 


ਹਿੰਦੂ ਕੋਈ ਨ ਕਹਿ ਸਕੇ, ਤੁਰਕਨ' 

ਤੇਜ ਬਿਸਾਲ। 

-ਪਰਮੇਸ਼ੁਰ ਪਤਿ ਰਾਖਈ- ਸਿਮਰਹਿ” 

ਦੀਨ ਦਯਾਲ ॥੪॥ 

ਅੜਿੱਲ: 

ਕਾਜੀ ਬਹੁਰ ਨਿਬਾਬ, ਨੀਰ ਲੇ ਕਰਿ 

ਤਬੈ। 

ਕਰ ਅਰ ਚਰਨ ਪਖਾਰਿ', ਕਰਯੋ ਸੁਧਿ? 'ਧੋਕੇ। ਘਵਿੱਤੁ। 

ਤਨ ਸਭੈ। 

ਠਾਂਢੇ ਦੋਨੋ ਹੋਇ, ਬਦਨ! ਪਸ਼ਚਮ 'ਮੂੰਹ। 

ਦਿਸ਼ਾ। 

ਹੋ ਕਰ ਧਰਿ ਜਾਨੁ! ਕਾਨ, ਨਿਵੈਂ? ਪੁਨਿ 'ਗੋਡਿਆਂ ਅਤੇ ਕੰਨਾਂ ਤੇ ਹੱਥ ਧਰਕੇ ਨਿਉਂਦੇ 
ਨ ਹਨ। “ਗੋਡਿਆਂ ਅਤੇ ਕੰਨਾਂ ਤੇ ਹੱਥ ਧਰਕੇ 

ਪੁਨ ਰਸਾ” ॥੫॥ ਰਗ 

ਆਪ ਮਸੀਤਹਿੰ ਮੱਧ!, ਰਿਦੇ? ਕਿਤ 'ਵਿਚ। “ਦਿਲ। 

ਕਿਤ ਗਏ। 

ਪਰ ਪਰ! ਧਰਿ?” ਸਿਰ ਉਠਤਿ, ਬਾਰ _'ਜ਼ਮੀਨ ਉਤੇ। “ਰੱਖਕੇ। “ਝੁਕੇ। 





ਬਹੁ ਬਿਯਨਿਯੇ”। 

ਕਰਿ ਕੈ ਪੂਰ ਨਿਵਾਜ, ਸੁ ਨਾਨਕ ਸੋੱ 
ਕਹੇ। 

“ਹੋ ਠਾਂਢੋ ਕਿਉ” ਤੁਮ ਰਹੇ? ਨ ਡਰ 
ਉਰ ਮੇ ਅਹੇ” ॥੬॥ 


“ਮੈ ਕਰਦਾ। “ਸ਼ਰਮ। 


ਚੰਚਲ ਘੋੜੇ। “ਚੰਚਲ ਰਿਹਾ ਮਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 560 





ਕੁਰੇ ਬੀਚ _ਮਸੀਤ!, _ਨਿਵੈਂ? _ਕਬ_'ਝੂਠੀ ਮੂਠੀ ਮਸੀਤ ਵਿਚ। “ਨਿਵਿਆਂ। “ਕਦੇ 
ਸਰਲਿਆ। ਸਿੱਧਾ (ਖੜਾ) ਹੋਇਆ। 

ਜਿਹ ਕਰਨੀ! ਸੋ ਮੂਲ, ਨ ਥਿਰ ਉਰ 'ਜਿਸ ਨੇ (ਨਿਵਾਜ) ਕਰਨੀ ਸੀ (ਅਰਥਾਤ 
ਮਹਿ' ਕਰਾ। ਭਾਵਨੀ)। 

ਹੋ ਬੇਸ! ਬੰਦਗੀ ਧਰਯੋ, ਦਸੋ _ਦਿਸ਼ਿ 'ਤੇਸ। 'ਤੇਰਾ) ਮਨ। 

ਮਨ? ਫਿਰਾ” ॥੮॥ 

ਕਹਿ ਕਾਜੀ “ਤੁਮ ਪਾਜ, ਬਖਾਨਤਿ 'ਬਨਾਵਟ (ਝੂਠ)। 

ਡਰ ਨਹੀਂ। 

ਖਰਯੋ ਹਦੂਰ ਨਿਬਾਬ, ਨ ਬੋਲਹੁ ਸਮਝ 

ਹੀ।” 

ਆਨਨ ਭਨਿਹੀ ਖ਼ਾਨ “ਸਾਚ ਨਾਨਕ 

ਕਹੀ। 

ਹੋ ਮਨ ਮਮ ਗਯੋ ਕੰਧਾਰ, ਸਮੈ ਸਿਜਦੇ 

ਸਹੀ'” ॥੯॥ 

ਪੁਨ ਕਾਜੀ ਬਚ _ਭਨੈ, “ਤੁਮਾਰੋ ਮਨ 

ਗਯੋ। 

ਹੋਂ ਤੋ ਸਭਿ ਬਿਧਿ ਕਰੀ, ਨ ਮਮ ਸੰਗ _'ਕੀਤੀ (ਨਿਮਾਜ)। 

ਇਨ ਕਿਯੋ!। ” 

ਮਨ ਅਜਾਨ! ਨਿਜ ਪਰਦ£?, ਪਰਾਵਨ? 'ਮੂਰਖ। “ਆਪਣਾ ਪੜਦਾ। 'ਪੜਾਉਨਾ। “ਚਾਹੁੰਦਾ 
ਚਾਹਿਹੀ?। ਹੈ। 

ਹੋ ਲਖਤਿ ਨ ਮੂਰਖ ਭੇਵ, ਅਥਾਹਹਿ 'ਅਥਾਹ ਦੀ ਥਾਹ ਲੈਣ ਲੌਗਾ ਹੈ। 

ਥਾਹਿਹੀ' ॥੧੦॥ 

ਬੋਲੇ ਨਾਨਕ ਬੈਨ, ਐਨ! ਸੁਖ ਗੁਨ 'ਸੁਖ, ਗੁਣ ਤੇ ਦਇਆ ਦੇ ਘਰ (ਗੁਰੂ ਜੀ)। 
ਦਯਾ”। “ਸੁਖ, ਗੁਣ ਤੇ ਦਇਆ ਦੇ ਘਰ (ਗੁਰੂ ਜੀ)। 
“ਕਾਜ਼ੀ ਕਰੀ ਨਿਵਾਜ, ਸਦਨ!” ਮੈ ਮਨ 'ਘਰ। 

ਗਾਯਾ। 

-ਬੜਵਾ! ਜਯੋ?” ਵਛੇਰ, ਗਰਤ” ਤਹਿ 

ਪਾਸ ਹੈ। 

ਹੋ ਤਿਹ ਮੈ ਨਹਿਂ ਗਿਰ ਪਰੈ, ਬਹੁਤ 

ਬਿਸਵਾਸ ਹੈ!- ॥੧੧॥ 

ਤਿਹ ਕੇ ਸੰਗ ਮਨ ਫਿਰਤਿ, ਨ ਥਿਰ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 561 


ਇਕ ਛਿਨ ਭਯਾ। 

ਸੁਨਿ ਸ਼੍ਰੋਨਨ ਮੈ ਖਾਂਨਾ, ਬਿਗਸ£ ਮੁਖ 'ਖਾੰ ਨੇ। “ਹੱਸਕੇ। 'ਕਾਜੀ ਨੂੰ) ਕਿਹਾ। 
ਬਚ ਕਹਯਾ”। 

“ਤਜਹੁ _ਕਾਚ ਕਹੁ ਸਾਚ, _ਲਾਜ _'ਹਟਾਕੇ। 

ਨਿਰਵਾਰਿਯੇ”। 

ਹੋ ਜਿਉ” ਬੀਤੀ ਚਿਤ ਬੀਚ, ਸੁ ਬਚਨ 

ਉਚਾਰਿਯੇ” ॥੧੨॥ 

ਬਿਧਿ ਕਹੀ। 

ਅਰਭਕ! ਬਾਜਨ” ਅੰਹੈ, ਗਰਤ ਤਿਹ 'ਬੱਚਾ। “ਘੋੜੀ ਦਾ। 

ਢਿਗ ਸਹੀ। ? 


ਅਦਭੁਤ ਰਸ! ਨਰ ਭਏ, ਕਛੁਕ ਰਸ 'ਇਕ ਰਸ ਦਾ ਨਾਮ ਜਿਸ ਵਿਚ ਅਚਰਜ ਛਾ 
ਹਾਸਾਂ ਸੋ ਜਾਂਦਾ ਹੈ। ਇਕ ਰਸ ਜਿਸ ਵਿਚ ਹਾਸਾ ਛੁਟਦਾ 
ਹੈ। 





ਹੋ ਤਬ ਨਿਬਾਬ ਗਹਿ ਚਰਨ, ਰਹਜੋ ਹੂ 

ਦਾਸ ਸੋ ॥੧੩॥ 

“ਸਿਰ ਪੀਰਨ ਕੇ ਪੀਰ! ਪੀਰ ਹਰਿ_'ਪੀਰਾਂ ਦੇ ਸਿਰ ਪੀਰ! ਮੇਰੀ ਪੀੜ ਦੂਰ ਕਰ। 
ਮੇਰੀਆ'। 


ਜੋ ਮੈਂ ਕਿਹਾ ਸੀ) ਅਜਾਨਪੁਨੇ ਵਿਚ ਕਿਹਾ ਸੀ। 


ਬਖਾਨਿਆ' ॥੧੪॥ 
ਦਹਰਾ : 
ਪੂਰਬ ਔਗਨ ਬਖਸ਼ਿ ਕੈ 
ਅਬ ਦਿਹੁ ਨਿਜ ਉਪਦੇਸ਼। ? 
ਬੰਦਿ ਹਾਥ ਬਿਨਤੀ ਕਰਤਿ 
ਦੌਲਤ ਖ਼ਾਨ ਨਰੇਸ਼ ॥੧੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨਿਜ ਐਸ਼ੂਰਜਹਿਂ/ ਗਰਬ? ॥੧੬॥ 


ਹੋਂ ਸਮੀਪਿ ਚਿਰਕਾਲ ਕੇ 
ਛੂਛ! ਨ ਛੋਰਹੁ ਆਪ। 
ਬਿਬਸਿ ਮਨਹਿ ਕੋ ਬਸ ਕਰੋ! 
ਹਰੀਏ ਤੀਨਹੁ ਤਾਪ ॥੧੭॥ 


ਹਰਖ ਸ਼ੋਕ ਅਨੁਸਾਰਿਂ। ? 
ਅਸ ਸੁਨਿ ਕੈ ਤਿਹ ਕੇ ਬਚਨ 
ਬੋਲੇ ਗੁਰੁ ਉਦਾਰ ॥੧੮॥ 


(ਨਵਾਬ ਨੂੰ ਉਪਦੇਸ਼) 
ਅੜਿੱਲ: 

“ਸੁਨੋ ਖਾਨ! ਦੈ ਕਾਨ, ਪੁਬਲ ਮਨ 
ਲੋਲ! ਹੈ। 

ਯਾਂ ਕੋ ਰੋਕਨ ਕਠਨ, ਰੁਕੈ ਤ ਅਮੋਲ 
ਹੈ। 


ਬਿਨ ਰੋਕੇ ਸਭਿ ਫੋਕ, ਪਠਨ! ਪੁਨ 
ਸੁਨਨ ਜੋ। 

ਹੋ ਪੇਮ ਨ ਉਪਜਤਿ ਰੰਚ, ਰਹੈ ਬਿਨ 
ਗੁਨਨ! ਸੋ ॥੧੯॥ 


ਪਾਰਦ! ਅੰਗੁਰੀ ਤਰੈ”, ਸਥਿਰ ਕਿਉ 
ਹੋਤਿ ਹੈ”। 

ਕਰਹਿਂ' ਪੁਯਤਨ ਅਨੇਕ, ਸੁ ਵਹਿਰ 
ਉਦੋਤ ਹੈ!। 

ਜਬਹਿ ਸਿੱਧ ਮਿਲ ਜਾਤ, ਮਾਰ ਥਿਰ 
ਕਰਤਿ ਹੈ।2 

ਹੋ ਤਿਉ ਮਨ ਸਤਿਗੁਰ ਮਿਲੇ, 
ਸਥਿਰਤਾ ਧਰਤਿ ਹੈ ॥੨੦॥ 

ਜਿਉਂ, ਤੁਰੰਗ' ਮੁਖਤਾਨ”, _ਅਜਾਨ 
ਸਊਰ ਕੋ”। 

ਸ਼ੇਛਾ ਤਰਲੰ! ਦੌਰਿ?, ਦੇਤਿ ਦੁਖ ਭੂਰ 


562 





'ਆਪਣੇ ਪ੍ਰਤਾਪ ਦੇ। ?ਹੰਕਾਰ ਕਰਕੇ। `ਪਾ:- 
ਈਸ਼੍ਰਯ ਕੇ। 


!ਖਾਲੀ। 
/ਅਮੋੜ ਮਨ ਨੂੰ ਕਾਬੂ ਕਰ ਦਿਓ। 
'ਤਿੰਨ ਤਾਪ ਆਧਿ, ਵਿਆਧਿ, ਉਪਾਧਿ ਦੂਰ 


<< 


ਕਰ। 


'ਦੇ ਅਧੀਨ ਹਾਂ। 


'ਪੜ੍ਹਨਾ। 


'ਮਨ ਗੁਣਹੀਨ ਰਹਿੰਦਾ ਹੈ, (ਗੁਣ ਹੀਨ ਕਿਸੇ 
ਕੰਮ ਨਹੀਂ। ਯਥਾ-ਵਿਣ ਗੁਣ ਕੀਤੇ ਭਗਤਿ ਨ 
ਹੋਇ।) (ਅ) ਗੁਨਨਾ ਵਿਚਾਰਨਾ। 
/ਪਾਰਾ। “ਤਲੈ। “ਨਹੀਂ ਟਿਕਦਾ। 


'ਬਾਹਰ ਨੂੰ ਉਛਲਦਾ ਹੈ। 


ਪਾਰੇ ਥਿਰ ਕਰਨ ਵਾਲਾ ਕੋਈ ਮਸਾਲਾ, ਜੈਸੇ 
ਗੰਧਕ। (ਅ) ਇਕ ਦਵਾਈ ਜਿਸਨੂੰ ਰਿਧੀ ਬੀ 
ਕਹਿੰਦੇ ਹਨ। “ਟਿਕਾ ਲੈਦਾ ਹੈ। 


/ਘੋੜਾ (ਹੋਵੇ)। ਨੂੰਹ ਜ਼ੋਰ। `ਅਜਾਣ ਅਸਵਾਰ 
ਨੂੰ। 


ਆਪਣੀ ਇੱਛਾ ਨਾਲ ਚੰਚਲ। “ਭੱਜਦਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕੋ। 

ਚੰਢੈ ਸੁਜਾਨ ਸਊਰ, _ਕਸਾ? ਕਰ 
ਲੇਯਕੈ।“ 

ਹੋ ਕਰਹਿ ਸੁ ਬਸਿ ਮੁਖ ਮਾਂਹਿ, 
ਕੰਟਕਾ' ਦੇਯ ਕੈ ॥੨੧॥ 
ਸਤਿਗੁਰ ਸਬਦ ਸਊਰ, ਤਰੈ! ਤਿਹ? 
ਦੀਜਿਯੇ। 

ਕਸ਼ਟ ਨਰਕ ਕੋ__ਕਸਾ, ਦਿਖਾਵਨ 
ਕੀਜਿਯੇ। 

ਬਿਸ਼ੈ ਨਿਬ੍ਰਿਤੀ ਕਰਨ, ਸੁ ਕਵਿਕਾ' 
ਜਾਨੀਯੇ। 

ਹੋ ਮਨ ਤੁਰੰਗ' ਇਉ ਲਖਹੁ, ਕਰਨ 
ਵਸਿ ਠਾਨਿਯੇ ॥੨੨॥ 

ਦੁਹਰਾ: 

“ਰਾਗ ਦ੍ੈਖ ਮਲ ਪਰਹਰਹੁ!, ਭਾਣਾ 
ਪਰ੍ਭੁ ਕੋ ਮੰਨਿ। 

ਸਿਮਰ ਨਾਮ ਕਰਤਾਰ ਕੋ, ਕਰਹੁ ਜਨਮ 
ਨਿਜ ਧੰਨ” ॥੨੩॥ 

ਸੁਨਿ ਸਤਿਗੁਰ ਉਪਦੇਸ਼ ਕੋ, ਧਾਰਿ 
ਰਿਦੈ ਮਹਿ ਲੀਨ। 

ਪੁਬੀਨ ॥੨੪॥ 

ਅੜਿੱਲ: 

“ਦਾਮ ਸਾਤ ਸੈ ਸਾਠ, ਕਹੋ ਕਯਾ 
ਕੀਜਿਯੇ ? 

ਮੂਲੈ _ਕਰੀ ਪੁਕਾਰ _ਕਹੈ 
ਦੀਜਿਯੇ-। 

ਅਬ ਜਿਹ ਬਿਧਿ ਨਿਜ ਬਦਨ, ਬਦਹੁ' 
ਤਸ ਬਿਧਿ ਕਰੈ'। 

ਹੋ ਮੈਂ ਮੁਰੀਦ ਤਵ ਭਯੋ, ਮਿਹਰ ਮੁਰ 
ਪਰ' ਧਰੈ?” ॥੨੫॥ 

ਸੁਨੇ ਬਿਨੈ ਕੇ ਬੈਨ, ਨੈਨ ਕਰੁਨਾ ਭਰੇ। 


-ਮੁਝ 


563 





'ਸਿਆਣਾ ਅਸਵਾਰ। “ਚਾਬੁਕ। “ਹੱਥ ਵਿਚ ਲੈ 
ਕੇ। 

'ਕੜਯਾਲਾ। 

ਸਤਿਗੁਰ (ਦੇ ਦਿੱਤੇ) ਨਾਮ ਰੂਪੀ ਅਸਵਾਰ ਦੇ 
ਹੇਠਾਂ। “ਉਸ (ਮਨ) ਨੂੰ। 

'ਚਾਬੁਕ। 

'ਲਗਾਮ, ਕੜਯਾਲਾ। 


1ਘੋੜਾ। 


ਦੂਰ ਕਰਹੁ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭਵ ਸੰਭਵ” ਦੁਖ ਗੁਸਤਿ?, ਬੰਧ ਤਿਹ 
ਕੇ ਹਰੇ। 

ਕਹੈਂ “ਕਹਯੋ ਇਕ ਬਾਰ, ਦੇਨ ਧਨ 
ਤੋਹਿ' ਤਬ। 

ਹੋ ਅੱਗੂਜ' ਜਿਉ ਉਰ ਆਇ” 
ਕਰਹੁ ਤਿਉ” ਕਾਜ ਅਬ” ॥੨੬॥ 
ਆਨਨ ਖ਼ਾਨ! ਬਖਾਨ “ਕਾਨ ਸੁਨਿ 
ਨਿਧਿਮਯਾ? ! 

ਅਰਧ ਦਰਬ ਸੀ ਚੰਦ, ਅਰਧ ਤਿਨ! 
ਮਨ ਠਯਾ?। 

ਭਨੀਜਿਯੇ। 

ਹੋ ਕਰੋਂ ਕਾਜ ਮੈ ਸੋਇ, ਦਾਸ ਲਖਿ 
ਲੀਜਿਯੇ!'” ॥੨੭॥ 

ਸ਼ੀ ਮੁਖ ਕਹੈ' 'ਤੁਮਾਰ ਜੁ ਮਨ ਮਹਿ 


ਮਗ ਭਲੇ ॥੨੮॥ 

ਨਿਸ਼ਚਾ ਭਯੋ _ਨਿਬਾਬ, ਨ ਪੁਨਿ ਮਨ 
ਡੋਲਿਯਾ। 

ਉਰ ਸੁਖ ਪਾਇ ਅਮੋਲ, ਬਿਸਾਲ ਨ 
ਬੋਲਿਯਾ।! 

ਮਨੁਜ _ ਪਰਸਪਰ __ਭਨਤਿ, _ ਭਯੋ 
ਬਿਰਤਾਂਤ ਜੋ। 

“ਹੋ ਅੰਤਰਜਾਮੀ ਅਹੈ!, ਬਤਾਈ ਬਾਤ 
ਜੋ2” ॥੨੯॥ 

ਆ 


ਸੁਨਿ ਨਿੰਧਾ ਦਿਜਬਰ ਸਕਲ, ਧਾਵਾ 


564 





ਸੰਸਾਰ ਦੇ ਪੈਦਾ ਕੀਤੇ। “ਜਿਨ੍ਹਾਂ ਵਿਚ) ਫਸਿਆ 
ਸੀ। 

'ਤੈਨੂੰ ਤਦੋਂ'। 

'ਅਗੋਂ। “ਤੇਰੇ) ਦਿਲ ਵਿਚ ਜਿਵੇਂ ਆਵੇ। 


ਖਾਂ ਨੇ। ਹੇ ਦਯਾ ਦੇ ਸਮੁੰਦਰ। 


'ਭਾਵ ਫਕੀਰਾਂ ਨੂੰ। “ਮੈ' ਮਨ ਵਿਚ ਠਾਣਿਆਂ ਹੈ। 


'ਵਾਧੂ (ਬਚਨ ਫੇਰ) ਨਹੀਂ ਬੋਲਿਆ। 


ਅੰਤਰਜਾਮੀ ਹੈ (ਗੁਰੂ ਨਾਨਕ)। “ਜੋ (ਦਿਲ ਦੀ) 
ਗੱਲ ਦੱਸੀ ਨੇ। 
/ਖਬਰ ਦੇਣ ਨੂੰ ਨੌਸਿਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 565 





ਪਸਰਿਆ ਹੈ। 


ਕੰਨਾਂ ਦੇ ਡੋਨਿਆਂ ਨਾਲ। ਅਅੰਮੁਤ। “ਪੀਕੇ। 


'ਆਖੋ। “ਚੰਗੇ ਬੁਹਮਣ ਜੀ। 
“ਗੁਰੂ ਤੇ ਨਿਬਾਬ ਦਾ ਨਿਬੇੜਾ। 


!ਖੜੇ। 


ਪੁਨਿ ਕਹੇ ॥੩੨॥ 

ਅੰਤਰਿ ਨਹੀ ਮਸੀਤਿ, ਸੁ ਬਾਹਰ ਮੈ” 

ਸੁਨੀ। ” 

ਹਰਖ ਬ੍ਰਿੱਖ' ਉਰ ਬਧਤਿ, ਨਾਨਕੀ _'ਖੁਸ਼ੀ ਦਾ ਬੂਟਾ। “ਫੇਰ ਨਾਨਕੀ ਨੇ। `ਕਹੀ। 
ਪੁਨ” ਭਨੀ”। 

“ਦਿਜਬਰ ! ਭ੍ਰਾਤਾ ਕਹਾਂ, ਆਪ ਤਜਿ 

ਕਰਿ ਅਏ ? 

ਹੋ ਹੇਰਯੋ ਕੈਧੋ' ਨਾਂਹਿ!, ਬਹੁਰ” ਕਿਹ 'ਡਿਠੇ ਹਨ ਕਿ ਨਹੀਂ। “ਫੇਰ। 
ਦਿਸ਼ਿ ਗਏ” ॥੩੩॥ 

“ਹੋਂ! ਨਹਿਂ` ਹੇਰੇ ਤਹਾਂ, ਦੇਨਿ ਦੂਤ? 'ਨਿੱਧੇ ਨੇ ਕਿਹਾ) ਮੈ'। 'ਛੇਤੀ। 
ਸੁਧ ਅਯੋ। ` ਰ 

ਸੁਨਤਿ ਸ਼ੁਵਨ ਜੈਰਾਮ, ਰੋਸ ਤਿਹ ਪਰ 

ਕਯੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਮਿਲਯੋ ਖੋਜਿ ਕਰਿ ਕਿਉ ਨ, ਕੁਸ਼ਲ 
ਤਿਨਤੇ ਲਈ। 

ਹੋ ਆਯੋ ਸੁਧ ਬਿਨ ਲਏ, ਬਾਤ ਭਲ 
ਨਹਿਂ ਕਈ” ॥੩੪॥ 

ਭਨਤਿ ਨਾਨਕੀ ਬਚਨ, “ਚਿੰਤ ਚਿਤ ਤੇ 
ਤਜੋ। 

ਧਰਹੁ ਪ੍ਰੀਤ ਪਰਤੀਤ, ਨ ਸੰਸੈ ਹਤਿ 
ਅਜੋ!? 

ਉਠਹੁ ਅਸਨ ਮੁਖ ਅਚਹੁ', ਬਹੁਤ 
ਚਿਰ ਕੋ ਧਰਜੋ। 

ਹੋ ਆਵਹਿੰਗੇ ਸੁਖ ਸੰਗ, ਭੁਾਤ ਹਰਿ 
ਅਵਤਰਸੋ!'” ॥੨੫॥ 

ਇਹ ਬਿਧਿ ਬਦਨਹ ਬਦਤਿ', ਸਦਨ 
ਪਰ ਦੰਪਤੰ?। 

ਨੀਚੇ ਤੁਲਸਾਂ ਹੁਤੀ, ਨਿਰਖਿ ਜਗਾ 
ਬੰਦਤੰ2। 

“ਬਧੂ ! ਭਰਤ ਜੀ _ਅਏ, _ਬਦਨ 
ਅਰਬਿੰਦਿਆ। 

ਹੋ ਆਨੰਦ ਕੰਦ ਮੁਕੰਦ, ਕਦਨ ਦੁਖ 
ਦੁੰਦਿਆ'” ॥੩੬॥ 

ਸੁਨਤਿ ਨਾਮ ਜੈਰਾਮ, ਅਮੀ ਆਮੀ 
ਪਿਯੋ। 

ਅੰਗ _ਨ _ਮੇਵਹਿ ਛੋਭ, _ਉਠਜਯੋ! 
ਨਿਰਖਤਿ ਭਯੋ?। 

ਕੁੰਦ ਰਦਨ! ਤਿਨ ਸਦਨ, ਕਦਨ ਦੁਖ? 
ਆਇਗੇ'। 


ਹੋ ਨਿਰਖ ਹਰਖ ਉਰ ਸਰਸ, ਬਿਸੂਰ 
ਨਸਾਇਗੇ ॥੩੭॥ 


ਦਹਰਾ ; 
ਅਰਬਿੰਦ ਬਦਨ ਬਿਲੋਕ ਕੈ, ਦੰਪਤਿ 
ਬੰਦਨ ਕੀਨਿ। 


566 





'ਅਜੇ ਭੀ ਤੁਹਾਡਾ ਸੰਸਾ ਨਹੀਂ ਦੂਰ ਹੋਯਾ। 
'ਛਕੋ। 

/ਹਰੀ ਦਾ ਅਵਤਾਰ ਹਨ। 

'ਕਹਿ ਰਹੇ ਸਨ। “ਇਸਤ੍ਰੀ ਪਤੀ। 

'ਜਗਤ ਦੇ। “ਬੰਦਨ ਜੋਗ ਨੂੰ। 
ਕਮਲ ਮੁਖ ਵਾਲੇ। 

ਸਾਰੇ ਦੁਖਾਂ ਦੇ ਨਾਸ਼ਕ। 

ਮਾਨੋ) ਰੋਗੀ ਨੇ ਅੰਮੂਤ ਪੀਤਾ। 

'ਵਲਵਲਾ ਉਠਿਆ (ਪਯਾਰ ਦਾ)। “ਵੇਖਣ ਲਗਾ। 
!ਮਰਤਬਾਨ ਦੇ ਫੁਲਾਂ ਵਰਗੇ ਦੰਦਾਂ ਵਾਲੇ। ਨਾਸ਼ 
ਕਰਤਾ ਦੁਖਾਂ ਦੇ। "'ਗੇ” ਦੀ ਥਾਂ “ਇਆ” 


ਪਾਠਾਂਤ੍ਰ ਹੈ। 
'ਝੋਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 567 


ਚਿੰਤਾ ਚਿਤ ਤੇ ਖੀਨ ਹੂ, ਆਨੰਦ ਮਹਿ 'ਹੋਏ ਤਕੜੇ। 
ਭੇ ਪੀਨ' ॥੩੮॥ 

ਨਰਾਜ ਛਦ: ਆਦਰ ਨਾਲ। 
ਜਰਾਮ ਔਰ ਨਾਨਕੀ, ਬਸਾਇ ਭੂਰ 

ਸਾਦਰਾਂ। 

ਮਯਾਕਰਾ ! 

ਸਚਿੰਤ ਚੀਤ ਹੂੈ ਰਹੇ, ਨ ਭੇਵ ਕੋਇ 

ਜਾਨਿਯਾ'। 

ਪੁਮਾਨ! ਨਿੰਦ ਆਨਨੰ?, ਭੁਨੈ'_ਸੁਨੇ 'ਮਨੁਖ। 'ੂੰਹੋਂ। 
ਭੁਲਾਨਿਯਾ” ॥੩੯॥ 

ਗੁਰੂ ਭਨੰਤਿ “ਬੀਤਗੀ ਜੁ, ਤਾਂਹਿ ਕਯਾ 





'ਕੋਈ ਹੋਰ ਜੇ ਪੁਛੇ। “ਸਾਨੂੰ। ਕੀ ਦਸਾਂਗੇ 
(ਅਸੀਂ)। 
'ਮੁਖੋਂ। “ਸੱਚਾ ਤੇ ਪਿਆਰਾ ਜਾਣਾਂਗੇ। 


ਦੀਜਿਯੇ” ॥੪੧॥ 

ਅੜਿੱਲ: 

ਦੇਖਿ ਦੀਨਤਾ ਦਯਾਲ, ਬਦਨ ਸਭਿ 
ਬਿਧਿ ਕਹੀ। 

ਸਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


'ਮਨਮੁਖ ਮੂਢ ਅਜਾਨ, ਨ ਮਨ ਥਿਰ 
ਕਰਤਿ ਹੈ'। 

ਹੋ ਬਾਹਿਰ ਬੇਖ ਸਰੀਰ, ਬੰਦਗੀ ਧਰਤਿ 
ਹੈਂ ॥੪੨॥ 

ਗਰਬ ਕਰਹਿ ਨਿਜ ਰਿਦੇ, -ਖੁਦਾਇ 
ਕਿ ਯਾਦ ਹੈ-। 

ਛੂਛੇ ਪ੍ਰੇਮ ਬਿਹੀਨ, ਬੇਖ ਸਭਿ ਬਾਦ ਹੈ। 
ਬਿਸ਼ੈ ਮੋਹ ਮਹਿੰ ਫਸੇ, ਸਦਾ ਮਨ ਤਹਿ 
ਬਸੈ। 

ਹੋ ਉਰਝੇ_ਸ੍ਰਾਦਨ ਬਾਦਾ, ਪ੍ਰਭੂ ਰਸ 
ਕਿਉ ਰਸੈ” ॥੪੩॥ 

ਸਭੀ ਸਹੀ। 

ਕਰਤਿ ਜਗਤ ਕੋ _ਧੰਧ, ਸਥਿਰ ਇਕ 
ਛਿਨ ਨਹੀ”। 

ਸੁਨਿ ਕਰਿ ਨਿਮਜੋ ਨਰੇਸ਼, ਸੁ ਨਿਸ਼ਚਾ 
ਪਾਇਕੈ। 

-ਹੋ ਬਖਸ਼ਹੁ ਭੂਲ ਜੁ ਭਨਯੋ, ਦਯਾ ਮਨ 
ਲਾਇ ਕੈ- ॥੪੪॥ 

ਬਹੁਰ _ਦਰਬ ਕੀ ਬਾਤ, _ਨਿਬਾਬ 
ਬਖਾਨਿਆ। 

-ਅਰਧ ਦੇਨ ਸੀ ਚੰਦ, ਅਰਧ ਹਿਤ 
ਦਾਨਿਯਾ!-। 

ਕਹਿ ਕਰਿ ਗਮਨਜਯੋ ਸਦਨ, ਬੰਦਨਾ 
ਠਾਨਿ' ਸੋ?। 

ਹੋ ਹਮ ਆਏ ਤੁਮ ਨਿਕਟਿ, ਭਈ ਇਵ 
ਜਾਨਿ ਸੋ ॥੪੫॥ 

ਜੀਜਾ ਜੀ! ਇਉ” ਕਰੀ, ਭਲੀ ਕੈਧੌਂ 
ਬੁਰੀ। 

ਚਤੁਰ ਬਰਨ ਕੀ ਭੀਰ, ਹੁਤੀ ਤਹਿ ਬਹੁ 
ਜੁਰੀ। 


568 





'ਬਿਰਥੇ (ਯਾ ਝਗੜਿਆਂ ਦੇ) ਸੁਆਦਾਂ ਵਿਚ ਫਸੇ 
ਹਨ। ਕਿਵੇਂ ਰਸੀਏ ਹੋਣ। 


'ਭਾਵ, ਉਹਨਾਂ ਦਾ ਮਨ ਥਿਰ ਨਹੀਂ। 


'ਦਾਨ ਵਾਸਤੇ। 


'ਕਰਕੇ। ?ਉਹ (ਨਵਾਬ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 569 


ਸਭਿਨਿ ਸੁਨੇ ਇਹ ਵਾਕ, ਹਸੀ ਅਤਿਸ਼ੈ 

ਭਈ। ` 

ਹੋ ਸੁਨਿ ਇਵ ਸ਼ੂਵਨ ਜਰਾਮ, ਚਿੰਤ 'ਫਿਪ। 

ਚਿਤ ਦੁਰ ਗਈ ॥੪੬॥ 

ਨਰਾਜ ਛੰਦ: ਮੁਖੋਂ] 

ਜਰਾਮ ਜੋਰਿ ਹਾਥ, ਬੈਨ ਆਨਨੰ! 

ਬਖਾਨ ਹੈ। 

“ਭਲੀ ਸਦੀ ਆਪ ਕ੍ਰਿਤ, ਕੋ! ਬੁਰੀ ਸੁ 'ਕੌਣ। 'ੰਨੇ। 

ਮਾਨ? ਹੈ ? 

ਮਯੰਕ! ਮਾਰਤੰਡ” ਜਜਯੋ, ਪੁਮਾਨਨੰ” 'ਚੰਦੂਮਾਂ। ਸੂਰਜ। 'ਜੈਸੇ ਮਨੁੱਖਾਂ ਦੇ। “ਖੁਸ਼ੀ 
ਅਨੰਦਦਾ'। ਦਾਤੇ ਹਨ। 

ਧਰਾਵਤਾਰ! ਆਪ ਤੈਸ, ਮੋਖ ਦਾਨ 'ਧਾਰਿਆ ਹੈ ਅਵਤਾਰ। ਦਾਸਾਂ ਨੂੰ ਮੋਖ ਦੇਣ 
ਦਾਸ ਦਾ?” ॥੪੭॥ ਦਰ 

ਦੋਹਰਾ: 

ਭਨਤਿ ਨਾਨਕੀ ਬੈਨ ਪੁਨਿ, “ਆਇ ਕਿ 

ਨ ਪਰਤੀਤਿ। 





ਅਬ ਲੌ ਕਿਧੌਂ! ਸੰਦੇਹ ਉਰ, ਕਰਹੁ ਨ? 'ਕਿਤੇ, ਜਾਂ। “ਕਿਉ” ਨਹੀਂ ਕਰਦੇ। 
ਅਸਥਿਰ ਚੀਤ” ॥੪੮॥ ਥਿਰ। 

ਉਠਉ ਰਸੋਈ ਜੇਵੀਂਏ, ਭਰਮ ਨ ਭੂਲ 

ਕਰੇਹੁ। 

ਕ੍ਰਿਪਾਸਿੰਧੁ ਨਾਨਕ ਨਿਕਟਿ, ਚਿਤ 

ਚਿੰਤਾ ਤਜਿ ਦੇਹੁ” ॥੪੯॥ 

ਅੜਿੱਲ: 'ਭਾਈ ਜੈਰਾਮ ਦਾ ਕਥਨ। “ਦੇਵਤੇ ਸਾਰੇ। 


/ਭੈਣ। “ਤੇਰੀ ਮਤ ਵੱਧ ਹੈ। 'ਤੂੰ ਬੀ ਧੰਨ ਹੈਂ] 
2 'ਸਮਝਦਾ ਹਾਂ। 


'ਸਨਬੰਧ। “ਵੇਖਦਾ ਹਾਂ। 


ਬਿਧਿ ਪਿਖੋਂ2” ॥੫੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 570 





ਦੋਹਰਾ: 

ਸ਼ੀ ਬਾਲਾ ਸੰਧੁ ਭਨਤਿ, ਸ਼੍ਰੀ ਅੰਗਦ 
ਸੁਖਰਾਸ! __ 

ਆਗੈ ਅਮੀ!' ਪਟੰਤਰੰ, ਔਰ ਸੁਨਹੁ 
ਇਤਿਹਾਸ ॥੫੧॥ 

ਅੜਿੱਲ: 


ਹੋ ਗਏ ਰਸੋਈ ਥਾਨ, ਮੁਦਿਤ!' ਮਨ 'ਖੁਸ਼। 

ਮਾਨਿ ਕੇ ॥੫੨॥ 

ਓਦਨ! ਸਰਪੀ? ਸਿਤਾ”, ਪਹਿਤ“ ਅਤਿ 'ਬਾਵਲ। _“ਘਿਉ। _'ਖੰਡ। _“ਦਾਲ। _ “ਬੜੇ 
ਸਾਦਿਆ। ਸੁਆਦੀ। 

ਰੁਚਿ _ ਅਨਰੂਪੰ' _ਖਇ, __ਉਠੇ 'ਰੁਚੀ ਅਨੁਸਾਰ। “ਸਹਿਤ ਖੁਸ਼ੀ ਦੇ। 
ਸਹਿਲਾਦਿਆ। 

ਪੁਨ ਪਰਯੰਕ ਡਸਾਇ, ਪੌਢਿਯੇ! ਪਰਮ 'ਬਿਰਾਜੇ। 

ਸੁਖ। 

ਹੋ ਜਿਸ ਦਰਸ਼ਨ ਤੇ ਸ੍ਰਿੰਦ, ਸਭੈ! ਟਰਿ 'ਸਾਰੇ ਦੁਖਾਂ ਦੇ ਸਮੂਹ। 

ਜਾਹਿਂ ਦੁਖ ॥੫੩॥ 


ਦਹਰਾ : 

ਪਤਿਤ ਸੁਨਤਿ ਇਤਿਹਾਸ ਇਹ, ਸ੍ਰੀ 

ਗੁਰੁ ਸ਼ਰਧਾ ਦੈਨ। 

ਅਘ ਓਘਨ ਮਲ ਹਰਨ ਕੋ, ਜਲ ਸਮ 'ਇਹ ਇਤਿਹਾਸ ਜਲ ਸਮਾਨ ਹੈ ਪਾਪਾਂ ਦੀ ਮੈਲ 


ਹੈ! ਸੁਖ ਐਨ ॥੫੪॥ ਦੰਦ 


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਮਸੀਤ” ਪ੍ਰਸੰਗ ਬਰਨਨੰ ਨਾਮ ਬਤੀਸਮੋ 
ਅਧਯਾਯ ॥ ੨੩੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 571 





੩੩. [ਚਰਣ ਧੂੜ ਮੰਗਲ। ਮਾਤਾ ਸੁਲਖਣੀ ਜੀ ਦਾ ਪੇਕੇ ਜਾਣਾ] 


(ਗੁਰੂ ਨਾਨਕ ਜੀ ਦਾ ਲਿਬਾਸ) ॥੬॥ 
(ਮੂਲੇ ਅਤੇ ਚੰਦੋਰਾਨੀ ਦੇ ਕਠੋਰ ਬਚਨ) ॥ ੭..॥ 


<< 


ਦੋਹਰਾ: 

ਸ਼ੀ ਗੁਰੁ ਕਰੁਨਾ ਐਨ ਕੀ, ਚਰਨ ਕਵਲ ਲੇ ਧੂਰਿ। 

ਕਰੁਨਾ ਐਨ=ਕ੍ਰਿਪਾ ਦਾ ਘਰ। [ਸੰਸ. ਕਰੁਣਾ ਐਨ] 

ਜਿਨ ਮਨ ਮੁਕਰਹਿ ਮਾਂਝ ਕੈ, ਕਹੋ ਕਥਾ ਰਸ ਰੂਰਿ ॥੧॥ 

ਮੁਕਰਹਿ=ਸ਼ੀਸ਼ਾ, ਮੂੰਹ ਵੇਖਣ ਦਾ ਸ਼ੀਸ਼ਾ। [ਸੰਸ. ਮੁਕਰ] ਮਾਂਝਕੈ=ਮਾਂਜਕੇ, ਮੈਲੇ ਹੋਏ ਸ਼ੀਸ਼ੇ ਨੂੰ ਜਿਸ 
ਪਰ ਥਿੰਧੇ ਹੱਥ ਲਗ ਗਏ ਹੋਣ ਧੂੜ ਸੁਆਹ ਆਦਿ ਨਾਲ ਮਾਂਜ ਕੇ ਸਾਫ ਕਰਦੇ ਹਨ। ਰੂਰਿ=ਉੱਤਮ, 
ਸੁੰਦਰ। ਸਿ ਰੂਢ=ਚਮਕੀਲੀ] 


ਤੀ 

ਸ਼ੀਸ਼ੇ ਨੂੰ ਮਾਂਜ ਕੇ ਰਸ ਭਰੀ ਕਥਾ (ਅਗੋ' ਹੋਰ) ਕਹਿੰਦਾ ਹਾਂ। 

ਚੌਪਈ: 'ਬਾਲਾ (ਆਪਣੇ) ਮੁਖ ਚੰਦੂਮਾਂ ਤੋਂ _ਅੰਮੁਤ 

ਬਾਲੇ ਕੋ ਮੁਖ ਸ਼ਸ਼ਿਹਿ ਸੁਧਾਸੀ'। ਵਰਗੀ। 

ਕਥਾ ਕਹਤਿ ਸ਼ੀ ਅੰਗਦ ਪਾਸੀ। 

ਪੇਮ ਮਗਨ ਕਬਿ ਕਬਿ ਹੁਇ ਜਾਵਹਿਂ। 

ਲਗਹਿ ਸਮਾਧਿ ਅਡੋਲ ਸੁਹਾਵਹਿੰ 

॥੨॥ 

ਬਹੁਰ ਬਿਲੋਚਨ ਖੋਲਹਿਂ ਜਬ ਹੀ। 

ਬਾਲਾ ਕਹਿਨ ਲਗਹਿ ਪੁਨਿ ਤਬ ਹੀ। 

ਕਰਨ ਪੁਟਨ ਸੰਗ ਪੀਵਹਿਂ ਸ਼੍ਰੋਤੇ”। ਕੰਨਾਂ ਦੇ ਡੋਂਨਿਆਂ ਨਾਲ ਮਾਨੋ। 'ਸੁਨਨੇ ਵਾਲੇ 
ਪੀਂਦੇ ਹਨ। 

ਅਮੀ ਸਮਾਨ, ਤ੍ਰਿਪਤਿ ਨਹਿ ਹੋਤੇ 'ਅੰਮੂਤ ਵਰਗੀ। 

॥੩॥ 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਸ਼ੀ ਨਾਨਕ ਕਿੰਕਰ ਸੁਖਰਾਸਾ”। 

ਰਹੈ ਬੈਸ ਪੁਨਿ ਸੁਸਾ! ਅਵਾਸਾ। 

ਜਨੁ ਬੈਰਾਗ ਧਾਰਿ ਨਿਜ ਦੇਹਾ। 

ਪੁਗਟ _ਦਿਖਾਵਤਿ ਜਗਤ _ਅਨੇਹਾ! ' 

॥੪॥ 

ਕਿਧੌਂ? ਸ਼ਾਂਤਿ ਰਸ ਧਾਰਿ ਸਰੂਪ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 572 


ਭਾਵ ਦਿਖਾਵਹਿ ਨਿਜ ਅਨਰੁਪਾ'। 'ਕਾਵਯ ਦੇ ਗੂੰਥਾਂ ਵਿੱਚ ਕਵੀਆਂ ਨੇ ਨੌ ਰਸ 
ਵੇ ਗਿਣੇ ਹਨ, ਹਰ ਰਸ ਦੇ ਭਾਵ ਹੁੰਦੇ ਹਨ, ਸਥਾਈ 
ਤੇ ਸੰਚਾਰੀ। ਸ਼ਾਂਤਿ ਰਸ ਦਾ ਸਥਾਈ ਭਾਵ 
ਨਿਰਵੇਦ ਹੈ ਜਿਸ ਨੂੰ ਵੈਰਾਗ ਭੀ ਆਖਦੇ ਹਨ। 
ਮਾਨੋ ਸ਼ਾਂਤਿ ਰਸ ਆਪਣੇ ਅਨਕੂਲ ਦਾ ਭਾਵ 
(ਨਿਰਵੇਦ) ਦੱਸ ਰਿਹਾ ਹੈ। 





ਕਿਧੌ' ਧਰਜੋ ਉਪਕਾਰਿ ਸਰੀਰਾ। 

ਨਰ ਤਾਰਨ ਕੋ ਗੁਨੀ ਗਹੀਰਾ ॥੫॥ 

ਦੋਹਰਾ: 'ਸਾਫਾ। “ਦੋ ਗਜ (ਲੈਮਾ)। 

ਸਿਰ ਪਰ ਨੁਕਤਹਿ' ਜੁਗਲ ਗਜ? 

ਖਫਨੀ ਗਰਿ' ਬਰ? ਚੀਰ”। 'ਗਲੇ ਵਿਚ। “ਸ਼੍ਰੇਸ਼ਟ। “ਬਸਤੁ। 

ਸੰਬਯਾਨਾ' ਸੁੰਦਰ ਸਜੈ 'ਚਾਦਰਾ। 

ਧਰਜਯੋ ਸੁ ਬੇਖ ਸਰੀਰ ॥੬॥ 

(ਗੁਰੂ ਨਾਨਕ ਜੀ ਦਾ ਲਿਬਾਸ) 

ਚੌਪਈ: 'ਕੇ ਸੂਲ ਨਿੰਦਕਾਂ ਨੂੰ ਸੂਲ ਰੂਪ ਯਾ ਦੁਖ ਰੂਪ। 

(ਮੂਲੇ ਅਤੇ ਚੰਦੋਰਾਨੀ ਦੇ ਕਠੋਰ ਬਚਨ) ਫੁਲ ਸਮਾਨ ਕੋਮਲ ਤੇ ਸੁਖਦਾਈ ਵਜੂਦ ਕੰਡੇ 

ਨ ਹਾਰ ਚੁਭਦਾ ਹੈ, ਜੀਕੂੰ , ਬਿਰਹਾ ਤਾਪ ਨਾਲ ਆਪ 
ਤਪ ਰਹੀ ਬਿਰਹਨੀ ਨੂੰ ਸਰਦ ਰੁਤ ਦਾ ਚੰਦੂਮਾਂ 
ਤਪਤ ਲਗਦਾ ਹੈ। (ਅ) ਕੇਸ਼ੂਲ (ਕ ਖੁਸ਼ੀ-ਈਸ਼ 
ਮਾਲਕ। ਉਲ, ਪ੍ਰਤੇ) ਖੁਸ਼ੀ ਦਾਤਾ, ਭਾਵ ਨਿੰਦਕ 
ਨੂੰ ਬੀ ਆਪ ਕਲਯਾਨ ਦਾਤਾ ਹਨ, ਉਹਨਾਂ ਦਾ 
ਬੁਰਾ ਨਹੀਂ ਚਿਤਾਰਦੇ, ਤੇ ਸਮੇ ਬਣੇ ਤੇ ਤਾਰ 
ਦੇਂਦੇ ਹਨ। 

ਕੇ ਸੂਲ ਨਿੰਦਕਾਂ ਨੂੰ ਸੂਲ ਰੂਪ ਯਾ ਦੁਖ ਰੂਪ। ਨਿੰਦਕ ਨੂੰ ਅਪਣੇ ਖੋਟੇ ਸੁਭਾਵ ਕਰਕੇ ਉਹਨਾਂ ਦਾ 

ਫੁਲ ਸਮਾਨ ਕੋਮਲ ਤੇ ਸੁਖਦਾਈ ਵਜੂਦ ਕੰਡੇ ਹਾਰ ਚੁਭਦਾ ਹੈ, ਜੀਕੂੰ , ਬਿਰਹਾ ਤਾਪ ਨਾਲ ਆਪ ਤਪ 

ਰਹੀ ਬਿਰਹਨੀ ਨੂੰ ਸਰਦ ਰੁਤ ਦਾ ਚੰਦ੍ਰਮਾਂ ਤਪਤ ਲਗਦਾ ਹੈ। (ਅ) ਕੇਸ਼ੂਲ (ਕ ਖੁਸ਼ੀ-ਈਸ਼ ਮਾਲਕ। 

ਉਲ, ਪ੍ਰਤੇ) ਖੁਸ਼ੀ ਦਾਤਾ, ਭਾਵ ਨਿੰਦਕ ਨੂੰ ਬੀ ਆਪ ਕਲਯਾਨ ਦਾਤਾ ਹਨ, ਉਹਨਾਂ ਦਾ ਬੁਰਾ ਨਹੀਂ 

ਚਿਤਾਰਦੇ, ਤੇ ਸਮੇ” ਬਣੇ ਤੇ ਤਾਰ ਦੇਂਦੇ ਹਨ। 

ਇਤਨੇ ਮਹਿ ਪ੍ਰਾਪਤ ਭਾ ਮੂਲਾ। 

ਚੰਦੋਰਾਨੀ ਜਿਹ ਕੇ ਸੰਗਾ। 

ਅਧਿਕ ਕ੍ਰੋਧ ਤੇ ਉਠਤਿ ਤਰੰਗਾ ॥੭॥ 

ਮਨਹੁ ਗਯਾਨ ਨਿਜ ਦਲ ਸੋ ਬੈਸਾ?। __'ਅਪਣੀ ਫੌਜ ਨਾਲ। “ਬੈਠਾ ਹੈ। 

ਸਤਿ ਸੰਤੋਖ, ਸ਼ਾਂਤਿ ਸਮ, ਭੇਸਾ। 

ਜਨੁ ਅਗਯਾਨ ਅਪਨ ਤਨ ਧਾਰੀ”। 'ਭਾਈ ਮੂਲੇ ਤੇ ਚੰਦੋ ਦੀ ਦਸ਼ਾ ਦੱਸਦੇ ਹਨ, ਮਾਨੋ 

ਰਹ ਅਗਯਾਨ ਆਪਣਾ ਰੂਪ ਧਾਰ ਕੇ ਆਯਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦਲ ਲੈ ਕਰਯੋ ਕ੍ਰੌਂਧ ਅਗਵਾਰੀ ॥੮॥ 
ਉਰ ਮਹਿ ਚਹਿਤ ਪਲਾਇਨ' ਕੀਨਾ। 
ਆਇ ਠਾਂਢ! ਜਹਿੰ ਪੁਭੁ ਆਸੀਨਾ। 
ਧਰਿ ਨਿਸ਼ਨੁਰਤਾ!' ਬਚਨ ਉਚਾਰੇ। 
“ਅਬ ਫਕੀਰ ਕੋ ਬੇਖ ਸੁਧਾਰੇ ! ॥੯॥ 
ਦਹਰਾ : 

ਧਰਿ ਕਰਿ ਬੇਖ ਦਿਖਾਵਈ 

ਸਾਧ ਬਨਯੋ ਜਗ ਮਾਂਹਿ। 

ਉਭੈ! ਆਤਮਜ£?, ਭਾਰਜਾ” 

ਕਹੁ ਕਿਹ ਭਾਂਤ ਬਿਤਾਹਿਂ? ॥੧੦॥ 
ਚੌਪਈ: 

ਹਮਹਿ ਦੁਸਹਿ/ ਦੁਖ ਦੇਨੇ ਹੇਤੂ। 
ਜਨਮਯੋ' ਤੂੰ ਜਿਉ ਭਵ ਉਦਿਕੇਤੂ'। 


ਇਵ ਜੇ ਹੋਨਾ ਹੁਤੋਂ ਫ਼ਕੀਰਾ। 

ਕਰ ਬਿਆਹ ਕਿਉ” ਡੋਬ ਅਧੀਰਾ" 
॥੧੧॥ 

ਸਰਬ ਦਰਬ ਕਰਿ ਦੀਨ ਖੁਆਰੂ। 

ਅਬ ਭਾ ਸਾਧ, ਅਵਾਸ ਉਜਾਰੂ'। 

ਹੁਤੋ ਬਿੱਤ ਸਭਿ ਖੋਯੋ ਜੇਤਾ। 

ਸੋ ਅਬ ਸਿਰੀਚੰਦ ਕੋ ਦੇਤਾ ॥ ੧੨॥ 
ਤਿਹ ਪਰ ਕਗਤ ਗੁਜਾਰ ਸੁ ਬੈਸੇ। 

ਤੋ! ਕੁਟੰਬ ਅਬ ਕਰਿਹੈ ਕੈਸੇ? 

ਕਿਹ ਅਧਾਰ ਜਗ ਮਹਿ ਸੋ ਰਹਿਹੀ। 
ਉੱਤਰ ਕਿਉ” ਨ ਬਦਨ! ਤੇ ਕਹਿਹੀ? 
॥੧੩॥ 

ਦਹਰਾ : 

ਭੈ ਪਰਮੇਸੁਰ ਕੋ ਨਹੀਂ, 

ਲਘੁ' ਸੁਤ? ਜਾਨਹੁ ਨਾਂਹਿ। ” 
ਚੰਦੋਰਾਨੀ ਭਨਤਿ ਪੁਨ, 

ਕ੍ਰੋਧ ਕਿਯੇ ਮਨ ਮਾਂਹਿ ॥੧੪॥ 
ਚੌਪਈ: 


573 





ਦੋ। ਘੁੱਤ੍ੂ। 'ਸੁਪਤਨੀ। 
'ਕਠਨ। 


'ਜਿਵੇਂ ਸੰਸਾਰ ਵਿੱਚ ਬੋਦੀ ਵਾਲਾ ਤਾਰਾ ਉਦੇ 
ਹੁੰਦਾ ਹੈ। 'ਪਾ:-ਪੁਗਟਜੋ। 


ਹੇ ਉਤਾਵਲੇ। (ਅ) ਧੀਰਜ ਜਾਂ ਆਸਰੇ ਤੋ 
ਬਿਨਾਂ (ਪਰਵਾਰ ਨੂੰ)। 


/ਘਰ ਉਜਾੜੂ। 


'ਛੋਟੇ। “ਪੁੱਤ੍। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 574 


“ਸੁਣ ਤੋਂ ਵੇ ਨਾਨਕ ! ਕਿਆ ਕੀਤਾ? 

ਵਧਜੋ ਕੁਟੰਬਹਿ' ਭਯੋ ਅਤੀਤਾ। 

ਨੇਹੁ ਨ ਨਿਜ ਤਨੁਜਨ ਸੋ?” ਕਰਿਈ। 

ਨੈਕ ਨ ਕਰੁਨਾ ਮਨ ਮਹਿੰ ਧਰਿਈ 

॥੧੫॥ 

ਦੀਰਘ ਤੁਝ ਢਿਗ ਮੋਦੀ ਕਾਰਾ। 

ਪਾਵਤਿ ਥੋਂ ਧਨ ਜਹਾਂ ਅਪਾਰਾ। 

ਬਹੁ ਮਾਨਹਿਂ ਫੁਰਮਾਇਸ਼ ਖਾਨਾ। 

ਅਸਨ _ਬਸਨ ਪਰਾਪਤਿ ਬਿਧਿ ਨਾਨਾ 

॥੧੬॥ 

ਕ੍ਰਿਤ ਕੁਟੰਬਹਿ ਤਜਿ ਅਬ ਸੋਊ। 

ਭਏ ਰੰਕ ਜਿਉ' ਆਲਯ ਖੋਊ! ! 'ਘਰ ਉਜਾੜੂ। 
ਤਦ ਸੋਵਤਿ ਥੇ ਸੇਜ ਸੁਖਾਲੀ। 

ਅਬ ਫਿਰਿਯੇ ਉਦਿਆਨ' ਬਿਹਾਲੀ? 'ਜੰਗਲ ਵਿਚ। “ਬੁਰੇ ਹਾਲੀ। 
॥੧੭॥ 

ਦੋਹਰਾ : 





ਸਦਨ ਬਿਖੈ ਜੇ ਸਰਬ ਸੁਖ, 

ਤਜਿ ਕਰਿ ਕੀਨਿ ਅਨੀਤਿ। ? 

ਸੁਨੇ ਬਚਨ ਸੁਸਰਊ ਕੇ', 'ਸਸ ਸਹੁਰੇ ਦੇ। 
ਬੋਲੇ ਬ੍ਰਿਕਤਹਿਂ ਰੀਤਿ ॥੧੮॥ 


ਸੀ ਮੁਖਵਾਕ ॥ 
ਮਾਰੂ ਮਹਲਾ ੧ ॥ 
ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ ਤਿਨਿ ਕਰਤੈ ਲੇਖੁ ਲਿਖਾਇਆ ॥ 
ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥ 
ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥ 
ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥ 
ਕਿਛੁ ਖਾਜੈ ਕਿਛੁ ਧਰਿ ਜਾਈਐ ॥ ਜੇ ਬਾਹੁੜਿ ਦੁਨੀਆ ਆਈਐ ॥੨॥ 
ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥ 
ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਂਦੀ ਕਾਹੇ ਰੋਵੈ ॥੩॥ 
ਘਰ ਘੁੰਮਣਵਾਣੀ ਭਾਈ ॥ ਪਾਪ ਪਥਰ ਤਰਣੁ ਨ ਜਾਈ ॥ 
ਭਉ ਬੇੜਾ ਜੀਉ ਚੜਾਊ ॥ ਕਹੁ ਨਾਨਕ ਦੇਵੈ ਕਾਹੂ ॥੪॥੨॥ 
ਚੌਪਈ: 
ਭਨਯੋ ਸਬਦ ਪਰਮਾਰਥ ਜਾਂਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 575 


ਤਨਕ ਨ ਪਰਸਯੋ!' ਤਿਨ ਮਨ ਮਾਂਹੀ। __'ਛੋਹਿਆ। 

ਬਿਸ਼ੈ ਵਿਖੈ ਲੈਪਟ ਨਰ ਜੋਊ। 

ਭਾਵਹਿ ਕਿਉ ਬਿਰਕਤਤਾ _ਸੋਊ! 'ਉਸ ਨੂੰ ਨਿਰਵਿਰਤੀ। 

॥੧੯॥ 

ਜਿਉ” ਕਾਮੀ ਨਰ, ਨਾਰਿ ਤਜਾਵਨਾਂ। ਨਾਰ ਛੱਡਣ ਦੀ ਸਿਖਿਆ। 

ਕੋਟ ਜਤਨ ਨਹਿ ਮਾਨਿ! ਸਿਖਾਵਨ। __ ਨਹੀਂ ਮੰਨਦਾ। 

ਜਿਉ ਕਿਰਪਨ ਧਨ ਸੰਗੂਹ ਹੇਤਾ। 

ਤਜਿਨ ਤਾਂਹਿ ਸਿਖਵਨ ਨਹਿ ਲੇਤਾ 

॥੨੦॥ 

ਤਿਉਂ ਮੂਲੇ ਪੁਨ ਚੰਦੋ ਰਾਨੀ। 

ਸ਼ੀ ਗੁਰ ਸਬਦ ਧਰਯੋ ਨਹਿ' ਕਾਨੀ। 

ਬੋਲੀ ਬਹੁਰ ਕ੍ਰੋਧ ਸੋ ਬੈਨਾ। 

ਭੇਦ ਨ ਜਾਨਹਿ -ਇਹ ਗੁਨ ਐਨਾ!- 'ਇਹ ਗੁਣਾਂ ਦਾ ਘਰ ਹਨ (ਗੁਰੂ ਜੀ)। 

॥੨੧॥ 

ਦੋਹਰਾ: /ਵਿਚਾਰ ਦੇ ਬਚਨ। 

“ਅਸ ਵਿਚਾਰ ਕੇ ਬਚਨ' ਅਬ, ਭਨਨ 

ਲਗਾ ਹਮ ਪਾਸ। 

ਪੂਰਬ ਕਿਉ” ਨ ਵਿਚਾਰਿਓ, ਜਬ ਕੀਨੋ 

ਘਰ ਵਾਸ ॥੨੨॥ 

ਚੌਪਈ: 

ਖਰਚ ਸਦਨ ਕੋ ਦੀਰਘ ਜਾਨਾ। 

ਬੇਖ ਫਕੀਰੀ ਨਿਜ ਤਨ! ਠਾਨਾ?। ਸ਼ਰੀਰ ਤੇ। “ਧਾਰ ਲਿਆ। 

ਜੇ ਜਾਨਤਿ ਤੈਂ ਐਸੀ ਕਰਨੀ। 

ਮੋ ਤਨੁਜਾ ਬਿਪਤਾ ਇਉ ਜਰਨੀ! 'ਸਹਿਣੀ ਹੈ। 

॥੨੩॥ 

ਕਿਉ ਕਰਤੀ ਤਿਹ ਕੋ ਸਨਬੰਧਾ। 

ਭਯੋ ਭਾਗ ਜਿਹ ਕੋ ਅਤਿ ਮੰਦਾ। 

ਹਮ ਹੇਰਹਿੰ ਤਨੁਜਾ ਦੁਖ ਨੈਨਾ'। ਧੀ ਨੂੰ ਵੇਖਦੇ ਹਾਂ ਤਾਂ ਅੱਖਾਂ ਦੁਖਦੀਆਂ ਹਨ। 
(ਅ) ਅਖੀਂ ਵੇਖਦੇ ਹਾਂ ਧੀ ਦਾ ਦੁਖ। 





ਤੇਰੇ ਉਰ ਪਰਮੇਸ਼ੁਰ ਭੈ ਨਾ ॥੨੪॥ 
ਬਾਲਕ ਪਾਲਕ ਹੋਵਹਿ ਕੌਨ। 
ਕਿਹ ਆਧਾਰ? ਹੋਹਿ ਕਹੁ ਤੌਨ”। 'ਕੀਹ। “ਆਸਰਾ। “ਉਨ੍ਹਾਂ ਦਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਿਨ ਕੋ ਸੁਧ ਬੁਧਿ ਆਇ ਨ ਕੋਊ। 
ਦਰਬ _ਕਮਾਵਨ ਕੀ ਬਿਧਿ ਜੋਊ 
॥੨੫॥ 

ਤਜਿ ਭਾਜੇ ਤਿਨ ਕੋ ਅਬ ਐਸੇ। 
ਜਾਮਨਿ ਬਸਿ ਪਰਦੇਸ਼ੀ ਜੈਸੇ। 

ਸੁਤ ਕੋ ਮੋਹ ਨ ਮਨ ਮਹਿਂ ਆਵਹਿ। 
ਜੋ ਜਗ ਮਹਿ ਨਿਜ ਬੰਸ! ਬਧਾਵਹਿ 
॥੨੬॥ 

ਦਹਰਾ : 

ਪੁੱਤੂਨ ਕੇ ਹਿਤ ਨਰ ਸਭੈ, 
ਕਰਿਹੈ' ਅਨਿਕ ਪੁਯਾਸਾਂ। 

ਤਿਨ ਕੋ ਅਬਹਿ ਅਨਾਥ ਕਰਿ, 

ਸਾਧ ਬਨਾ ਦੁਖਰਾਸ ॥੨੭॥ 

ਚੌਪਈ: 

ਦਰਬ ਫਕੀਰਨ ਸਰਬ ਲੁਟਾਯਾ। 

ਅਬ ਜੋ ਬਾਕੀ ਤਿਨਹਿ ਦਿਵਾਯਾ। 





ਅਹੈ' ਸਾਤ ਸੈ ਸਾਠ ਜੁ ਬਾਕੀ। 
ਦੇਹੁ ਭਾਰਜਾ! ਸੁਧਿ ਲਿਹੁ ਤਾਂ ਕੀ?” 'ਆਪਣੀ ਇਸਤ੍ਰੀ ਨੂੰ। “ਉਸ ਦੀ। 


॥੨੮॥ 

ਮੂਲਾ ਕਹੈ “ਰਿਦੇ ਮੈਂ ਜਾਨਤਿ। 

ਪੁਰਬਾ ਕਰਮਨ ਤੇ ਅਨੁਮਾਨਤਿ”। /ਪਿਛਲੇ। ਅਨੁਮਾਨ ਕਰਦਾ ਸਾਂ। 
ਇਹ ਹੋਵਹਿ ਇਕ ਦਯੋਸ! ਫਕੀਰਾ। __ “ਇਕ ਦਿਨ। 

ਭੀ ਤਸ ਬਿਧਿ, ਕਿਯ ਬੇਖ ਸਰੀਰਾ” 'ਉਸੇ ਤਰ੍ਹਾਂ ਹੋਈ। 

॥੨੯॥ 

ਸੁਨਹਿ ਜਰਾਮ ਨਾਨਕੀ ਬੈਨਾ। 

ਪੁਨ ਸ਼ੀ ਨਾਨਕ ਸਭਿ ਗੁਨ ਐਨਾ। 

ਉੱਤਰ ਤਿਨ ਕੋ ਦੇਇ ਨ ਕੋਊ। 

ਕਰੀ ਮਸ਼ਟਿ ਵਡ ਜਾਨੇ! ਸੋਊ ॥੩੦॥ 

ਦਹਰਾ : 

ਦੌਲਤ ਖਾਨ ਨਰੇਸ਼ ਧਨ, 

ਭੇਜ ਦਯੋ ਤਿਹ ਕਾਲ। 

ਅਸੀ' ਅਧਿਕ ਪੁਨਿ ਤੀਨ ਸੈ, “ਕਿਤੇ ਕਿਤੇ ਪਾਠ-ਤੀਸ-ਭੀ ਹੈ। 


576 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 577 


ਆਨੇ ਨਿਕਟਿ ਗੁਪਾਲ ॥੩੧॥ 

ਚੌਪਈ: 

ਲੀਨ ਜਰਾਮ ਹਾਥ ਸੋ ਦਰਬਾ। 

ਜਾਇ ਸੁਲਖਣੀ ਢਿਗ ਦਿਯ ਸਰਬਾ। 

ਅਰਧ ਰਹੇ ਸੋ ਖਾਨ ਨ੍ਰਿਪਾਲਾ। 

ਦਏ ਫਕੀਰਨ ਜਹਾਂ ਬਿਸਾਲਾ ॥੩੨॥ 

ਸੋ ਬਾਸੁਰ ਤਹਿਂ ਬੀਤਯੋ ਸਗਰਾ। 

ਸਾਸੁ ਸਸੁਰ ਕੋ ਕਰਤਯੋ ਝਗਰਾ। 

ਰਜਨੀ! ਭਈ ਆਨਿ ਕਰਿ ਜਬ ਹੀ। 'ਰਾਤ। 

ਭੋਜਨ ਕਰਿ ਧੌਢੇ! ਘਰ ਸਭਿ ਹੀ 'ਟਿਕੇ। 

॥੩੩॥ 

ਅਰਣੌਦਤ!' ਉਠਿ ਆਰਤਿਹਾਰੀ”। 'ਪ੍ਰਾਤਾਕਾਲ। “ਦੁਖ ਹਰਤਾ (ਗੁਰੂ ਜੀ)। 

ਗਵਨੇ ਜਾਹਿ ਸਰਿਤਾ ਬਰ ਬਾਰੀ”। 'ਸ੍ਰੇਸ਼ੂ ਜਲ ਵਾਲੀ। 

ਕਰਿ ਦਾਂਤਨ ਮੁਖ ਜਲਜ! ਪਖਾਰਾ?। ਮੁਖ ਕੰਵਲ। “ਧੋਤਾ। 

ਪੁਨਿ ਮੱਜਨ! ਕਿਯ ਵੇਂਇਂ? ਮਝਾਰਾ 'ਇਸ਼ਨਾਨ। 'ਵੇਈਂ ਨਦੀ। 

॥੩੪॥ 

ਵਹਿਰ ਨਿਕਸ ਕਰਿ ਪੌਂਛ ਸਰੀਰਾ। 

ਕੀਨ ਕੁਪੀਨਹਿ' ਗੁਨੀ ਗਹੀਰਾ। 'ਲੈਗੋਟੀ ਯਾ ਲੰਗੋਟੀ ਵਰਗਾ ਤੇੜ ਦਾ ਕਪੜਾ। 

'ਭੇ ਇਸਥਿਤ ਤਹਿ ਹੇਰਯੋ ਹੌਰਾ। “ਇਥੋਂ ਤੋ ਲੈਕੇ ੩੯ ਅੰਗ ਵਿਚ-ਨਸਾਵਾ-ਤਕ 
ਦਾ ਪਾਠ ਛਾਪੇ ਦੇ ਨੁਸਖਿਆਂ ਵਿਚ ਨਹੀਂ, ਤੇ 
ਲਿਖਤੀ ਨੁਸਖਿਆਂ ਵਿਚ ਹੈ, ਮਾਲੂਮ ਹੁੰਦਾ ਹੈ 
ਕਿ ਛਪਣ ਵੇਲੇ ਕਿਸੇ ਖੱਤਰੀ ਕਰਮਚਾਰੀ ਨੇ ਕੱਟ 
ਦਿੱਤਾ ਹੈ। ਜਨਮ ਸਾਖੀ ਵਿਚ ਇਹ ਪੁਸੰਗ ਹੈ, 
ਜਿਸ ਦੇ ਆਧਾਰ ਤੇ ਨਾਨਕ ਪੁਕਾਸ਼ ਲਿਖਿਆ 
ਗਿਆ ਹੈ, ਇਸ ਕਰਕੇ ਇਹ ਪੁਸੰਗ ਕਵੀ ਭਾਈ 
ਸੰਤੋਖ ਸਿੰਘ ਜੀ ਕ੍ਰਿਤ ਹੀ ਸਹੀ ਹੁੰਦਾ ਹੈ। 





ਹੁਤੋ ਜਗਾਤੀ ਖੱਤਰੀ ਠੌਰਾ ॥੩੫॥ 
ਇਕ ਦ੍ਰਿਜ ਧੇਨੁ ਆਨਿਤੋ ਰੋਕਾ। 
“ਦੇਉ ਜਗਾਤ' ਆਨਿਤੋ ਸੋਕਾ?। ” ਅਸੂਲ ਦੇਹ। “ਲੈ ਆਇਆ ਹੈ' (ਤੂੰ ਗਊ ਨੂੰ) 


ਸੁੱਕਾ। 
ਜਾਚੇ ਕਿਤਕ, ਨਹੀਂ ਤਿਹ ਪਾਸੀ। 
ਦ੍ਹਿਜ ਕੀ ਦਸ਼ਾ ਦੇਖਿ ਅਬਿਨਾਸ਼ੀ 
॥੩੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 578 





ਚੌਂਕਾ ਧੋਤੀ ਟਿੱਕਾ ਮਾਲਾ। 
ਭਲੇ ਬਨਾਉ ਲਖਜਯੋ ਕਿਰਪਾਲਾ। 
ਬਿੱਪੁ ਗਉ ਕੀ' ਮੋਚਨ ਰੋਕਾ'। 'ਬਾਹਮਣ ਤੇ ਗਊ ਦੀ ਰੋਕ ਹਟਾਉਣ ਲਈ। 
ਉਰ 'ਪਾ:-ਗਊ ਬਿੱਪ੍ਹ ਕੀ। 
ਤਿਸ ਪਰ ਸ਼ੀ ਗੁਰ ਕਹਯੋ ਸ਼ਲੋਕਾ 
॥੨੭॥ 
ਸੀ ਮੁਖਵਾਕ: 
ਸਲੋਕ ਮ੧ ੧ ॥ 
ਗਊ ਬਿਰਾਹਮਣ ਕਉ ਕਰੁ! ਲਾਵਹੁ ਗੋਬਰਿ ਤਰਣੁ ਨ ਜਾਈ ॥ 'ਮਸੂਲ। 
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥ 
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥ 
ਛੋਡੀਲੇ ਪਾਖੰਡਾ ॥। ਨਾਮਿ ਲਇਐ ਜਾਹਿ ਤਰੰਦਾ ॥੧॥ 
ਮ$ ੧॥ 
ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ 
ਤਿਨ ਘਰਿ ਬ੍ੁਹਮਣ ਪੂਰਹਿ ਨਾਦ ॥ ਉਨ੍ਾ ਭਿ ਆਵਹਿ ਓਈ ਸਾਦ ॥ 
ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ 
ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ 
ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ 
ਨੀਲ ਵਸਤਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣ ॥ 
ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥ 
ਮ8 ੧ ॥ ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ 
ਤਿਨ ਘਰਿ ਬੂਹਮਣ ਪੂਰਹਿ ਨਾਦ ॥ ਉਨ੍ਹਾ ਭਿ ਆਵਹਿ ਓਈ ਸਾਦ ॥ 
ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ ਕਰਹਿ ਆਹਾਰੁ ॥ 
ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ 
ਮਥੈ ਟਿਕਾ ਤੇੜਿ ਧੋਤੀ ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ 
ਨੀਲ ਵਸਤਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ ਪੁਰਾਣ ॥ 
ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥ 
ਦੇ ਕੈ ਚਉਕਾ ਕਢੀ ਕਾਰ ॥ ਉਪਰਿ ਆਇ ਬੈਠੇ ਕੂੜਿਆਰ ॥ 
ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ 
ਤਨਿ ਫਿਟੈ ਫੇੜ ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ 
ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥੨॥ 
ਚੌਪਈ: 
ਸੁਨਿ ਸਤਿਗੁਰ ਤੇ ਤਰਕ ਸਮੇਤਾ। 
ਪਰਯੋ ਚਰਨ ਖੱਤਰੀ ਚਿਤ ਚੇਤਾ। 
“ਮੈਂ ਭੂਲ ਤੁਮ ਮਾਰਗ ਪਾਯੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਧਨ ਲਾਲਚ ਤੇ ਚਿਤ _ਬਿਰਮਾਯੋ ? 





॥੩੮॥ 

ਹੇਰਿ ਕ੍ਰਿਪਾ ਕਰਿ ਨਾਮ ਦ੍ਰਿੜਾਵਾ। 
ਤਰਯੋ ਕਸ਼ਟ ਤੇ, ਮੋਹ ਨਸਾਵਾ। 
ਬਹੁਰ ਗਏ ਉਦਿਆਨ ਮਝਾਰਾ। 

ਬੈਸੇ _ਤਹਿੰ ਜਗ ਗੁਰੂ ਕਰਤਾਰਾ 
॥੩੯॥ 


ਦਹਰਾ : 

ਪੁਨਿ ਪੁਰਿ ਬਰੇ ਨ ਆਇ ਕੈ, 

ਬਾਹਰ ਬਾਸੁਰ ਰੈਨ। 

ਸਮਾ ਬਿਤਾਵਹਿਂ ਸਤਿਗੁਰੂ, 

ਸੂ ਅੰਗਦ! ਸੁਨਿ ਬੈਨ ॥੪੦॥ 

ਚੌਪਈ: ।ਆਖਦਾ ਹੈ। 
ਬਾਲਾ ਬਰਨਤਿ/ ਬਹੁਰੋ ਮੂਲਾ। 

ਲਖਤਿ ਨ! ਭੇਦ ਭਰਮ ਮਹਿ ਭੂਲਾ। __'ਸਮਝਦਾ ਨਹੀਂ। 
ਭਯੋ ਤਯਾਰ ਚਲਨ ਨਿਜ ਨਗਰਾ। 

ਸਦਨ ਸੰਭਾਰਨ ਕਾਰਜ ਸਗਰਾ ॥੪੧॥ 

ਆਨਨ ਸੋ ਇਵ ਗਿਰਾ ਉਚਾਰੀ। 

“ਸੁਨਹੁ ਸੁਲਖਨੀ ਸੁਤਾ ਹਮਾਰੀ ! 

ਇਹ ਠਾਂ ਅਬ ਨ ਤੋਰ ਕਛੁ ਕਾਜਾ। 

ਤਵ ਪਤਿ ਭਾ ਫਕੀਰ ਤਜਿ ਲਾਜਾ 

॥੪੨॥ 

ਅਪਰਹਿ ਕਵਨ ਕਰਹਿ ਨਿਰਬਹਿਵਾ!। _ 'ਤੇਰਾ ਨਿਰਬਾਹ ਕੌਣ ਕਰੇਗਾ। 
ਸਦਨ ਚਲਹੁ ਮੁਝ ਹੂਹੈ ਸੁਖ ਤਹਿਂਵਾ। 

ਕਰਮ ਮੰਦ ਹਹਿੰ ਸੁਤਾ! ਤੁਮਾਰੇ। 

ਘਰ ਉਜਰਜਯੋ ਇਸ ਹਾਲ ਭਤਾਰੇ!” 'ਪਤੀ ਦਾ (ਘਰ) 
॥੪੨॥ 

ਦੋਹਰਾ: 

ਭਨਤਿ ਨਾਨਕੀ ਬਦਨ ਤੇ, 

“ਇਉ ਨ ਬਨੈ ਇਹ ਬਾਤ। 

ਕਿਉ! ਭਰਜਾਈ ਕੋ ਅੰਬੈ, 

ਜਾਨਿ ਦੇਉ' ਸੰਗਿ ਤਾਤ ॥੪੪॥ 


579 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੌਪਈ: 

ਇਕ ਤੋ ਕਰੀ ਕ੍ਰਾਤ ਗਤਿ! ਐਸੇ। 

ਦੁਤਿਯ ਜਾਤਿ ਭਰਜਾਈ ਤੈਸੇ। 

ਕਿਹ ਬਿਧਿ ਉਰ ਮੈ ਧੀਰਜ ਧਰਿਹੋਂ'। 

॥੪੫॥ 

ਚੰਦੋ ਰਾਣੀ ਬੈਨ ਅਲਾਏ। 

“ਕਿਹ ਅਵਿਲੌਬਾ ਰਹਹਿ ਇਹ ਜਾਏ2। _'ਕਿਸ ਆਸਰੇ। “ਏਸ ਥਾਵੇਂ'। 
ਜਿਹ ਕੋ ਭਰਤਾ ਭਯੋ ਫਕੀਰਾ। 

ਧੰਰੈ _ਧੀਰ ਕਿਉਂ, ਭਈ _ਅਧੀਰਾ! 'ਬੇ-ਆਸਰਾ। 
॥੪੬॥ 

ਇਹ ਨਾਂ ਰਹਿਨ ਬਨੈ ਨਹਿਂ ਇਹ ਕੋ। 

ਨਿਕਟਿ ਨ ਸਾਸੁ ਸਸੁਰ ਘਰ ਜਿਹ ਕੋ। 

ਘਰ ਕੇ ਖਰਚ ਅਨਿਕ ਬਿਧਿ ਜੇਈ। 

ਹਿਤੂ ਬਿਨਾ ਕੋ ਸਾਰ ਨ ਲੇਈ ॥੪੭॥ 

ਦਹਰਾ : 





ਅਹੈਂ ਆਤਮਜ ਬੈਸ ਲਘੁ, 

ਰਿਦੇ ਨ ਸੁਧਿ ਤਿਨ ਕੋਇ। 

ਪਿਤਾ ਨ ਆਨਿ ਦੁਲਾਰਹੀ, 

ਭੇ ਅਨਾਥ ਸਮ ਸੋਇ ॥੪੮॥ 

ਚੌਪਈ: 

ਕਿਹ ਅਧਾਰ ਏ ਦੋਊ ਬਾਲਕ। 

ਹਮ ਘਰ ਚਲਿ ਹੂ ਹੈ ਪ੍ਰਤਿਪਾਲਕਾ। __'ਪਾਲਨਾ ਹੋਵੇਗੀ। 
ਸੁਰਤਿ ਸੰਭਾਰਹਿਂ ਕਰਹਿਂ ਕਮਾਈ। 

ਦੇਹਿਂ ਅਨਿਕ ਬਿਧਿ ਸੁਖ ਨਿਜ ਮਾਈ!” 'ਆਪਣੀ ਮਾਤਾ ਨੂੰ। 
॥੪੯॥ 

ਭਨੈ ਨਾਨਕੀ “ਮਾਸੀ ਸੁਨਿਯੇ। 

ਤੂੰ ਸਜਾਨੀ ਨਿਜ ਮਨ ਮਹਿ ਗੁਨਿਯੇ। 

ਭਰਾਤਾ ਪਰਮੇਸ਼ੁਰ ਸਮ ਰੂਪਾ। 

ਜਿਹ ਕੇ _ਕਰਤਬ ਜਗਤ _ਅਨੂਪਾ 

॥੫੦॥ 

ਮਾਨਵ' ਕੇ ਨ ਕਰਮ ਹੈ' ਐਸੇ। 


580 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 581 


ਕਰਤਿ ਅਲੌਕਿਕ! ਬਹੁ ਬਿਧਿ ਜੈਸੇ। 

ਹੇਰਤਿ ਸੁਨਤਯੋ' ਹੋਤਿ ਅਚੰਭਾ। 

ਸਪਥ_ ਮੋਹਿ, ਨਹਿ ਉਚਰੋ” ਦੰਭਾ? 

॥੫੧॥ 

ਦੋਹਰਾ: 

ਸਗਲ ਨਗਰ ਨਰ ਪਰਸਪਰ, 

ਉਚਰਤਿ ਭੇ ਬਹੁ ਬਾਰ। 

-ਸਰਬ ਦਰਬ ਖਰਚਨ ਕਰੈ', 

ਤੋਟਾ ਹੋਇ ਅਪਾਰ ॥੫੨॥ 

ਚੌਪਈ: 

ਖੋਇ ਦਰਬ ਕੋ ਜਾਵਹਿ ਭਾਜੂ। 

ਕਿਧੌ ਗੰਹੈ ਖਾਨਨ ਸਿਰਤਾਜੂ'-। 'ਖਾਨਾਂ ਦਾ ਵੱਡਾ (ਨਵਾਬ)। 
ਕੇਤਿਕ ਆਨ ਕਹੈ ਹਮ ਪਾਸਾ। 

ਸੁਨਹਿੰ ਬਿਲੋਕਹਿੰ! ਮਾਨਹਿਂ_ਤੁਾਸਾ? 'ਵੇਖਦੇ ਸਾਂ। “ਡਰ ਮੰਨਦੇ ਸਾਂ। 
॥੫੩॥ 

ਖਰਚੇ ਦਰਬ ਨਰੇਸ਼! ਸਮਾਨਾ। 'ਰਾਜੇ। 





ਜਾਚ! ਨ ਕੋਊ ਛੂਛ” ਪਯਾਨਾ। /ਮੰਗਕੇ। “ਖਾਲੀ। 
ਕਰੈ ਖਾਨ ਨਿਜ ਲੇਖਾ ਜਬ ਹੀ। 
ਬਾਕੀ ਨਿਕਸਹਿ ਅਧਿਕਹਿ' ਤਬ ਹੀ_'ਵਾਧਾ। 


॥੫੪॥ 

ਪੁਨ ਵੇਈਂ ਮਹਿ ਬਾਸੁਰ ਤੀਨਾਂ। 

ਰਹੇ ਖੋਜ ਨਹਿ ਕਾਹੂੰ ਚੀਨਾ। 

ਆਨਿ ਦੁਕਾਨਹਿ ਸਰਬ ਲੁਟਾਈ। 
ਲੂਟਤਿ ਤ੍ਰਿਪਤੇ, ਤੋਟ ਨ ਆਈ 
॥੫੫॥ 

ਮਾਸੀ! ਔਰ ਭਈ ਇਹ ਬਾਤਾ। 

ਜੋ ਮਸੀਤ ਸਭਿ ਤੁਮ ਬਖਯਾਤਾ। 
ਸ਼ਕਤਿ ਨ ਐਸੀ ਕਿਹ ਨਰ ਮਾਂਹੀ। 
ਵਰਤੀ ਰਿਦੇ ਬਤਾਵਹਿ ਤਾਂਹੀ! ॥੫੬॥ _ 'ਕਿਸੇ ਦੇ) ਦਿਲ ਵਰਤੀ ਗਲ ਦੱਸ ਦੇਵੇ। 
ਦਹਰਾ : 

ਭਰਜਾਈ ਪਰ ਕ੍ਰੋਧ ਕੁਛ, 

ਜੇ ਕਰਤੋ ਮਮ ਭੁਾਤ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 582 


ਹਾਥ ਬੰਦ ਕਰਿ ਬੇਨਤੀ, 
ਬਖਸ਼ਾਵਤਿ ਸਭਿ ਭਾਂਤਿ ॥੫੭॥ 
ਚੌਪਈ: 





ਰੋਸ ਰਤੀਕ ਨ ਹੈ ਮਨ ਮਾਂਹੀ। 

ਕੋ ਕੁਚਾਲ ਤਿਨ ਕੇ ਤਨ ਨਾਂਹੀ। 
ਆਵਤਿ ਜੋ ਉਰ ਮਹਿਂ ਸੋ ਕਰਿਈਂ। 
ਕਿਸੂ ਲੋਕ ਕੀ ਲਾਜ ਨ _ਧਰਿਈਂ" 'ਪਾ:-ਕਾਨ ਨ ਕਰਹੀ। 
॥੫੮॥ 

ਤਿਹ ਪਰ ਨਹਿ' ਬਸ ਮਾਸੀ! ਹਮਰਾ। 
ਸਭਿ ਗੁਨਐਨ ਜਮਾਤਾ ਤੁਮਰਾ। 

ਮਰਮ' ਜੁ ਤਿਸ ਕੋ ਜਾਇ ਨ ਜਾਨਾ। 
ਕਾਰਨ ਕੌਨ _ਬੇਖ ਇਉ ਠਾਨਾ 
॥੫੯॥ 

ਰਹਿਨ ਦੇਉ ਇਹ ਠਾ ਭਰਜਾਈ'। 
ਕਰਿ ਮੁਝ ਪਰਉਪਕਾਰ ਭਲਾਈ। 

ਜੇ ਹਠ ਕਰਿ ਲੇ ਜਾਵਹੁ ਅਬਹੀ। 
ਓਦਰ ਜਾਇ ਰਿਦਾ ਮਮ ਤਬ ਹੀ? 
॥੬੦॥ 

ਦਹਰਾ : 

ਮੂਲਾ ਭਾਖੇ “ਅਬ ਇਹਾ, 

ਤਜਿ ਕਰਿ ਹਮ ਨਹਿਂ ਜਾਇੰ। 

ਰਹਨਿ ਨ ਹਯਾ! ਬਨਿ ਆਇ” ॥੬੧॥ 'ਇਥੇ। 
ਚੌਪਈ: 

ਬਹੁਰ ਨਾਨਕੀ ਬਚਨ ਉਚਾਰੇ। 

“ਸੁਨਿ ਮਾਸੀ! ਨਹਿ ਜੋਰ ਹਮਾਰੇ। 
ਹਮਰੀ ਬਿਨਤੀ ਸੁਨਹੁ ਜਿ ਕਾਨਾ। 
ਛੋਰਿ ਜਾਹੁ ਤੁਮ ਇਹ ਇਸਥਾਨਾ 
॥੬੨॥ 

ਸਭਿ ਕੀ ਸੁਧਿ ਲੇਵਹਿ ਕਰਤਾਰਾ। 
ਕਰਹਿੰ ਸੇਵ ਬਲ ਜਿਤੋ ਹਮਾਰਾ। 
ਅਸਨ ਬਸਨ ਬਹੁ ਪੁਭੁ ਨੈ ਦੀਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 583 


ਰਲਿ ਮਿਲਿ ਖਾਵਹਿੰ ਭੇਦ ਬਿਹੀਨਾ 
॥੬੩॥ 

ਇਹ ਠਾਂ ਰਹਿਨ ਨ ਤੁਮ ਮਨ ਭਾਈ। 
ਤੌ ਤਲਵੰਡੀ ਦੇਹੁ” ਪੁਜਾਈ। 

ਰਹਹਿ ਸਾਸੁ ਕੇ ਨਿਕਟਿ ਸੁਖਾਰੀ। 
ਕਰਹਿ ਸੁਪੌਤ੍ਨਾਂ ਕੀ ਪ੍ਰਿਤਪਾਰੀ?” 'ਪੋਤ੍ਿਆਂ ਦੀ। ਔਰੀ ਮਾਂ) ਕਰੇਗੀ ਪਾਲਨਾਂ। 
॥੬੪॥ 

ਤਿਨ ਕੇ ਮਨ ਕੀ ਜਾਨਿ ਜਰਾਮੂ। 
-ਤਜਹਿਂ ਨ, ਲੇ ਜਾਵਹਿਂ ਨਿਜ ਧਾਮੂ-। 
ਅਨਿਕ ਜਤਨ ਕਰਿ ਰਹੇ ਨ ਮਾਨਹਿਂ। 
ਤਿਨ ਸੋ ਇਹ ਬਿਧਿ ਬਚਨ ਬਖਾਨਹਿ 
॥੬੫॥ 

ਦੁਹਰਾ: 

“ਸਿਰੀਚੰਦ ਕੋ ਛੋਰਿਯੇ, 

ਲੇ ਜਾਵਹੁ ਤਿਹ ਮਾਤ। 

ਬਹੁ ਝਗਰੇ ਸੋ ਮਨੇ ਇਵ, 

ਭੀ ਸਲਾਹਿ ਇਹ ਭਾਂਤਿ ॥੬੬॥ 
ਚੌਪਈ: 

“ਸਿਰੀ ਚੰਦ ਜੌ ਰਹੇ ਅਵਾਸੂ। 

ਤੱਦਪਿ ਉਰ ਮੁਝ ਬਹੁ ਧਿਰਵਾਸੂ। 
ਲੇਤਿ ਦੇਤਿ ਮਾਸੀ ਸੁਧ ਰਹਿਯੇ। 
ਆਵਤਿ ਜਾਤਿ ਸੰਦੇਸੇ ਕਹਿਯੇ ॥੬੭॥ 
ਬਿਸਰ ਨ ਜੱਯੈ ਉਰ ਹਿਤ ਧਰਿਯੇ। 
ਕਦੇ ਆਪ ਆਵਨ ਮਨ ਕਰਿਯੇ। 
ਹਮਰੇ ਅਵਗੁਨ ਮਨ ਨ ਵਿਚਰਿਯੇ। 
ਪਾਛਲ ਰੋਸ ਸਰਬ ਸੋ __ਹਰਿਯੇ` 
॥੬੮॥ 

ਭਯੋ ਤਯਾਰ ਚਲਨ ਕੋ ਜਬ ਹੀ। 
ਮਿਲੀ ਸੁਲਖਣੀ ਹਿਤ ਕਰਿ ਤਬ ਹੀ। 
ਲੋਚਨ ਨੀਰ ਬਿਮੋਚਤਿ ਦੋਊ। 

ਭਈ _ਬਿਰਹਿ ਤੇ ਦੁਖੀਆ ਸੋਊ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 584 





॥੬੯॥ 


ਦੋਹਰਾ: 

ਪੇਮ ਰਿਦੈ ਗਦਗਦ ਗਿਰਾ', 

ਧਰਜਯੋ ਚਰਨ ਪਰ ਸੀਸ। 

ਲਾਇ ਗਰੇ ਸੋ ਨਾਨਕੀ, 

ਹਿਤ ਸੋ' ਦੀਨਿ ਅਸੀਸ ॥੭੦॥ 

ਚੌਪਈ: 

ਲਖਮੀਦਾਸ ਸੀਸ' ਕਰ ਫੇਰਾ। 

ਕਰਤਿ ਦੁਲਾਰ ਪੇਮ ਬਹੁ ਬੇਰਾ। 

ਆਨਨ ਭਨਤਿ ਨ ਜਾਨਤਿ ਤਿਨ ਕੌ। 

ਹੇਰਿ! ਬਿਰਹ” ਹੋਵਤਿ ਦੁਖ ਮਨ ਕੋ_ 'ਵੇਖ ਕੇ। “ਵਿਛੋੜੇ ਦਾ। 


॥੭੧॥ 

ਸਿਰੀਚੰਦ ਕੋ ਲੈ ਨਿਜ ਅੰਕਾ। 'ਗੋਦੀ। 
ਸੂੰਘਤਿ' ਮਾਤਾ ਬਦਨ ਮਯੰਕਾ। 'ਚੁੰਮਦੀ ਹੈ। 
ਜਿਉ ਗੋ! ਬਤਸਹਿ? ਤਜਿ ਨ ਸਕਾਹੀ। _'ਗਾਂ। “ਵੱਡੇ ਨੂੰ। 
ਤਿਉ” ਲਗਾਇ ਗਰ! ਛੋਰਤਿ ਨਾਂਹੀ 'ਗਲੇ। 


॥੭੨॥ 

ਰੁਦਨ ਅੱਸ਼ੂ ਸੋਂ ਬਦਨ ਭਿਗੋਏ'। 'ਹੰਝੂਆਂ ਨਾਲ ਮੁਖ ਭਿੱਜ ਗਏ। 
ਦੁਹਿ ਦਿਸ਼ਿ ਮੋਹ ਬਿਖੈ ਮਨ ਭੋਏ!। __'ਖਚਤ ਹੋਏ। 

ਸ਼ੀ ਜੈਰਾਮ ਨਾਨਕੀ ਦੋਊ। 

ਲੋਚਨ ਤੇ ਜਲ ਮੋਚਤਿ' ਸੋਊ ॥੭੩॥ _'ਹੰਝੂ ਡੇਗਦੇ ਹਨ। 

ਰੁਦਨ ਕਰਤਿ ਸਭਿ ਦਾਸੀ ਦਾਸਾ। 

ਬਿਰਹ' ਜਨਤਿ? ਮਨਿ ਭਾ ਦੁਖ ਰਾਸਾ?। 'ਵਿਛੋੜੇ ਤੋਂ। “ਪੈਦਾ ਹੋਇਆ (ਦੁਖ)। 'ਬਹੁਤ। 
ਮੂਲਚੰਦ ਪੁਨਿ ਚੰਦੋਰਾਨੀ। 

ਰੋਦਨ _ਕਰਤਿ ਬਿਕੁਲ' ਭੀ ਬਾਨੀ 'ਵਿਆਕੁਲ। 

॥੭੪॥ 

ਨਗਰ ਨਾਰਿ ਮਿਲਨੇ ਜੋ ਆਈ। 

ਸਭਿ ਲੋਚਨ ਜਲਧਾਰ ਬਹਾਈ। 

ਬਾਰ ਬਾਰ ਮਿਲ ਕਰਿ ਬਹੁ ਭਾਂਤੀ। 

ਬਹੁਰ ਬਹੁਰ ਭਰਿ ਆਵਤਿ ਛਾਤੀ 

॥੭੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





“ਦਿਨ ਬਹੁ ਚਢਯੋ, ਪੰਥ ਵਡ ਜਾਨਾ। _ 'ਪੈਂਡਾ। 
“ਚਲਹੁ ` ਸੁ ਮੂਲੇ ਬਚਨ ਬਖਾਨਾ। 
ਲਖਮੀ ਦਾਸ ਲੇਯ ਕਰਿ ਮਾਤਾ। 

ਗਮਨੀ ਤਬਹਿ ਸੰਗਿ ਨਿਜ ਤਾਤਾ! 
॥੭੬॥ 
ਸਿਰੀਚੰਦ ਜੀ ਪੁਰਿ ਸੁਲਤਾਨਾ। 

ਰਹੇ ਨਾਨਕੀ ਢਿਗ ਸੁਖਦਾਨਾ। 

ਲੇ ਕਰਿ ਮੂਲਾ ਤਨਿਯਾ ਸੰਗਾ। 

ਗਯੋ ਨਗਰ ਨਿਜ, ਜਿਹ ਮਨ _ਭੰਗਾ 
॥੭੭॥ 

ਤਬ ਤੇ ਰਹੀ ਸੁਲਖਣੀ ਤਹਿੰਵਾਂ। 
ਜਨਨਿ ਜਨਕ ਕੇ ਸਦਨਹਿ' ਜਹਿਵਾ। 
ਕਰਤਿ ਦੋਹਿਤੇ ਕੀ ਪੁਤਿਪਾਲਾ। 
ਲਾਲਤਿ! _ਮੂਲਾ ਅਨੰਦ _ਬਿਸਾਲਾ 
॥੭੮॥ 


<< 


ਦੋਹਰਾ: 
ਪਿਖਿ ਕੁਚਾਲਿ ਕਲਿ ਕਾਲ ਕੋ 
ਧਰ ਪਰ? ਵਪੁ” ਧਰਿ ਜਾਂਹਿ“। 'ਧਰਤੀ। “ਤੇ। “ਸ਼ਰੀਰ। “ਧਰਿਆ ਹੈ ਜਿਸ ਨੇ। 
ਪੂਰਨ ਹੋਯੋ ਧਜਾਇ ਅਬ 

ਨਮਸਕਾਰ ਮਮ ਤਾਂਹਿ ॥੭੯॥ 
ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੁਰਾਬਾਰਧੇ “ਮੂਲੇ ਕੋ” ਪ੍ਰਸੰਗ ਬਰਨਨੰ ਨਾਮ 
ਤੇਤੀਸਮੋ' ਅਧਜਾਯ ॥ ੩੩ ॥ 


585 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 586 





੨੪. [ਗੁਰੂ ਪਗ ਮੰਗਲ। ਮਰਦਾਨਾ ਆਯਾ। 


(ਮਰਦਾਨਾ ਗੁਰੂ ਜੀ ਪਾਸ ਆਯਾ) ॥੩੩॥ 
(ਮਰਦਾਨੇ ਨੂੰ ਨਾਲ ਰਹਿਣ ਲਈ ਪ੍ਰੇਰਨਾ) ॥ ੩੭..॥ 
(ਭੁੱਖ ਤੇਹ ਸਹਿਣ ਲਈ ਤਿਆਰ ਰਹਿਣ ਵਾਸਤੇ ਕਹਿਣਾ) ॥੫੨॥ 
(ਮਰਦਾਨੇ ਦੀ ਰਬਾਬ) ॥੬੩॥ 

ਦੋਹਰਾ: 
ਸੁ ਗੁਰੁ ਪਗ ਹੈ ਕੀਲਿਕਾ, ਮਨ ਦਾਨੋ ਢਿਗ ਕੀਨ। 
ਪਗ=ਚਰਣ ਕੀਲਿਕਾ=ਚੱਕੀ ਦੀ ਕਿੱਲੀ।(ਅ) ਕੀਲ ਲੈਣ ਵਾਲਾ ਮੰਤੁ। ਦਾਨੋ=ਦਾਣਾ। (ਅ) ਦਾਨਵ। 
ਮੋਹਾਦਿਕ ਪਟ ਭਿਟਤਿ ਨਹਿ, ਰਾਖਹਿੰਗੇ ਲਖਿ ਦੀਨ ॥੧॥ 
ਪਟ=ਪੁੜ। ਭਿਟਤ=ਭਿੜਦੇ, ਪਰਸਪਰ ਰਗੜ ਨਹੀਂ ਖਾਂਦੇ। ਲਖਿ=ਲਖਕੇ, ਦੇਖਕੇ, ਜਾਣਕੇ। 
ਦੀਨ=ਗ੍ਰੀਬ, ਲਾਚਾਰ। 
ਅਰਥ: 
ਸੀ ਗੁਰੂ (ਜੀ ਦੇ) ਚਰਣ ਚੱਕੀ ਦੀ ਕਿੱਲੀ (ਸਮਾਨ ਹਨ, ਮੇਰਾ) ਮਨ (ਦੋ ਪੁੜਾਂ ਦੇ ਵਿਚ 
ਆਇਆ ਦਾਣਾ ਹੈ, ਜੋ ਮੈਂ ਇਸ ਕਿੱਲੀ ਦੇ) ਨੇੜੇ ਕਰ ਦਿੱਤਾ ਹੈ, ਮੋਹ ਆਦਿਕ ਪੁੜ (ਇਸ 
ਕਿੱਲੀ ਦੇ ਕੋਲ) ਭਿੜਦੇ ਨਹੀਂ (ਇਸ ਕਰਕੇ ਮੇਰੇ ਮਨ ਨੂੰ) ਗਰੀਬ ਜਾਣਕੇ ਬਚਾ ਲੈਣਗੇ। 
ਭਾਵ: 
ਫਸਾਉਂਦੀਆਂ ਹਨ, ਮਨ ਇਕ ਦਾਣੇ ਵਾਂਡੂ ਹੈ ਜੋ ਇਨ੍ਹਾਂ ਬ੍ਰਿਤੀਆਂ ਦੀ ਦੰਦ ਰਗੜ ਵਿਚ 
ਆਇਆ ਹੋਇਆ ਹੈ, ਇਸ ਕਰਕੇ ਸ਼੍ਰੀ ਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਨਾ ਮਾਨੋ” ਕਿੱਲੀ 
ਦੇ ਨੇੜੇ ਆ ਜਾਣਾ ਹੈ। ਕਿੱਲੀ ਦੇ ਨਾਲ ਲੌਗੇ ਦਾਣੇ ਪਿਸਦੇ ਨਹੀਂ। ਇਹ ਖਿਆਲ ਸ਼੍ਰੀ ਗੁਰੂ 
ਗੁੱਥ ਸਾਹਿਬ ਜੀ ਵਿਚ ਇੰਝ ਹੈ- 
ਦੁਇ ਪੁੜ ਚਕੀ ਜੋੜਿ ਕੇ ਪੀਸਣ ਆਇ ਬਹਿਨੁ ॥ 
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਨੁ ॥ 
ਸ਼ੀ ਬਾਲਾ ਸੰਧੁਰੁ ਵਾਚ ॥ 
ਚੌਪਈ: 
ਬਾਲਾ ਕਹੈ ਸੁਨੋ ਸ਼ੀ ਅੰਗਦ। 
ਸ਼ੀ ਗੁਰ ਕਥਾ ਦੇਯ ਸੁਖ ਸੰਪਦ। 
ਨਿਸ ਬਾਸੁਰ ਰਾਜਹਿੰ' ਉਦਿਆਨਾ। 'ਵਿਰਾਜ ਰਹੇ ਹਨ। 
ਜਿਸ ਦਰਸ਼ਨ ਦੁਖ ਦਾਰਿਦ ਹਾਨਾ! 'ਨਾਸ਼ ਹੁੰਦੇ ਹਨ। 
॥੨॥ 
ਭਗਤ ਜਗਤ ਮਹਿ ਮਗ ਪੁਗਟਾਵਨ। 
ਕੁਮਤਿ ਕੁਪੰਥ ਕੁਦੰਭ' ਮਿਟਾਵਨ। 'ਕਰੂਰ ਦੰਭ। 
ਕੀਰਤਿ ਨਾਮ ਪੁਤਾਪ ਵਧਾਵਨ। 
ਸ਼ੁਭ ਮਾਰਗ ਮਾਨਵ ਕੋ ਪਾਵਨ ॥੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਇਹ ਬਿਧਿ ਕੀ ਇਛਾ ਉਰ ਧਾਰੀ। 
ਜਪਹਿਂ' ਨਾਮ ਜਿਹ ਸੰਤ ਮੁਰਾਰੀ'। 
ਮਾਨਨ' ਮਨ ਕੋ ਹਾਨਨ ਮਾਨਾ?। 

ਦੀਨਨ ਕੋ ਤਾਰਨ ਭਗਵਾਨਾ ॥੪॥ 


<< 


ਦੁਹਰਾ: 

ਜਿਸ ਕੀ ਕਰੁਨਾ ਤੇ ਮੁਚਹਿ”', ਕਲਿ 
ਕੇ? ਕਲੁਖ” ਕਲੇਸ਼। 

ਕਛੁਕ ਕਾਲ ਬੀਤਤਿ ਭਯੋ, ਧਰੇ ਦੇਹਾ! 
ਅਸ ਬੇਸ” ॥੫॥ 

ਚੌਪਈ: 

ਸਭਿਹਿ ਬਿਲੋਕੀ' ਬਿਧਿ ਨਰ ਕਾਹੀ?। 
ਭਨੀ ਖਬਰ ਤਲਵੰਡੀ ਤਾਹੀ। 

ਸੁਨਿ ਪਰਵਾਰਹਿਂ ਪਰਯੋ ਖਭਾਰੂ'। 

ਜਨੁ ਬਨ ਬਨਜਹਿ! ਹਨਯੋ? ਨਿਹਾਰੂ” 
॥੬॥ 

ਕਾਲੂ ਬੋਲ ਲਯੋ ਮਰਦਾਨਾ। 

ਅਧਿਕ ਸ਼ੋਕ ਸੋ ਬਚਨ ਬਖਾਨਾ ॥ 
“ਜਾਹੁ ਅਬਹਿ ਤੂੰ ਪੁਰਿ ਸੁਲਤਾਨਾ। 
ਬਿਨ _ਬਿਲੈਬ _ਨਿਜ! ਕਰੋਂ _ਪਯਾਨਾ 
॥੭॥ 

ਕਾਹੂ ਢਿਗ ਤੇ ਸੁਨੀ ਕੁਚਾਲੀ। 

ਨਾਨਕ ਕੀਨੋ ਭੇਖ ਕੁਢਾਲੀ। 

ਤਜਿ ਦੀਨੋ ਸਭਿ ਮੋਦੀ ਖਾਨਾ। 

ਭਯੋ ਫਕੀਰ ਛੋਰਿ ਕੁਲਕਾਨਾ! ॥੮॥ 
ਦੁਹਰਾ: 

ਮਰਦਾਨੇ ਤਤਕਾਲ ਸੁਨਿ, ਕੀਨ ਪਯਾਨੋ 
ਮਾਨਾਂ। 

ਨਾਨਕ ਜਨਨੀ ਜਨਕ ਮਨ, ਗੁਨਹਿੰ? 
ਅਨਿਕ ਅਨੁਮਾਨ” ॥੯॥ 

ਚੌਪਈ: 

-ਤੋਟਾ ਭਯੋ ਦਰਬ ਕੋ ਤਾਸੂ। 

ਕਿਧੋਂ ਰਿਦਾ ਤਿਹ ਕੀਨ ਉਦਾਸੂ। 


587 





'ਪਰਮੇਸ਼ੁਰ। 
'ਮਾਨੀਆਂ ਦੇ। ਆਨ ਨੂੰ ਨਾਸ਼। 


'ਛੁਟ ਜਾਣ। “ਕਲਜੁਗ ਦੇ। “ਪਾਪ। "ਪਾ:- 
ਮਿਟਹਿਂ। 


ਧਾਰਿਆ ਹੋਇਆ ਦੇਹ ਪਰ। “ਐਸਾ ਭੇਸ। 
'ਦੇਖੀ। “ਕਿਸੇ ਆਦਮੀ ਨੇ। 
'ਘਬਰਾਹਟ। 


/ਬਗੀਚੀ ਕਵਲਾਂ ਦੀ ਨੂੰ। “ਨਾਸ਼ ਕੀਤਾ। “ਬਰਫ 
ਨੇ, ਕੱਕਰ ਨੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 588 


ਅਤਿ ਉਦਾਰ, ਬਹੁ ਦਰਬ ਲੁਟਾਯੋ। 

ਹਮ ਜਾਨਤਿ ਕਛੁ ਤੋਟਾ ਆਯੋ ॥੧੦॥ 

ਬਹੁਤ ਬਾਰ ਮੈ ਸਿਖਵਨ ਦੀਨੀ। 

ਧਨ ਨਹਿ ਖੋਇ ਏਕ ਨਹਿਂ ਚੀਨੀ!। __ 'ਨਹੀਂ ਸਮਝੀ (ਗੁਰੂ ਜੀ ਨੇ)। 
ਰਹਤਿ ਡਰਤਿ ਜਿਹ ਤੇ ਦਿਨ ਰਾਤੀ। 

ਬਨੀ ਬਾਤ ਸੋਊ ਦੁਖ ਦਾਤੀ- ॥੧੧॥ 

ਭੂਰ ਬਿਸੂਰਹਿ ਉਰ, ਸਿਰ ਧੁਨਈ!। __ 'ਸਿਰ ਧੁਨੇ। 

ਅਨਿਕ ਕਲਪਨਾ ਮਨ ਮਹਿ' ਗੁਨਈ। 

ਸੋ ਬਾਸੁਰ ਬਿਨ ਅਸਨ ਬਿਤਾਯੋ। 

ਨਰ ਕਹਿ ਰਹੇ ਨ ਆਨਨ ਪਾਯੋ! 'ਮੂੰਹ ਵਿਚ ਨਾ ਪਾਯਾ (ਅੰਨ)। 





॥੧੨॥ 

ਦੋਹਰਾ: 'ਸਮਝਾਇਆ। “ਕਈ ਤਰ੍ਹਾਂ। 

ਸੁਨਿ ਕਰਿ ਰਾਇ ਬੁਲਾਰ ਯੌ, 

ਪਰਬੋਧਯੋ! ਬਹੁ ਭਾਂਤਿ?। 

'ਨਾਨਕ ਦਿਸ਼ ਤੇ ਆਪ ਤੂੰ, ਕਛੂ ਨ 'ਸਰੀਰ ਵਿਚ, ਭਾਵ ਦਿਲ ਵਿਚ (ਅ) ਗੁੱਸਾ। ਨਾ 


ਚਿੰਤ ਕਰਿ ਗਾਤਾ' ॥੧੩॥ ਰਿ 


ਚੌਪਈ: 

ਨਾਨਕ ਕਾਰਨ ਕਰਨ ਸੁਤੰਤਰ। 

ਮਨ ਜਾਨਹੁ ਕਿਹ ਕੋ ਨ ਪੁਤੰਤਰਾਂ। ਮਕਿਸੇ ਦੇ ਪਰਾਧੀਨ ਨਾਂ ਜਾਣ। 
ਜੋ ਕਿਛੁ ਕਾਰਜ ਕਰਹਿ ਭਲਾ ਸੋ। 

ਸੁਖ ਸਾਗਰ ਧਰਿ ਦੇਹਿ ਕਲਾ ਸੋ!” "ਉਹ ਤਾਂ ਸੁਖ ਸਾਗਰ ਨੇ ਕਲਾ ਸਮੇਤ ਦੇਹਧਾਰੀ 
॥੧੪॥ ਹੈ। 

ਇਹ ਬਿਧ ਧੀਰਜ ਦੇ ਕਰਿ ਰਾਊ। 

ਚੇਤਹਿ ਸ਼੍ਰੀ ਗੁਰ ਰਿਦੈ ਸੁਭਾਊ। 

ਉਰ ਦਰਸ਼ਨ ਕੀ ਚਾਹ ਨ ਥੋਰੀ। 

ਚਾਤ੍ਰਿਕ ਸ੍ਰਾਂਤੀ', ਚੰਦ ਚਕੋਰੀ ॥੧੫॥ _'ਪਪੀਹੇ ਦੀ ਸ੍ਰਾਂਤੀ ਬੂੰਦ ਵਲ। 
ਸਭਿਨਿ ਬੇਦੀਅਨ ਅਚਰਜ ਮਾਨਾ। 

-ਕੋ ਕਾਰਨ ਭਾ ਜਾਇ ਨ ਜਾਨਾ। 

ਸੰਪਤਿ ਸਰਬ ਪੁਕਾਰ ਬਿਸਾਲਾ। 

ਹੁਤੋ ਸੂਤ ਅਧਿਕਾਇ ਨ੍ਰਿਪਾਲਾ£! - 'ਬਣੀ ਹੋਈ ਸੀ ਬੜੀ ਨ੍ਹਾਬ ਨਾਲ। 
॥੧੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 589 


ਤਲਵੰਡੀ ਬਿਰਤਾਂਤਹਿ ਐਸੇ। 

ਸੁਨਹੁ ਗਯੋ ਮਰਦਾਨਾ ਜੈਸੇ। 

ਪ੍ਰਾਕ' ਨਾਨਕੀ ਕੇਰ ਨਿਕੇਤੂ। 'ਪਹਿਲਾਂ। 
ਪ੍ਰਵਿਸ਼ਯੋ! ਕੁਸ਼ਲ ਲੇਨ ਕੇ _ਹੇਤੂ 'ਵੜਿਆ। 
॥੧੭॥ 

ਜਾਇ ਦੁਆਇ' ਕਹੀ ਬਿਧਿ ਨੀਕੀ। 'ਅਸੀਸ। 

ਬੈਸਯੋ ਬਹੁਰ ਪੁਭਾ! ਜਿਹ ਫੀਕੀ। 'ਰੌਣਕ (ਚਿਹਰੇ ਦੀ)। 
ਸਰਬ ਪ੍ਰਕਾਰ ਕੀਨ ਸਤਿਕਾਰਾ। 

ਬਦਨ ਨਾਨਕੀ ਬਚਨ ਉਚਾਰਾ ॥੧੮॥ 

“ਦੇਹੁ ਕੁਸ਼ਲ ਤਲਵੰਡੀ ਨਗਰੀ। 

ਬਹੁਰ ਜਨਕ ਜਨਨੀ ਕੀ ਸਗਰੀ। 

ਸਰਬ ਕੁਸ਼ਲ ਸੋ ਰਾਇ ਸਰੀਰਾ? 

ਨਿਜ _ਆਵਨ ਹਿਤਾਂ, ਕਹੁ _ਮਤਿ_'ਕਾਰਨ। “ਹੇ ਬੁਧੀ ਥਿਰ ਵਾਲੇ। 
ਧੀਰਾ?!” ॥੧੯॥ 

ਸੁਨਿ ਮਰਦਾਨੇ ਬਚਨ ਬਖਾਨਾ। 

“ਸਰਬ ਪੁਕਾਰ ਕੁਸ਼ਲ ਤਿਹ ਥਾਨਾ। 

ਮਮ ਆਵਨ ਕੋ ਲਖਹੁ ਨਿਦਾਨਾ। 

ਤੋਰ ਜਨਕ _ਸੁਨਿਓ ਇਵ _ਕਾਨਾ 

॥੨੦॥ 

-ਸ਼ੀ ਨਾਨਕ ਤਜਿ ਮੋਦੀਖਾਨਾ। 

ਬੇਖ ਫਕੀਰ ਸਰੀਰਹਿ ਠਾਨਾ-। 

ਮੁਝ ਬੁਲਾਇ ਸੁਧਿ ਲੇਵਨ ਹੇਤੂ। 

ਪਠਜੋ ਦੂਤਾ' ਬੇਦੀ ਕੁਲ ਕੇਤੂ ॥੨੧॥ _'ਛੇਤੀ। 'ਪਾ:-ਤੁਰਤ। 
ਕਮਲ ਬਦਨ! ਹੈ ਅਬ ਕਿਹ ਜਾਈ?? __'ਭਾਵ ਗੁਰੂ ਜੀ। “ਕਿਸ ਥਾਵੇ'। 
ਬੂਝ ਲੇਉ' ਸੁਧਿ ਤਬ ਤਿਨ ਤਾਂਈ। 'ਤਦੋ" ਉਨ੍ਹਾਂ ਕੋਲੋ'। 
ਨਾਤੁਰ ਜਿਹ ਬਿਧਿ ਕੀ ਸੁਧਿ ਹੋਇ। 

ਮੁਝਹਿ ਬਤਾਵਹੁ ਤੁਮ ਕਹਿ ਸੋਇ 

॥੨੨॥ 

ਸੁਨਿ ਕਰਿ ਸੋ ਤੁਮਰੇ ਪਿਤ ਮਾਤਾ। 

ਜਾਇ ਬਤਾਵੋ' ਜਿਉ ਕੁਸ਼ਲਾਤਾ। 

ਅਪਰ ਨ ਜਾਨਹੁ ਆਵਨ ਹੇਤੂ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 590 


ਕਾਰਜ ਸੁਧ ਬੇਦੀ ਕੁਲਕੇਤੂ ` ॥੨੩॥ _'ਖਬਰ ਲੈਣੀ। 
ਦਹਰਾ : 

ਅਵਿਲੋਕਤਿ ਨੈਨ। 

ਸੋ ਸੁਧਿ ਜਾਨਹੁ ਇਹਾਂ ਕੀ, ਕਹਿਨ ਬਨੈ 
ਕਿਉਂ ਬੈਨ ॥੨੪॥ 

ਚੌਪਈ: 

ਅਧਿਕ ਜਿ ਸੁਧ ਲੇਵਨ ਕੀ ਚਾਹੂ। 
ਮਿਲਿਯੇ ਜਾਇ ਸਹੋਦਰ ਪਾਹੂ। 

ਬੂਝਹੁ ਕੁਸ਼ਲ ਤਹਾਂ ਤੁਮ ਜਾਈ। 

ਭਲੀ ਭਾਂਤਿ ਸੋ ਦੇਇਂ ਸੁਨਾਈ ॥੨੫॥ 
ਤਿਨ ਤੇ ਸੁਨਿ ਤਲਵੰਡੀ ਜੱਯੈ। 

ਪੁਨਿ ਪਿਤ ਮਾਤਹਿਂ ਕੁਸ਼ਲ ਸੁਨੰਯੈ। 
ਨਗਰ ਵਹਿਰ ਜਹਿ' ਵਡ ਉਦਿਆਨਾ। 
ਤਹਿੰ ਬੈਠੇ ਹੈਂ ਦਯਾ ਨਿਧਾਨਾ” ॥੨੬॥ 
ਚਲਨ ਲਗਜਯੋ ਜਬ ਹੀ ਮਰਦਾਨਾ। 





ਬਹੁਰ ਨਾਨਕੀ ਬਚਨ ਬਖਾਨਾ। 

“ਅਸਨ! ਅਚਹੁ” ਅਬ ਅੰਹੈ ਤਯਾਰੂ। ” 'ਭੋਜਨ। “ਛਕ ਲਓ। 
ਲੇ ਤਬ ਕੀਨੋ ਖਾਨਿ ਅਹਾਰੂ ॥੨੭॥ 

ਤ੍ਰਿਪਤਿ ਹੋਇ ਪੁਨਿ ਪਾਇ ਰਜਾਈ!। __'ਆਗਜਾ ਲੈਕੇ। 
ਨਿਕਸਯੋ ਘਰ ਤੇ ਸ਼ੋਕ ਬਧਾਈ। 

ਜਿਹ ਦਿਸ਼ ਸ਼੍ਹੀ ਗੁਰੁ ਬੈਸੇ ਸੁਨੇ। 

ਕਿਯੋ ਗਵਨ! ਤਿਹ ਦਿਸ਼ ਮਨ ਗੁਨੇ 


॥੨੮॥ 

ਦੋਹਰਾ: 

-ਨਿਸ਼ਚੈ ਭਏ ਫਕੀਰ ਸੋ, ਬੈਸੇ ਜੇ 
ਉਦਿਆਨ। 

ਦਰਬ ਬਹੁਤ ਕੀ ਕ੍ਰਿੱਤ ਸੀ, ਤਜੀ, ਨ 
ਕਰੀ ਸਯਾਨ!- ॥੨੯॥ 

ਚੌਪਈ: 

ਲੋਚਨ ਸੋ' ਬਿਲੋਕ ਪਤਿ ਲੋਕੂ'। 

ਭਯੋ ਬਿਸ਼ੇਖ ਰਿਦ ਮਹਿ ਸ਼ੋਕੂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 591 





-ਜਿਹ ਤਨ ਮਹਿਂ ਕੰਚਨ ਲੈਕਾਰਾ। 

ਮੋਤੀ _ਰਤਨਨਿ _ ਸ਼ੁਭਤਿ _ ਅਪਾਰਾ 

॥੩੦॥ 

ਚਾਰੁ ਪਟੰਬਰ ਪੁਨ ਪਸ਼ਮੰਬਰਾਂ। 

ਪਹਿਰੇ ਸੁਭਤਿ ਬਿਸਾਲਹਿ ਸੁੰਦਰ। 

ਸੋ ਭਗਵੇ ਧਰਿ ਚੀਰ ਸਰੀਰਾ-। 

ਬੈਸੇ ਇਵ ਗੁਨਿ!' ਹੋਤਿ ਅਧੀਰਾ? 'ਸੋਚਕੇ। “ਘਬਰਾਉਂਦਾ ਹੈ। 
॥੩੧॥ 

-ਜਿਨ ਕੇ ਭੀਰ ਭੂਰ ਚੌਫੇਰੇ। 

ਉਸਤਤਿ ਕਰਤਿ ਰਹਤਿ ਨਰ ਘੇਰੇ। 

ਸੋ ਏਕਲ ਉਦਿਆਨ ਮਝਾਰਾ। 

ਬੈਸੇ- ਇਵ ਕਹਿ ਦ੍ਰਿਗ' ਜਲ ਡਾਰਾ? 'ਨੇਤ੍ਰਾਂ ਤੋਂ। “ਜਲ ਡਿਗ ਪਿਆ। 


॥੩੨॥ 

ਨਿਕਟਿ ਜਾਇ ਹੂ ਠਾਂਢ ਸੁਜਾਨਾ'। 'ਭਾਵ ਗੁਰੂ ਜੀ ਦੇ ਨੇੜੇ ਜਾਕੇ ਖੜੋ ਗਿਆ। 
ਕਰਿ ਦੁਆਇ ਕੱਲਯਾਨ ਬਖਾਨਾ। 

ਨਿਕਟਿ ਬੈਠਿ ਪੁਨਿ ਬਚਨ ਉਚਾਰਾ। 


(ਮਰਦਾਨਾ ਗੁਰੂ ਜੀ ਪਾਸ ਆਯਾ) 

“ਕੈਸੋ ਬੇਖ ਸਰੀਰ ਸੁਧਾਰਾ!? ॥੩੨॥ 
ਮੋਦੀ ਕ੍ਰਿੱਤਿ ਹੁਤੀ ਧਨ ਦਾਨੀ। 

ਕਿਉ ਤਜਿ ਬੈਠੇ? ਭੋ ਗੁਨ ਖਾਨੀ ! 
ਖਾਵਤਿ ਖਰਚਤਿ ਅਤੁਟ ਭੰਡਾਰਾ। 
ਅਸਨ _ਬਸਨ ਨਹਿ ਕਮੀ ਅਗਾਰਾ 
॥੩੪॥ 

ਭਲੀ ਗੁਜ਼ਰ ਥੀ ਤੁਮਰੀ ਤਿਹ ਤੇ। 
ਸਰਬ ਦਰਬ ਘਰ ਭਰਪੁਰ ਜਿਹ ਤੇ। 
ਕੈ ਤੋਟਾ ਆਯੋ ਤਿਹ ਮਾਂਹੀ? 

ਕਿਧੋ` ਨਰੇਸ਼ ਦਈ ਪੁਨਿ ਨਾਂਹੀ? 
॥੩੫॥ 

ਇਹ ਕਾਰਨ ਤੇ ਸੋ ਕ੍ਰਿਤਿ ਛੋਰੀ? 
ਕਿਉ ਅਸ ਬੇਸਹਿ ਕੀਨਿ ਬਹੋਰੀ?? 
ਸ਼ੀ ਨਾਨਕ ਸੁਨਿ ਬੋਲੇ ਬਾਨੀ। 

ਜੋ ਵਿਰਾਗ ਕੇ ਰਸ ਮਹਿੰ ਸਾਨੀ! 'ਮਿਲੀ ਹੋਈ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੨੩੬॥ 

“ਮਰਦਾਨੇ ਤੂੰ ਪੂਰਬ ਵਾਰੀ”। 

(ਮਰਦਾਨੇ ਨੂੰ ਨਾਲ ਰਹਿਣ ਲਈ ਪ੍ਰੇਰਨਾ) 

ਮਮ ਢਿਗ ਜਾਚਾ ਆਨਿ ਉਚਾਰੀ। 
ਤਤ ਬਾਦਿਤ ਕੋ ਤਬ ਗੁਨ? ਦੀਨੋ। 
ਹਰਖਵਾਨ ਮਨ ਹੁਇ ਤੈਂ ਲੀਨੋ 
॥੩੭॥ 

ਇਸੀ ਸਮੇਂ ਕੋ ਬੂਝਹੁ' ਹੇਤੂ”। 

ਅਵਰ ਨ ਕਾਰਜ ਸੁਮਤਿ ਨਿਕੇਤੂ' ! 
ਨਿਸ ਬਾਸੁਰ ਮਮ ਸੰਗ ਰਹੀਜੈ। 

ਆਨਿ ਜਾਨਿ ਕੋ ਨਾਮ ਨ ਲੀਜੈ 


॥੩੮॥ 

ਜਨਮ ਸੁਧਾਰ ਲੇਹੁ ਤੁਮ' ਅਪਨਾ। 
ਜਗਤ ਅਸੱਤਿ ਲਖਹੁ ਜਿਵ ਸੁਪਨਾ। 
ਸੋਵਹਿ ਮੱਧਿ ਗੁੜਾਕਾ' ਜੋ ਲੌ। 
ਸੁਪਨਾ ਸੱਤਿ ਭਾਸਿ ਹੈ ਤੌ ਲੌ ॥੩੯॥ 


ਦਹਰਾ : 

ਜਬ ਜਾਗਹਿ ਤਬ ਸੂਝ ਹੀ, ਸੁਪਨ 
ਪਦਾਰਥ ਕੂਰ। 

ਜਗਤ ਪਦਾਰਥ ਤਸ ਲਖੋ, ਗਯਾਨ ਭਏ 
ਤੇ ਦੂਰ” ॥੪੦॥ 

ਚੌਪਈ: 

ਸ਼ੀ ਨਾਨਕ ਬਚ ਸੁਨੇ ਸੁਭਾਗੂ। 

ਭਯੋ ਸਹਿਜ! ਹੀ ਰਿਦੇ ਵਿਰਾਗੂ। 
ਜਾਂਹਿ ਨਾਮਾਂ ਅਗਯਾਨ ਮਿਟਾਵਹਿ?। 


ਤਿਹ ਉਪਦੇਸ਼ ਬੋਧ ਕਿਉ ਨ ਆਵਹਿ 
॥੪੧॥ 

ਬਿਗਸ ਬਦਨ ਤੇ ਬਚਨ ਪ੍ਰਕਾਸ਼ਾ। 
“ਇੱਛਾ ਗਵਨ ਕਰਨ ਕਿਹ ਆਸਾ”? 
ਤੁਮ ਕਾਰਜ ਜੋ ਮਮ ਆਧੀਨਾ। 

ਕਰੋ ਕਿਉ” ਨ ਮੈ ਹੁਇ ਫਛ਼ਲਹੀਨਾ 


592 





'ਤੰਦੀ ਦੇ। ਵਾਜੇ ਦੇ ਵਜਾਵਣ ਦਾ ਗੁਣ। 


'ਸੁਤੇ। 


ਜਿਸ ਦੇ ਨਾਮ ਲੈਣ ਨਾਲ। ਮਿਟਦਾ ਹੈ 
ਅਗਯਾਨ। 
'ਗਿਆਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 593 





॥੪੨॥ 

ਤੁਮਰੇ ਦਰਸ ਕਰਖਾ ਮਨ ਲੀਆ। ਮਖਿੱਚ। 

ਏਕ ਆਸ ਨਾਸੀ ਅਬ ਬੀਆ। /ਹੁਣ ਇੱਕੋ ਆਸ ਹੈ ਹੋਰ ਨਾਸ਼ ਹੋ ਗਈਆਂ ਹਨ। 
ਜਗਤਿ ਬਿਕਾਰਨ ਤੇ ਭੀ ਸ਼ਾਂਤੀ। 

ਉਰ ਅਨੰਦ ਉਪਜਾ ਬਹੁ _ ਭਾਂਤੀ 

॥੪੨॥ 


ਦਹਰਾ : 

ਕਿਤ ਦਿਸ਼' ਕਰੋ ਪਯਾਨ ਅਬ, ਸੰਗ 

ਲੇਯ ਕਰਿ ਮੋਹ?? 

ਸੁਨਿ ਮਰਦਾਨੇ ਕੇ ਬਚਨ, ਬੋਲੇ ਅਨਦ 

ਸੰਦੋਹਿ' ॥੪੪॥ 

ਚੌਪਈ: 

“ਨਹੀਂ ਪੁਥਮ'' ਇਹ ਕੋਈ ਵਿਚਾਰਾ। 

ਜਹਿੰ ਲੇ ਜਾਵਹਿ ਸ਼ੀ ਕਰਤਾਰਾ। 

ਤਿਤ ਦਿਸ਼ ਚਲਹੁ ਸੰਗ ਹਰਿਖਾਏ। 

ਮੋਹੁ ਲੋਭ ਕਹੁ _ਰਿਦੇ ਬਿਹਾਏ”? 

॥੪੫॥ 

“ਸੁਨਿ ਪਰ੍ਭੁ ਏਕ ਕਠਨ ਬਿਧਿ ਮੋਹੂ। 

ਦੁਹ ਦਿਸ਼ ਤੇ ਮੁਸ਼ਕਲ ਸੀ ਜੋਹੂ”। ਵੇਖੀਦੀ ਹੈ (ਅ) ਜੋ ਹੈ। 
ਤੁਮਰੀ ਸੁਧਿ ਸੁਨਿ ਪਿਤ ਮਹਿਤਾਰੀ। _'ਪਿਤਾ ਤੇ ਮਾਤਾ ਜੀ ਨੇ। 
ਸਦਨਹਿ ਤੇ ਮੁਝ ਲੀਨ _ਹਕਾਰੀ 

॥੪੬॥ 

ਕੁਸ਼ਲ ਲੇਨਿ ਮੁਝ ਦੁੱਤ ਪਠਾਯਾ। 

ਬਿਨ ਬਿਲੰਬ ਹੋਂ ਆਯੋ ਧਾਯਾ। 

ਇਤਿ ਦਿਸ਼ ਕੀ ਉਡੀਕੋ ਸੋ ਕਰਿ ਹੀਂ। 

ਰਾਵਰ ਕੀ ਚਿਤ ਚਿੰਤਾ _ਧਰਿਹੀਂ 

॥੪੭॥ 

ਦੋਹਰਾ: ਆਪ ਦੀ। 

ਨਿਜ ਰਜਾਇ ਢਿਗ ਰਹਨਿ ਕੀ, ਯਾ 

ਬਿਧਿ ਮੁਸ਼ਕਲ ਮੋਹਿ। 

ਜਾਨੋ ਬਨੈ ਨ ਅਬ ਤਹਾਂ, ਸੋ ਚਿੰਤਾਤੁਰ! 'ਓਹ ਚਿੰਤਾ ਕਰਕੇ ਦੁਖੀ ਹੋਣਗੇ। 
ਹੋਹਿ” ॥੪੮॥ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 594 





ਚੌਪਈ: 

ਸ਼ੀ ਗੁਰੁ ਭਨੈ' “ਸੁਨਹੁ ਮਰਦਾਨਾ। 

ਕਰਹੁ ਆਪ ਜਿਉ ਭਲ! ਮਨ ਮਾਨਾ। __ 'ਚੰਗਾ। 

ਹਮਰੇ ਸੰਗ ਕਠਨਤਾ' ਰਹਿਨਾ। 'ਪਾ:-ਕਠਨ ਤਨ। 
ਤ੍ਰਿਸ਼ਨਾ ਦਹਿਨ! ਬਿਖੈ ਜੋ _ਦਹਿਨਾ? 'ਅੱਗ। 'ਸੜਦਾ ਹੈ। 
॥੪੯॥ 

ਤੋਇ ਸੰਤੋਖ! ਬੁਝਾਵਨ ਕਰਿਹੀ। 'ਉਸਨੂੰ ਸੰਤੋਖ ਰੂਪੀ ਜਲ। 
ਸੋ ਹਸ ਸੰਗਤਿ ਕੋ ਅਨੁਸਰਹੀ'। ਅਨੁਕੂਲ ਹੈ। 

ਅਸਨ ਬਸਨ ਪ੍ਰਾਪਤਿ ਕਿਹ ਕਾਲੂ'। /ਕਿਸੇ ਵੇਲੇ ਹੋਵੇਗਾ। 
ਨਹਿ ਪਾਵਹਿ ਜਿਨ” ਹੋਇ” ਬਿਹਾਲੂ“ 'ਪਰ ਜੇ ਕਿਸੇ ਵੇਲੇ) ਨਾ ਮਿਲੇ। ਅਤ। `ਹੋਵੇ। 
॥੫੦॥ “ਦੁਖੀ। 

ਸੁਖ ਭੋਗਨ ਜੇ ਪਜਾਸ' ਬਿਲਾਸਾ।? /ਇੱਛਾ। “ਰਸ ਮਾਣਨ ਦੀ। 
ਤੋਂ ਜਾਵਹੁ ਕਾਲੂ ਪਿਤ ਪਾਸਾ। 

ਬੈਸਨ' ਰਹਨਿ, ਮਿਲਨ ਪਰਵਾਰਾ। ਬੈਠਣਾ 

ਏ ਬਾਤੈ' ਸਭਿ ਮੱਧ ਅਗਾਰਾ! ॥੫੧॥ 

ਦਹਰਾ : 

ਛੁਧਾ!, ਨਗਨਤਾ? ਜਾਨੀਏ 

ਪੁਨ ਰਹਿਨੋ ਉਦਿਆਨਾ। 

(ਭੁੱਖ ਤੇਹ ਸਹਿਣ ਲਈ ਤਿਆਰ ਰਹਿਣ ਵਾਸਤੇ 


21 


॥੫੨ | 


“ਪ੍ਰਭੂ ਜੀ ਤ੍ਰਿਸਨਾ ਮਨ ਤੇ ਮੂਕੀ। 
ਆਨ ਜਾਨਿ ਕੀ! ਆਸਾ ਜੂਕੀ। 
ਤੁਮ ਸਮਾਨ ਕੋ ਨਦਰਿ ਨ ਆਵੈ। 
ਦਿਨਕਰ! ਪਿਖ ਖੱਦਯੋਤ? ਨ ਭਾਵੈ 


॥੫੩॥ 

ਰਹੌ` ਸੰਗਿ ਮੈ ਮਨ ਮਹਿ ਠਾਨੀ!। ? 
ਸੁਨਿ ਸ਼੍ਰੀ ਗੁਰ ਬੋਲੇ ਮ੍ਰਿਦੁਬਾਨੀ। 
“ਜਾਹੁ ਰਬਾਬ ਨਗਰ ਤੇ ਲਯਾਵਹੁ। 
ਹੇਰਹੁ ਸੁੱਦਰ ਆਨ ਬਜਾਵਹੁ” ॥੫੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 595 


“ਸੁਨਿ ਪੁਭੁ ਜੀ! ਮੈਂ ਕਬਹਿ ਨ ਗਾਯਾ। 
ਨਹਿ ਕੋ ਬਾਦਿਤ! ਹਾਥ ਬਜਾਯਾ। 
ਕੇਤਿਕ ਬਾਸੁਰ ਮਹਿੰ! ਸਿਖ ਲੇਊਂ”। 
ਗਾਵਨ _ ਬਹੁਰ _ਬਜਾਵਨਿ _ ਭੇਊ!' 
॥੫੫॥ 

ਸ਼ੀ ਨਾਨਕ ਬੋਲੇ ਮਨ ਭਾਵਨ। 

“ਗੁਨ ਗਾਵਨ ਦਿਯ ਬਹੁਰ! ਬਜਾਵਨ। 
ਸੋ ਲੈ ਕਰਿ ਤੈ' ਕੈਸੇ ਕੀਨੋ!? 

ਪੂਰਬ! ਆਇ ਜੁ ਹਮ ਤੇ ਲੀਨੋ” 
॥੫੬॥ 

“ਸੁਨਿ ਕਰੁਨਾਨਿਧਿ! ਜੋ ਤੁਮ ਦੀਨੋ। 
ਸੋ ਤੋ ਮੈਂ ਕਿਤ ਖਰਚ ਨ ਕੀਨੋ। ? 

ਸ਼ੀ ਗੁਰੁ ਭਨੈ? “ਨ ਬਚਨ ਹਟਾਵਹੁ। 
ਪੁਰਿ ਤੇ ਆਨਿ ਰਬਾਬ _ਬਜਾਵਹੁ 





॥੫੭॥ 
ਸੁਨਤਿ ਉਠਯੋ ਤੂਰਨ ਮਰਦਾਨਾ। 


ਖੋਜਨ ਹਿਤ ਗਾ ਪੁਰਿ ਸੁਲਤਾਨਾ। 

ਢਾਢੀ ਗਾਵਹਿ ਅੱਗੂ! ਪਠਾਨਾਂ”। ਪਠਾਣਾਂ ਦੇ ਅੱਗੇ। ਪਠਾਣਾਂ ਦੇ ਅੱਗੇ। 
ਹੇਰਤਿ ਬੈਸ ਗਯੋ ਤਿਹ ਥਾਨਾ ॥੫੮॥ 

ਦੁਹਰਾ: 

ਜਬ ਪਠਾਨ ਨਿਜ ਘਰ ਗਯੋ, ਮਰਦਾਨਾ 

ਬਚ ਪ੍ਰਾਹਿ। 

'ਸੁਭ ਨਰ ਏਕ _ਹਕਾਰਈ', _ਚਲਿ 

ਢਾਢੀ ! ਤਿਸ ਪਾਹਿ” ॥੫੯॥ 

ਚੌਪਈ: 

ਲੇ ਕਰਿ ਸੰਗ ਤਿਸੈ ਤਤਕਾਲਾ। 

ਆਯੋ ਬੈਸੇ ਜਹਾਂ ਕ੍ਰਿਪਾਲਾ। 

ਲਗੀ ਸਮਾਧਿ ਨੈਨ ਅਨਖੁਲੇ”। 'ਬੰਦ। 

ਦਿਪਤਿ ਰੂਪ ਦੁਤਿ? ਦੁਖ ਦਲ? ਮਲੇ“ 'ਪ੍ਰਕਾਸ਼ਤ। ਕ੍ਰਾਂਤੀ। 'ਦੁਖਾਂ ਦੇ ਸਮੂਹ ਨੂੰ। 
॥੬੦॥ “ਮਲਨ ਵਾਲੇ। 


ਲੇ ਰਬਾਬ ਢਾਢੀ ਕਰ ਮਾਂਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਾਰ ਬਜਾਇ ਰਾਗ ਸੁਰ ਪ੍ਰਾਹੀ!। 
ਸੁਨਤਿ ਬਿਲੋਚਨ ਪੰਕਜ ਬਿਗਸੇ'। 
ਭਜਹਿਂ ਨ ਅਸ ਗੁਰ, ਬਰ! ਨਰ ਧਿਕ 
ਸੇ2 ॥੬੧॥ 

ਭਨਹਿ ਬਚਨ “ਤੂੰ ਲੇ ਮਰਦਾਨਾ ! 
ਤਾਰ ਬਜਾਵਹੁ, ਰਾਗ ਨਿਧਾਨਾ।” 
ਆਇਸ ਮਾਨਿ ਪਾਨ! ਮਹਿ ਲੀਨਾ। 
ਕਰਿ ਸੁਰ ਤਾਰ _ਬਜਾਵਨ ਕੀਨਾ 


॥੬੨॥ 
(ਮਰਦਾਨੇ ਦੀ ਰਬਾਬ) 


ਦੁਹਰਾ: 

ਸੁਨਿ ਬਨ ਕੇ ਬ੍ਰਿਖ' ਤਿਤ ਸਮੈ', 
ਚੂਵਨ ਰਸ ਵਡ ਲਾਗਾ। 

ਬਰਣ ਬਰਣ' ਬਰ ਬਿਹੰਗ? ਜੇ, 
ਉਮਗਜੋ' ਤਿਨ ਅਨੁਰਾਗ? ॥੬੩॥ 
ਚੌਪਈ: 

ਤੀਰ! ਸਮੀਰ? ਰਹੀ ਥਿਰ ਹੋਈ”। 


ਸੁਨੀ ਤਾਨ ਮੋਹੇ ਸਭਿ ਕੋਈ। 
ਜਿਹਤੇ ਜਢ! ਚੇਤਨ ਹੂ ਗਏ। 

ਜੇ ਚੇਤਨ! ਸੇ ਜਢ ਵਤ ਭਏ” ॥੬੪॥ 
'ਬਨ ਤੇ ਮ੍ਰਿਗ ਆਏ ਭੇ ਠਾਂਢੇ?। 


ਅਤਿ ਮਨ ਮਹਿ ਅਨੁਰਾਗਹਿ' ਬਾਢੇ?। 
ਸੋ ਢਾਢੀ ਸੁਨਿ ਬਿਸਮੈ ਭਯੋ। 

ਬਿਸਰ ਅਪਾਨਹਿ ਤਿਹ ਛਿਨ ਗਯੋ? 
॥੬੫॥ 

ਕਿਤਨਕ ਚਿਰ ਭੇ! ਬਚਨ ਬਖਾਨਾਂ। 
“ਵਡ ਗੁਨਵਾਨ ਨ ਤੋ ਸਮ ਆਨਾਂ!। 
ਬਹੁਤ ਦੇਸ਼ ਢਾਢੀ ਮੈ' ਦੇਖੇ। 

॥੬੬॥ 


<< 


ਦਹਚਾੀ 


596 





'ਲਾਈ। 
'ਖਿੜੇ। 
'ਸ੍ਰੇਸ਼ਟ ਗੁਰੂ ਜੀ ਨੂੰ। “ਧ੍ਰਿਕਾਰ ਹੈ ਉਨ੍ਹਾਂ ਨੂੰ। 


ਦਰਖਤਾਂ ਤੋੱ। 


'ਲਗਾ। 

'ਰੰਗ ਰੰਗ ਦੇ। “ਪੰਛੀ। 
!ਉਛਲਿਆ। “ਪ੍ਰੋਮ। 

!ਪਾਸ। ?ਹਵਾ। “ਖੜੀ ਹੋ ਗਈ। 


ਬ੍ਰਿੱਛ ਆਦਿਕ। 

'ਪੰਛੀ ਆਦਿ। “ਭਾਵ ਸਮਾਧੀ ਲਗ ਗਈ। 

॥ਇਹ ਉਚੇ ਸੰਗੀਤ ਦੀਆਂ ਤਾਸੀਰਾਂ ਕਹਿ ਰਹੇ 
ਹਨ। “ਖੜੇ ਹੋ ਗਏ। 

'ਪੈਮ। 2ਵਧਿਆ। 


!ਉਸ ਵੇਲੇ ਆਪਾ ਭੁੱਲ ਗਿਆ। 


ਪਿੱਛੋ] 
'ਹੋਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਸ਼ੀ ਨਾਨਕ _ਬੋਲੇ _ਬਹੁਰ, “ਕਹੁ 
ਮਰਦਾਨਾ ! ਬੈਨ। 

ਕੈਸੋ ਗੁਨ ਮਨ ਮਾਨਿਆ', ਗਾਵਨ ਤਾਰ 
ਬਜੈਨ'” ॥੬੭॥ 

ਚੌਪਈ: 

“ਸੁਨਹੁ ਪਰਭੂ ਆਨਨ ਇਕ ਮੇਰੋ। 
ਕਿਹ ਬਿਧਿ ਸੁਜਸ ਬਖਾਨੋ ਤੇਰੋ। 
ਪੂਰਨ ਪੁਰਖ ਕਿ ਆਪਿ ਖ਼ੁਦਾਇ। 
ਜਿਹ ਬਚ ਤੇ ਮੁਝ ਅਸ ਗੁਨ ਆਇ 
॥੬੮॥ 

ਜਿਹ ਬਿਧਿ ਬਦਨ ਬਦਹੁ' ਸੁਖ ਧਾਮਾ?! 
ਤਿਹ ਬਿਧ ਕਰਹੁ' ਅਬਹਿ, ਸੁਖਕਾਮਾ !” 
ਸੁਨਿ ਬੋਲੇ ਪੂਭੁ ਦੀਨ ਦਯਾਲਾ। 

“ਲੇਹੁ ਰਬਾਬਾ ਜੁ ਰੁਚਿਰ ਬਿਸਾਲਾ” 
॥੭੦॥ 

ਦੋਹਰਾ: 

“ਪੁਭੁ ਜੀ ਲੇਹੁ ਤੰਬੂਰ ਕੋ, ਸ਼ੁਭ ਅਵਾਜ 
ਹੁਇ ਜਾਹਿਂ। 

ਸੁੰਦਰ ਹਰਵੋ! ਭਾਰ ਮਹਿੰ, ਗਾਇ 
ਬਜਾਵੋ” ਤਾਂਹਿ` ॥ ੭੧॥ 

ਚੌਪਈ: 

ਸ਼ੀ ਮੁਖ ਬੋਲੇ “ਸੁਨਿ ਮਰਦਾਨਾ ! 
ਸੂਧੋ! ਬਾਦਿਤ” ਇਹ ਸੁਖ ਸਾਨਾ। 
ਅਪਰ! ਜਿ ਅਹੈ' ਮਿਲੇ ਚਤੁਰਾਈ। 
ਬਿਸ਼ੈ ਬਾਸ਼ਨਾ ਸੋ ਉਪਜਾਈਂ” ॥ ੭੨॥ 
“ਪੁਭੁ ਜੀ! ਰਾਵਰਿ ਸੁਭਗ ਰਜਾਈ'। 
ਰੁੰਚੈ ਜੁ ਤੁਮ ਕੋ ਭਲਿ ਬਿਧਿ ਸਾਈ'। 
ਦੀਜੈ ਮੋਲ ਅਬਹਿ ਮੈ ਜਾਂਊ। 

ਖੋਜਿ ਰਬਾਬ ਨਗਰ _ਤੇ _ਲਯਾਊਂ 
॥੭੩॥ 

ਸ਼ੀ ਗੁਰੁ ਕਹੈ “ਜਾਚਨਾ' ਜੋਉ।2 'ਮੰਗਨਾ। “ਜੋ ਹੈ ਸੋ। 
ਨਹਿਂ ਨੀਕੀ!, ਜਾਨਹਿ ਸਭਿ ਕੋਊ। 'ਚੰਗੀ ਗੱਲ ਨਹੀਂ। 


597 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 598 


ਤਦਪਿ ਚਾਹਿ ਜਬ ਲਗੁ ਹ੍ਹੈ ਪ੍ਰਾਨੀ। __ ਜਿੰਨਾਂ ਚਿਰ ਚਾਹ ਹੈ ਪ੍ਹਾਣੀ ਨੂੰ। 

ਜਾਚਨ! _ਕਰਿਵਾਵਹਿ ਗੁਨ ਹਾਨੀ 'ਮੰਗਣਾ। 

॥੭੪॥ 

ਦੋਹਰਾ: ਬੇਬੇ ਜੀ ਦੇ। “ਘਰ। 

ਜਾਵਹੁ ਸੁਸਾ! ਅਵਾਸ” ਕੋ, ਮੁਲ ਰਬਾਬ 

ਕੇ ਹੇਤ। ” 

ਸੁਨਿ ਗਵਨਯੋ ਗ੍ਰਹਿ ਨਾਨਕੀ, ਤਜਿ 

ਬੇਦੀ ਕੁਲਕੇਤੁ ॥ ੭੫॥ 

ਸਰਠਾ: 

ਸੋ ਢਾਢੀ ਕਹਿ ਬੈਨ, 

“ਲੀਜੈ ਏਹੁ ਰਬਾਬ ਤੁਮ। ? 

ਬੋਲੇ ਕਰੁਨਾ! ਐਨ?' ਮਕਿਰਪਾ ਦੇ। “ਘਰ। 'ਪਾ:-ਬੋਲੇ ਹੈ' ਗੁਨ ਐਨ। 

“ਪਹੁੰਚਯੋ ਹਮ, ਨਿਜ ਨਿਕਟਿ ਰਖਿ? 'ਸਾਨੂੰ ਪਹੁੰਚ ਗਿਆ, ਭਈ। 

॥੭੬॥ 

ਸੋਰਠਾ: 'ਛੇਤੀ। 

ਦਯਾ ਦ੍ਰਿਸ਼ਟਿ ਕੋ ਦੇਖਿ, ਦੁਰਮਤਿ ਦੁਖ 

ਦੂਤ! ਦੂਰ ਕਿਯ। 

ਹਰਖ ਵਿਸ਼ੇਖ ਪਰੇਖ!, ਲਖਿ? ਅਲੇਖ ਨੇ ਉਰਿ 
ਖੁਸ਼ | “ਲਖ | 

ਬੇਖ ਲਿਯ2 ॥ ੭੭॥ ਮੀ 
ਨਾਨਕ ਦਾ)। 





ਚੌਪਈ: 

ਸਦਨ ਜਾਇ ਭਾਖਤਿ ਮਰਦਾਨਾ। 

“ਤਵ ਭਰਾਤਾ ਇਕ ਸ੍ਰਾਲ ਬਖਾਨਾ!।” __'ਸੁਆਲ ਪਾਯਾ ਹੈ। 
ਸੁਨਿ ਹਰਖੀ ਆਨਨ ਬਚ ਭਨਿਆ!। __ 'ਕਿਹਾ। 
॥੭੮॥ 

ਧੰਨ ਭਾਗ ਮੈ ਅਪਨਾ ਜਾਨਾ। 

ਕਰਹੁ ਨਿਸੰਗ ਸ੍ਰਾਲ ਮਰਦਾਨਾ !' 

/ “ਮੁਝੇ ਨ ਜਾਨੈ ਦੀਨ ਅਵਾਸੂ”। 

ਕਰਿ ਅਭਿਲਾਖ' ਰਖਯੋ ਨਿਜ ਪਾਸੂ 
॥੭੯॥ 

ਅਬਹਿ ਰਬਾਬ ਖਰੀਦਨ ਭੇਜਾ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 599 
ਕਹਯੋ -ਮੋਲ ਭਗਨੀ' ਤੇ ਲੇ ਜਾ-।” __ 'ਭੈਣ ਜੀ ਤੋ'। 
ਭਨਤਿ ਨਾਨਕੀ “ਭੁਲਾ ਭਯੋ ਹੈ। 
ਜੇ ਤੂੰ ਭ੍ਰਾਤਾ ਨਿਕਟਿ ਰਹੋ _ਹੈੱ 





ਇਕ ਰਬਾਬ ਕਯਾ ਵਸਤੁ ਹੈ, 

ਸਤਿ' ਰਬਾਬ ਲੇ ਦੇਉ'। 'ਬੀਬੀ ਪੰਜਾਬ ਦੀ ਹੈ, ਐਸੇ ਮੌਕਿਆਂ ਤੇ ਪੰਜਾਬ 
ਦੇ ਮੁਹਾਵਰੇ ਵਿਚ ਸਤ ਦਾ ਅਰਥ ਹੈ ਸਪਤ; 
“ਸਤ” (ਸੰਸਕ੍ਰਿਤ ਸ਼ਤ) ਦਾ ਅਰਥ ਹੈ-ਸ। 

ਬਦਹੁ!' ਜਾਇ ਸੋਦਰ? ਜਸੋ, (ਆਖੋ। ਵੀਰ ਜੀ ਨੂੰ। 'ਛੇਤੀ। 

-ਸਦਨਹਿ ਬਦਨ ਦਿਖੇਉ!-” ॥੮੧॥ _'ਮੁਖੜਾ ਦਿਖਾਓ ਘਰ ਆਕੇ। 

ਚੌਪਈ: 

ਸੁਨਿ ਕਰਿ ਗਵਨਯੋ ਪੁਨ ਮਰਦਾਨਾ। 

'ਤੁਮਤਿ ਹਕਾਰਹਿਂ ਕ੍ਰਿਪਾ ਨਿਧਾਨਾ ! 

ਦਰਸ਼ਨ ਕੀ ਉਰ ਬਹੁ ਅਭਿਲਾਖਾ। 

-ਸਤ ਰਬਾਬ ਲੈ _ਦੇਊਂ- ਭਾਖਾ” 

॥੮੨॥ 

ਸੁਨਿ ਕਰਿ ਬੋਲੇ ਦੀਨ ਦਯਾਲਾ। 

“ਮੋ ਤੇ ਭਗਨੀ ਬੈਸ ਬਿਸਾਲਾ। 

ਤਿਹ ਰਜਾਇ ਹੈ ਮੇਟਵ ਨਾਂਹੀ। ? 

ਇਉ” ਭਨਿ ਚਲੇ ਭਗਨਿ!' ਘਰ ਜਾਂਹੀ 

॥੮੩॥ 

ਮੰਦ ਮੰਦ ਜਿਨ ਕੀ ਗਤਿ ਰੂਰੀ। 

ਧਰਹਿ ਜਿ ਧਯਾਨ ਕਾਮਨਾ ਪੂਰੀ। 

ਗਵਨਤਿ ਮਰਦਾਨਾ ਪਸ਼ਚਾਤੀ'। 

ਸੁਨਹੁ _ਕਥਾ _ਸਰਬਹਿ ਸੁਖ ਦਾਤੀ 

॥੮੪॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਮਰਦਾਨੇ ਕੋ ਪੁਸੰਗ” ਬਰਨਨੈ ਨਾਮ 

ਚੌਤੀਸਮੋ ਅਧਯਾਯ ॥ ੩੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 600 





੩੫. [ਗੁਰਚਰਣ ਮੰਗਲ। ਰਬਾਬ ਲਿਆਉਣਾ] 


(ਫਿਰੰਦਾ) ॥੨੧, ੨੯॥ 
(ਮਰਦਾਨੇ ਦੀ ਰਬਾਬ) ॥੪੨॥ 
(ਰਬਾਬ ਸੁਣ ਕੇ ਪਸੁ-ਪੰਛੀ ਮੋਹੇ ਜਾਣੇ) ॥੪੩॥ 
(ਰਬਾਬ ਸੁਣ ਕੇ ਗੁਰੂ ਜੀ ਦੀ ਸਮਾਧੀ ਲੋਗਣੀ) ॥੪੪॥ 


ਅਰਥ: 
ਜਿਨ੍ਹਾਂ (ਸ਼ੀ ਗੁਰੂ ਨਾਨਕ ਦੇਵ ਜੀ) ਦਾ ਪੁਣ ਦੁਖ ਨਾਸ਼ਨ ਹੈ, ਤੇ ਜਿਨ੍ਹਾਂ ਦੇ ਚਰਣ ਕਮਲ 


ਪਾਪਾਂ ਨੂੰ ਦੂਰ ਕਰਨ ਵਾਲੇ ਹਨ ਉਨ੍ਹਾਂ (ਚਰਨਾਂ) ਦਾ ਧਯਾਨ ਹ੍ਰਿਦਿਯ ਵਿਚ ਧਾਰਕੇ (ਮੈ” ਉਨ੍ਹਾਂ) 
ਸ਼ੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਵਰਣਨ ਕਰਦਾ ਹਾਂ। 


ਸ਼ੀ ਬਾਲਾ ਸੰਧੁਰੁ ਵਾਚ ॥ "ਕਈ ਨੁਸਖਿਆਂ ਵਿਚ ਇਹ ਪਾਠ ਏਥੇ ਨਹੀਂ 
ਪਰ ਅਧਜਯਾਯ ਦੇ ਮੁੱਢ ਵਿਚ ਹੈ। 

ਸੁਸਾ ਅਵਾਸ ਗਏ ਸੁਖਰਾਸੀ 

ਮਿਲੀ ਸੋਦਰੀ ਹਿਤ ਸੋ'। 

ਸਾਦਰ ਮੰਚ ਡਸਾਏ ਬੈਸਾਏ 

ਹਰਖੀ ਸਰਸ ਅਮਿਤ ਸੋ? ॥੧॥ 

ਸ਼ੀ ਨਾਨਕ ਮ੍ਰਿਦੁ ਬਚਨ ਅਲਾਏ 

“ਸੁਸਾ! ਮਨੋਰਥ ਭਨਿਯੇ। 

ਤੁਮ ਆਇਸੁ ਅਨੁਸਾਰਿ ਸਦਾ ਮੈ' 

ਬੱਛ ਸੂੱਛ ਮਹਿ! ਗੁਨਿਯੇ”। ” 

“ਸੁਨਹੁ ਭ੍ਰਾਤ ਪਰਮੇਸ਼ਰ ਰੂਪਾ ! 

ਜਗਤ ਰਚਯੋ ਜਿਹ ਮਾਯਾ। 

ਸੱਤਯਾ ਲੇ ਕਰਿ ਤੁਮਰੀ ਸਿਰਜੇ 

ਜੇ ਬੁਹਮੰਡ ਨਿਕਾਯਾ! ॥੨॥ 

ਨਰਨ ਉਧਾਰਨ ਤਨ ਧਰਿ ਆਪੇ 

ਬਿਚਰਤਿ ਹੋਂ ਜਗ ਮਾਂਹੀ। 

ਨਿਜ ਦਰਸ਼ਨ ਦੇਵਤਿ ਮੁਹਿ ਰਹੀਏ 

ਅਵਰ ਲਾਲਸਾ ਨਾਂਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਾਹਿ ਵਸਤੁ ਕੀ ਚਾਹਿ ਜਿ ਹੋਵਹਿ 
ਲੇਹੁ ਮੰਗਾਇ ਨਿਸੰਗਾ। 

ਸ਼ਿਵ _ਸਿਰ ਸਰ _ਮੁਰ ਉਰਾ', 
ਕਰੁਨਾਕਰ” ! 

ਤਵ ਕੀਰਤਿ ਹ੍ਹੋ ਗੰਗਾ'” ॥੩॥ 


ਬਦਨ ਬਦਜੋ' ਬਚ, “ਸੁਨਹੁ ਸੋਦਰੀ ! 
ਯਾਦ ਰਿਦੇ ਕਰਿ ਜਬ ਹੀ। 

ਦੂਰ, ਨਿਕਟਿ, ਕਾਜਹਿ!" ਅਨ ਕਾਜੂ” 
ਦੂਤ! ਆਉ ਮੈਂ ਤਬ ਹੀ। 

ਸੁਨਿ ਹਰਖੀ ਪੁਨ ਹੂਤ ਅਰਾਲਿਕਾਂ 
ਬਹੁ ਬਿਧਿ ਅੱਸਨ ਕਰਾਯੋ। 
ਮਰਦਾਨੇ ਕੋ ਭੇਜਯੋ ਤਬ ਹੀ 

ਮੁਝ ਕੋ ਨਿਕਟਿ ਬੁਲਾਯੋ ॥੪॥ 
ਬਾਲਾ ਕਹੈ: ਸੁਨਹੁ ਸ਼ੀ ਅੰਗਦ ! 
ਹੋਂ ਜਰਾਮ ਢਿਗ ਬੈਸਾ”। 

ਗਯੋ ਨਿਕੇਤ ਨਾਨਕੀ ਕੇ ਚਲਿ 
ਹੇਰੇ ਬੇਦੀ ਏਸ਼ਾਂ। 

ਅਸਨ ਅਚਨ! ਹਿਤ ਤੀਨੌ ਤਿੰਹ ਛਿਨ 
ਗਏ ਰਸੋਈ ਥਾਨਾ। 

ਪਾਨ! ਨਾਨਕੀ ਆਪ ਪਰੋਸਤਿ 
ਪਰਮੰ ਸ੍ਰਾਦਿਨ ਸਾਨਾ' ॥੫॥ 

ਮਨ ਭਾਵਨ ਭੋਜਨ ਕਰਿ ਖਾਵਨ 
ਉਠਿ ਬੈਠੇ ਬਰ ਸਦਨਾ। 

ਆਨੰਦ ਕੰਦ ਮੁਕੰਦ ਬਿਲੋਕਤਿ' 
ਬਦਤਿ' ਨਾਨਕੀ ਬਦਨਾ। 
“ਮਰਦਾਨਾਂ ! ਅਬ ਖੋਜਹੁ ਜਾਈ 
ਮੋਲ ਲੇਹੁ ਜੋ ਹੋਊ। 

ਸੁੰਦਰ ਹੇਰਿ ਰਬਾਬ ਲਿਆਵਹੁ 
ਸਰਫਾ ਮੋਲ ਨ ਕੋਊ” ॥੬॥ 
ਸੁਨਿ ਮਰਦਾਨੇ ਕਿਯੋ ਪਯਾਨਾ 
ਲੇਨਿ ਰਬਾਬਹਿ ਹੇਤੂ। 


601 





ਸ਼ਿਵ ਦੇ ਸੀਸ ਵਾਂਡੂ ਮੇਰਾ ਰਿਦਾ ਹੋਵੇ। “ਹੇ 
ਕਿਰਪਾ ਦੀ ਖਾਣ ! 


'ਤੇਰੀ ਮਹਿਮਾ ਗੰਗਾ ਹੋਵੇ, ਭਾਵ ਮੇਰੇ ਸਿਰ ਵਿਚ 
ਆਪ ਦੇ ਜਸ ਦਾ ਨਿਵਾਸ ਹੋਵੇ। 
'ਗੁਰੂ ਜੀ ਨੇ ਕਿਹਾ। 


'ਕੰਮ ਵਿਚ। “ਵੇਹਲੇ। 'ਪਾ:-ਰਾਜਹਿਂ। 


'ਛੇਤੀ। 
'ਬੁਲਾਕੇ ਰਸੋਈਆ। 


ਬੈਠਾ ਸਾਂ। 


/'ਭਾਵ ਗੁਰੂ ਜੀ ਦੇ ਦਰਸ਼ਨ ਕੀਤੇ। 
'ਛਕਣ। 


/ਹਥੀਂ ਆਪਣੀ। 
ਸਦੀਕ (ਭੋਜਨ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


'ਸ਼ੂੀ ਬੇਦੀ ਕੁਲਕੇਤੂ' ! 

ਤੁਮ ਨਿਦੇਸ ਕੋ ਪਾਇ ਅਬਹਿ ਹੈ 
ਜਾਵੈ ਅਪਨ ਨਿਕੇਤੂ। 

ਬਾਸੁਰ ਬਹੁਤ ਬਤੀਤੇ' ਆਯੋ 
ਸੁਧਿ ਲੇਊਂ ਕ੍ਰਿਤ ਬੇਤੂ'” ॥੭॥ 
“ਕਿਉ ਬਾਲੇ ! ਮਨ ਰੰਜ ਭਏ ਹੋ 
ਸੰਗ ਛੋਰ ਕਰਿ ਗੱਛੇ'। ` 

ਚਹੌਂ ਸੁ ਬਰ ਬਛ ਸੂੱਛੇ!। ` 

“ਜਾਚਿ ਲੇਹੁ ਬਾਲੇ ਜੇ ਚਹਿਯੇ 
ਨਹਿ ਅਦੇਯ' ਕਛੁ ਤੋਂ ਤੇ?। 

“ਸ਼ੀ ਨਾਨਕ! ਇਕ ਬਰ ਇਹ ਦੀਜੈ 
ਬਿਸਰਿ ਨ ਹਰਿ! ਉਰ ਮੋ ਤੇ”- 


॥੮॥ 
ਦੂਸਰ ਬਰ ਦੀਜੈ ਕਰੁਨਾਕਰ ! 


-ਸੰਗ ਤੁਮਾਰਿ ਜਿ ਚਰਿਤਾ'-। 
ਸੁਧਾਸਿੰਧੁ' ਤਜਿ ਮ੍ਰਿਗ ਤ੍ਰਿਸ਼ਨਾ ਹਿਤ 
ਧਾਵਤਿ ਨਿੰਦ ਜਿ ਰਰਿਤਾ। 


ਦੇਖੋ ਸੁਨੋ' ਨ ਭਰਮੋ” ਗੁਰੁ ਜੀ! 


ਉਰ ਥਿਰ ਮਤਿ ਮੁਰ! ਕੀਜੈ। 
ਅੰਘਿਰ" ਸਰ ਅਰਬਿੰਦ” ਸਰਸ” ਤਵ" 


ਮਨ ਮਮ ਮਧੁਪ ਕਰੀਜੈ!” ॥੧॥ 
ਸੁਨਤਿ ਪੁਸੀਦੇ' ਬਚਨ ਕਿ ਰਚਨਾ? 
ਚਿਤ ਨਿਸ਼ਚਾ ਅਤਿ ਹੇਰਾ'। 


“ਮੇਰੁ ਅਡੋਲ! ਬਾਤ ਤੇ! ਜਸ ਬਿਧਿ 
ਤਸ ਬਿਧਿ ਹੁਬਿ ਮਨ ਤੇਰਾ। 


602 





/ਹੇ ਬੇਦੀ ਕੁਲ ਦੇ ਧੂਜਾ ਰੂਪ! 


'ਗੁਜਰੇ। 
ਕਿਰਤ ਵਿਰਤ ਦੀ। 


ਜਾਂਦਾ ਹੈ'। 
/ਆਪ ਦੇ) ਸੂੱਛ ਰਿਦੇ ਦਾ ਵਰ ਚਾਹੁੰਦਾ ਹਾਂ। 


ਨਾ ਦੇਣ ਯੋਗ। “ਮੇਰੇ ਤੋੱ। 


"ਪਾ:-ਕਰੁਨਾਕਰ ਮਾਂਗਤ ਮਾਰਗ ਚੋਜ ਰਤਾ। 
'ਅੰਮ੍ਿਤ ਦਾ ਸਮੁੰਦਰ। 

'ਨਿੰਦਕ) ਜੋ ਅੰਮ੍ਰਿਤ ਦਾ ਸਾਗਰ ਛੱਡਕੇ ਮ੍ਰਿਗ 
ਤ੍ਰਿਸ਼ਨਾ ਵਿਚ ਦੌੜਨ ਵਾਂਗ ਨਿੰਦਾ ਉਚਾਰਦਾ ਹੈ। 
'ਤੁਹਾਡੇ ਨਾਲ (ਰਹਿਕੇ), ਨਿੰਦਕਾਂ ਦੇ ਕਠਨ 
ਵਾਕ ਜੋ ਅੰਮ੍ਰਿਤ ਰੂਪੀ ਸਮੁੰਦਰ ਨੂੰ ਛੱਡਕੇ ਮ੍ਰਿਗ 
ਤ੍ਰਿਸ਼ਨਾ ਮਗਰ ਦੌੜਨ ਤੁੱਲ ਹੈਨ, ਤੇ ਤੁਹਾਡੇ 
ਚਰਿੱਤ੍ਰਾਂ ਨੂੰ ਦੇਖ ਸੁਣਕੇ ਨਾ ਭਰਮਾਂ। 

'ਮੇਰੀ। 

'ਚਰਨ (ਜੋ ਹਨ)। “ਸਰੋਵਰ ਦੇ ਕਵਲਾਂ। “ਵਾਂੜ। 
“ਆਪ ਦੇ। 

ਮੇਰੇ ਮਨ ਨੂੰ ਭੌਰਾ ਕਰੋ (ਉਨ੍ਹਾਂ ਦਾ)। 

ਪ੍ਰਸੰਨ ਹੋਏ। “ਬਚਨਾਂ ਦੀ ਰਚਨਾ। 

“ਪਾ:-ਸੁਨਤ ਪੁਸੀਦੇ ਬਚਨਾਂ ਕਰਿ ਤਿਨ ਚਿਤ 
ਨਿਸ਼ਚਾ ਅਤਿ ਹੇਰਾ।ਪੁਨਾ: ਸੁਨਤ ਪੁਸੀਦੇ ਬਦਨ 
ਕੇ ਰਚਨ ਚਿਤ ਨਿਸ਼ਚਾ ਮਤਿ ਹੇਰਾ। 
'ਸੁਮੇਰ ਜਿਵੇਂ ਅਡੋਲ ਹੈ। “ਹਵਾ ਤੋਂ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 603 


ਬੇਮੁਖਤਾ ਨਿਸਿ!' ਭਰਮ ਮਯੰਕਾ? 
ਦੁਖ ਦਾਰਿਦ ਉਡਗਨ' ਸੇ। 

ਉਰ ਨਭ ਭਾਨੁ! ਪਰੇਮ ਪਰਕਾਸ਼ਹਿ 
ਨਾਸਹਿਂ ਪਾਛਲ ਗਿਨਸੇ!' ॥੧੦॥ 


ਹੋਵਹਿ ਤਵ ਉਰ ਸਰੁਵਰ! ਕੇ ਸਰ? 
ਹਰਿ ਕੀਰਤਿ ਅਰਬਿੰਦਾ'। 

ਸਦ ਬਿਕਸੈ, ਸੋਖੈ ਨਹਿੰ” ਕਬਹੂੰ 

ਪੀਤਿ ਵਧਹਿ ਮਕਰੰਦਾ। 

ਜਗ ਸਾਗਰ! ਨਿੰਦਕ ਗਰ? ਲਵਨੰ“ 


ਪਦਮ ਸਮਾਨ! ਅਲੇਪਾ?। 
ਜੇ ਸੁਆਨ! ਕੂਕਤਿ ਰਹਿ ਅਹਿਨਿਸਿ 
ਨਹਿੰ ਗਜ ਮੱਤ ਵਿਖੇਪਾ'” ॥੧੧॥ 


ਖੁਸ਼ੀ ਕਰੀ ਜਾਵਨ ਕੋ ਘਰ ਕੀ 


ਪਾਦ' ਪਦਮ? ਯੂਗ” ਬੰਦੇ। 

“ਸੁਨਿ ਸ਼ੀ ਨਾਨਕ ਬਚਨ ਸੁਹਾਏ 
ਮੁਝ ਭਾ ਰਿਦੈ ਅਨੰਦੇ। ” 
ਤਲਵੰਡੀ ਕੇ ਮਾਰਗ ਚਲਿ ਕਰਿ 
ਆਯੋ ਅਪਨਿ ਨਿਕੇਤਾ। 

ਮੁਝ ਪਸ਼ਚਾਤੁ ਸੁਨਹੁ ਗੁਰ ਅੰਗਦ ! 
ਸ਼ੀ ਬੇਦੀ ਕੁਲ ਕੇਤਾ ॥ ੧੨॥ 

ਭਏ ਪੁਸੀਦ' ਸੁਸਾ ਪਰ ਅਤਿਸ਼ੈ 
ਗਵਨੇ ਪੁਨਿ ਉਦਿਆਨਾ। 

ਭੇ ਇਕੰਤ ਜਹਿਂ ਮਨੁਜਾ ਨ ਆਵਹਿ 
ਕਰੁਨਾਨਿਧ ਗਤਿਦਾਨਾ। 

ਕਮਲ ਬਦਨ ਪ੍ਹਾਚੀ ਦਿਸ਼' ਜਿਹ ਕੋ 
ਵਾਕ ਅਰਕ” ਪਰਮਾਨਾ”। 

ਕਿੰਕਰ! ਉਰ ਕੋ ਭਰਮ ਤਿਮਰ? ਹਰਿ” 
ਦਲ ਕਲਮਲ' ਉਡ ਨਾਨਾ? ॥੧੨੩॥ 
ਗਯੋ ਰਬਾਬ ਲੇਨਿ ਹਿਤ ਪੁਰਿ ਮਹਿਂ 





'ਰਾਤ। “ਚੰਦੂਮਾਂ। 

'ਤਾਰੇ। 

ਤੇਰੇ) ਰਿਦੇ ਅਕਾਸ਼ ਵਿਚ ਸੂਰਜ। 

/ਪਿਛੇ ਗਿਣੇ ਹਨ (ਜੇਹੜੇ ਬੇਮੁਖਤਾ ਆਦਿ) 
ਓਹ। 

'ਸਰੋਵਰ। “ਬਰੱਬਰ। 

'ਕਵਲ। 

ਸੁੱਕੇ ਨਾ। 

'ਮਕਰੰਦ ਰਸ ਰੂਪੀ ਪ੍ਰੀਤ ਵਧੇ। 

ਸਮੁੰਦਰ ਹੈ। “ਗਲ ਜਾਂਦਾ ਹੈ। “ਲੂਣ ਵਾਂਡੂ (ਅ) 
ਨਿੰਦਕ ਗਰਲ ਵਨੰ ਨਿੰਦਕ ਜ਼ਹਿਰ ਸਮਾਨ ਹੈ। 
ਤੂੰ ਕਮਲ ਸਮਾਨ ਹੋਵੇਂਗਾ। 

'ਕੰਵਲ ਵਾਂਡੂ। “ਅਲੇਪ ਰਹੇਂਗਾ। 

/ਕੁੱਤੇ। 

'ਹਾਥੀ (ਵਤ) ਗੰਭੀਰ ਮਤ ਵਾਲੇ ਨੂੰ ਛੋਭ ਨਹੀਂ 
ਹੋਵੇਗਾ। 


'ਚਰਣ। “ਕਵਲ। ਦੋਵੇ'। 


ਪ੍ਰਸੰਨ। 
'ਮਾਨੁਖ। 


ਪੂਰਬ ਦਿਸ਼ਾ (ਵਾਂਡੂ)। 

'ਵਚਨ। “ਸੂਰਜ। “ਬਰੱਬਰ। 

/ਦਾਸਾਂ ਦਾ। “ਭੂਮ ਰੂਪੀ ਹਨੇਰਾ। “ਨਸ਼ਟ ਕਰਕੇ। 
'ਦਲ ਸਿਟਦੇ ਹਨ ਪਾਪਾਂ ਰੂਪੀ। “ਤਾਰੇ ਸਾਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਖੋਜਤਿ ਭਾ ਮਰਦਾਨਾ। 

ਸੁਨਹਿ ਡੂੰਮ ਕੋ ਸਦਨਹਿ ਜਹਿੰਵਾ! 
ਬੂਝਹਿ' ਜਾਇ ਸੁਜਾਨਾ”। 

ਆਦਰ ਪੁਰਿ ਮਹਿੰ ਦੇਇ ਨ ਕੋਊ 
ਅਸ ਬਿਧਿ ਵਾਕ ਅਲਾਵੈ'। 

“ਤਿਹ ਕੋ ਡੂਮ ਜੁ ਭਯੋ ਕੁਰਾਹੀ 

ਹਿਤ ॥੧੪॥ 


ਫਿਰਤਿ ਫਿਰਤਿ ਇਕ ਸ਼ੂਮ! ਭਯੋ, 
ਦੂਸਰ ਨਿੰਦਕ ਬੈਨ। 

ਸੁਨਿ ਮਨਿ ਮਹਿ ਦੁਖਜਤ ਭਯੋ, ਕਛੁ 
ਬਸਾਂ ਅਪਨ ਚਲੈ ਨ ॥੧੫॥ 


॥੧੭॥ 
ਮਤਦੂਮਲਾ ਛੰਦ' : 





'ਜਿੱਥੇ। 
ਪੁੱਛੇ। “ਚਤੁਰ। 


'ਭਾਵ ਮਰਦਾਨੇ ਦੇ ਦਿਲ ਨੂੰ। 
'ਥਕਾਂਨ। 


/ਉਸਦੇ। ਮੁਖ ਨੂੰ। “ਵਿਆਕੁਲ। 


604 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 605 


ਉਰ ਤਰਿ ਮਰਦਾਨੇ ਬਚਨ ਬਖਾਨੇ 

"ਇਹ ਛੰਦ ਸਵੱਯੇ ਦਾ ਇਕ ਰੂਪ ਹੈ, ਜਿਸਦਾ ਨਾਮ ਹੈ “ਮਾਤ੍ਹਿਕ ਦੁਰਮਿਲ। ` ਇਹ ੩੨ ਮਾਤਰਾਂ ਦਾ 
ਹੈ, ਜਿਸਦਾ ਰੂਪ ਇਹ ਹੈ:-੧੦੨੮੧੧੪, ਅੰਤ ਦੋ ਲਘੂ ਤੇ ਤਿੰਨ ਗੁਰੂ। (16, $, $) ਇਹ 
' ਮਤਦ੍ਰਮਿਲਾ ਛੰਦ” ਨਹੀਂ ਹੈ ਜੋ ੩੦ ਮਾਤ੍ਹਾ ਦਾ ਹੁੰਦਾ ਹੈ। ਉਸਦਾ ਰੂਪ ਹੈ ੮੪੮੨੮੨੬ ਅੰਤ 
ਗੁਰੂ (6)। ਕਿਤੇ ਕਿਸੇ ਲਿਖਾਰੀ ਦੀ ਭੁਲ ਹੋਈ ਜਾਪਦੀ ਹੈ ਜੋ ਟੁਰੀ ਰਹੀ ਹੈ। 
“ਕੇਚਿਤ! ਨਰ, ਇਉ ਬੈਨ ਕਹੈ'। 'ਕੇਈ। 

-ਇਹ ਡੂੰਮੰ ਤਾਂਹੀ ਭਾ ਜੁ ਕੁਰਾਹੀ- 

ਨਹਿਂ ਰਬਾਬ ਕੋ ਦੇਨਿ ਚੰਹੈ। 

ਦੁਰਮਤਿ ਭੂਮ ਭੂਲੇ, ਜਸੁ ਪ੍ਰਤਿਕੂਲੇ! __'ਆਪਦੇ ਯਸ਼ ਦੇ ਉਲਟ ਹਨ। 
ਸਠ ਮੁਖ ਤੇ ਨਿੰਦ ਬਖਾਨੇ। 

ਹੋਂ ਮਨ ਇਹ ਚਾਹੋ ਰਸਿਓ! ਲਯਾਵੋ __'ਰਸਿਆ ਹੋਇਆ। 

ਸੋ ਪਾਇ ਨ ਨਗਰ ਖੁਜਾਨੇ!” ॥੧੮॥ _ 'ਢੂੰਡਿਆਂ। 

ਸ਼ੀ ਗੁਰ ਗਤਿ ਦੈਨਾ ਸੁਨਿ ਕਹਿ ਬੈਨਾ 

“ਝਖ ਮਾਰਹਿਂ ਦੁਸ਼ਟ ਗਵਾਰਾ। 

ਲੌਜਤਿ ਮੁਖ ਹੋਵਹਿ ਜਨਮ ਬਿਗੋਵਹਿਂ 

ਦੁਖ ਪਾਵਹਿ ਜਮ ਦ੍ਰਾਰਾ। 

ਤੂੰ ਕਰਿ ਨਿਜ ਕਾਜਾ, ਤਜਿ ਨਰ ਲਾਜਾ 

ਜਾਵਹੁ ਨਗਰ ਬਹੋਰੀ। 

ਪਿਖਿ ਸੁੰਦਰ ਆਨਹੁ, ਸ਼ੰਕ ਨ ਠਾਨਹੁ 

ਸਭਿ ਕਰਹੁ ਡੂਮ ਘਰ ਟੋਰੀ/'” ॥੧੯॥ 

ਦੁਵੱਯਾ ਛੰਦ: 

ਪ੍ਰਭੂ ਜੀ! ਡੂਮ ਮੰਦ ਮਤਿ ਇਹ ਪੁਰਿ 

ਮਮ ਕਹਿ ਕਿਨਹਿ ਨ ਜਾਨਯੋ। 

ਬੈਸਨ ਦੇਇ ਨ ਕਿਯ ਸਨਮਾਨਾ 

ਕਿਨ ਰਬਾਬ ਨਹਿੰ ਆਨਜੋ। 

ਕਿਹ ਦਿਸ਼' ਮੈ ਅਬ ਖੋਜਨ ਜਾਵੋ? 

ਕਹਉ ਬੁਝਾਇ' ਸੁਆਮੀ ! 

ਤੁਮ ਕੋ ਤੀਨ ਲੋਕ ਕੀ ਸੁਧਿ ਹੈ 

ਘਟਿ ਘਟਿ ਅੰਤਰਜਾਮੀ!” ॥੨੦॥ 

“ਪੁਰਿ ਮਹਿ ਨਹਿਂ ਜਾਵਹੁ, ਮਰਦਾਨਾ ! 

ਅਵਰ ਸਥਾਨ ਸਿਧਾਵਉ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਾਇ ਖੋਜ ਤੁਮ ਪਾਵਉ। 

ਜੁਗ ਸਰਿਤਾ ਮਧ' ਤਾਂ ਕੋ ਜਾਨਹੁ ਦੋ ਨਦੀਆਂ ਵਿਚਕਾਰ। 
ਰਾਹਕ ਕੋ ਸੋ ਗਾਂਊ। 

ਨਾਮ ਫਿਰੰਦਾ ਤਹਾਂ ਰਬਾਬੀ 

ਜਾਇ ਸੁ ਬੂਝਹੁ ਨਾਂਉ' ॥੨੧॥ 





ਤਿੰਹ ਦੇ ਕਰਿ ਹੈਂ ਲੇਯ ਸੁ ਆਵੇਂ 

ਪੁਨਿ ਨ ਜਾਉ, ਸੁਖਰਾਸੁ'!” ॥੨੨॥ _ 'ਫੇਰ ਨਾ ਜਾਣਾ ਪਵੇ ਹੇ ਸੁਖਾਂ ਦੀ ਖਾਣ। 
ਦੋਹਰਾ: ਤੇ ਬੇਬੇ ਜੀ। 

“ਜਾਹੁ ਸੁਸਾ! ਕੇ ਪਾਸ ਤੇ, ਕੀਮਤ 


ਜਿਤਨੀ ਹੋਇ। 

ਸੋ ਲੇ ਕਰਿ ਗਵਨਹੁ!' ਅਬਹਿ, ਨਿਜ 'ਚਲਾ ਜਾ। 
ਬਿਲੌਬ ਸਭਿ ਖੋਇ” ॥੨੩॥ 

ਦੁਵੱਯਾ ਛੰਦ: 

ਮਰਦਾਨਾ ਤਤਕਾਲ ਸਿਧਾਯੋ 

ਗਯੋ ਨਾਨਕੀ ਧਾਮਾ। 

“ਕਹਯੋ ਨਗਰ ਸਭਿ ਖੋਜਜਯੋ ਹੋਂ ਹੀ 

ਨਹਿ ਰਬਾਬ ਅਭਿਰਾਮਾ। 

ਭੇਜਤਿ ਆਨ ਗ੍ਰਾਮ ਅਬ ਪੁਭੁ ਜੀ 

ਮੋਲ ਲੇਨਿ ਹੋਂ ਆਯੋ।? 

ਸਪਤ ਰਜਤਪਣ' ਜਾਚਿ ਲਏ ਜਬ 'ਸਤ ਰੁਪੱਯੇ। 
ਤੂਰਨ ਤਹਿਂ ਤੇ ਧਾਯੋ ॥੨੪॥ 

ਤ੍ਰੈ ਬਾਸੁਰ ਤਹਿਂ ਪਹੁੱਚਜੋ ਜਾਈ 

ਖੋਜਤਿ ਬੁਝਤਿ ਨਰ ਕੋ?। ਮਨੁੱਖ ਨੂੰ। 
ਜੁਗ' ਬਾਸੁਰ ਤਹਿਂ ਖੋਜਤਿ ਫਿਰਿਓ __'ਦੋ। 

ਕੋ ਨ ਬਤਾਵੈ ਘਰ ਕੋ। 


606 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 607 





ਹਟਿ' ਆਵਨ ਕੋ ਤਯਾਰੀ। 'ਮੁੜ। 
ਬੈਸਤਿ ਭਯੋ ਮਹੀਰੁਹ' ਛਾਂਹੀ? 'ਬ੍ਰਿੱਛਾਂ ਦੀ। “ਛਾਵੇਂ। 
ਫਿਕਰਵੰਦ ਹੁਇ ਭਾਰੀ ॥੨੫॥ 
“ਕੌਨ ਨਾਮ ਕਿਤਤੇ ਤੁਮ ਆਯੋ?? 
ਬੁਝਯੋ! ਇਕ ਨਰ?' ਆਈ। 'ਪੁਛਿਆ। ਇਕ ਮਨੁੱਖ ਨੇ। 'ਪਾ:-ਮਾਨਵ। 
'ਖ਼ੋਜਤਿ ਹੋ ਕਿਂਹ ਕੋ, ਕਯਾ ਕਾਜਾ?: _ 'ਕੰਮ ਕੀਹ ਹੈ। 
ਹਮ ਕੋ ਦੇਹੁ ਸੁਨਾਈ। 
ਦੀਸਤਿ ਤੋਹਿ ਲਿਲਾਰਾ'। 'ਮੱਥਾ। 
ਕਰੋ ਮਨੋਰਥ ਅਪਨਾ ਪੁਗਟੇ 
ਰਿਵ ॥੨੬॥ __'ਜਿੱਥੇ ਘਰ ਹਨ। 
'ਧੀਰਜ। “ਕੋਮਲ। “ਚੰਗੇ। 'ਪਾ:-ਬੈਨ। 
ਹਦ ਉਰ ਧਿਰਿਤ' ਭਈ, ਬਚਨਾ' 
ਸੁਨੇ ਮ੍ਰਿਦੁ? ਸਾਰ”। 
ਹਰਖਮਾਨ ਹੁਇ ਕਰਿ ਤਬੈ, ਉਚਰੇ 
ਬਚਨ ਵਿਚਾਰ ॥੨੭॥ 


ਰੀ 

ਲੇਨਿ ਰਬਾਬ ਰਜਾਈ'। ਹੁਕਮ ਹੈ। 

ਖੋਜਯੋ ਸੋ ਬਹੁ ਹਾਥ ਨ ਆਵੈ 

ਯਾਂ ਤੇ ਮਨ ਬਿਕੁਲਾਈ'” ॥੨੮॥ ਘਬਰਾ ਰਿਹਾ ਹੈ। 

“ਨਾਮ ਫਿਰੰਦਾ ਹਮਰਾ ਜਾਨਹੁ 

ਪਠਵਯੋ! ਤੁੰ ਮੁਝ ਪਾਸਾ?। 'ਭੇਜਿਆ ਗਿਆ ਹੈ'। 'ਤੂੰ ਮੇਰੇ ਕੋਲ। 
(ਫਿਰੰਦਾ) _ 

ਲੇ ਰਬਾਬ ਜਾਵਹੁ ਅਬ ਤਹਿ ਕੋ 

ਜਹਿੰ ਹੈਂ ਮਯਾ ਅਵਾਸਾ'। ਦਯਾ ਦੇ ਘਰ (ਗੁਰੂ ਜੀ)। 
ਭਵਸਾਗਰ ਤੇ ਨਰ ਬਹੁ ਤਾਰਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਧਾਰਯੋ ਸੁਤੈ ਸਰੂਪਾ। ” 

ਅਸ ਬਿਧਿ! ਬਦਨਹਿ _ਬਦਿ _ਕਰਿ? “ਇਸ ਤਰ੍ਹਾਂ “ਆਖਕੇ। 
ਆਨ੍ਯੋ 

ਸੁਭਗ! ਰਬਾਬ ਅਨੁਪਾ ॥੨੯॥ 'ਸੋਹਣਾ। 
ਦੋਹਰਾ: ਹੂ 

ਉਰ ਅਚਰਜ ਹੂੈ ਹਰਖ ਕਰਿ, ਮਰਦਾਨੇ 
ਤਿਹ ਕਾਲ। 

-ਕਿਤ ਤੇ ਲੀਨ ਨਿਕਾਸ ਯਹਿ- ਨਹਿਂ_'ਗਤੀ। 
ਜਾਨੀ ਤਿਹ ਚਾਲ ॥੩੦॥ 

ਦੁਵੱਯਾ ਛੰਦ: 

ਅਦਭੁਤ ਦੇਖਤਿ ਹੀ ਬਿਸਮਾਦਯੋ 
“ਕਹਉ ਮੋਲ ਇਹ ਜੋਊ। 

ਇਸਕੀ ਸਮ ਕੋ ਔਰ ਨ ਪੇਖ੍ਯੋ 

ਲੇਹੁ ਮੋਲ ਕਹਿ ਸੋਊ। ' 

“ਨਹੀਂ ਮੋਲ ਇਸ ਕੋ ਤੁਮ ਪਾਹੀ? 
ਐਸੇ ਕਹਤਿ ਫਿਰੰਦਾ। 

“ਪੁਨ ਹਮਨੈ ਲੈਨੋ ਭੀ ਨਾਂਹੀ 

ਸ਼ੀ ਅਵਤਾਰ ਮੁਕੰਦਾ'” ॥੩੧॥ 
ਮਰਦਾਨਾ ਮਨ ਹੋਇ ਹਿਰਾਨਾ 
ਬੂਝਤਿ ਤਿਹ ਪ੍ਰਤਿ! ਐਸੇ। 

“ਏ ਰਬਾਬ ਤੁਮ ਕਿਤ ਬਿਧਿ ਦੀਨੋ 
ਮੋਲ ਨ ਲੈਹੋ ਕੈਸੇ ? 

ਸਭਿ ਬਿਰਤਾਂਤ ਭਨੀਜੈ ਅਪਨਾ 
ਖੋਵਹੁ ਸੰਸੈ ਹਮਰਾ। 

ਸ਼ੁਭ ਸੁਭਾਇ, ਸ਼ੁਭ ਬੇਖ, ਮਧੁਰ ਬਚ 
ਭੇਦ ਨ ਜਾਨਯੋ ਤੁਮਰਾ” ॥੩੨॥ 
ਭਨਤਿ ਫਿਰੰਦਾ “ਮ੍ਰਿਤਮੰਡਲ' ਕੋ 
ਇਹ ਰਬਾਬ ਨਹਿ! ਲਖਿਯੇ'। 

ਅਨਤ' ਅੱਗ” ਸੋ ਨਹੀਂ ਵਜਾਵਹੁ 

ਸ਼ੀ ਨਾਨਕ ਜਹਿੰ ਪਿਖਿਯੇ”। 

ਤਹਾਂ ਬਜਾਵਹੁ, ਚਲਿ ਮਰਦਾਨਾ ! 

ਸੰਗ ਚਲਹੁ' ਮੈ' ਤੇਰੇ। 


608 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਪਾਦ ਪਦਮ ਕੋ ਦਰਸ਼ਨ ਕਰਿਹ 
ਰਿਦੇ ਲਾਲਸਾ ਮੇਰੇ” ॥੩੩॥ 
ਜੁਗਲ! ਚਲੇ ਉਰ ਹਰਖ ਬਿਸਾਲਾ 
ਪਹੁੰਚੇ ਜਹਾਂ ਕ੍ਰਿਪਾਲਾ। 

ਪਦ ਅਰਬਿੰਦ ਅਨੰਦ ਕੰਦ ਕੇ 
ਪਰਸੇ ਧਰਿ ਕਰਿ ਭਾਲਾ'। 

ਨੌਮੇ ਦਿਨ ਆਯੋ ਮਰਦਾਨਾ 
ਧਰਜਯੋ ਰਬਾਬ ਅਗਾਰੀ। 

ਕਮਲ ਬਦਨ ਤੇ ਬਚ ਮਕਰੰਦਾ 
ਬੋਲੇ ਸ਼ੂੀ ਦੰਭਾਰੀ' ॥੩੪॥ 
“ਬਹੁਤ ਬਿਲਮ' ਲਗਾਈ ਤਹਿਂਵਾ 
ਭਈ ਬਾਤ ਕਹੁ ਤੈਸੇ। 

“ਪੁਭੁ ਜੀ! ਭੇਵ ਨ ਜਾਨਯੋ ਜਾਈ 
ਕਹੋ ਬਚਨ ਮੈ' ਕੈਸੇ। 

ਆਪ ਖੁਦਾਇ ਧਰਤ ਅਵਤਰਯੋ 
ਅਚਰਜ ਹੇਰਤਿ ਚਰਿਤਾ। 

ਗਯੋ ਗ੍ਰਾਮ ਮੈ ਤੁਮ ਜੁ ਬਤਾਯੋ 
ਭਯੋ ਬਿਆਕੁਲ ਫਿਰਤਾ ॥ ੩੫॥ 
ਜੁਗ! ਬਾਸੁਰ ਮੈ' ਗ੍ਰਾਮ ਖੋਜਿ ਕੈ 
ਹਟਿ ਆਵਨ ਕੋ ਤਯਾਰੂ। 

ਆਇ ਸੰਤ ਇਹ ਸੰਗ ਜੁ ਮੇਰੇ 
ਦੀਨਿ ਰਬਾਬਹਿ ਚਾਰੂ'। 

ਤੀਨ ਦਿਵਸ ਤਹਿ ਬੀਤੇ। 

ਤੀਨ ਦਿਵਸ ਮੈ ਮੁਰਿ ਕਰਿ ਆਯੋ 
ਬਿਲਮ ਲਗੀ ਇਸ ਰੀਤੇ” ॥੩੬॥ 


609 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹਰਖ ਸਰਸ'' ਦਰਸਾਯੋ। 

ਸਭਿ ਬਿਧਿ ਜਾਨਹੁ ਅੰਤਰਜਾਮੀ” 
ਇਹ ਬਿਧਿ ਕਹਤਿ ਸਿਧਾਯੋ ॥੩੭॥ 
ਬਿਦਾ ਕਰਨ ਗਵਨ੍ਯੋ 
ਮਰਦਾਨਾ ਭਯੋ ਅਦ੍ਰਿੱਸ਼ੰ: ਸੋਊ। 

ਕਿਤ ਕੋ ਗਯੋ ਨ ਜਾਨਯੋ ਤਿਹ ਛਿਨ 
ਹੇਰਤਿ ਬਿਸਮੈ ਹੋਊ'। 

ਰਿਦੇ ਵਿਚਾਰ ਕਰਤਿ ਭਾ ਬਹੁ ਬਿਧਿ 
-ਭਯੋ ਨ ਨੈਨ ਬਿਹੀਨਾ। 


ਮੁਰਾ ਢਿਗ? ਤੇ ਦੁਰ” ਛਰ ਸਾ“ ਕਰਿਗਾ 
ਭੇਦ ਨ ਤਿਹ ਕੋ ਚੀਨਾ- ॥੩੮॥ 
ਆਯੋ ਜਬ, ਬੂਝਯੋ ਸ਼ੀ ਨਾਨਕ 

“ਕਹਿ! ਲੌ” ਜਾਇ ਪੁਚਾਯੋ?? 

“ਮੁਰ ਢਿਗ ਤੇ ਦੁਰ! ਦੀਸਯੋ ਨਾਂਹੀ 


ਹੇਰਤਿ ਅਚਰਜ ਆਯੋ। ” 

ਕਹਿ ਕਰਿ ਬੈਸ ਗਯੋ ਮਰਦਾਨਾ 
ਬੂਝਨ ਲਗਾ ਦਯਾਲਾ। 

“ਹੁਤੋ ਕੌਨ ਇਹ ਮਾਨਵ? ਸ੍ਹਾਮੀ! 
ਜਾਂਹਿ!' ਸੁਭਾਇ ਰਸਾਲਾ ॥੩੯॥ 
ਅਪਰ! ਨਰਨ ਸੀ ਯਾਂ ਕੀ ਗਤਿ ਨਹਿ 
ਰੁਚਿਰ ਰੂਪ ਦੁਤਿਵਾਨਾ'। 

ਬਹੁਰ ਰਬਾਬ ਉਪਾਇਨ' ਦੀਨਾ 
ਸੁਭਗ' ਅਲੌਕਿਕ” ਆਨਾ। 

ਦੀਨਾ ਨਾਥ! ਕਬਹੁ ਯਹਿ ਗਾਥਾ 
ਭਯੋ ਜਿ ਅੰਤਰਧਯਾਨਾ'। 

ਸ਼ਕਤਿ ਵਾਨ ਪਿਖ ਬਿਸਮੈ ਮੁਝ ਮਨ? 
ਸੁਨਿ ਸ਼੍ਰੀ ਗੁਰੂ ਬਖਾਨਾ ॥੪੦॥ 
“ਹੁਤੋਂ ਸੰਤ ਗੰਧਰਬਨ ਮਾਂਹੀ! 

ਜਿਹ ਹਰਿ ਕੀਰਤਿ ਪਯਾਰੀ। 


610 





'ਬੜਾ ਖੁਸ਼ ਹੋਇਆ ਹਾਂ। 'ਪਾ:-ਅਧਿਕ। 


।ਨਜ਼ਰੋ' ਗੈਬ ਹੋ ਗਿਆ। 
ਹੈਰਾਨ ਹੋਇਆ। 


ਮੇਰੀਆਂ ਅੱਖਾਂ ਤੋ` (ਖਾਲੀ ਭਾਵ) ਪਰੇ ਨਹੀਂ 
ਹੋਇਆ। (ਅ) ਭਾਵ, ਮੈ” ਅੱਖਾਂ ਤੋ ਹੀਣ ਨਹੀਂ 
ਹੋ ਗਿਆ, ਜੋ ਮੈਂ ਕਿਸੇ ਪਾਸੇ ਜਾਂਦਾ ਦੇਖ ਨਹੀਂ 
ਸਕਿਆ। 

'ਮੇਰੇ। “ਪਾਸੋ। “ਛਿਪ ਕੇ। “ਛਲ ਜਿਹਾ। 


'ਕਿਥੋਂ। “ਤਕ। 
ਛਿਪ ਗਿਆ। 
'ਗੁਰੂ ਜੀ ਤੋਂ। 


'ਜਿਸਦਾ। 
/ਹੋਰ। 


'ਭੇਟਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 611 


ਨਿਸ ਦਿਨ ਰਹਿਤਿ ਪ੍ਰੋਮ ਰੰਗ ਰਾਤਾ 
ਇਹ ਰਬਾਬ ਕਰ ਧਾਰੀ'। 
ਚਿਰੰਕਾਲ ਕੀ ਚਾਹਿ ਹੁਤੀ ਮਨ 
ਬਾਦਿਤ ਦੇਨਿ ਰਸਾਲਾ। 

ਸੋ ਅਬ ਦਯੋ, ਬਜਾਵਹੁ ਲੇ ਕਰਿ 
ਬਿਲਮ ਨ ਕਰਿ ਦਰਹਾਲਾ!'” ॥੪੧॥ 
ਆਇਸੁ ਮਾਨ ਲਯੋ ਮਰਦਾਨੇ 

ਕਰਨ ਲਗਯੋ ਤਬ ਸੁਰ ਕੋ। 

ਸ਼ੀ ਗੁਰੁ ਭਨਯੋ “ਬਨਹਿ ਸੁਰ ਆਪੇ' 
ਵਾਵਹੁ!' ਬਿਲਮ ਨ ਕਰਿ ਕੋ। ” 
ਸੁਨਤਿ ਵਜਾਯੋ ਤਿੰਹ ਤਤਕਾਲਾ 
ਸੁਰ ਬਨਿਗਾ! ਤਬ ਆਪੇ। 

ਐਸੀ ਬਾਤ ਨ ਅਚਰਜ ਤਾਂ ਕੋ 
ਜਾਂਹਿ ਸੁਰਾਸੁਰ ਥਾਪੇ' ॥੪੨॥ 


ਭਈ ਅਵਾਜ “ਤੁਹੀ ਨਿਰੰਕਾਰਾ 
ਨਿਰੰਕਾਰ ਕਰਤਾਰਾ !” 
(ਮਰਦਾਨੇ ਦੀ ਰਬਾਬ) 

ਤਿਹ ਪੀਛੇ ਸ਼ੀ ਨਾਨਕ ਬਿਨਤੀ 
ਹੋਵਹਿ ਤਾਰ ਮਝਾਰਾ'। 

ਭਏ ਪ੍ਰੇਮ ਮੈ ਪਸੁ ਪੰਛੀ ਸਭਿ 
ਮੋਹੇ ਮਨ ਉਦਿਆਨਾ'। 

(ਰਬਾਬ ਸੁਣ ਕੇ ਪਸੁ-ਪੰਛੀ ਮੋਹੇ ਜਾਣੇ) 
ਤਰੁਵਰ' ਤੇ ਰਸ ਨਿਚੁਰਨ? ਲਾਗਜਯੋ 
ਵਿਸਰਾ ਸਭਿਨਿ!' ਅਪਾਨਾ?” ॥੪੩॥ 
ਸੁਨਿ ਸੁਨਿ ਸ਼ੀ ਨਾਨਕ ਮਨ ਭਾਈ 
ਲਗੀ ਸਮਾਧਿ ਅਖੰਡਾ। 

(ਰਬਾਬ ਸੁਣ ਕੇ ਗੁਰੂ ਜੀ ਦੀ ਸਮਾਧੀ ਲੋਗਣੀ) 
ਪਲਕ ਜੁਟੀ! ਜੁਗ? ਭਏ ਬਿਦੇਹਾ 
ਸ੍ਰਾਸ ਦਸਮ ਦਰ ਮੰਡਾ'। 

ਹੋ ਅਛੋਭ ਛੋਰਹਿਂ ਨਹਿਂ ਤਿਹ ਣ ਕੋ 





'ਹਥ ਵਿਚ ਲੈਕੇ। 

“ਇਸ) ਸੁੰਦਰ ਵਾਜੇ ਦੇ ਸਾਨੂੰ ਦੇਣ ਦੀ (ਉਸਨੂੰ)। 
'ਛੇਤੀ (ਵਜਾਓ)। 

"ਪਾ:-ਆਛੇ। 

'ਵਜਾਵਹੁ। 

'ਸੁਰ ਹੋ ਗਿਆ। 


ਦੇਵਤੇ ਤੇ ਦੈਂਤ ਜਿਸਨੇ ਥਾਪੇ ਹਨ, ਭਾਵ ਗੁਰੂ 
ਜੀ ਨੂੰ। (ਅ) ਸੂਰ-ਅਸੂਰ। ਸੂਰ ਰਾਗ ਦੀਆਂ 
ਮਿਠੀਆਂ ਸੁਰਾਂ। ਅਸੂਰ ਬਿਜਲੀ ਆਦ ਦੀਆਂ 
ਘੋਰ ਸੁਰਾਂ, ਅਵਾਦਾਂ। 


'ਪਲਕਾਂ ਜੁੜੀਆਂ। “ਦੋਵੇਂ। 
ਟਿਕ ਗਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 612 





ਬੀਤਿ ਗਏ ਦਿਨ ਦੋਊ। 
ਪਦਮਾਸਨ' ਬੈਸੇ ਅਸ ਸੋਹਤਿ 'ਦੇਖੋ ਪ੍ਰਸੰਗ ਖਰਾ ਸੌਦਾ ਪੰਨਾ ੨੩੪ ਦੀ ਟੂਕ। 
ਜਿਵ ਸ਼ਿਵ ਕਲਮਲ ਖੋਉ” ॥੪੪॥ (ਕਲਯਾਨ ਸਰੂਪ, (ਅੰ) ਸ਼ਿਵ ਜੀ (ਏ) ਕਲਯਾਨ 
ਲੇ ਮੁਕਤੀ। ਮਾਨੋ ਪਾਪਾਂ ਦੇ ਖੈ ਕਰਨ ਵਾਲੀ ਮੁਕਤੀ 
ਆਪ ਸਮਾਧੀ ਲਾਈ ਬੈਠੀ ਹੈ। 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਰਬਾਬ ਲਯਾਵਨ ਪ੍ਰਸੰਗ ਬਰਨਨੰ ਨਾਮ 
ਪੈਂਤੀਸਮੋ' ਧਸਾਇ ॥੩੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 613 


੩੬. [ਗੁਰ ਚਰਨ ਮੰਗਲ। ਮਰਦਾਨੇ ਦੀ ਭੁਖ। ਬੇਬੇ ਜੀ ਪਾਸੋ ਵਿਦਾ] 





(ਬੇਬੇ ਨਾਨਕੀ ਨਾਲ ਬਚਨ ਬਿਲਾਸ) ॥੪੦॥ 


ਦਹਰਾ : 

ਸੀ ਸਤਿਗੁਰ ਪਾਰਸ ਚਰਨ, ਮਨ ਮਨੂਰ ਮਮ ਭੇਟ। 

ਮਨੂਰ=ਮਿੱਟੀ ਵਾਂਗੂ ਮਰ ਚੁਕਾ, ਪਰ ਖਿੰਘਰ ਹੋ ਚੁਕਾ ਲੋਹਾ। ਲੋਹੇ ਦੀ ਮੈਲ। ਭੇਟ=ਮਿਲਾਪ, ਛੁਹ 
ਪ੍ਰਾਪਤ ਹੋਵੇਗੀ। ਫੇਟ=ਘੇਰ, ਘੇਰਾ, ਫਾਹੀ, ਚੋਟ। 

ਕੰਚਨ ਸੋ ਹੋਵਹਿ ਜਬਹਿ, ਲਗਹਿ ਨ ਜਮ ਕੀ ਫੇਟ ॥੧॥ 

ਅਰਥ : 

ਮੇਰੇ ਮਨੂਰ (ਹੋ ਚੁਕੇ) ਮਨ ਨੂੰ ਜਦੋ' ਸੂ ਸਤਿਗੁਰੂ ਜੀ ਦੇ ਪਾਰਸ (ਰੂਪੀ) ਚਰਨਾਂ ਦੀ ਛੁਹ 
ਪ੍ਰਾਪਤ ਹੋਵੇਗੀ, (ਤਦੋਂ) ਉਹ ਸੋਨੇ ਵਾਂਡੂੰ (ਸ਼ੁਧ) ਹੋ ਜਾਵੇਗਾ (ਤੇ ਫੇਰ ਉਸਨੂੰ) ਜਮ ਦੀ ਫੇਟ 
ਨਹੀਂ ਲਗੇਗੀ। 

ਦੁਵੈਯਾ ਛੰਦ: 

ਲਗੀ ਸਮਾਧਿ ਬਿਤੇ ਦਿਨ ਦੋਊ 

ਲੋਚਨ ਕਮਲ ਨ ਬਿਕਸੇ!। 

ਮਰਦਾਨੇ ਤਨ ਛੁਧਾ' ਅਧਿਕ ਭੀ 

ਪ੍ਰਾਨ ਜਾਹਿੰ ਜਿਉ” ਨਿਕਸੇ। 

ਕੋ ਮਾਨਵ ਤਹਿ ਦ੍ਰਿਸ਼ਟਿ ਨ ਆਵੈ 

ਜਿਹ ਤੇ ਜਾਚਹਿ' ਖਾਨਾ?”। ਅੰਗੇ। “ਭੋਜਨ। 

ਹੁਤੋ ਨਿਕਟਿ ਨਿਰਮਲ ਜਲ ਸੀਤਲ 

ਤਿਖ ਹੈ ਕਰਹਿ ਸੁ! ਪਾਨਾ2 ॥੨॥ ___ 'ਉਹ (ਪਾਣੀ)। “ਪੀਵੇ। 

ਦਹਰਾ : 

ਤਜਿ ਕਰਿ ਪੁਭੁ ਕੋ ਜਾਇ ਨਹਿ, ਮਨ 

ਮਹਿ ਕਰਤਿ ਵਿਚਾਰ। 

-ਕਿਹ ਬਿਧਿ ਬੀਤਹਿ' ਸੰਗ, ਇਨ ' 

ਹੋਵਹਿ ਕਸ਼ਟ ਅਪਾਰ ॥੩॥ 


ਸਰਠਾ: 

ਅਬ ਕੇ ਦੇਹਿ ਮਝਾਰ, ਆਵਹਿ” ਮਾਂਗੋ 
ਬਿਦਾ ਮੈ'। 

ਸੰਗ ਇਨ- ॥੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 614 





ਭੋਜਨ ਹਾਥ ਨ ਆਯੋ। 

ਤਜਿ ਨਹਿਂ ਸਕਈ ਦੀਨ ਦਯਾਲਾ 

ਬਨੀ ਕਠਨ', ਦੁਖ ਪਾਯੋ। 
ਅਸਮੰਜਸ' ਭੀ? ਦੋਨੋ” ਬਾਤੈ' 
-ਨਿਕਟਿ ਰਹਿਨ! ਪੁਰਿ ਜਾਨਾ?-। 

ਕਰਤਿ ਵਿਚਾਰ ਰਾਤਿ ਸਭਿ ਬੀਤੀ 

ਭਯੋ ਉਦੇ ਪੁਨਿ ਭਾਨਾ! ॥੫॥ 

ਅੰਬਕ ਅੰਬਜ!' ਬਿਕਸੇ ਤਿਹ ਛਿਨ 

ਭਏ ਸੁਚੇਤ ਸਰੀਰਾ। 

ਮਰਦਾਨੇ ਕੇ ਉਰ ਕੀ ਲਖਿ ਕਰਿ 

ਬੋਲੇ ਵਾਕ ਗੰਭੀਰਾ। 

“ਕਿਹ ਬਿਧਿ ਕੀ ਸੁਧ ਬਦਹੁ' 

ਆਪਨੀ? 

ਬਦਨ ਰਹਯੋ ਮੁਰਝਾਯੋ। ” 

ਸੁਨਿ ਕਰ ਸ਼ੀ ਨਾਨਕ ਕੇ ਬਚਨਾ 
ਕਹਿਨ ਲਗੋ ਬਿਕੁਲਾਯੋ! ॥੬॥ “ਵਿਆਕੁਲ ਹੋਕੇ। 
“ਛੁਧਾ ਪਿਪਾਸਾ ਤੁਮਰੇ ਨਿਵਰੇ ਤ੍ਰੇਹ। 

ਤਿਨ ਤੇ ਕਸ਼ਟ ਨ ਕੋਊ। 

ਕੈਸੇ ਤੁਮ ਕੋ ਆਨ ਬਿਆਪਹਿਂ 

ਰਾਵਰ ਸਿਰਜੇ! ਸੋਉ। /ਆਪ ਦੇ ਰਚੇ ਹੋਏ ਹਨ। 
ਹਮਰਾ ਨਰ ਤਨ, ਤਿਨ ਬਿਨ ਗੁਜ਼ਰ ਨ 

ਅਸਨ ਬਸਨ ਨਿਤ ਚਾਹੋ'। 

ਭਯੋ ਛੁਧਾ ਸੋ ਅਧਿਕ ਬਿਹਾਲਾ 

ਕਿਹ ਤੇ ਪੁਭੁ ਜੀ ਖਾਹੋਂ? ॥੭॥ 

ਤੁਮ ਜੇ ਸੰਗ ਰਖਯੋ ਨਿਤ ਚਾਹਤਿ 

ਦੂਰ ਛੁਧਾ ਕਰਿ ਮੋਰੀ। 

ਬਾਸੁਰ' ਤੀਨ ਅਸਨ ਬਿਨ ਬੀਤੇ /ਦਿਨ। 
ਬਿਕਲ! ਬਪੁਖ?, ਬਿਨ ਜੋਰੀ”। ਵਿਆਕੁਲ ਹੋਕੇ। 'ਸਰੀਰ। “ਕਮਜ਼ੋਰ ਹੋ ਗਿਆ 


ਹੁੰ 
ਕਿਹ ਬਿਧਿ ਹੋਹਿ ਮੋਹਿ ਨਿਰਬਾਹੂ 
ਅਸਨ' ਅਚਨ?” ਚਿਤ ਚਾਹਾ”। 'ਭੋਜਨ। “ਖਾਵਣ ਨੂੰ। “ਚਿਤ ਚਾਹੁੰਦਾ ਹੈ। 
ਇਕ ਨਿਰਬਲ ਤਨ, ਦੂਸਰ! ਪਦ ਸੋਂ? _'ਦੂਸਰੇ। “ਪੈਰਾਂ ਨਾਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਦਾ ਪੰਥ ਅਵਗਾਹਾ'” ॥੮॥ 
ਦੋਹਰਾ: 

ਸ਼ੀ ਨਾਨਕ ਆਨਨ' ਭੁਨੈ?, 
“ਸੁਨਿ ਮਰਦਾਨਾ ! ਕਾਨਾਂ। 
ਹਮ ਸੰਗ ਐਸੇ ਹੀ ਸਦਾ, 
ਰਹਹੁ ਆਪ ਪਰਮਾਨ' `॥ 
ਸੋਰਠਾ: 

“ਕੈ! ਮੁਝ ਛੁਧਾ ਨਸਾਹਿ”, 
ਕੈ! ਦੀਜੈ ਮੁਝ ਖਾਨ ਕੋ। 

ਤੌ ਹੋਵਹਿ ਨਿਰਬਾਹਿ 
ਨਾਤੁਰ! ਸੰਗ ਨ ਪੁੱਜਈ?” ॥੧੦॥ 


॥੧੧॥ 

“ਜਾਉ ਨਿਕੇਤ ਨਿਦੇਸ' ਦੇਹੁ ਪੁਭੁ ! 
ਸੁਧ ਤੁਮਰੀ ਸਭਿ ਦੇਊ'। ” 

ਭਯੋ ਤਯਾਰ ਚਲਨ ਕੋ ਘਰ ਜਬ 
ਬੋਲੇ ਅਲਖ ਅਭੇਊ। 
“ਸੁਸਾ' ਅਵਾਸ ਰਬਾਬ ਧਰੀਜੈ 
ਬਹੁਰ ਜਾਹੁ ਮਰਦਾਨਾ !` 
ਕਰੁਨਾਨਿਧਿ ਕੇ ਸੁਨਿ ਕੈ ਬਚਨਾ 
ਪੁਰਿ ਮਹਿੰ ਕਿਯੋ ਪਿਯਾਨਾ! ॥੧੨॥ 
ਗਯੋ ਨਿਕੇਤ ਨਾਨਕੀ ਤਬ ਹੀ 

ਭੀ ਸਸ਼ੰਕ' ਜਬ ਦੇਖਾ। 

ਸੁੰਦਰ ਪੀੜ੍ਹਾ ਦੀਨ ਵਿਛਾਈ 





'ਪਰਵਾਣ ਹੈ (ਤਾਂ ਰਹੋ)। 
'ਜਾਂ। “ਦੂਰ ਕਰੋ। 


'ਜਾਂ। 


'ਨਹੀਂ ਤਾਂ। 2ਸਾਥ ਨਹੀਂ ਪੁੱਜਦਾ। 


ਇਹੋ ਗਲ ਹੈ। 
'ਜੈਸੀ ਆ ਬਣੇ ਤੇਹੀ ਕਟੇ। 


ਨਹੀਂ ਤਾਂ। 


/ਪੁੱਤਰ ਤੇ ਵਹੁਟੀ ਨੂੰ। 


'ਆਗਯਾ। 


/ਅਲਖ ਤੇ ਅਭੇਵ ਰੂਪ ਗੁਰੂ ਜੀ। 
ਬੇਬੇ ਜੀ ਦੇ। 


615 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 616 


ਆਦਰ ਕੀਨ ਵਿਸ਼ੇਖਾ। 


“ਬਹੁਤ ਦਿਵਸ ਮਹਿ ਹਮ ਘਰ ਆਯੋ 


ਕਹਾਂ ਰਹੇ ਮਰਦਾਨਾ? 

ਇਹ ਰਬਾਬ ਕੀ ਕੀਮਤਿ ਕਿਤਨੀ 
ਜੋ ਅਤਿ ਸੁੰਦਰ ਆਨਾ? ॥੧੩॥ 
ਭੁਾਤਾ ਕੌਨ ਥਾਨ ਅਬਿ ਬੈਸੇ 
ਕਮਲ ਬਦਨ! ਗਤਿ? ਦੈਨਾ”?? 
ਕਹਿ ਮਰਦਾਨਾ “'ਆਇਸ ਲੇ ਕਰਿ 
ਹੋਂ ਜਾਵੋ' ਨਿਜ ਐਨਾ। 

ਨਿਬਹੈ ਸੰਗਿ ਨ ਤਿਨ ਕੌ ਮੁਝ ਤੇ 
ਕਲਾਵਾਨ ਅਵਤਾਰਾ। 

ਤਿਨ ਸਮ ਹੋਵੈ ਨਿਕਟਿ ਰਹੈ ਸੋ 
ਖਾਇ ਨ ਕਬਹੁ ਅਹਾਰਾ ॥੧੪॥ 
ਧਰਨ ਰਬਾਬ ਸਦਨ! ਮੈ ਆਯੋ 
ਤੁਮ ਕਹਿ ਦੇਹੁ” ਸੰਦੇਸਾ?। 
ਤਲਵੰਡੀ ਮੈੱ' ਭਯੋ ਤਯਾਰੀ' 
“ਕਹਯੋ ਬਚਨ ਜਬ ਐਸਾ। 
ਸੁਨਤਿ ਨਾਨਕੀ ਨੈਨਨ ਨੀਰੰ 
ਬੂੰਦ ਗਿਰਤਿ ਧਰ ਮਾਂਹੀ। 

ਧੀਰ! ਹਰੀ?, ਉਰ” ਪੀਰ“ ਗਹੀਰਾ= 


ਤਜਯੋ ਹਰਖ, ਸੁਖ ਨਾਂਹੀ ॥੧੫॥ 
ਤਨ ਸਨੇਹ ਸਾਗਰ ਮਹਿੰ' ਮਗਨੰ2 


ਗਯਾਨ ਕਿਨਾਰ! ਨ ਪਾਵੈ। 
ਨਹਿ ਢਿਗ ਨਾਨਕ ਰੂਪ ਜਹਾਜੂ 
ਜਿਸ ਅਲੌਬ ਤਰਿ ਜਾਵੈ। 
ਦਾਸੀ ਤੁਲਸਾਂ ਬੀਚੀ' ਕੇ ਸਮ 
ਉਬਰਨ! ਧੀਰ ਸੁ ਦੇਈ”। 


ਪੌਂਛਤਿ ਬਦਨੰ”, ਭਨਤਿ' ਦਿਲਾਸਾ? 


ਜਤਨ ਅਨੇਕ ਕਰੇਈ ॥੧੬॥ 





'ਘਰ। 
'ਤੁਸੀਂ ਆਖੋ। ਸਨੇਹਾ (ਪੇਕਿਆਂ ਲਈ)। 
'ਤਿਆਰ ਹੋ ਰਿਹਾ ਹਾਂ। 


'ਹੌਸਲਾ। “ਟੁਟ ਗਿਆ। “ਰਿਦਾ। “ਪੀੜ ਨਾਲ। 
“ਫੜਿਆ ਗਿਆ (ਅੰ) ਰਿਦੇ ਵਿਚ ਡੂੰਘੀ (ਪੀੜ) 
ਪਈ। 


'ਗੁਰ) ਵਜੂਦ ਦੇ ਪ੍ਰੇਮ ਰੂਪੀ ਸਮੁੰਦਰ ਵਿਚ। 
“ਡੁਬ ਗਈ। 
/ਗਯਾਨ ਰੂਪੀ ਕਿਨਾਰਾ। 


'ਲਹਿਰਾਂ। 

'ਤਰ ਪੈਣ ਵਾਸਤੇ। “ਧੀਰਜ ਦੇਂਦੀ ਹੈ। 

'ਮੁਖੜਾ। 2ਪਿਆਰ ਵਾਕ ਕਹਿੰਦੀ ਹੈ। "ਪਾਛ- 
ਦੇਤ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 617 


ਰੋਦਨ ਕਰਤਿ ਨ ਨਿਵਰੈ ਕਿਤ ਬਿਧਿ! _ 'ਕਿਸੇ ਤਰ੍ਹਾਂ। 

ਜੱਦਪਿ' ਰਿਦਾ ਗਯਾਨੀ'। 'ਭਾਵੇ'। 

"ਸਫਲ ਗਿਆਨ ਉਹੋ ਹੈ ਜਿਸ ਵਿੱਚ ਪ੍ਰੇਮ ਹੈ, ਪਰੇਮ ਵਿਹੂਣਾ ਗਿਆਨ ਸਫਲ ਨਹੀਂ ਹੈ। ਬੇਬੇ ਜੀ ਦਾ 
ਗਿਆਨ, ਸਤਿਗੁਰ ਦੇ ਰੱਬੀ ਵਜੂਦ ਦੀ ਪਹਿਚਾਨ, ਪੂਰਨ ਗਯਾਨ ਹੈ ਪਰ ਫੇਰ ਉਨ੍ਹਾਂ ਦੇ ਕੀਰਤਨੀਏ 
ਦੇ ਟੁਰ ਆਉਣ ਪਰ ਉਨ੍ਹਾਂ ਦੇ ਮਾਨੁਖੀ ਸਰੂਪ ਲਈ ਬਿਰਹਾ, ਗਿਆਨ ਤੇ ਪ੍ਰੇਮ ਦਾ ਸੰਗਮ ਹੈ। 
ਸ਼ੀ ਨਾਨਕ ਸਨੇਹ! ਕੀ ਮਹਿਮਾ ਪ੍ਰੇਮ। 

ਵਿਛੁਰਨ ਤੇ ਬਿਲਖਾਨੀ। 'ਘਬਰਾਈ। 

ਹੁਤੋ ਜਰਾਮ ਗਯੋ ਕਿਤ ਕਾਜਾ 

ਆਵਾ ਤਿਹ ਛਿਨ ਮਾਂਹੀ। 

ਬਿਸਮਾਦਯੋ' ਰੋਦਤਿ ਪਸ਼ਯੰਤੁ” ਹੈਰਾਨ ਹੋ ਗਿਆ। “ਵੇਖ ਕੇ। 
ਤੁਲਸਾਂ ਸੋ ਬਚ ਪ੍ਰਾਹੀ' ॥੧੭॥ ਕਿਹਾ। 

“ਕਹੁ ਕੈਸੇ ਕਯਾ ਭਯੋ ਕੁਕਾਜਾ 

ਰੋਦਤਿ ਕਾਲੂ ਤਨਿਯਾ!?? 'ਕਾਲੂ ਜੀ ਦੀ ਸਪੁੜ੍ਹੀ। 

ਤੁਲਸਾਂ ਭਨਤਿ “ਚਲਜਯੋ ਮਰਦਾਨਾ 

ਏਕਲ ਭ੍ਰਾਤਾ ਗੁਨਿਯਾ'। ।ਇਕੱਲਾ ਵੀਰ ਜੀ ਨੂੰ ਸਮਝਕੇ। 
ਬਿਛੁਰਨ ਕੋ ਦੁਖ ਮਾਨਾ। 

ਧਰਨ ਰਬਾਬ ਅਬਹਿ ਇਹ ਆਵਾ 

ਸੁਨਿ ਕਰਿ ਰੋਦਨ ਠਾਨਾ” ॥੧੮॥ 

ਭਨਤਿ ਜਰਾਮ “ਰਹਹਿ ਮਰਦਾਨਾ 

ਜਿਸ ਬਿਧਿ, ਕਰਿਯੇ ਸੋਊ। 

ਰਾਖਹਿੰ' ਇਹਾਂ, ਨ ਜਾਵਹਿ ਘਰ ਕੋ __'ਪਾ:-ਹਰਖਹਿ। 

ਕਿਉ' ਉਦਾਸ ਉਰ ਹੋਊ। ” 

! “ਸੁਨਿ ਆਰਜ ਸੁਤ”! ਜੇ ਮਰਦਾਨਾ _ 'ਬੇਬੇ ਜੀ ਬੋਲੇ। “ਹੇ ਸ੍ਰੇਸ਼ਟ ਦੇ ਸਪੁਤੂ। 
ਰਹੈ ਭੁਾਤ ਕੇ ਪਾਸੂ। 

ਨਤੁ! ਪੁਨਿ ਹੋਇਂ ਉਦਾਸੂ ॥੧੯॥ 

ਨਿਕਟਿ ਰਹਤਿ ਆਨਨ ਅਰਬਿੰਦਾ' 

ਕਬਿ ਕਬਿ ਹੋਂ” ਪਸ਼ਯੰਤੂ”। 

ਜਾਹਿੰ ਬਿਦੇਸ਼ ਨ ਦੀਸਹਿਂ ਮੋਹੂ! 

ਮਨ ਲਖਿ ਇਉਂ ਬਿਲਖੰਤੂ'। ' 

ਕਹਿ ਜਰਾਮ “ਨਾਨਕ ਪਰ ਨਿਸ਼ਚਾ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 618 


ਉਰ ਥਿਰ ਗਿਰ ਸਰ ਤੇਰੇ। 
ਭੁਮ ਬੱਜਰ ਤੇ ਥਰਹਰ ਡੋਲ੍ਯੋ 


ਧੀਰ ਨਸੀ ਇਹ ਬੇਰੇ! ॥੨੦॥ 
ਨਿਤਾਪੁਤੀ ਮੁਝ ਕੋ ਸਮਝਾਵਤਿ 
ਅਬ ਕਿਉ ਉਰ ਮਹਿ ਭਰਮੀ? 
ਸ਼ੀ ਨਾਨਕ ਅਵਿਲੌਬ ਸਦਾ ਨਿਜਾ' 


ਲਖਹਿੰ' ਸੁ ਤਿਨ ਕੇ ਮਰਮੀ।? 
ਪੁਨ ਮਰਦਾਨਾ ਜੈਸੇ ਰਹਿ ਪੁਰਿ 
ਤੈਸੇ ਕਰਹੁ ਉਪਾਈ। 

ਕੈਸੇ ਰਿਦੈ ਉਦਾਸ ਭਯੋ ਹੈ 

ਕਿਉ ਤਲਵੰਡੀ ਜਾਈ?” ॥੨੧॥ 
ਭਨਤਿ ਨਾਨਕੀ “ਬੂਝਹੁ ਤਿਹ ਸੋੱ 
ਕਿਉਂ ਦਿਲਗੀਰ ਭਯੋ ਹੈ?? 
ਕਹਿ ਜਰਾਮ “ਸੁਨੀਯੇ ਮਰਦਾਨਾ ! 
ਕਿਉ ਤੁਮ ਚਲਨ ਚ਼ਹਜੋ ਹੈ ? 


ਸ਼ੀ ਨਾਨਕ ਕੋ ਬਹੁ ਹਿਤ! ਤੋ ਪਰ 
ਕੈਸੇ ਭਈ ਵਿਚਾਰਾ? ? 

ਰਹੋ ਸੰਗਿ, ਨਾ ਕਰਹੁ ਪਯਾਨਾ 
ਚਹੋ ਜੁ ਲਿਹੁ ਨ ਅਵਾਰਾ!” ॥੨੨॥ 
! “ਸੁਨਿ ਜਰਾਮ ਤਿਨ ਸੰਗ ਨ ਨਿਬੰਹੈ 


ਕਲਾਵਾਨ ਅਵਤਾਰਾ। 
ਲਗੀ ਸਮਾਧਿ ਤੀਨ ਦਿਨ ਬੀਤੇ 
ਹਾਥ ਨਾ ਆਇ' ਅਹਾਰਾ। 

ਤਿਨ ਕੋ ਭੂਖ ਪਯਾਸ ਨਹਿਂ ਕਬਹੂੰ 
ਹੌ ਭੋਜਨ ਨਿਤ ਚਾਹੈਂ'। 

ਨਗਰ ਮੱਧ ਮੁਝ ਨਹੀਂ ਸੰਦੇਹਾ! 


ਕਾਨਨ! ਕਹਿ ਤੇ ਖਾਹੌਂ?” ॥੨੩॥ 


ਮਰਹਰੀ ਛੰਦ: 


“ਸੁਨਿਯੇ ਮਰਦਾਨਾ ! ਕਰਿ ਗੁਜਰਾਨਾ 


ਜਿਹ ਬਿਧਿ ਹੋਇ ਤੁਮਾਰ। 





ਪਹਾੜ ਬਰਬਰ ਥਿਰ ਹੈ। 

'ਇੰਦੂ ਦਾ ਸ਼ਸਤੁ ਭਾਲੇ ਵਰਗਾ ਜਿਸ ਤੋ' ਪਹਾੜ 
ਡਰਦੇ ਹਨ। 

ਇਸ ਵੇਲੇ। 


ਆਪ ਆਸਰਾ ਰੂਪ ਹਨ (ਉਹਨਾਂ ਨੂੰ ਕੀ ਲੋੜ ਹੈ 
ਆਸਰੇ ਦੀ।)। 'ਪਾ:-ਜਗ। 
'ਜਾਣਦੇ ਹਨ। “ਭੇਤੀ ਉਨ੍ਹਾਂ ਦੇ। 


'ਪ੍ਰੈਮ। 


ਸਾਨੂੰ ਦੇਣ ਵਿੱਚ) ਦੇਰੀ ਨਹੀਂ 
ਮਰਦਾਨਾ ਬੋਲਿਆ। 


/ਮੈਨੂੰ) ਹੱਥ ਨਹੀਂ ਆਯਾ। 


'ਸ਼ਹਿਰ ਵਿਚ ਤਾਂ (ਅੰਨ ਮਿਲ ਜਾਣ ਦਾ) ਮੈਨੂੰ 
ਸੰਸਾ ਨਹੀਂ (ਅ) ਕਿਸੇ ਨਾਲ ਮੇਰਾ ਸਨੇਹ ਨਹੀਂ। 
!ਬਨ ਵਿਚ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 619 





ਰਹੁ ਪੁਰਿ ਸੁਲਤਾਨਾ ਕਰਿ ਘਰ ਖਾਨਾ 

ਦੋਨੋ ਕਾਲ! ਅਹਾਰ। ਦੋਨੋ" ਵੇਲੇ ਘਰ ਖਾਓ ਖਾਣਾ। 
ਜੇ ਗਵਨਹੁ ਆਨਾ! ਲਿਹੁ ਧਨ ਪਾਨਾ?£ _'ਹੋਰਥੇ। “ਧਨ ਹੱਥ ਵਿਚ ਲਓ। 
ਕਰਿ ਖਰੀਦ ਤਹਿ ਖਾਉ। 

ਨਾ ਕਰਹੁ ਪਯਾਨਾ, ਰਹੁ ਇਹ ਥਾਨਾ 

ਨਾਨਕ ਢਿਗ ਹਰਿਖਾਉ!” ॥੨੪॥ 'ਖੁਸ਼ ਹੋਕੇ। 

ਸੁਨਿ ਕਰਿ ਮਰਦਾਨਾ ਉਰ ਹਰਖਾਨਾ 

ਕੀਨੋ ਰਹਿਨ ਵਿਚਾਰ। 

ਮੁਖ ਬਚਨ ਬਖਾਨਾ “ਤੁਮ ਕਹਿ ਮਾਨਾ 

ਜਾਉ! ਨ ਮੈ ਆਗਾਰਾਂ। ? 

ਹੋਈ ਪੁਨਿ ਰੈਨਾ, ਰਹਯੋ ਸੁ ਐਨਾ 


'ਜੀਕੁਣ ਹੋਵੇ ਰੋਕ ਗੂਹਿ ਦੀ (ਕਿਸੇ) ਮਨੁਖ ਨੂੰ 
ਤੇ ਉਹ ਜਾਵੇ ਟਲ। 
ਤਿਉ” ਉਰ ਪੀਰਾ ਦੂਰ! ॥੨੫॥ (ਹਟ ਗਈ। 
ਦੁਵੱਯਾ ਛੰਦ: 
ਭੋਰ ਭਈ ਮਰਦਾਨਾ ਬੋਲ੍ਯੋ 
“ਜਾਵੋ ਨਾਨਕ ਪਾਸੀ। ? 
“ਭੋਜਨਿ ਕਰਿ ਤਯਾਰ ਤੁਝ ਦੇਵਹਿਂ 
ਖਾਇ ਜਾਹੁ ਛੁਧ! ਨਾਸੀ। ” 
ਮਾਨ ਬਚਨ ਮੁਖ ਅਚਯੋ ਅਹਾਰਾ 
ਗਵਨਨ! ਭਯੋ ਤਯਾਰੀ। 
ਗਰ ਕੋ ਚੀਰ ਜਰਾਮ ਦਯੋ ਤਬ 
ਪਹਿਰਯੋ ਹਰਖਤਿ ਭਾਰੀ ॥੨੬॥ 
ਬੀਸ ਰਜਤਪਣ' ਦੀਨੇ ਬਹੁਰੋਂ 
ਭਨਤਿ ਨਾਨਕੀ ਬੈਨਾ। 
“ਸਦਨ ਆਨਿ ਮੁਝ ਦਰਸ਼ਨ ਦੀਜੈ 
ਭਨਹੁ! ਬਿਨੈ ਗੁਨ ਐਨਾ। 
ਅਧਿਕ ਲਾਲਸਾ ਹਿਰਦੇ ਲਖਿ ਕਰਿ 
ਦਯਾ ਧਾਰਿ ਘਰ ਆਵੈ'। 
ਜਾਹੁ ਅਬਹਿ ਮਰਦਾਨਾ ! ਤਿਨ ਢਿਗ 
ਅਨਤ! ਥਾਨ ਨਹਿ ਜਾਵੈ” ॥੨੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਕੰਧੇ ਧਰਿ ਰਬਾਬ ਕੋ ਗਮਨਯੋ 

ਸ਼ੀ ਗੁਰੁ ਢਿਗ ਤਬ ਆਯੋ। 

ਬੰਦਨ ਕਰਿ ਬੈਸਯੋ ਗੁਰੁ ਬੋਲੇ 

“ਕਿਉ” ਰਬਾਬ ਪੁਨ ਲਯਾਯੋ ?? 

ਤਹਿਂ ਭਗਨੀ ਮਨੁ ਅਨੁਰਾਗਾ। 

ਮਮ ਜਾਵਨ ਕੀ ਬਾਤ ਸੁਨੀ 

ਤਿਨ ਕੀਨੋ ਵਡ ਬੈਰਾਗਾ ॥੨੮॥ 
ਆਨਿ ਜਰਾਮ ਭਨੇ ਮੁਖ ਬਚਨਾ 

-ਜਬ ਲੌ ਪੁਰਿ ਸੁਲਤਾਨਾ। 

ਤਬ ਲੌ ਭੋਜਨ ਖਾਵਹੁ ਹਮ ਘਰ- 
ਪੁਨਿ ਦੀ ਖਰਚੀ ਪਾਨਾ!। 

ਬੀਸ ਕਾਰਖਿਕ', ਗਰ ਕੋ ਅੰਬਰ? 

ਦੈ ਕਰਿ ਮੁਝੇ ਪਠਾਯਾ। 

ਪੁਨਿ ਭਗਨੀ ਭਨਿ!' -ਆਨਿ ਸਦਨ 
ਮੁਝੋ- 

ਦਿਹੁ ਦਰਸ਼ਨ ਕਰਿ ਦਾਯਾ” ॥੨੯॥ 
ਅੰਤਹਿ' ਡੂੰਮ ਸੁਭਾਏ। 

ਆਗੈ ਤਿਨ ਪਾਲਨਿ ਸਿਰੀ ਚੰਦਾ 

ਪੁਨਿ ਜਾਚੇ! ਤੁਮ ਜਾਏ। 

ਭਲੋ ਕਾਜ ਕੀਨੋ ਇਹ ਨਾਂਹੀ 
ਲਾਲਚ ਕਰਿ ਧਨ ਆਨਾ। 

ਜਾਹੁ ਸਪਦ' ਮੁਰ? ਮੋਰ? ਸੁ ਦੀਜੈ 'ਛ਼ੇਤੀ। ਅੁੜਕੇ। 'ਮੋੜ। 
ਨਹਿ ਰਾਖਹੁ ਨਿਜ ਪਾਨਾ!” ॥੩੦॥ __'ਆਪਣੇ ਹੱਥ ਵਿੱਚ। 
“ਸੁਨਿ ਨਾਨਕ ਜੀ! ਕੂਰ ਨ ਕਹਿਹੌਂ' 
ਨਹਿੰ ਜਾਚੇ ਮੈਂ ਜਾਏ। 

ਦਏ ਆਪ ਤਿਨ ਹਿਤ ਕਰਿ ਹਿਰਦੈ 
ਤਬ ਲੇ ਕਰਿ ਹੋ ਆਏ। 

ਅਬ ਜਿਹ ਬਿਧਿ ਤੁਮ ਬਦਨ ਬਦਹੁਗੇ' 
ਤਸ ਬਿਧਿ ਮੈ ਅਨੁਸਾਰਾ। 


620 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 621 


ਤੈਸੇ ਕਰਹੁ ਵਿਚਾਰਾ” ॥੩੧॥ 

ਕਹਿ ਸ਼੍ਰੀ ਗੁਰੂ “ਨਰ ਆਸ' ਨ ਰਖੀਏ _ 'ਪਾ:-ਕਹਿ ਸ੍ਰੀ ਸਤਿਗੁਰ “ਆਸ। ” 

ਬਹੁ ਬਿਕਾਰ ਇਸ ਮਾਂਹੀ। 

ਤ੍ਰਿਸ਼ਨਾ ਅਧਿਕ ਹੋਇ ਨਹਿਂ ਤ੍ਰਿਪਤੈ 

ਬਹੁਰ ਬਹੁਰ ਭਰਮਾਹੀ। 

ਏਕ ਜਾਚ! ਦੁਜੇ ਢਿਗ” ਜਾਵਹਿ ਮੰਗਕੇ। “ਪਾਸ। 

ਪੁਨਿ ਤੀਸਰਿ ਪਹਿ ਦੀਨਾ!। ।ਆਜਜ਼ ਹੁੰਦਾ ਹੈ। 

ਚਤੁਰਥ ਤੇ ਜਾਚਹਿ ਹੁਇ ਆਤੁਰਾਂ /ਦੂਖੀ। 

ਤ੍ਰਿਸ਼ਨਾ ਕੀਨਿ!' ਅਧੀਨਾ” ॥੩੨॥ ਕਰਦੀ ਹੈ। “ਪਰਤੰਤ੍ਰ (ਮੰਗਣਹਾਰ ਨੂੰ)। 

ਏਕ ਆਸ ਰਾਖਹੁ ਅਬਿਨਾਸ਼ੀ! ਰੱਬ ਦੀ। 

ਤ੍ਰਿਸ਼ਨਾ ਨਾਸਹਿ ਆਨਾ। 

ਕੀਟ ਮੱਧ ਪਾਖਾਨਾ'। ਪੱਥਰ ਵਿੱਚ (ਵੱਸਦੇ) ਕੀੜੇ ਨੂੰ ਵੀ। 

ਉਦਰ! ਬਿਖੇ ਪ੍ਰਤਿਪਾਲਹਿ ਜੋਊ /ਪੇਟ। 

ਜਨਮਤਿ ਦੇਹਿ ਅਹਾਰਾ। ਦੁੱਧ ਦਾ) ਭੋਜਨ। 

ਪੂਰਬ ਅਸਥਨ ਮਹਿ” ਕੁਛ ਨਾਂਹੀ /ਪਹਿਲੇ ਥਣਾਂ ਵਿਚ। 

ਪੁਨਿ ਪੈ ਪਸਮਤਿ ਧਾਰਾ! ॥੩੩॥ ਦੁੱਧ ਦੀਆਂ ਧਾਰਾਂ ਪਸਮ ਪੈਂਦੀਆਂ ਹਨ। 

ਇਹ ਬਿਧਿ ਲਖਿ ਕਰਿ ਅਸਥਿਰ ਉਰ 

ਕਰਿ 

ਧਰਿ ਸੰਤੋਖ ਸਦਾਈ। 

ਜਲ, ਥਲ, ਗਿਰ, ਨਭ? ਤਾਂਬਰ” ਧਰ" 'ਪਹਾੜ। 'ਅਕਾਸ਼। 'ਤਾਮੇ ਦੀ। “ਧਰਤੀ ਤੇ। 

ਅਹਿ£ “ਸੱਪਾਂ ਨੂੰ। 

ਜਹਿਂ ਲਗ ਚਰ ਅਚਰਾਈ?। ਤੁਰਨ ਵਾਲੇ। 'ਜੜ। 

ਪੰਛ ਪਾਲਨਾ ਕਰਤਿ ਬਿਸਾਲਾ! /ਬਹੁਤ। 

ਕੋਇ ਨ ਬਿਨਾ ਅਹਾਰਾ'। /ਭੋਜਨ। 

ਅਸ ਉਦਾਰ ਕੋ ਤਜਿ ਕਰਿ ਭਰਮਤਿ' _'ਜੋ ਭਟਕਦਾ ਹੈ। 

ਤਿਸਨਾ ਦੁਖ ਪਰਵਾਰਾ''? ॥੩੪॥ ਉਹ ਵੇੜ੍ਹਿਆ ਹੈ ਤ੍ਰਿਸ਼ਨਾਂ ਦੇ ਦੁਖ ਨੇ। "ਪਾ:- 
ਪਰ ਦ੍ਰਾਰਾ ਪ੍ਰਾਏ ਦੁਆਰੇ। 

ਸੁਧਾ ਸਨੇ' ਜਨੁ? ਬੈਨ ਸ਼੍ਰੋਨ ਸੁਨਿ ਮਨ _ ਅੰਮਿ੍‌ਤ ਵਰਗੇ। “ਮਾਨੋ। 

ਮਹਿਂ ਆਵ ਸੰਤੋਖਾ। 

ਜਨਮ ਜਨਮ ਕੀ ਤ੍ਰਿਸ਼ਨਾ ਦੁਖ ਤੇ 

ਦੇਇ ਗਯਾਨ ਬਰ ਪੋਖਾ”। /ਚੰਗੀ ਤਰ੍ਹਾਂ ਤ੍ਰਿਪਤ ਕਰ ਦਿੱਤਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 622 


ਬਦਨ ਬਦਤਿ ਮਰਦਾਨਾ “ਚਲਿਯੇ 

ਤੁਮ ਕੋ ਸੁਸ ਹਕਾਰਾ। 

ਅਬ ਭਾ ਰਿਦੈ ਵਿਚਾਰਾ” ॥੩੫॥ 

“ਕਹਯੋ ਨ ਮੇਟੋ”, ਚਲਿ ਮਰਦਾਨਾ ! ਆਖਿਆ ਨਹੀਂ ਮੋੜਦਾ। 

ਸੰਗਿ ਕਾਜ ਹੈ ਤੇਰੇ। ? 

ਗਏ ਨਗਰ ਮਹਿ ਸਦਨਹਿ ਪਹੁੰਚੇ" 'ਪਾ:-ਸਦਨ ਪ੍ਰਵੇਸ਼ੰ। 

ਦਾਸੀ ਤੁਲਸਾਂ ਹੇਰੇ। 

ਠਾਂਢੀ! ਅਧੋ ਗੁਹਾਰੀ?” ਤਬ ਹੀ ਖੜੀ ਸੀ। “ਹੇਠੋਂ ਹੀ ਵਾਜ ਕੀਤੀ। 
ਬਧੂ ! ਭਰਾਤ ਜੀ ਆਏ। ” 

ਹਰਖ ਨਾਨਕੀ ਅੰਗ ਨ ਮੇਵਹਿ 





ਕੇਕੀ ਘਨ ਗਰਜਾਏ! ॥੩੬॥ 'ਜੀਕੂੰ ਮੋਰ ਬੱਦਲਾਂ ਦੇ ਗੱਜਿਆਂ। 

ਪਦ ਪੰਕਜ ਪਰ ਧਾਇ ਧਰਯੋ ਸਿਰ 

ਧਰਮ ਪੇਲ' ਕਰਿ ਤਾਂਹੀ।2 'ਉਮਰੋ' ਛੋਟੇ ਅਗੇ ਉਮਰੋ' ਵਡੇ ਨੇ ਮੱਥਾ ਨਾ 
ਟੇਕਣਾ, ਇਹ ਮਰਯਾਦਾ ਪੇਲਕੇ ਉਲਟ ਕੇ। 
2ਉਸ ਬੇਬੇ ਨੇ। 

ਜੁਗ ਕਰ ਪਰ! ਤਿਹ” ਸਿਰ ਤਬ ਲੇ _'ਦੋਂਹ ਹੱਥਾਂ ਪਰ। “ਬੇਬੇ ਦਾ। 


ਕਰਿ 

ਪਰਮ ਪੁਰਖ” ਪੁਨਿ ਪ੍ਹਾਹੀ”। ਸਤਿਗੁਰੂ ਜੀ ਨੇ। ਕਿਹਾ। 
“ਯਾਂ ਤੇ ਹੋ' ਤੁਮ ਘਰ ਨਹਿ ਆਵੋ 

ਧਰਤਿ ਚਰਨ ਸਿਰ ਧਾਈ। 'ਦੌੜਕੇ। 

ਬਹੁਰ! ਨ ਮਿਲੋ ਆਨ ਕਰਿ ਤੁਮ ਕੋ __ 'ਫੇਰ। 

ਹੁਇ ਅੰਗੁਨ ਅਧਿਕਾਈ” ॥੩੭॥ 

“ਸੁਨਹੁ ਭ੍ਰਾਤਿ ਜੀ ! ਜਿਉ ਤੁਮ ਭਾਖਹੁ 

ਤਿਉ' ਆਇਸੁ ਅਨੁਸਾਰਾ। 

ਨਿਜ ਦਰਸ਼ਨ ਦੇਵਤਿ ਮੁਝ ਰਹਿਯੇ 

ਕਰਹੁ ਨ ਰਿਦੇ ਵਿਸਾਰਾ। 

ਕਬਿ ਕਬਿ ਆਵਹੁ ਐਨਾ। 

ਕਰੁਨਾ ਕਰਤਿ ਰਹੋ ਕਰੁਨਾਕਰਾਂ ! ਕ੍ਰਿਪਾ ਦੀ ਖਾਣ। 
ਕਮਲਾਨਨ' ! ਗਤਿ ਦੈਨਾ?”! ॥੩੮॥ _ 'ਹੇ ਕਮਲ ਮੁਖ ਵਾਲੇ !। 'ਅੁਕਤੀ ਦਾਤੇ। 
! “ਜਬ ਨਿਜ ਮਨ ਮਹਿ ਮਿਲਨ 'ਗੁਰੂ ਜੀ ਬੋਲੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 623 


ਲਾਲਸਾ 
ਸਿਮਰਹੁ, ਜਸਪਦ' ਆਵੋ'। 
ਹੋਵੇਂ ਨਿਕਟਿ ਕਿਧੌਂ! ਕਿਤ ਦੂਰਾ 
ਤਬ ਮੈ” ਬਿਲਮ! ਨ ਲਾਵੋਂ'। 
ਮਰਦਾਨਾ ! ਅਬ ਬੇਬੇ ਜੀ ਕੇ 
ਦੇਹੁ ਕਾਰਖਿਕ' ਜੋਊ। ” 
ਭਨਤਿ ਨਾਨਕੀ “ਜਾਚੇ ਨਾਂਹੀ 
ਦੀਨ ਆਪ ਹੀ ਸੋਊ” ॥੩੯॥ 


ਤੂੰ ਭਗਤਨਿ ਹਰਿ ਕੀ ਬਹੁ ਪਯਾਰੀ, 


ਕਹਜਯੋ ਵਡੇ ਕੋ ਸੁਨਿ! ਹੈ। 

(ਬੇਬੇ ਨਾਨਕੀ ਨਾਲ ਬਚਨ ਬਿਲਾਸ) 
ਕਹਿ ਸੌਂਪੋ ਹਮ ਢਿਗ ਕਰਤਾਰਾ" 
ਭਲੀ ਬਾਤ ਸਭਿ ਬਨਿ ਹੈ। ? 
ਭਨਤਿ ਨਾਨਕੀ “ਜਾਨਤਿ ਹੋਗੇ! 
ਇਹ ਮੁਝ ਭੂਾਤਾ ਜਾਨੇ।' 

ਪਰਮ ਰੂਪ' ਪਰਮੇਸ਼ੁਰ ਬਪੁ? ਤੁਮ 


ਪੂਰਨ ਪੁਰਖ ਪੁਰਾਨੇ/” ॥੪੦॥ 
“ਬਾਰੰਬਾਰ ਕਹਾਉ ਨ ਮੋ ਤੇ 
ਸੁਸਾ! ਕਾਰਖਿਕ' ਲੀਜੈ?। 
ਮਰਦਾਨਾ ਨਿਜ! ਬੰਸ ਮਿਰਾਸੀ 
ਪੁਨ ਆਵਹਿ ਤਬ ਦੀਜੈ। 
ਛੂਛਾ ਕਬਹਿ ਨ ਭੇਜਹੁ! ਯਾਂ ਕੋ 
ਤੂ ਬੇਦੀਕੁਲ ਤਨਿਯਾ।' 
ਸਿਰੀਚੰਦ ਨਿਜ! ਕੌਛਰ? ਪਾਯੋ 
ਤੱਦਪਿ ਦੇਵਨ ਬਨਿਯਾ' ॥੪੧॥ 


ਉਰ ਕਰਿ ਹਰਖ ਰਜਾਇ' ਭਨੀਜੈ 
ਹੇਰੌ' ਦੇਸ ਬਿਦੇਸਾ”। 

ਨਹਿ ਚਿੰਤਾ ਚਿਤ ਬੀਚ ਵਿਚਰਿਯੇ 
ਧਰਹੁ ਧੀਰ ਧਰ ਜੈਸਾ”। 
ਸਿਮਰਹੁ ਜਬ, ਆਵੋ ਤਤਕਾਲਾ' 





'ਵਡਿਆਂ ਦਾ ਕਿਹਾ (ਰੱਬ) ਸੁਣਦਾ ਹੈ। 
ਸਾਨੂੰ ਕਰਤਾਰ ਪਾਸ ਕਹਿ ਕੇ ਸੌਂਪ। 


ਤੁਸੀਂ ਜਾਣਦੇ ਹੋਵੋਗੇ ਕਿ। 

/ਇਹ ਮੈਨੂੰ ਭਰਾ ਸਮਝਦੀ ਹੈ। 

ੈ' ਤਾਂ ਤੁਹਾਨੂੰ ਪਾਰਬੂਹਮ ਦਾ ਰੂਪ। ਪਰਮੇਸ਼ੁਰ 
ਦੇਹ ਧਾਰੀ। 

'ਅਨਾਦ ਤੇ ਪੂਰਨ ਪੂਰਖ ਤੁਹਾਨੂੰ (ਜਾਣਦੀ ਹਾਂ)। 


'ਰੁਪੱਯੇ। “ਲੈ ਲਓ। 
!'ਆਪਣੀ। 


ਭੇਜਦੇ ਹੋ (ਅੰ) ਭੇਜਣਾ। 

'ਸਪੁਤ੍ਹੀ ਹੈ'। 

!ਆਪਣੇ। “ਕੁਛੜ। 

'ਤਾਂਭੀ (ਸਾਨੂੰ ਹੀ) ਬਣਦਾ ਹੈ ਦੇਣਾ। (ਅ) 
ਤੁਹਾਨੂੰ ਦੇਣਾ ਬਣਿਆਂ। 

!ਆਗਜਾ। 

'ਕਿ ਮੈ ਫਿਰ ਕੇ ਦੇਸ਼ ਬਿਦੇਸ਼ ਵੇਖਾਂ। 


ਧਰਤੀ ਜੇਹਾ ਧੀਰਜ ਧਾਰੋ। 
!ਉਸ ਵੇਲੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 624 


ਕੂਰ ਨ ਜਾਨਹੁ ਬੈਨਾ। ” 

ਸੁਨਤਿ ਸੋਦਰੀ' ਸਹਿਤਿ ਸਨੇਹਾ? 
ਸਕਲ ਬਚਨ ਗੁਨ ਐਨਾ! ॥੪੨॥ 

! “ਰਹਤਿ ਇਹਾਂ ਜੇ ਸਦਨ ਨ ਆਵਹੁ 
ਤੱਦਪਿ ਭੀ ਧਿਰਵਾਸੂ। 

ਹੋਊ ਅਧੀਰ ਬਿਦੇਸ਼ ਗਏ ਤੇ 

ਸੁਨੋਂ ਨ ਪਿਖਿਹੋਂ” ਪਾਸੂ। 

ਤਜਿ ਕਰਿ ਮੋਹ' ਜਾਤ ਹੋ ਹਮਰਾ 
ਕਿਉ ਭਾਵਹਿ ਉਰ ਤੇਰੇ। 

ਸਭਿ ਮਨਕੀ ਤੁਮ ਜਾਨ ਬੂਝਕੈ 
ਕਿਉ ਨਰਹਹੁ ਢਿਗ ਮੇਰੇ” ॥੪੩॥ 
! “ਚਹਿਯੇ ਮੋਹ ਤਜਨ ਸੁਨਿ ਭਗਨੀ ! 
ਰਜੁ ਸਨੇਹਾਂ ਜੇ ਬੰਧੇ। 

ਨਹਿਂੰ ਨਿਕੇਤ' ਤੇ ਨਿਕਸਨਿ ਪਾਵਹਿ 
ਅਸ਼ਟਜਾਮ' ਫਸ ਧੰਧੇ?। 


ਧਰਿ ਉਰ ਧੀਰ! ਵਿਚਾਰ ਬਿਬੇਕੂ 
ਸਿਮਰਨ! ਤੇ ਮੈ ਆਵੇ'। 

ਦੇਸ਼ ਬਿਦੇਸ਼ ਦੇਖਨੇ ਇੱਛਾ' 

ਲੇ ਨਿਦੇਸ਼ ਤੁਮ/ ਜਾਵੇਂ” ॥੪੪॥ 
ਬਹੁ ਬਿਧਿ ਬਦਤਿ' ਬਚਨ, ਦੇ ਧੀਰਾ? 
ਦਏ ਕਾਰਖਿਕ ਸੋਊ। 

ਲੈਕਰਿ ਬਿਦਾ ਚਲੇ ਦੁਖਭੰਜਨ 
ਮਰਦਾਨਾ ਸੰਗ ਦੋਊ'। 

ਬਿਰਹਿ ਪੀਰ! ਤੇ ਰੋਦਤਿ” ਭਗਨੀ 
ਰਾਖਨ ਬਸ ਨਹਿ ਚਲਿਈ। 

ਕਹਤਿ ਸੰਤੋਖ ਸਿੰਘ ਭਾ ਪੂਰਨ ਧਜਾਇ 
ਦੂਖ ਦਲ ਮਲਈ' ॥੪੫॥ 





ਸੱਚਾ ਜਾਣੋ ਬਚਨ। 
'ਬੇਬੇ। “ਪੇਮ ਨਾਲ। 
ਗੁਰੂ ਜੀ ਦੇ ਬਚਨ। 
'ਸੁਣਕੇ ਬੇਬੇ ਬੋਲੀ। 


'ਗੁਰੂ ਜੀ ਬੋਲੇ। 

ਮੋਹ ਰੂਪੀ ਰੱਸੀ ਨਾਲ। 

'ਘਰ। 

!ਅਠੇ _ਪਹਿਰ। “ਫਸੇ ਰਹਿੰਦੇ ਹਨ ਧੰਧਿਆਂ 
ਵਿਚ। 

ਹੌਸਲਾ। 

'ਜਾਦ ਕਰਦਿਆਂ ਹੀ। 

"ਪਾ:-ਦੋਹਦ। 

!ਤੇਰੀ ਆਗਜਾ। 

!ਆਖਕੇ। “ਧੀਰਜ। 


'ਦੋਵੇਂ। 
'ਵਿਛੋੜੇ ਦੀ ਪੀੜ। “ਰੋਂਦੀ ਹੈ। 


!ਸਭੇ ਦੁਖ ਨਾਸ਼ ਕਰਨ ਵਾਲਾ। 


ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਵਿਦਾ ਹੋਵਨ” ਪ੍ਰਸੰਗ ਬਰਨਨੈ ਨਾਮ 


ਛਤੀਸਮੋ ਧਿਆਇ ॥੩੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 625 





੩੭. [ਕਥਾ ਮੰਗਲ। ਨਾਨਕ ਪ੍ਰਕਾਸ਼ ਰਿਨ੍ਹਾਂ ਪੁਸਤਕਾਂ ਤੋ ਬਣਿਆ] 


(ਹਿੰਦਾਲੀਆਂ ਦੀ ਖੁਟਾਈ) ॥੨੧॥ 

(ਗੁਰੂ ਨਾਨਕ ਮਹਿਮਾ) ॥੫੭॥ 

(ਸਫੈਦ ਰੰਗ ਦੇ ਦ੍ਰਿਸ਼ਟਾਂਤ) ॥੫੭॥ 
ਦੋਹਰਾ: 
ਸਾਗਰ ਸ਼੍ਰੀ ਨਾਨਕ ਚਰਿਤ, ਬਾਲਾ ਮੰਦਰ ਰੂਪ। 
ਚਰਿਤ=ਜੀਵਨ ਦੇ ਕੌਤਕ। [ਸੰਸ. ਚਰਿਤੂ] ਮੰਦਰ=ਮੰਦਰਾਚਲ ਪਰਬਤ ਜਿਸਨੂੰ ਮਧਾਣੀ ਬਣਾ ਕੇ 
ਸਮੁੰਦਰ ਰਿੜਕਿਆ ਮੰਨਦੇ ਹਨ। [ਸੰਸ. ਮੰਦਰ ਗਿਰ=ਮੰਦਰਾਚਲ ਪਹਾੜ]। 
ਪ੍ਰੇਮ ਸ਼ੇਸ਼ ਨੇਤੀ ਭਏ, ਕੀਨੋ ਮਥਨ ਅਨੂਪ ॥੧॥ 
ਸ਼ੇਸ਼=ਸ਼ੇਸ਼ ਨਾਗ। ਮੰਦੇ ਹਨ ਕਿ ਮੰਦਰਾਚਲ ਦੀ ਮਧਾਣੀ ਨੂੰ ਸ਼ੇਸ਼ਨਾਗ ਰੱਸੀ ਦੀ ਥਾਵੇਂ ਪਾ ਕੇ ਸਮੁੰਦਰ 
ਰਿੜਕਿਆ ਸੀ। ਨੇਤੂੀ=ਨੇਤ੍ਹਾ। ਓਹ ਰੱਸੀ ਜਿਸ ਨਾਲ ਮਧਾਣੀ ਫੇਰੇ ਲੈਂਦੀ ਹੈ। ਮਥਨ=ਰਿੜਕਨਾ। 
ਅਰਥ: 
ਸ਼ੀ (ਗੁਰੂ) ਨਾਨਕ (ਦੇਵ ਜੀ ਦੇ) ਚਰਿੱਤਰ ਸਮੁੰਦਰ (ਵਤ ਅਸਗਾਹ ਹਨ ਉਸ ਵਿਚ) ਬਾਲਾ 
ਮੰਦਰਾਚਲ ਪਰਬਤ ਵਾਂਡੂ ਹੈ, (ਮੇਰਾ) ਪ੍ਰੇਮ (ਉਸ ਵਿਚ) ਸ਼ੇਸ਼ ਨਾਗ (ਸਮਾਨ) ਨੇਤ੍ਹਾ ਹੋ 
ਗਿਆ ਹੈ (ਇਸ ਤਰ੍ਹਾਂ ਦਾ) ਸੁੰਦਰ ਰਿੜਕਨਾ ਮੈ' ਕੀਤਾ ਹੈ। 
ਚੌਪਈ: !ਉਜਲ। 'ਅੰਮੂਤ ਜੇਹੀ। 
ਕੀਰਤਿ ਨਿਰਮਲ! ਸੁਖਦ ਸੁਧਾ ਸੀ?। 
ਸੁਰ ਸਿੱਖਨ' ਹਿਤ? ਸੁੱਧ” ਨਿਕਾਸੀ“। _ 'ਦੇਵਤੇ ਰੂਪ ਸਿੱਖਾਂ। “ਵਾਸਤੇ। 'ਪਵਿਤੁ। “ਕੱਢੀ। 
ਨਿਸਚਰ ਸਾਕਤ! ਸਮ ਮਤਵਾਰੇ”। 'ਦੇਤਾਂ ਤੁਲ ਜੋ ਹਨ ਸ਼ਾਕਤ। “ਮਦਮਸਤ। 
ਦੇਯ ਨ, ਪੀਯ ਨ, ਬਿਘਨ ਪਸਾਰੇ! 'ਫੈਲਾਂਦੇ ਹਨ। 
॥੨॥ 
ਰੂਪ ਮੋਹਨੀ" ਅੰਗਦ ਹੋਏ। 
"ਕਵਿ ਜੀ ਨੇ ਗੁਰੂ ਅੰਗਦ ਜੀ ਨੂੰ ਏਥੇ ਮੋਹਨੀ ਅਵਤਾਰ ਦਾ ਦ੍ਰਿਸ਼ਟਾਂਤ ਦਿੱਤਾ ਹੈ, ਕਾਇਦਾ ਇਹ ਹੈ 
ਕਿ ਦ੍ਰਿਸ਼ਟਾਂਤ ਦਾ ਸਦਾ ਇਕ ਅੰਗ ਲਈਦਾ ਹੈ, ਸਾਰੇ ਅੰਗ ਨਹੀਂ ਲਏ ਜਾਂਦੇ। ਸੋ ਏਥੇ ਮੁਰਾਦ 
ਕੇਵਲ ਗੁਰੂ ਅੰਗਦ ਦੇਵ ਜੀ ਦੀ ਮੋਹਤ ਕਰ ਲੈਣ ਵਾਲੀ ਆਤਮ ਸੁੰਦਰਤਾ ਤੋਂ ਹੈ, ਜਿਨ੍ਹਾਂ ਨੇ ਗੁਰੂ 
ਨਾਨਕ ਇਤਿਹਾਸ (ਸਾਖੀ) ਜਾਣੂੰ ਪੁਰਖਾਂ ਦੇ ਹਿਰਦੇ ਰੂਪੀ ਸਮੁੰਦਰ ਤੋਂ, (ਚਿੜਕ ਕੇ) ਪੁੱਛ ਪੁੱਛ ਕੇ 
ਕੱਢ ਲੀਤਾ ਸੀ। 
ਸੁਰਾ ਬਿਮੁਖਤਾ!' ਅਸੁਰ” ਬਿਗੋਏ”। 'ਬੇਮੁਖਤਾਈ ਰੂਪੀ ਸ਼ਬਦ ਨਾਲ। “ਦੈੱਤ। “ਵਿਚਲ 

ਗਏ। 
ਸੁਰ ਸਿੱਖਨ ਕੋ! ਪਾਨ ਕਰਾਈ। 'ਦੇਉਤੇ ਰੂਪੀ ਸਿੱਖਾਂ ਨੂੰ। 
ਸੁਖ ਅਪਵਰਗ' ਦੀਨ _ਸਮੁਦਾਈ? 'ਮੁਕਤੀ ਦਾ ਸੁਖ। “ਸਾਰਿਆਂ ਨੂੰ। 
॥੩੨੩॥ 
ਭਯੋ ਰਾਹੁ! ਹਿੰਦਾਲੇ ਜਾਯਾ”। 'ਰਾਹੂ। “ਇਕ ਹਿੰਦਾਲ ਨਾਮੇ ਸਿਖ ਦਾ ਜਾਯਾ, 
ਭਾਵ ਉਸਦੀ ਸੰਤਾਨ ਵਿਚੋ' ਇਕ ਨੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਿਨ ਪੁਸਤਕ ਬਿਪਰੀਤ! ਬਨਾਯਾ। 
ਜਸ ਰਾਂਕਸ਼ਸ਼ਿ ਗੁਸਨਹਿ ਕੀਨਾ! 


ਮੂਰਖ ਮਤਿ _ਕਲਿਮਲਨ! _ਮਲੀਨਾ 
॥੪॥ 

ਦੋਹਰਾ: 

ਕਹਿਤ ਕਥਾ ਕਵਿ ਕਾਮਦਾ', 

ਗੁਰ ਸਿੱਖਨ ਕੇ ਪਾਸਾਂ। 
ਸ਼ਰੋਤਨ' ਉਰ? ਸੰਸਾ ਭਯੋ, 


ਜਿਨ ਮਨ ਸੁਨਨਿ ਹੁਲਾਸਾ ॥੫॥ 
ਚੌਪਈ: 

“ਸੀ ਨਾਨਕ ਬਰ! ਪਰਮ ਬਿਲਾਸਾ।? 
ਬਹੁ ਪੋਥੀ ਪਰ ਹੈ ਇਤਿਹਾਸਾ'। 

ਸੋ ਤੋ ਲਿਖਯੋ ਅਵਰ ਬਿਧਿ ਤਹਿੰਵਾ'। 
ਤੁਮ ਮੁਖ ਸੋ ਅਵਰਹਿ ਬਿਧਿ ਕਹਿਵਾ? 
॥੬॥ 

ਇਹ ਸੰਸਾ ਹਮਰੇ ਉਰ ਆਯੋ। 

ਕਿਉ” ਤੁਮ ਅਨਤਹਿ _ ਗਤਹਿਂ 
ਅਲਾਯੋ?? 

ਸੋ ਕਹਿ ਕਰ ਸਭਿ ਦੇਹੁ ਮਿਟਾਇ। 
ਗੁਰੁ ਪਦ ਨਿਸ਼ਚਾ! ਜਿਸ ਤੇ ਆਇ? 
॥੭॥ 

ਤਿਨ ਤੇ ਸੁਨਿ ਕਵਿ ਬਚਨ ਬਖਾਨਾ'। 
“ਤੁਮਰੀ ਧੰਨ ਸੁਮਤਿ' ਮਤਿਵਾਨਾ?! 
ਭਲੋ ਸੰਦੇਹ ਆਪ ਮਨ ਠਾਨਾ?। 
ਉੱਤਰ ਸੁਨਹੁ ਦੇਯ ਨਿਜ ਕਾਨਾ ॥੮॥ 


ਦਹਰਾ:; 

ਪੁਥਮੇ ਤੁਮ ਸੰਦੇਹ ਕੋ, 
ਸਭਿ ਬਿਧਿ ਕਰੌ ਬਿਨਾਸ। 
ਬਦਨਹਿ ਤੇ ਉਚਰੋ' ਬਹੁਰ, 
ਸ਼ੀ ਨਾਨਕ ਪਰਕਾਸ਼' ॥੯॥ 


626 





!ਉਲਟਾ। 

ਗੁਰੂ ਦੇ ਜਸ ਰੂਪ ਪੂਰਨਮਾਸ਼ੀ ਦੇ ਚੰਦ ਨੂੰ ਗੁਹਣ 
ਲਾ ਦਿੱਤਾ। 

ਪਾਪਾਂ ਕਰਕੇ। 


ਮਨੋਰਥ ਪੂਰਨ ਕਰਨ ਵਾਲੀ ਕਥਾ। 


'ਗੁਰ ਸਿੱਖਾਂ ਪਾਸ। 

'ਨਾਨਕ ਪੁਕਾਸ਼ ਦੇ ਸ਼੍ਰੋਤਿਆਂ ਦੇ ਮਨ ਵਿਚ, 
ਜਿਨ੍ਹਾਂ ਅਗੇ ਕਵੀ ਆਪ ਕਥਾ ਕਰ ਰਿਹਾ ਹੈ। 
2ਰਿਦੇ ਵਿਚ। 

'ਪੈਮ ਭਰੀ ਚਾਹ। 


'ਸ੍ਰੇਸ਼ਟ। “ਜੀਵਨ ਚਰਿੱਤੁ। 
'ਕਥਾ। 


'ਓਥੇ। 
ਹੋਰ ਤਰ੍ਹਾਂ। “ਕਿਹਾ ਹੈ। 


ਹੋਰ ਤਰ੍ਹਾਂ। “ਕਿਹਾ ਹੈ। 


'ਗੁਰ ਚਰਨਾਂ ਦਾ ਸਿਦਕ। 


'ਭਾਵ ਕਵੀ ਸੰਤੋਖ ਸਿੰਘ ਜੀ ਨੇ ਕਿਹਾ। 
ਬੁੱਧੀ। “ਹੇ ਬੁੱਧੀਵਾਨੋਂ! 
'ਸੰਸਾ। 2ਕੀਤਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੌਪਈ: 

ਜਿਹ ਨਰ ਗੁਰੁ ਚਰਨਨ ਮਹਿ ਪ੍ੀਤਾ। 
ਕਹਤਿ ਸੁਨਤਿ ਕੀਰਤਿ ਇਹ ਰੀਤਾ'। 
ਕਰਿ ਸੰਸੈ ਬਿਨ ਸੰਸੇ ਹੋਇ। 

ਆਨ ਥਾਨ _ਨਹਿੰ _ਭਰਗੈ ਸੋਇ 
॥੧੦॥ 

ਗੁਰੁ ਪਦ ਪੰਕਜ ਨਿਸ਼ਚਾ ਧਰਿਹੀ। 
ਆਨਿ ਦੇਵ ਕੀ ਆਸ ਨ ਕਰਿਹੀ। 
ਭੂਪਤਿ' ਸੇਵਹਿ? ਭੂਪਤਿ” ਜਾਚਹਿ"। 


ਭ੍ਰਿਤ ਜਾਚਕ ਪਰ ਕੈਸੇ _ਰਾਚਹਿ' 
॥੧੧॥ 

ਸੂਰਜ ਹੇਰਿ' ਕਮਲ ਬਿਗਸਾਵੈ”। 
ਖਦਯੋਤਹਿ! ਤੇ ਕਿਉ” ਹਰਖਾਵੈ। 

ਚੰਦ ਚਕੋਰ ਚਿਤਵ' ਸੁਖ ਪਾਵੈ। 

ਕਹੁ ਤਾਰਨ! ਤੇ ਕਿਉਂ ਤ੍ਰਿਪਤਾਵੈ 


॥੧੨॥ 


ਪ੍ਰਕਾਸ਼ ॥੧੨॥ 

ਚੌਪਈ: 

ਜਬ ਬੈਕੁੰਠ ਅੰਗਦ ਗੁਰ ਗਏ। 
ਅਮਰਦਾਸ ਗੁਰੁ ਹੋਵਤਿ ਭਏ। 

ਬਹੁ ਸਿੱਖਨ ਕੋ ਕੀਨ ਉਧਾਰਾ। 

ਦੰਭ _ਕੁਮਾਰਗ! _ ਭਵ _ ਨਿਰਵਾਰਾ? 
॥੧੪॥ 
ਅਮਰਦਾਸ ਗੁਰ ਤੇ ਪਸ਼ਚਾਤਾ। 
ਰਾਮਦਾਸ ਭੇ ਭਵ ਬਖਯਾਤਾ।' 

ਤਿਨ ਹਦੂਰ ਸਿਖ ਭਯੋ ਹਿੰਦਾਲਾ। 

ਤਾਂ ਪਰ ਸ਼੍ਰੀ ਗੁਰੁ ਬਹੁਤ ਕ੍ਰਿਪਾਲਾ 


627 





'ਜਸ ਕਹਿਣ ਸੁਣਨ ਦੀ ਏਹੀ ਰੀਤ ਹੈ। 
'ਸੰਸਾ ਇਸ ਲਈ ਕਰੇ ਕਿ ਸੰਸਾ ਦੂਰ ਹੋ ਜਾਵੇ, 
ਉਹ ਭਟਕ ਕੇ ਹੋਰ ਪਾਸੇ ਨਹੀਂ ਜਾਵੇਗਾ। 


ਜੋ ਰਾਜੇ ਨੂੰ। “ਸੇਂਵਦਾ ਹੈ। “ਚਾਜੇ _ਪਾਸੋਂ। 
“ਮੰਗੇਗਾ। 

ਉਹ ਨੌਕਰਾਂ ਦੇ ਮੰਗਤਿਆਂ ਤੇ ਕਿਵੇਂ ਰਚੇਗਾ 
'ਵੇਖ। “ਖਿੜਦਾ ਹੈ। 

'ਟਿਟਾਣੇ (ਨੂੰ ਵੇਖ ਕੇ)। 

'ਵੇਖਕੇ। 

'ਤਾਰਿਆਂ ਤੋਂ'। 


!ਪਹਿਲਾਂ। 


'ਮੁਖੋ' ਪੁਗਟ ਹੋਈ। 


ਖੋਟਾ ਰਾਹ। “ਦੂਰ ਕੀਤਾ। 


'ਸੰਸਾਰ ਵਿਚ ਪੁਗਟ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੧੫॥ 

ਟਹਿਲ ਦੇਗ' ਕੀ ਅਧਿਕ ਕਰੇਈ। 
ਮਨ ਇਸਥਿਰ, ਨਹਿ ਡੋਲਨ ਦੇਈ। 
ਪੂਰਨ ਸਿੱਖ ਹੋਇ ਸੁਖ ਪਾਯਾ। 
ਮਾਨਤਿ ਗੁਰ ਕੀ ਸਦਾ _ਰਜਾਯਾ 
॥੧੬॥ 

ਦਹਰਾ : 

ਟਹਿਲ ਦੇਗ ਕੀ ਕਰਤਿ ਜਹਿ”, 

ਤਹਿਂ ਆਏ ਗੁਰ ਸੋਇ। 

ਸੋਢਿ ਬੰਸ ਸਵਿਤਾ! ਭਏ, 
ਰਾਮਦਾਸ ਪੁਭੁ ਜੋਇ' ॥੧੭॥ 

ਚੌਪਈ: 

ਹੇਰਿ ਉਠਯੋ ਗੁਰ ਕੋ ਤਤਕਾਲਾ। 

ਪੈਮ ਮਗਨ ਮਹਿ ਰਿਦਾ ਬਿਸਾਲਾ। 
ਮੰਡਤਿ' ਆਟਾ, ਕਰ ਸੋ ਲਾਗਯੋ। 
ਦੇਖਤਿ ਪੁਭੁ ਕੋ ਟਹਿਲ ਤਯਾਗਜੋ! 
॥੧੮॥ 

ਪ੍ਰਿਸ਼ਟਿ ਹਾਥ ਧਰਿ ਬੰਦਨ ਕੀਨੀ”। 
ਲਗੈ ਨ ਮਾਟੀ ਕਰ ਉਰ ਚੀਨੀ। 

ਤਬ ਤੇ ਬਖਸ਼ ਗੁਰੂ ਕੀ ਭਈ। 
ਪ੍ਰਿਸ਼ਟਿ ਹਾਥ! ਧਰਿ ਬੰਦਨ ਕਈ 
॥੧੯॥ 

ਤਿਹ ਕੀ ਸੰਤਤਿ' ਮਹਿ ਜੋ ਹੋਇ। 
ਹਾਥ ਪ੍ਰਿਸ਼ਟਿ ਧਰਿ ਬੰਦਹਿ ਸੋਇ। 
ਅਬ ਤਕ ਹੈ ਤਿਨ ਕੇ ਇਹ ਚਾਲੀ। 
ਬਖਸ਼ ਕਰੀ ਸ਼੍ਰੀ ਗੁਰੁ ਜਿਹ ਢਾਲੀ! 
॥੨੦॥ 


ਦੋਹਰਾ: 

ਤਿੰਹ ਕੀ ਸੰਤਤਿ ਕੇ ਵਿਖੈ, 
ਇਕ ਸਾਕਤ ਭਾ! ਨੀਚ। 

ਸ਼ੀ ਨਾਨਕ ਇਤਿਹਾਸ ਜੋ, 
ਆਵਾ ਤਿਹ ਕਰ! ਬੀਚ ॥੨੧॥ 


628 





'ਗੁੰਨ੍ਹਦਾ ਸੀ। 
'ਭਾਵ ਆਟਾ ਗੁੰਨ੍ਹਣਾ ਛੱਡਕੇ। 


'ਕੰਡ ਤੇ ਹੱਥ ਧਰਕੇ। “ਨਮਸਕਾਰ ਕੀਤੀ। 
ਮਿੱਟੀ ਹੱਥਾਂ ਨੂੰ ਨਾ ਲੌਗੇ। 


'ਪਿੱਠ ਤੇ ਹੱਥ। 


'ਸੰਤਾਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੌਪਈ: 

ਗੁਰੁ ਅੰਗਦ ਜੀ ਜੋ ਲਿਖਵਾਈ। 

ਬਹੁ ਨਹਿ' ਲਿਖੀ, ਰਹੀ ਇਕ ਥਾਈ। 
ਇਕ ਕਬੀਰ ਬੰਸੀ ਮਿਲਿ ਤਾਂਹੀ। 

ਸੋ ਪੋਥੀ ਪਢਿ ਗੁਨ! ਮਨ ਮਾਂਹੀ 
॥੨੨॥ 

ਕਰਿ ਕੁਕਰਮ! ਅਨਸੋਧ? ਬਨਾਈ। 
ਅਪਨ ਵਡਿਨ ਕੀ ਕੀਰਤਿ ਪਾਈ। 
ਬਚਨ ਅਨੁਚਿਤ' ਲਿਖੇ ਸਮੁਦਾਏ। 
ਜਿਨਕੇ ਪਢਨ ਸੁਨਨਿ ਅਘ ਪਾਏ” 
॥੨੩॥ 

ਅਪਨਾ ਵਡਾ ਜਾਨ ਹਿੰਦਾਲੂ। 

ਤਿਹ ਕੀ ਕੀਰਤਿ ਲਿਖੀ ਬਿਸਾਲੂ'। 
ਸ਼ੀ ਨਾਨਕ ਤੇ ਵਡੀ ਬਨਾਇ। 

ਮਹਿਮਾ ਲਿਖਤ ਭਯੋ __ਬਹੁ ਭਾਇ 
॥੨੪॥ 


ਦਹਰਾ : 

ਉਕਤਿ ਜੁਗਤਿ ਕਰਿ ਅਨਿਕ' ਬਿਧਿ”, 
ਸਾਖੀ ਕਰੀ ਅਸੋਧਾ। 

ਸੁਨਿ ਕਰਿ ਭਰਮੇ ਨਰ ਬਹੁਤ, 
ਵਿ ॥੨੫॥ 


ਿ 
ਜਾਨ ਪਿਤਰ ਨਿਜ! ਲਿਖਾ ਸੁਧਾਰੀ”। 


-ਗੁਰ ਕੇ ਸਿੱਖ ਹੋਹਿਂ ਅਧਿਕਾਈ'। 
ਹਮਰੀ ਸੇਵ ਕਰਹਿ ਮਨ ਲਾਈ 
॥੨੬॥ 

ਹਮਕੋ ਮਾਨਹਿੰਗੇ ਬਹੁ ਮਾਨਵਾ-। 
ਲਿਖੀ ਅਧਿਕਤਾ!' ਉਰ ਇਹ ਆਨਵਾ। 
ਪੂਰਬ! ਪੋਥੀ ਹੁਤੀ ਜੁ ਸੋਈ। 

ਦਈ ਬਿਪਾਸਾ ਬੀਚ ਡਬੋਈ?” ॥੨੭॥ 


629 





'ਬਹੁਤ (ਪੋਥੀਆਂ) ਨਹੀਂ ਸਨ ਲਿਖੀਆਂ ਗਈਆਂ। 
'ਵਿਚਾਰ ਕੇ। 
!ਖੋਟ ਕਮਾਕੇ। “ਗਲਤ, ਬਨਾਵਟੀ। 


'ਅਯੋਗ। 
ਪਾਪ ਲਗਦੇ ਹਨ। 


/ਹਿੰਦਾਲ ਨੂੰ ਅਪਣਾ ਪਿਤਾ ਪਿਤਾਮਾ ਜਾਣਕੇ। 
2ਉਸਦੀ ਮਹਿਮਾ) ਬਣਾ ਕੇ ਲਿਖੀ। 
'ਗੁਰੂ ਕੇ ਸਿੱਖ ਬਹੁਤੇ ਹੋਣਗੇ, ਓਹ (ਵਿਚਲਕੇ)। 


'ਮਨੁਖ। 
'ਵਡਜਾਈ। ?ਲਿਆਕੇ। 

'ਪਹਿਲੀ। 

!'ਬਿਆਸਾ ਨਦੀ ਵਿਚ। “ਡੋਬ ਦਿੱਤੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 630 


ਪੰਨੇ ਛੇਦੇ' ਦਏ ਬਹਾਈ। 

ਜੋ ਸ਼ੀ ਗੁਰ ਅੰਗਦ ਲਿਖਵਾਈ। 

ਤਿਹ ਕੋ ਤਾਤਪਰਜ ਸਭਿ ਚੀਨੇ”। 

ਅਧਿਕ! ਬਚਨ ਅਪਨੇ ਲਿਖਿ ਦੀਨੇ 

॥੨੮॥ 

ਦੋਹਰਾ: 

ਪੋਥੀ ਲਿਖੀ ਜੁ ਅਨਤਗਤਿ', 

ਸੁਨਿ ਸ਼੍ਰੋਤਾ ਮਨ ਲਾਇ। 

ਤਿੰਹ ਤੇ ਪੋਥੀ ਸਭਿ ਲਿਖੀ, 

ਸਾਕਤ ਜੌਨ ਬਨਾਇ! ॥੨੯॥ ਜੋ ਸਾਕਤ ਨੇ ਬਨਾਈ ਸੀ ਉਸ ਤੋ" ਸਭ ਪੋਥੀਆਂ 
ਲਿਖੀਆਂ ਗਈਆਂ। 





ਚੌਪਈ: 

ਜੇ ਹੈਂ ਨਰ ਸਤਿਗੁਰੁ ਸਿਖ ਪੂਰਨ। 

ਦੁਰਮਤਿ ਭਰਮ ਭਯੋ ਜਿਨ ਚੂਰਨਾ। 'ਨਾਸ਼। 

ਸੇ ਮਹਿਮਾ ਸ਼ੀ ਨਾਨਕ ਜਾਨਹਿ। 

ਜੇ ਨਿਜ ਗੁਰੁ ਕੋ ਭੇਵ! ਪਛਾਨਹਿ_'ਭੇਤ ਨੂੰ। 

॥੩੦॥ 

ਨਹਿੰ ਮਾਨਹਿੰ ਦੁਰਮਤਿ ਕਹਿ! ਸਾਖੀ। _ 'ਕਬੁਧੀ ਵਾਲਿਆਂ ਦੀ ਕਹੀ ਹੋਈ। 
ਜੌਨਾਂ ਦਰਸ ਨਾਨਕ ਅਭਿਲਾਖੀ”। 'ਜੇਹੜੇ ਲੋਕ। 2ਇਛਾਵਾਨ ਹਨ। 
ਜੇ ਮਾਨਹਿੰ!' ਸਾਕਤ ਕੋ ਕਹਯੋ। 'ਜੋ ਮੰਨਣਗੇ। 

ਤਿਨਤੇ ਸਿੱਖੀ ਮਾਰਗ ਰਹਯੋ ॥੩੧॥ 

ਗੁਰੁ ਸ਼ਰਧਾ ਜਿਨ ਕੇ ਉਰ ਹੋਈ। 

ਕਹਤਿ ਸੁਨਤਿ ਗੁਰੁ ਸਾਖੀ ਸੋਈ। 

ਪੈ ਸਮ! ਪੀਵਹਿਂ ਬਿਨ ਤ੍ਰਿਪਤਾਈ। 

॥੩੨॥ 


<< 


ਦਹਰਾਂ : 'ਦੁਧ। 

ਸ਼ੀ ਨਾਨਕ ਜਸੁ ਖੀਰ! ਸਮ, 

ਬਿਦਤ' ਦੇਤਿ ਅਹਿਲਾਦਾ। 'ਪੂਗਟ। “ਆਨੰਦ ਦੇਂਦਾ ਹੈ। 
ਛੰਦ ਚੌਪਈ ਬੰਦ ਜੋ ਮਿਸ਼ਟਾ, ਰੱ 

ਸਹਿਤ ਭਾ ਸ੍ਰਾਦ ॥੩੨॥ 

ਚੌਪਈ: 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜੇ ਸਾਕਤ ਕੀ ਕਹੀ ਕੁਸਾਖੀ'। 

ਖੀਰ ਬੀਚ ਸੋ ਜਾਨਹੁ ਮਾਖੀ। 

ਕਾਢਹਿ ਮਾਖੀ ਦੇਖਹਿ ਜੋਊ'। 

ਪੀਵਹਿ ਪਾਇ ਮਿਸ਼ਟ! ਸਿਖ ਸੋਊ 
॥੩੪॥ 

ਦੇਖਿ ਬੂਝ! ਮਾਖੀ ਜੋ ਖਾਂਵੈ। 

ਸੁਮ' ਹੋਵੈ ਤਨ, ਪੈਨ ਪਚਾਵੈ।? 
ਕੀਰਤਿ ਨਿਰਮਲ ਜੋ ਉਰ ਧਾਰਹਿ। 
ਕਰੀਂ _ਕੁਸਾਖੀ' ਸੋ __ਨਿਰਵਾਰਹਿ? 
॥੩੫॥ 

ਗੁਰਮੁਖ ਸਿਖ ਅੰਬੁਜ' ਸੇ ਜੇਈ। 

ਗੁਰ ਕੀਰਤਿ ਰਵਿ! ਪੁੀਤਮ ਤੇਈ। ” 
ਤਿਨ ਸੋ ਮੈ ਇਹ ਬਚਨ ਬਖਾਨੇ। 
ਸੁਨਿਕਰਿ ਗੁਰੁ ਮਹਿਮਾ ਜੇ ਮਾਨੇ 
॥੨੬॥ 

ਦਹਰਾ : 

ਬੇਮੁਖ ਮਨੁਜ' ਉਲੂਕ” ਜੋ, 
ਸਾਕਤ ਮਨ ਬਚ ਕਾਇ।' 

ਤਿਨ ਕੇ ਸੰਗ ਨ ਬਹਿਸ ਹੋ?, 

ਨਹਿੰ ਕਛੁ ਕਹੌ' ਅਲਾਇ!' ॥੩੭॥ 
ਚੌਪਈ: 

ਜੋ ਸਾਕਤਿ ਮਤਿ ਜਗਤ ਕਿ ਮਾਂਹੀ। 
ਚਿਤ ਸਮਝਤਿ ਸੁ ਕਦਾਚਿਤ ਨਾਂਹੀ। 
ਜੇ ਬਿਧਿ' ਆਪ ਆਨਿ ਸਮਝਾਵੈ। 
ਨਹੀਂ ਦੁਸ਼ਟਤਾ ਉਰ ਤੇ ਜਾਵੈ ॥੩੮॥ 
ਰਸ ਊਖਹਿ ਕੇ ਲਤਾ! ਸੁ ਪਾਲਹਿ”। 


ਫਾਣਤ ਸੋ ਤਿਹ ਕਰ ਅਲਬਾਲਹਿ।' 
ਸਿਤਾ ਕੰਧ ਪਰ ਬਧਿ ਹੈ ਸੋਇਾ। 

ਕਟ ਤੂੱਬੀ ਕਬਿ ਮਧੁਰ ਨ ਹੋਇ 
॥੩੯॥ 

ਦਹਰਾ : 





'ਜੋ ਦੇਖਕੇ ਮੱਖੀ ਕੱਢ ਦੇਵੇ। 
'ਮਿੱਠਾ। 


'ਵੇਖ ਭਾਲ ਕੇ। 
!ਖੇਚਲ। “ਦੁੱਧ ਨਹੀਂ ਪਚੇਗਾ। 


ਜੋ _ਕੁਸਾਖੀ ਬਣਾਈ ਗਈ ਹੈ। “ਦੂਰ ਕਰੇ। 
“ਪਾ:-ਕਹੀ। 

/ਕਵਲ। 

'ਸੂਰਜ। 


'ਮਨੁਖ। ?ਉੱਲੂ। 


'ਮਨ ਬਾਣੀ ਸ਼ਰੀਰ ਕਰਕੇ ਜੋ ਸਾਕਤ ਹਨ। 
ਝਗੜਾ ਨਹੀਂ ਕਰਦਾ ਹਾਂ। 
'ਬੋਲਕੇ। 


'ਬੁਹਮਾਂ। 


'ਕੌੜੀ ਤੂੰਬੀ ਦੀ ਵੇਲ ਤੋ' ਭਾਵ ਹੈ। “ਕੌੜੀ ਤੂੰਬੀ 
ਦੀ ਵੇਲ ਨੂੰ ਗੰਨੇ ਦੇ ਰਸ ਨਾਲ ਪਾਲੇ। 

ਮਿਸਰੀ ਨਾਲ ਉਸਦੀਆਂ ਖੇਲਾਂ ਬਨਾਵੇ। 

'ਖੰਡ ਦੀ ਕੰਧ ਤੇ ਵਧੇ ਓਹ ਵੇਲ। 

'ਕੌੜੀ ਤੂੰਬੀ ਕਦੇ ਮਿੱਠੀ ਨਹੀਂ ਹੋਊ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 632 


ਸ਼ੀ ਨਾਨਕ ਸਭਿ ਬਿਧਿ ਵਡੇ, 

ਕੈਸੇ ਕਰੋ ਉਚਾਰ। 

ਏਕ ਰੋਮ ਬੁਹਮੰਡ ਬਹੁ”, 'ਦਿਸਦੇ ਇਕ ਰੋਮ ਵਿਚ। “ਬਹੁਤੇ ਹੈਨ। 

ਤਿਹ ਲੀਨੋਂ ਅਵਤਾਰ ॥੪੦॥ 

ਚੌਪਈ' : 

ਸਿੱਧ ਨਾਥ ਜੇ ਜਤੀ ਕਹਾਵਹਿ। 

“ਅੰਕ ੩੯ ਤੋ ਅੱਗੇ ਦਾ ਭਾਵ ਪੜ੍ਹਕੇ ਕਿਸੇ ਨੂੰ ਸੰਸਾ ਨਹੀਂ ਰਹਿ ਸਕਦਾ ਕਿ ਕਵਿ ਜੀ ਗੁਰ ਨਾਨਕ 
ਦੇਵ ਜੀ ਨੂੰ ਸਭ ਤੋ ਵੱਡਾ ਉੱਚਾ ਸੱਚਾ ਸੂਰਜ ਵੱਤ ਮੰਨਦੇ ਸਨ ਤੇ ਹੋਰ ਕਿਸੇ ਦੇਵੀ ਦੇਵ, ਵਲੀ ਪੀਰ 
ਨੂੰ ਨਜ਼ਰ ਤਲੇ ਨਹੀਂ ਸਨ ਲਿਆਉਂਦੇ। 

ਅਮਰ ਭਏ ਮਿਤ ਤੇ ਨ ਡਰਾਵਹਿਂ। 





॥੪੧॥ 

ਪੀਰਨ ਪੀਰ ਔਲੀਆ ਸਾਰੇ। 

ਗਿਨ ਕਰਿ ਕੌਨ ਪਾਇ ਹੈ ਪਾਰੇ। 

ਇਨ ਕੋ ਮਾਨ! ਤਿਮਰ ਘਨ ਸਾਂਝ”। ਇਨ੍ਹਾਂ ਦਾ ਮਾਨ। “ਹਨੇਰਾ ਗਾਹੜੀ ਸੰਝਾਂ ਦਾ। 

ਅਧਿਕ ਦੰਭਿ ਸੋ ਉਡ ਗਨ ਰਾਜੁ! 'ਤਾਰਿਆਂ ਦੇ ਰਾਜਾ ਚੰਦੂਮਾਂ ਸਮਾਨ ਦੰਭੀ ਹੈਨ 

॥੪੨॥ ਸਾਰੇ। 

ਕਲਾ ਬਿਸਾਲਨ ਕੇ ਬਲਿ' ਜੇਤੇ। ਬਹੁਤੀਆਂ ਸ਼ਕਤੀਆਂ ਦੇ ਬਲ ਵਾਲੇ ਤਾਰੇ (ਸਮਝ 
ਲਓ)। 

ਤਾਰੇ ਬ੍ਰਿਦਨ ਚਮਕਤਿ ਤੇਤੇ। 

ਨਿਸਾ ਘੋਰ! ਕਲਿ? ਕੀਨਿ ਕੁਚਾਲੇ:। __ 'ਐਉਂ) ਘੋਰ ਰਾਤ ਹੈ। “ਕਲਿਜੁਗ। 'ਕੁਰੀਤੀ। 

ਤਸਕਰ! _ ਦੰਭੀ” _ਫਿਰਤਿ _ ਸੁਖਾਲੇ 'ਚੋਰ। 'ਪਖੰਡੀ। 

॥੪੩॥ 

ਦੋਹਰਾ: ਜੋ ਅਨੇਕ ਮਤ ਮਤਾਂਤੂ ਹੈਨ ਚਕੋਰ (ਵਤ ਹੈਨ)। 

ਮਤ ਜਿ ਅਨੇਕ ਚਕੋਰ” ਗਨ, 

ਹਰਖਤਿ ਮਿਲਾ ਸਮਾਜ। 

ਕਲਮਲ! ਕੁਮਦ? ਪੁਫੁੱਲਹੀਂ, (ਪਾਪ (ਮਾਨੋ' ਕਵੀਆਂ ਹਨ)। “ਕਵੀਆਂ। 

ਤਾਲ ਪਾਇ ਕਲਿਰਾਜ' ॥੪੪॥ 'ਕਲਜੁਗ ਦਾ ਜੋ ਰਾਜ ਹੈ ਸੋ ਤਲਾਉ ਪਾ ਕੇ। 

ਚੌਪਈ: 

ਸ਼ੀ ਨਾਨਕ ਸੂਰਜ ਪਰਕਾਸ਼ੇ। 

ਪਾਛਲ ਗਿਨਤੀ ਸਕਲ ਬਿਨਾਸੇ। 

ਭਏ ਸੰਤ ਅਰਬਿੰਦ' ਸੁਖਾਰੇ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 633 


ਚਕਵੇ ਸਿੱਖਨ ਕੇ ਦੁਖ ਟਾਰੇ ॥੪੫॥ 
ਆਤਪ! ਭਗਤਿ ਬਿਰਾਜੀ ਜਹਿ' ਤਹਿਂ। 
ਗਯਾਨ ਤੇਜ ਹੈ ਨਿਰਮਲ ਜਿਹ ਮਹਿ] 
ਐਸੇ ਗੁਰ ਕੇ ਨਿੰਦਕ ਜੇਈ। 

ਸਮ ਉਲੂਕ ਦੁਖ _ਪਾਵਹਿੰ ਤੇਈ 
॥੪੬॥ 


ਦਿੱਬ ਸਹੰਸਰ ਬਰਖ' ਪ੍ਰਮਾਨਾ”। ਦੇਵਤਿਆਂ ਦੇ ਹਜ਼ਾਰ ਵਰ੍ਹੇ। “ਤਕ (ਦੇਖੋ ਪੂ: 
ਅਧਯਾਯ ੬੬ ਅੰਕ ੪੭)। 





ਪਾਵਹਿਂ ਨਰਕ ਮਹਾਂ ਦੁਖ ਖਾਨਾ। 
ਤ੍ਰਿਗਦਾ ਜੋਨਿ ਪੁਨ ਬਾਰੰਬਾਰਾ। 'ਟੇਢੀਆਂ (ਸੱਪ ਆਦਿਕ) ਜੋਨੀਆਂ। 
ਧਰਿ ਕਰਿ ਪਾਵਹਿ ਕਸ਼ਟ ਅਪਾਰਾ 


॥੪-੭|॥ 


ਦਹਰਾ : 

ਸ਼ੀ ਨਾਨਕ ਉਪਮਾ ਵਡੀ, 

ਮੋ ਤੇ ਕਹੀ ਨ ਜਾਇ। 

ਜਿਉ' ਕੀਟੀ ਗਿਰ ਨਹਿ ਉਠੇ, 
ਕਰਤਿ ਅਨੇਕ ਉਪਾਇ ॥੪੮॥ 


ਚੌਪਈ: 

ਤਿਨ ਕੀ ਸਮ ਨਹਿ ਦੀਸਹਿ ਕੋਊ। 

ਜਿਹਕੀ ਉਪਮਾ ਦੇਵੋ' ਸੋਊ। 

ਜੋ ਉਪਮੇਯ! ਤਾਰਤਮ ਉਪਮਾ”। ।ਉਪਮਾ ਯੋਗ (ਜੈਸੇ ਸਤਿਗੁਰੂ)। “ਵਧ ਘਟ 
ਉਪਮਾ ਦੇਵੇ। [ਸੰਸ. ਤਾਰਤਮਯ॥ । 

ਹੁਇ ਹਾਸੀ ਤਿਹ ਕਵਿ ਕੀ ਭਵ ਮਾਂ! 'ਸੰਸਾਰ ਵਿਚ। 

॥੪੯॥ 

ਸ਼ੀ ਨਾਨਕ ਜੋ ਹਮਰੇ ਸੁਆਮੀ। 

ਜੋਸਿ' ਸੋਸਿ ਹੈਂ? ਅੰਤਰਜਾਮੀ। ਜੈਸੇ ਉਹ (ਹਨ)। “ਤੈਸੇ ਉਹੀ (ਹਨ)। 

ਕਹੇ ਵਧੈ' ਨਹਿਂ ਘਟੈ' ਘਟਾਏ। 

ਜਨਮ ਧਾਰਿ ਜੋ ਗੁਰੂ ਕਹਾਏ ॥੫੦॥ 

ਬੇਦ ਰਿਚਾ! ਜੋ ਸਬਦ ਸੁ ਕੀਨੇ।” 'ਸ਼ੂਤੀਆਂ। 

“ਭਾਵ ਜਿਵੇ' ਕਦੇ ਬੇਦ ਰਿਚਾਂ ਰਚੀਆਂ ਗਈਆਂ ਸਨ, ਤਿਵੇ' ਗੁਰੂ ਜੀ ਨੇ ਸ਼ਬਦ ਰਚੇ। ਪ੍ਰਸ਼ਨ: 

ਸੰਸਕ੍ਰਿਤ ਵਿਚ ਕਿਉਂ' ਨਾ ਰਚੇ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 634 





ਉੱਤਰ-ਕਲਜੁਗ ਦਾ ਸਮਾਂ ਹੈ, ਬੁੱਧੀਆਂ ਮੰਦ ਪੈ ਰਹੀਆਂ ਹਨ, ਇਸ ਲਈ ਕ੍ਰਿਪਾਲੂ ਸਤਿਗੁਰੂ ਨੇ 
ਸੁਖੱਲੇ ਕਰਕੇ ਰਚੇ। ਭਾਵ ਬੋਲੀ ਜਾਣ ਵਾਲੀ ਬੋਲੀ ਵਿਚ ਰਚੇ। ਇਥੇ ਮੁਰਾਦ ਵੇਦ ਦੇ ਟੀਕਾ ਕਰਨ ਤੋ 
ਨਹੀਂ, ਪਰੰਤੂ ਵੇਦ ਦੀਆਂ ਰਿਚਾਂ ਦੇ ਰਚੇ ਜਾਣ ਵਾਂਡੂ ਅਨੁਭਵ ਤੋਂ” ਹੈ। 

ਉੱਵ ਵੇਦ ਪਦ ਸੰਸਕ੍ਰਿਤ ਵਿਚ ਨਿਰੇ “ਵੇਦ ਪੁਸਤਕਾਂ” ਦੇ ਅਰਥ ਵਿਚ ਹੀ ਨਹੀਂ ਆਇਆ, ਦੇਖੋ 
ਰਿਗਵੇਦ:- 

ਕੇਕੀ 5ਜਿ ਧੇਜ ਚੰ ਕੇਕ ਕੇਕ ਕੇੇ ਕੀ ਕੇਗੇਂ ਮਕਖੇਜਜ ਤਵਧੰ ਥੇਕੇਂ ਪ੍ਰਧ: ੩੫-15-3 

ਹੇ ਸੁਭ ਗੁਣ ਕੇ ਦੇਣੇ ਹਾਰੇ ! ਜਗਦੀਸ਼ੂਰ (ਕਕਸ) ਆਪ (ਕੇਕ:) ਚਰਾਚਰ ਜਗਤ ਕੇ ਜਾਨਣੇਹਾਰ 
(ਭਰ) ਹੈਂ, ਸਭ ਜਗਤ ਕੋ (ਕੇਕ) ਜਾਨਤੇ ਹੋ, ਤਥਾ ਜਿਸ ਵਿਗਯਾਨ ਵਾ ਵੇਦ ਸੇ (ਕੇਕੇਰਗੇ) 
ਵਿਦਵਾਨੋ' ਕੇ ਲੀਏ (ਕੇਕ:) ਪਦਾਰਸੋਂ ਕੇ ਜਾਨਣੇ ਵਾਲੇ। ਇਸੇ ਤਰ੍ਹਾਂ ਹੇਠ ਲਿਖੇ ਮੰਤਰਾਂ ਵਿਚ ਵੇਦ ਦੇ 
ਅਰਥ ਹੋਰ ਕੀਤੇ ਗਏ ਹਨ: 

ਕਵੀ -੬ਉ. ੨੨੧੧੦. 100, ਤਤ 0= ੬00. 3੧੨੧੯, ੩੨ ਇੰ, 80. 80 
੧੪। 

ਲੋਗਨ ਹਿਤ ਦੇਖੇ ਦੁਖਿ ਦੀਨੇ'। ਦੁਖੀ ਦੀਨ ਲੋਗਾਂ ਦਾ ਹਿਤ ਦੇਖ ਕੇ। 

ਕਲੀ ਕਾਲ ਮਤਿਮੰਦ' ਬਿਸਾਲਾ”। ਦੀਆਂ ਬੁੱਧੀਆਂ ਮੰਦ ਹਨ। “ਬਹੁਤ। 

ਯਾਤੇ ਕਰੇ ਸੁਖੇਨ ਕ੍ਰਿਪਾਲਾ ॥੫੧॥ 

ਦੋਹਰਾ: 

ਨਿੰਦਕ ਜੇ ਨਿੰਦਾ ਕਰਹਿਂ, 

ਕੀਰਤਿ ਛੋਟ ਨ ਹੋਇ। 

ਜਿਉ ਦੁਰਾਇ ਸਸਿ ਪੱਤ ਸੋ', 'ਚੰਦੂਮਾਂ ਨੂੰ। 

ਛਾਦਯੋ!' ਜਾਇ ਨ ਸੋਇ ॥੫੨॥ (ਲੁਕਾਇਆ ਨਹੀਂ। 

ਚੌਪਈ: ਉੱਲੂ। 

ਜਿਉਂ ਰਵਿ ਕੋ ਉਲੂਕ! ਮੁਖ ਨਿੰਦਹਿ। 

ਅੰਧ ਹੋਇ ਨਿਜ ਲੋਚਨ ਮੁੰਦਹਿ। 

ਮਾਰਤੰਡ ਘਟ ਹੋਇ ਨ ਜਾਈ। 'ਸੂਰਜ। 

ਦੀਪਤਿ' ਸਭਿ _ਲੋਕਨ ਸੁਖਦਾਈ 'ਪੁਕਾਸ਼ਦਾ ਹੈ। 

॥੫੩॥ 

ਤਿਉ” ਨਾਨਕ ਕੀਰਤਿ ਪਰਕਾਸ਼ੀ। 

ਦਿਪਤਿ ਜਹਾਂ ਤਹਿ”, ਨਿੰਦਕ ਨਾਸ਼ੀ:। _'ਜਿੱਥੇ ਕਿੱਥੇ। “ਨਾਸ਼ ਹੋਏ 
ਆਸ਼ੁਮ ਬਰਨ ਚਤੁਰ! ਬਿਸਤਾਰਾ। ਚਾਰੇ ਵਰਣ (ਮੁਰਾਦ ਹਿੰਦੂ)। 

ਸ਼ੀ ਗੁਰ ਕੀਰਤਿ ਕਰਹਿ _ਉਚਾਰਾ 

॥੫੪॥ 

ਤੁਰਕ ਸੰਭੈ ਤੁਰਕਨ ਕੇ ਪੀਰੂ'। 'ਭਾਵ ਅਪਣਾ ਪੀਰ। 

ਜਾਨਹਿੰ, ਨਾਨਕ ਗੁਨੀ ਗਹੀਰੁ'। 'ਜੀ ਨੂੰ ਗੁਣਾਂ ਦਾ ਸਮੁੰਦਰ ਜਾਣਦੇ ਹਨ। 
ਕਲਾਵਾਨ ਸਿਧ ਨਾਥ ਜਿ ਜਹਿਂ ਤਹਿਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 635 


ਸ਼ੀ ਗੁਰ ਕੀਰਤਿ ਪੂਰਨ ਸਭਿ ਮਹਿੰ 

॥੫੫॥ 

ਜਹਿਂ ਲੌ ਹੈ ਵਿਸਤ੍ਰਿਤ ਸੁ ਅਵਨੀ?। __'ਫੈਲੀ ਹੋਈ ਹੈ। “ਧਰਤੀ। 

ਸਰਬ ਥਾਨ ਮਹਿ ਕੀਰਤਿ ਰਵਨੀ'। 'ਸੁੱਦਰ (ਅ) ਫੈਲੀ ਹੈ। 

ਤੋਰੇ! ਹੁਤੇ ਮੁਵਾਸ” ਮੁਕਾਮਾ। 'ਗੁਰੂ ਜੀ ਨੇ) ਤੋੜੇ। ਆਕੀਆਂ ਦੇ। 
ਸਭਿ ਉਪਰਿ _ਰਾਜਤਿ! ਅਭਿਰਾਮਾ? 'ਵਿਰਾਜ ਰਹੀ ਹੈ (ਕੀਰਤੀ)। “ਸੁੰਦਰ। 
॥੫੬॥ 

ਕਬਿੱਤ: /ਕੇਵੜੇ। “ਜੇਹੀ। 

ਖੁਰਾਸਾਨ ਕਾਬਲ ਕੰਧਾਰ ਹੂੰ ਮੈ ਕੇਵਡਾ” 

ਸੀ”, 

ਮੱਧ ਮੁਲਤਾਨ ਹੂੰ ਕੇ ਮਾਲਤੀ! ਸੀ 'ਇਕ ਚਿੱਟਾ ਫੁੱਲ। 

ਫੂਲੀਆ। 

(ਸਫੈਦ ਰੰਗ ਦੇ ਦ੍ਰਿਸ਼ਟਾਂਤ) 

ਮੱਕੇ ਮੈਂ ਮੰਦਾਰ ਸੀ, ਮਦੀਨੇ ਹੈ 'ਕਲਪ ਬ੍ਰਿੱਛ ਜੇਹੀ। “ਚੰਦਰਮਾਂ। 





ਸੰਖ 
ਪਾਰੇ ਵਰਗੀ। “ਨਾਰਦ ਦਾ ਰੰਗ ਚਿੱਟਾ ਹੈ। 
/ਗੰਗਾ ਕਿਨਾਰੇ। 


ਚੌਰ ਜੈਸੀ ਚਾਰੋ” ਦਿਸਿ ਸੋਹੇ ਸਭਿ ਸੀਸ 

ਪਰ 

ਸਾਤ ਦੀਪ ਮੱਧ ਮੈ ਮਰਾਲ ਪਾਂਤਿ! 'ਹੰਸਾਂ ਦੀ ਪੰਕਤੀ (ਵਾਂਗੂ)। 

ਭੂਲੀਆ ॥੫੭॥ 

ਬਿਰਾਜਮਾਨ 

ਸੁਧਾ! ਸਮ ਸੁਧਾਸਰ?, ਦਿੱਲੀ ਦੁਧ! 'ਅੰਮੁਤ। 'ਸ੍ਰੀ ਅੰਮੂਤਸਰ ਵਿਚ। 'ਦੁੱਧ ਵਰਗੀ। 
ਸੋਹੀਏ। 

ਜੌਨ੍ਹਂ ਜੈਸੀ ਜੋਧਪੁਰ, ਸ਼ੇਸ਼? ਸੀ! ਸੁਮੇਰੁ 'ਚਾਂਦਨੀ। 'ਸ਼ੇਸ਼ ਨਾਗ। 'ਜੇਹੀ। 

ਪਰ 

ਚੰਦਨ ਸੀ ਚੀਨ ਔ ਮਚੀਨ ਮਾਂਹਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


636 





“_।ਵੇਖੀਦੀ ਹੈ। “ਹੀਰੇ ਜੇਹੀ। “ਪਹਾੜ ਹੈ (ਅ) 


ਕਾਮਰੂਪ। “ਕੁਪਾਹ। 
'ਬਰਫ। “ਜੇਹੀ। “ਸੁਖ ਦੇਣੇ ਵਾਲੀ। 


ਪੈ _'ਵੇਖੀਦੀ ਹੈ। ?ਦਿਸ਼ਾਪਾਲ ਹਾਥੀਆਂ। 'ਦੰਦਾਂ। 


॥੫੮॥ 
ਲਖਨਊ _ਸਾਰਦਾ 
ਵਾਰਿਦ“ ਸੀ 
ਹਾਜੀਪੁਰਿ ਹੰਸਨੀ ਸੀ, ਰੂਪਾ! ਰੂਮ” 
ਜਾਨਿਯੇ। 

ਕਰਿਕਾ! _ਐਰਾਕ”, _ਉਡਗਨ ਸੀ? 
ਐਰਾਨ” ਰੂਰੀ 

ਫਟਕ' ਸੀ _ਫਰਕਾਬਾਦ, _ਬਿਸਦ? 
ਬਖਾਨਿਯੇ।” 

ਉਦਧਿ ਬੰਦਰ! ਮੱਧ ਉਦਧਿ ਸੀ? ਫੈਲ 
ਰਹੀ 

ਕੂਲ' ਸੁ ਕਲਿੰਦਰੀ” ਕੇ ਕੁੰਦ ਸੀ” 
ਪੁਮਾਨਿਯੇ।“ 

ਕੌਡੇ ਸੀ! ਕਲਿੰਜਰ?, ਸਭਿਨਿ ਮੁਖ 
ਰਦਨ? ਸੀ“ 


ਨਾਨਕ ਕੀ ਕੀਰਤਿ ਸੰਤੋਖ ਸਿੰਘ 
ਗਾਨਿਯੇ!' ॥੫੯॥ 

ਦਹਰਾ : 

ਘਰ ਦੇਸ਼ ਬਿਦੇਸ਼। 

ਫੁਲਵਾਰੀ ਫੂਲੀ ਜੁਹੀ', ਮਲਿਕਾ ਸੁਮਨ 
ਬਿਸ਼ੇਸ਼2 ॥੬੦॥ 

ਚੌਪਈ: 


ਸੀ”, 


ਲਵਪੁਰਿ” 


'ਸਰਸੁਤੀ। “ਜੇਹੀ। “ਲਾਹੌਰ। “ਬੱਦਲ। 
/ਚਾਂਦੀ ਜੇਹੀ। “ਰੂਮ ਵਿਚ। 


/ਗੜਾ। ੭ਇਕ ਵਲੈਤ ਰੂਮ ਵਿਚ। “ਤਾਰਿਆਂ 
ਵਰਗੀ। “ਈਰਾਨ। 


'ਬਲੌਰ। “ਉੱਜਲ। “ਕਹੀਦੀ ਹੈ। 
!ਸਮੁੰਦਰ ਦੇ ਬੰਦਰਾਂ ਤੇ। “ਖੀਰ ਸਮੁੰਦਰ ਵਰਗੀ। 


'ਕਿਨਾਰੇ। _ “ਜਮਨਾਂ _ ਨਦੀ _ਦੇ। _ “ਰਵੇਲ 


(ਮਰਤਬਾਨ) ਵਰਗੀ। “ਜਾਣ ਲਵੋ। 

'ਸੁਫੈਦ ਕੌਡੀ ਜੇਹੀ। “ਇਕ ਦੇਸ਼ ਦਾ ਨਾਮ। 
'ਸਾਰਿਆਂ ਦੇ ਮੂੰਹ ਵਿਚ ਦੰਦਾਂ (ਵਰਗੀ ਚਿੱਟੀ)। 
“ਜੇਹੀ। 

'ਗਾਈ ਹੈ। 


'ਚਿਟੇ ਰੰਗ ਦਾ ਇਕ ਨਿੱਕਾ ਚੰਬਾਰ। “ਮਾਲਤੀ 
ਫੁਲ ਤੋ” ਵੱਧ (ਸੁਹਣੀ)। 


'ਗੁਰੂ ਜੀ ਨੇ) ਧਾਰਿਆ ਸੀ ਜਨਮ। '"ਪਾ:-ਸਮ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 637 





“ਅਵਰ ਨਰਨ ਸਰ' ਜਨਮ ਸੁਧਾਰੇ'। ” 

ਜੋ ਐਸੇ ਕਹਿਂ ਸੋ ਕੂੜਿਆਰੇ। 

ਸੋ ਨਾਨਕ ਕੋ ਜਾਨਤਿ ਨਾਹੀ। 

ਕੈ! ਗੁਰ ਨਿੰਦਕ ਨਿੰਦਾ ਪੁਹਾਹੀ? 

॥੬੧॥ 

ਜੀਵਤਿ ਦੁਖ ਪਾਵਹਿ ਨਰ ਸੋਇ। 

ਮੂਏ ਨਰਕ ਪਰਾਪਤਿ ਹੋਇਂ। 

ਨਹਿੰ ਜਾਨਹਿੰ ਕਹਿਤੇ ਜੋ ਭੁਲੇ।! ਜੋ (ਮਹਿੰਮਾ) ਜਾਣਦੇ ਨਹੀਂ' ਤੇ ਭੁੱਲਕੇ ਕਹਿ 
ਲੁ ਬੈਠਦੇ ਹਨ ਓਹ ਹੁਣ ਸੁਣਕੇ ਅਨਕੂਲ ਹੋਂ 

ਜਾਣੰਗੇ। 
ਅਬ ਸੁਨਿ ਸੋ ਹੋਵਹਿਂ ਅਨੁਕੂਲੇ”' 
॥੬੨॥ 


ਦਹਰਾ : 

ਸੁਨਿ ਸ੍ਰੋਤਨ ਸੁਖ ਪਾਇ ਮਨ, ਕੀਨੌ 
ਬਹੁਰ ਸੰਦੇਹ। 

ਵਧੀ ਰਿਦੇ ਮਹਿ ਲਾਲਸਾ, ਕਥਾ ਸੁਨਨਿ 
ਪਰ ਜੇਹ! ॥੬੩॥ 


ਚੌਪਈ: 

ਅਸ ਬਿਧਿ ਸ਼੍ਰੋਤਨ ਬਚਨ ਉਚਾਰੇ। 

“ਸੁਨਹੁ ਕਵੀ ਇਵ ਗੁੰਥ ਮਝਾਰੇ। 

ਤੂੰ ਤਾਂ ਜਨਕ' ਰਾਜ ਅਵਤਾਰਾ।” 

ਇਹ ਬਿਧਿ ਲਿਖ੍ਯੋ ਵਾਕ ਸੁਖਕਾਰਾ 

॥੬੪॥ 

"ਜਨਕ ਤੋਂ ਮੁਰਾਦ ਇਥੇ ਤੱਤਦਰਸੀ ਮਹਾਤਮਾ, ਜੀਵਨ ਮੁਕਤ ਤੋਂ ਹੈ ਅਤੇ ਸ਼੍ਰੀ ਗੁਰੂ ਗੁੰਥ ਸਾਹਿਬ 
ਜੀ ਵਿਚ ਸ੍ਰੀ ਗੁਰੂ ਜੀ ਨੇ ਜਨਕ ਦੇ ਅਰਥ ਆਪ ਹੀ ਆਪਣੇ ਮੁਖਾਰਬਿੰਦ ਤੋਂ ਐਉੱ ਉਚਾਰੇ ਹਨ: 
“ਜਨਕੁ ਸੋਇ ਜਿਨਿ ਜਾਣਿਆ ਉਨਮਨਿ ਰਥੁ ਧਰਿਆ ॥ ” ਅਰਥਾਤ-ਜਨਕ ਉਹ ਹੈ ਜੋ ਗਸਾਨਵਾਨ 
ਅਰ ਬ੍ਰਿਤਿ ਨੂੰ ਤੁਰੀਆ ਪਦ ਵਿਚ ਰਖਦਾ ਹੈ। ਜਨਕ ਸੀਤਾ ਜੀ ਦੇ ਪਿਤਾ ਦਾ ਨਾਮ ਬੀ ਸੀ, ਜੋ ਰਾਜਾ 
ਅਰ ਗਯਾਨੀ ਸੀ। ਅਸਲ ਵਿਚ ਜਨਕ ਇਕ ਰਾਜੇ ਦਾ ਨਾਮ ਨਹੀਂ, ਇਹ ਇਕ ਲਕਬ ਸੀ ਜੋ ਮਿਥਲਾ 
ਦੇ ਰਾਜਿਆਂ ਦੀ ਇਕ ਲੜੀ ਦਾ ਸੀ, ਇਨ੍ਹਾਂ ਵਿਚ ਇਕ ਯਾ ਕਈ ਬ੍ਰਹਮ ਗਯਾਨੀ ਹੋਏ। ਉੱਵ ਵੀ 
“ਜਨਕ ਅਵਤਾਰ” ਕਹਿਣ ਤੋ ਮੁਰਾਦ ਕੇਵਲ ਕਿਸੇ ਨੂੰ “ਰਾਜ ਯੋਗੀ” ਕਹਿਣ ਤੋਂ” ਹੁੰਦੀ ਹੈ, ਜਿਵੇਂ 
“ਹਾਤਮ ਦਾ ਅਵਤਾਰ” ਕਹਿਣ ਤੋਂ “ਹਾਤਮ ਦੀ ਜੂਨ ਪਲਟੀ” ਮੁਰਾਦ ਨਹੀਂ ਹੁੰਦੀ, ਪਰ ਇਸ ਦਾ 
ਅਰਥ ਕੇਵਲ “ਸਖੀ? ਹੁੰਦਾ ਹੈ। ਕਵੀ ਜੀ ਨੇ ਆਪ ਬੀ ਅੱਗੇ ਅੰਕ ੭੬ ਤੋ ੭੮ ਵਿਚ ਇਹੋ ਉੱਤਰ 
ਦਿੱਤਾ ਹੈ। 

ਗੁਰੂ ਗੂੰਥ ਕੀ ਸਾਖੀ! ਪਾਵੈਂ'। 'ਉਗਾਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤੌ ਹਮਰੋ ਸੰਦੇਹ ਮਿਟਾਵੈ। 

ਜਾਂ ਕੇ ਬਚਨ ਅਮੋਲ ਅਡੋਲਾ। 
ਸੁਖਦਾ ਮੰਗਲ ਮੂਲ ਅਤੋਲਾ” ॥੬੫॥ 
ਸੁਨਿ ਕਰਿ ਕਵੀ ਗ੍ਰੰਥ ਕੀ ਗਾਥਾ। 
ਕਰਿ ਉਰ ਹਰਖ ਕਹਤਿ ਤਿਨ ਸਾਥਾ। 
“ਧੰਨ ਗਿਰਾ!, ਮਤਿ ਧੰਨ ਤੁਮਾਰੀ। 


ਜਾਂ ਤੇ ਮਨ ਮਹਿ ਸਮਝ ਉਚਾਰੀ 


॥੬੬॥ 
ਕਹਤਿ ਮਹਿਤ ਕੀ ਮਹਿਤਹਿ ਸਾਖੀ'। 


ਨਹੀਂ ਅਲਪ' ਤੇ ਜਾਵਹਿ ਭਾਖੀ। 

ਸ਼ੀ ਨਾਨਕ ਇਤਿਹਾਸ ਪੁਨੀਤਾ। 

ਗੁੰਥ ਅਨੁਸਾਰ ਕਥੀ ਮੈ' ਰੀਤਾ ॥੬੭॥ 
ਪੁਨ ਗੁਰੁਦਾਸ ਭਯੋ ਜੋ ਭਾਈ। 
ਕਛੁਅਕ ਕੀਨਿ ਜਿ!' ਗੁਰੂ ਵਡਾਈ। 
ਸ਼ੀ ਅਰਜਨ ਕੀ ਰਹਿਤਿ ਹਜੂਰਾ। 
ਸਿੱਖੀ ਅਧਿਕ ਪ੍ਰੇਮ ਬੂਤ ਪੂਰਾ ॥੬੮॥ 
ਸੁਨਿ ਗੁਰੂ ਅਰਜਨ ਜਿਹ ਕੀ ਬਾਨੀ। 
ਬਰ ਦੀਨੋ ਅਸਬਿਧਿ ਗਤਿਦਾਨੀ। 
ਪਢਹਿ ਪ੍ਰੇਮ ਕਰਿ ਕੈ ਸਿਖ ਜੋਊ। 
ਸਿੱਖੀ ਕੋ ਪ੍ਰਾਪਤਿ ਹੈ ਸੋਊ ॥੬੯॥ 
ਤਿਹ ਅਨੁਸਾਰ ਕਥੀ ਮੈ ਗਾਥਾ। 

ਤਿਹ ਕੀ ਸਾਖ ਸੁਨਹੁ ਹਿਤ ਸਾਥਾ। 
ਸ਼ੀ ਗੁਰੁ ਗੋਬਿੰਦ ਸਿੰਘ ਹਦੂਰੀ। 

ਮੰਨੀ ਸਿੰਘ ਭਯੋ" ਗਤਿ _ਰੂਰੀ 
॥੭੦॥ 

ਜਿਹ ਸਿਰ ਲੌ! ਸਿੱਖੀ ਨਿਰਬਾਹੀ। 
ਤਿਹ ਅਨੁਸਾਰ ਕਥਾ ਮੈਂ' ਪ੍ਰਾਹੀ'। 
ਪ੍ਰਿਥਮੈ ਸੁਨਹੁ ਗੁੰਥ ਕੀ ਸਾਖੀ। 
ਹਿਰਦੇ ਮਹਿ' ਸ਼ਰਧਾ ਦਿਢ _ਰਾਖੀ' 
॥ ੭੧॥ 


638 





'ਬੜੇ ਪੁਰਖ ਦੀ ਸਾਖੀ ਵਡੇ ਪੁਰਖ ਹੀ ਕਹਿੰਦੇ 
ਹਨ। 
/ਛੋਟੇ। 


'ਜਿਸ ਨੇ। "ਪਾ:-ਕਛੂ ਕੀਨ ਜਿਨ। 


'ਸੁੰਦਰ ਗਤੀ ਵਾਲਾ। "ਪਾ:-ਹੋਇਓ। 


ਸਿਰ ਤਕ। 
।ਕਹੀ। 


"ਕਵਿ ਜੀ ਦੱਸ ਰਹੇ ਹਨ ਕਿ ਸ੍ਰੀ ਗੁਰੂ ਗੁੰਥ 
ਸਾਹਿਬ ਜੀ, ਭਾਈ ਗੁਰਦਾਸ ਜੀ, ਤੇ ਸਾਖੀ ਭਾਈ 
ਮਨੀ ਸਿੰਘ ਜੀ ਤੋੱ ਮੈ ਇਤਿਹਾਸ ਲੀਤਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 639 





ਸ਼੍ਰੀ ਗੁਰੂ ਗੁੰਥ ਸਾਹਿਬ ਜੀ ਵਾਕ] 

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ 

ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ 

ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥ 

ਜਿਹ ਸਿਖਹ ਸੰਗੁਹਿਓ ਤਤੁ ਹਰਿ ਚਰਣ ਮਿਲਾਯਉ ॥ 
ਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਅ ॥ 
ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥੨॥ 

[ਸਵਈਏ ਮ: ੩ ਕੇ] 


ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥ 
ਤ੍ਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ 
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ 
ਉਗੂਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥ 
ਕਲਿਜੁਗਿ ਪੁਮਾਣੂ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥ 
ਸੂੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥ 
[ਸਵਈਏ ਮ: ੧ ਕੇ] 
ਦੋਹਰਾ: 'ਬਹੁਤ। 
ਇਤਜਯਾਦਿਕ ਸ਼੍ਰੀ ਗ੍ਰੰਥ ਮੈ, ਲਿਖੇ ਸਵੱਯੇ 
ਬ੍ਰਿੰਦਾ। 
ਨਿਰੰਕਾਰ ਆਕਾਰ ਭੇ, ਸਹੀ ਗੁਰੁ ਅੰਗਦ 'ਤਾਵ ਗੁਰੂ ਜੀ ਨਿਰੰਕਾਰ ਦਾ ਸਰੂਪ ਹੋਏ। 
ਕੰਦਾ ॥੭੨॥ 
ਚੌਪਈ: 'ਸ੍ੀ ਗੁਰੂ ਗੁੰਥ ਸਾਹਿਬ ਜੀ ਨੇ। 
ਮੁਹੁਰਮੁਹੂ ਸ੍ਰੀ ਗੂੰਥਹਿ: ਕਹਾ। 
ਸੋ ਤੁਮ ਸਾਚ ਕਿ ਝੂਠੋ ਲਹਾ!? 'ਸਮਝਿਆ ਹੈ। 


੭੪ | 


ਨਿਰੰਕਾਰੁ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 640 





ਗੁਰੁ ਅੰਗਦੁ ਗੁਰੁ ਅੰਗ ਤੇ ਗੰਗਹੁ ਜਾਣੁ ਤਰੰਗ ਉਠਾਇਆ। 
ਅਮਰਦਾਸੁ ਗੁਰੁ ਅੰਗਦਹੁ ਜੋਤਿ ਸਰੂਪ ਚਲਤੁ ਵਰਤਾਇਆ। 
ਗੁਰੁ ਅਮਰਹੁ ਗੁਰੁ ਰਾਮਦਾਸੁ ਅਨਹਦ ਨਾਦਹੁ ਸਬਦੁ ਸੁਣਾਇਆ। 
ਰਾਮਦਾਸਹੁ ਅਰਜਨੁ ਗੁਰੂ ਦਰਸਨੁ ਦਰਪਨਿ ਵਿਚਿ ਦਿਖਾਇਆ। 
ਹਰਿਗੋਬਿੰਦ ਗੁਰ ਅਰਜਨਹੁ ਗੁਰੁ ਗੋਬਿੰਦ ਨਾਉ ਸਦਵਾਇਆ। 
ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ। 
ਪੈਰੀ ਪਾਇ ਸਭ ਜਗਤੁ ਤਰਾਇਆ ॥੨੫॥੨੪॥ 
[ਵਾਰ ੨੪ ਅੰਕ ੨੫] 

ਚੌਪਈ: 'ਥਾਈਂ। 

ਔਰ ਲਿਖਯੋ ਬਹੁਤੇ ਇਸਥਾਨਾ”। 

ਪਢਿ ਕਰਿ ਗੁਨ ਲੇਵਹੁ ਮਤਿਵਾਨਾ ! __ 'ਵਿਚਾਰ। 

ਬਹੁਰ ਜਨਕ ਰਾਜਾ ਅਵਤਾਰਾ। 

ਐਸੇ ਲਿਖਿਓ ਗ੍ਰੰਥ ਮਝਾਰਾ ॥ ੭੫॥ 

ਸੋ ਉਪਮਾ ਹੈ ਤਿਹ ਕੀ ਦਈ। 

ਜੋਗ ਭੋਗ ਦੋਨੋ ਸਮ ਕਿਈ। 

ਜਿਉ ਗ੍ਰਿਹਸਤਿ ਮਹਿਂ ਜਨਕ ਉਦਾਸੀ। 

ਤਿਉ ਸੀ ਨਾਨਕ _ਭੇ ਸੁਖਰਾਸੀ 

॥੭੬॥ 

ਇਸੀ ਹੇਤ ਤੇ ਦੂਸਰ ਚਰਨਾ। 

ਖੋਲ ਅਰਥ ਨੀਕੀ ਬਿਧਿ ਬਰਨਾ। 

ਰਹੇ ਜਗਤ ਜਲ ਪਦਮ' ਵਿਚਾਰ। 'ਕਵਲ ਪਾਣੀ ਵਿੱਚ ਜਿਵੇ'। 

ਯਾਤੇ ਕਰਿ ਲੀਜੈ ਨਿਰਧਾਰ' ॥੭੫॥ __'ਨਿਰਨਾ। 


'ਰਾਜਾ। “ਇੰਦੂ ਦਾ। 


ਦਹਰਾ : 

ਅਤਿ ਉਦਾਰ ਇਹ ਨ੍ਰਿਪਤ' ਹੈ, ਭਯੋ 
ਇੰਦੂ!” ਅਵਤਾਰ। 

ਐਸੇ ਉਪਮਾ ਉਰ ਲਖੋ, ਜਨਕਹਿ ਕੀ 


21 


ਸੁਖਕਾਰ ॥੭੮॥ 


ਭਯੋ _ਧਯਾਇ ਪੂਰਨ ਅਬੇ, _ਪਢਤਿ 

ਸੁਨਤਿ ਸੁਖਦਾਇ ॥ ੭੯॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ 'ਸ਼੍ਰੋਤਨ ਸੰਦੇਹ ਮਿਟਾਵਨ” ਪ੍ਰਸੰਗ 
ਬਰਨਨੰ ਨਾਮ ਸੈੱਤੀਸਮੋ' ਧਾਇ ॥ ੩੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 641 





੩੮. [ਗੁਰੂ ਨਾਨਕ ਮੰਗਲ। ਭਾ: ਲਾਲੋ ਮਿਲਾਪ] 


(ਭਾਈ ਲਾਲੋ ਮਿਲਾਪ) ॥ ੭..॥ 
(ਨੌਂ ਪੁਕਾਰ ਦੀ ਭਗਤੀ) ॥੧੮.॥ 
ਸੀ ਬਾਲਾ ਸੰਧੁਰੁ ਵਾਚ ॥ 
ਤੋਟਕ ਛੰਦ: 
ਗੁਰੁ ਨਾਨਕ ਧਜਾਨ ਸਦਾ ਕਰਿਯੈ ॥ 
ਭਵ ਬੰਧਨ ਮੈ ਪੁਨਿ ਨਾ ਪਰਿਯੈ। 
ਸੁਖ ਸਾਗਰ ਰੁਪ ਉਜਾਗਰ ਜੋ। 
ਉਜਾਗਰ=ਪੁਸਿੱਧ। ਪ੍ਰਗਟ। 
ਸਭਿ ਜੀਤਨ ਦੰਭਹਿ ਆਗਰ ਜੋ ॥੧॥ 
ਆਗਰ=ਸ੍ਰੇਸ਼ਟ। (ਅ) ਸਮੂਹ, ਸਾਰੇ, ਖਾਣ, ਖਜਾਨਾ। [ਸੰਸ. ਆਕਰ] 
ਦੁਖ ਦਾਰਿਦ ਦੋਖ ਨਿਕੰਦਨ ਹੈ। 
ਅਰਬਿੰਦ ਦੁਤੰ ਪਦ ਬੰਦਨ ਹੈ। 
ਦੁਤੰ=ਸ਼ੋਭਾ। 
ਸੁਖ ਕੰਦ ਮੁਕੰਦ ਗਯਾਨਘਨੈ। 
ਮੁਕੰਦ=ਮੁਕਤੀ ਦੇ ਦਾਤਾ। ਘਨੰ=ਬੱਦਲ। 
ਸ਼ਰਨਾਗਤਿ ਕੇ ਅਘ ਓਘ ਹਨ ॥੨॥ 
ਓਘ=ਸਮੂਹ। 
ਭਵ ਮੈ ਭਵ ਕਾਰਨ ਜਾਂਹਿ ਧਰਾ। 
ਭਵ ਮੈ=ਸੰਸਾਰ ਵਿਚ। ਭਵ ਧਰਾ=ਅਵਤਾਰ ਲੀਤਾ। 
ਅਬ ਚਾਹਿਤਿ ਤਾਂਹਿ ਸਪੂਰ ਕਰਾ। 
ਮਤਿਮੰਦ ਨਿਰੇ ਨਰ ਭੂਰ ਭਰਯੋ। 
ਨਿਰੇ=ਨਰਕ। [ਸੰਸ. ਨਿਰਜ=ਨਰਕ] (ਅ) ਕੇਵਲ। ਤੁਕ ਦਾ ਦੂਸਰਾ ਅਰਥ ਇਉ ਹੈ:- (ਸੰਸਾਰ 
ਵਿਚ) ਖੋਟੀ ਮਤ ਵਾਲੇ ਬਹੁਤੇ ਲੋਕ ਹੀ ਨਿਰੇ ਭਰੇ ਪਏ ਹਨ। ਭੂਰ=ਬਹੁਤੇ। 
ਪਿਖ ਕੈ ਹਰਿ ਕੀਰਤਿ ਸੇਤ ਕਰਯੋ ॥੩॥ 
ਸੇਤ=ਪੁਲ। 
ਤਿਹ ਉਪਰ ਪਾਰ ਪਰੇ ਨਰ ਸੋ। 
ਪਦ ਪੰਕਜ ਸੇਵਤਿ ਜੋ ਉਰ ਸੋ'। 
ਗੁਰੁ ਰੂਪ ਬਿਖੈ ਨਿਤ ਧਯਾਨ ਧਚੈਂ। 
ਨਿਰਸੰਸ ਭਏ ਜਮ ਤੇ ਨ ਡਰੈ' ॥੪॥ 


ਅਰਥ 


(ਉਸ ਸ੍ਰੀ) ਗੁਰੂ ਨਾਨਕ (ਜੀ ਦਾ) ਧਕਾਨ ਸਦਾ ਕਰੀਏ ਜੋ ਪੂਸਿੱਧ ਸੁੱਖਾਂ ਦਾ ਸਮੁੰਦਰ ਹਨ, 
(ਅਤੇ) ਜੋ ਸਾਰੇ ਪਖੰਡਾਂ ਦੇ ਜਿੱਤ ਲੈਣੇ ਵਿਚ (ਸਭ ਤੋਂ) ਸ੍ਰੇਸ਼ਟ ਹਨ (ਤਾਂ ਜੋ) ਸੰਸਾਰ ਦੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 642 





ਬੰਧਨਾਂ ਵਿਚ ਨਾ ਫਸੀਏ। ਦੁੱਖ ਦਲਿੱਦੂ ਤੇ ਦੋਸ਼ਾਂ ਨੂੰ ਦੂਰ ਕਰਨ ਵਾਲੇ ਹਨ, ਉਨ੍ਹਾਂ ਦੇ ਕਵਲਾਂ 
ਦੀ ਸ਼ੋਭਾ ਵਾਲੇ ਚਰਨਾਂ ਪਰ (ਮੇਰੀ) ਨਮਸਕਾਰ ਹੈ, ਜੋ ਸੁਖ ਦਾ ਮੂਲ ਤੇ ਮੁਕਤੀ ਦੇ ਦਾਤਾ, 
ਗਯਾਨ ਦੇ ਬੱਦਲ ਤੇ ਸ਼ਰਨ ਆਇਆਂ ਦੇ ਸਾਰੇ ਪਾਪ ਦੂਰ ਕਰਨ ਵਾਲੇ ਹਨ। ਜਿਸ ਕਾਰਣ 
ਕਰਕੇ (ਗੁਰੂ ਨਾਨਕ ਜੀ ਨੇ) ਸੰਸਾਰ ਵਿਚ ਅਵਤਾਰ ਲੀਤਾ, ਉਸ ਨੂੰ ਹੁਣ ਪੂਰਣ ਕਰਨਾ 
ਚਾਹੁੰਦੇ ਹਨ, ਇਹ ਦੇਖ ਕੇ ਕਿ ਖੋਟੀ ਮਤ ਵਾਲੇ ਪੁਰਖ ਬਹੁਤੇ ਨਰਕ ਵਿਚ ਭਰੇ ਗਏ ਹਨ 
(ਆਪ ਨੇ) ਹਰੀ ਦਾ ਕੀਰਤਨ ਰੂਪੀ ਪੁਲ ਬਣਾ ਦਿੱਤਾ, ਜੋ ਪੁਰਖ ਓਸ ਦੇ ਉਪਰ ਦੀ (ਲੈਘੇ) 
ਓਹ ਪਾਰ ਪਏ ਹਨ, ਜੋ (ਪੁਰਖ) ਦਿਲੋ” ਚਰਨਾਂ ਕਮਲਾਂ ਨੂੰ ਪੂਜਦੇ ਹਨ, ਜੋ ਗੁਰੂ ਰੂਪ ਵਿਚ 
ਨਿਤ ਧਿਆਨ ਧਰਦੇ ਹਨ, ਓਹ ਨਿਰਸੰਸੇ ਹੋ ਗਏ ਹਨ (ਆਪਣੀ ਕਲਯਾਨ ਦੇ ਸੰਸੇ ਤੋਂ) 
(1 


ਵੀ ਮਰਦਾਨਾ 
ਸੰਗਿ ਲੀਨ। 
ਕਮਲਾਨਨ ਤੇ ਬਚ ਭਨੇ, ਸ਼੍ਰੀ ਗੁਰੁ 


ਅਬ ਦੇਹੁ ਬਤਾਇ, ਚਲੈ ਤਿਤ ਕੋ!। ? 

ਨਿਜ ਦਾਸ ਉਧਾਰਨ ਕਾਜ ਜ਼ਲੇ। 

ਬਹੁ ਮਾਨਵ ਕੇ ਜਿਨ ਦੁਖ ਦਲੇ ॥੬॥ 

ਦੁਵੱਯਾ ਛੰਦ: 

ਕਹਿ ਮਰਦਾਨਾ “ਜਿਤ ਨਿਜ ਇੱਛਾ 

ਗੱਛਹੁ” ਸੂੱਛ ਸਰੀਰਾ”॥ 'ਚਲੋ। “ਹੇ ਸੁਹਣੇ ਸਰੀਰ ਵਾਲੇ। 
ਆਗੇ ਤਵ ਪਾਛੈ ਹੋ" ਚਲਿ ਹੋ ਅੱਗਾ ਤੁਸਾਂ ਦਾ। 

ਸ਼ੀ ਪੁਭੁ ਗੁਨੀ ਗਹੀਰਾ"!। 'ਹੇ ਗੁਣਾਂ ਦੇ ਸਮੁੰਦਰ। 

ਜੁਗ' ਗੁਰੁ ਕਹੈ “ਏਮਨਾਵਾਦੂ "ਪਾ:-ਤਬ। 

ਏਕ ਨਗਰ ਉਰ ਲਖਿਯੇ'। 'ਜਾਣੋ'! 

ਤਹਿਂ ਤਖਾਣ ਇਕ ਲਾਲੋ ਬਸਈ 

ਚਲਹ ਪਾਕ! ਤਿਹ ਪਿਖਿਯੇ” ॥੭॥ __ 'ਪਹਿਲਾਂ। 

(ਭਾਈ ਲਾਲੋ ਮਿਲਾਪ) 

ਇਹ ਬਿਧਿ ਕਹਿ ਕਰਿ ਕਮਲ ਬਦਨ ਤੇ 

ਮੰਦ ਮੰਦ ਗਤਿ! ਜਾਏ। 'ਚਾਲੇ। 

ਪਦਵੀ' ਮੈ? ਪਦ? ਪੰਕਜ ਸੁੰਦਰ ਰਾਹ ਵਿਚ। “ਚਰਨ। 'ਪਾ:-ਪਦਮੀ। 
ਦਾਸ ਰਿਦੇ ਜੁ ਬਸਾਏ'। 'ਚਰਨ) ਜੋ ਦਾਸਾਂ ਦੇ ਦਿਲ ਵਿੱਚ ਵੱਸਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 643 





ਬਾਸੁਰ ਦਸ ਸਪਤਮ' ਮਹਿ ਪਹੁੰਚੇ ਜਤਾਰਾਂ। 

ਨਗਰ ਏਮਨਾਵਾਦੂ। 

ਗਏ ਸਦਨ ਤਿਹ ਦੋਖ ਨਿਕੰਦਨ 

ਸੇਵਕ ਦਾ ਅਹਿਲਾਦੂ' ॥੮॥ 

ਹੇਰਿ! ਮੁਖਾਰਬਿੰਦ ਭਾ ਠਾਂਢੋ 

ਪਦ ਬੰਦਨ ਕਰਬੰਦੇ'। 

ਦਰਸ ਬਿਲੋਕਤਿ ਸ਼ਾਂਤਿ ਭਈ ਮਨ 

ਲਾਲੋ ਰਿਦੇ ਅਨੰਦੇ। 

“ਚਿਤ ਕਰਤਾਰ ਨਿੰਤ ਹੂ ਤੋ ਕੋ 

ਬੈਸ ਕਿਰਤਿ ਕੋ ਕਰਿਯੇ। ? 

ਬੂਝਤਿ ਲਾਲੋ “ਆਏ ਕਿਤ ਤੇ ? 

ਕਰੁਨਾ ਸਦਨ ! ਉਚਰਿਯੇ ॥੯॥ 

ਬੇਸ ਅਪੂਰਬ ਰੂਪ ਅਨੂਪਮ 

ਮਧੁਰ ਮੁਖਰ'' ਗਤਿ ਦੈਨਾ। ਮਿੱਠੇ ਵਚਨ। 'ਪਾ:-ਬਚਨ। 
ਚੀਤ ਨਿਰੰਤਰ ਪ੍ਰੀਤਿ ਵਧੀ ਮੁਝ 

ਹੇਰਤਿ ਹੋਵਤਿ ਚੈਨਾ। ? 

ਕਹਿ ਨਾਨਕ “ਪਰਦੇਸ਼ੀ ਹਮ ਹੈ' 

ਨਹੀਂ ਨਿਕੇਤੰ' ਨੇਰੈ। 

ਲਖਹੁ ਬੇਸ ਦਰਵੇਸ਼ ਹਮਾਰੋ 

ਦੇਸ਼ ਬਿਦੇਸ਼ਨ ਹੇਰੈ?” ॥ ੧੦॥ 

ਛਪਯ: 'ਪਾਪ। 

“ਦਰਸ਼ਨ ਪਰਸਤਿ ਮਿਟਤਿ ਕਲੁਖਾਂ 

ਸ਼ੁਭ ਬਦਨ! ਬਿਰਾਜਹਿ?। 'ਮੁਖੜਾ। “ਪ੍ਰਕਾਸ਼ ਰਿਹਾ ਹੈ। 
ਜਨਮ ਮਰਨ ਭਵ ਮੱਧ ਨਸ਼ਟ ਸੰਸਾਰ ਵਿਚ। 

ਕਰਿ! ਤਮ” ਤਨ ਛਾਜਹਿ। 'ਕਰਨਹਾਰਾ। “ਤੁਹਾਡਾ। ਸਰੀਰ ਸ਼ੋਭ ਰਿਹਾ ਹੈ। 
ਹਮ ਸਮ ਨਰ ਅਘ ਕਰਤਿ 

ਤਿਨਹਿ ਅਪਵਰਗ ਉਦਾਰਹਿਂ। ਮੁਕਤੀ ਦੇਣ ਲਈ ਉਦਾਰ ਹੋ। 
ਉਪਜਤਿ ਸੁਖ ਉਰ ਮੱਧ 

ਸੁਨਤਿ ਹਉ ਬਚਨ ਤਿਹਾਰਹਿ। 

ਸੁਖਕੰਦ ਮੁਕੰਦ ਸੁ ਸੰਤ ਹੋ 

ਨਾਮ ਉਚਾਰਨ ਨਿਜ ਕਰੋਂ। 

ਤੁਮ ਚਰਨ ਸ਼ਰਨ ਮਨ ਪਰਨ ਮਮਾ! ਮੇਰਾ ਮਨ ਪਿਆ ਹੈ। (ਅ) ਮੇਰੇ ਮਨ ਨੇ ਪਰਨਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 644 





(ਆਸਰਾ ਲੀਤਾ ਹੈ)। 

ਕਰੁਨਾ ਕਰਾਂ ! ਕਰੁਨਾ ਢਰੋ” ॥੧੧॥ _ 'ਹੇ ਕਿਰਪਾ ਦੀ _ਖਾਨ। “ਕਿਰਪਾ (ਕਰਕੇ) 
ਪਸੀਜੋ। 

ਦਹਰਾ : 

ਬੋਲੇ ਸ਼ੀ ਮੁਖ ਸੋ ਬਚਨ, 

“ਜਾਨ ਜਾਹੁਗੇ ਆਪ। 

ਅਬ ਬੈਸਹੁ ਕ੍ਰਿਤ ਕੋ ਕਰੋ, 

ਹਰਿ ਹਰਿ ਜਪਿਯੇ ਜਾਪ” ॥੧੨॥ 

ਦੁਵਯਾ ਛਦ. 

' “ਪੁਗਟਯੋ ਤਪਾ ਏਕ ਸ਼ੀ ਨਾਨਕ 

ਭਾਸਤਿ ਹੋ ਤੁਮ ਸੋਊ। 

ਨਹਿ ਸਮਾਨ ਰਾਵਰਿ ਕੋ ਦੀਸਹਿ 

ਖੋਜੋ ਦਸ ਦਿਸ਼ ਜੋਊ। 

ਤੱਦਪਿ ਭੀ ਤੁਮਰੇ ਬਿਨ ਭਾਖੇ 

ਨਹਿਂ ਆਵਤਿ ਪਰਤੀਤੂ। ” 

ਕਹਿ ਮਰਦਾਨਾ “ਜਾਨਹੁ ਸੋਊ 

ਰਾਖਹੁ ਸ਼ਰਧਾ ਚੀਤੂ ` ॥ ੧੩॥ 


ਨਾਨਕ ਜੀ ਮਮ ਨਾਥ” ॥੧੪॥ 
ਦੁਵੱਯਾ ਛੰਦ: 

ਬੰਦ ਉਭੈ! ਕਰ? ਬੰਦਨ ਕੀਨੀ 
ਸੁਨਿ ਕਰਿ ਲਾਲੋ ਤਬ ਹੀ। 
ਸੀਸ ਧਰਯੋ ਪਦ ਪੰਕਜ ਉਪਰ 
ਪਰਾਪਤਿ ਨਿਸ਼ਚਾ ਜਬ ਹੀ। 
ਸਾਦਰ ਸੋ ਤਬ ਮੰਚ' ਡਸਾਵਾ? 
ਬੈਸ ਗਏ ਤਿਹ ਕਾਲਾ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੁਖ ਸਾਗਰ ਪੂਰਨ ਜਗਦੀਸ਼ਾ 
ਦਾਸਹਿਂ ਕਰਨ ਨਿਹਾਲਾ!' ॥੧੫॥ 
ਆਇਸੁ ਪਾਇ ਅਸਨ ਕਰਿਬੇ' ਹਿਤ 
ਗਵਨਯੋ ਲਾਲੋ ਤਬ ਹੀ। 

ਬੂਝਤਿ ਭਾ! ਮਰਦਾਨਾ ਬਹੁਰੋ 
“ਹਮ' ਸੋ ਕਹਿਯੇ? ਸਭਿਹੀ। 

ਕੌਨ ਅਹੈ ਇਹ ਮਾਨਵ ਸ੍ਹਾਮੀ ! 
ਜਿਹ ਪਰ ਕਰੁਨਾ ਕੀਨੀ? 

ਭਾਗ ਵਡੇ ਇਹ ਦੀਸਤਿ ਮੋ ਕਹੁ 
ਬੁੱਧਿ ਭਗਤ ਮਹਿ ਭੀਨੀ” ॥੧੬॥ 
ਸੁਨਿ ਕਰਿ ਬਚਨ ਉਚਾਰੇ' ਸ਼੍ਰੀ ਮੁਖ 
“ਚੀਨਹੁ ਸੰਤ ਸਰੂਪਾ। 

ਭਗਤਿ ਕਰਤਿ ਬੀਤੇ ਕੁਛ ਜਨਮਾ 
ਅਬ ਭੀ ਸਫਲ ਅਨੂਪਾ। 

ਨੌ ਬਿਧਿ ਭਗਤਿ ਅਹੈ ਮਰਦਾਨਾ 
ਜਾ ਮਹਿ! ਏਕੋ ਹੋਈ। 

ਭਵ! ਸਾਗਰ ਤਰ ਗਤਿ? ਕੋ ਪਾਵੈ 
ਨਹਿਂ ਲਖਿ' ਸੰਸਾ ਕੋਈ” ॥੧੭॥ 
ਮਰਦਾਨਾ ਬੂਝਤਿ ਭਾ ਤਬ ਹੀ 
“ਸਭਿ ਬਿਧਿ ਭਗਤਿ ਕਹੀਜੈ। 
ਜਿੰਹ ਕੇ ਕਰਤਿ ਪਰਮਗਤਿ ਪਾਵੈ 
ਭਵਜਲ ਭਲੇ ਤਰੀਜੈ। ” 

ਸੀ ਮੁਖ ਭਨਤਿ ਭਏ ਤਿਹ ਕਾਲਾ 
“ਸੁਨੀਏ ਭਗਤ ਪੁਕਾਰਾ। 

ਪ੍ਰਿਥਕ ਪ੍ਰਿਥਕ' ਹੋ ਭਾਖੋ ਸਭਿ ਹੀ 
ਜੇ ਹੈਂ ਭਗਤਿ ਅਚਾਰਾ' ॥੧੮॥ 
(ਨੌਂ ਪੁਕਾਰ ਦੀ ਭਗਤੀ) 

(ਉ) 'ਸਤ ਸੰਗਤ ਸਸ਼ੂਖਾ'ਹ[ ਕਰਨੀ 


ਮਿਲ ਤਿਹ ਕਾਲ! ਬਿਤਾਵੈ”। 
(ਅੰ) ਹਰਿ ਗੁਰੁ ਕੋ ਇਤਿਹਾਸ' ਸੁਨੀਜੈ 


645 





ਨਿਹਾਲ ਕਰਨ ਵਾਲੇ। 
'ਭੋਜਨ ਕਰਨ। 


'ਗੁਰੂ ਜੀ ਤੋਂ) ਪੁਛਣ ਲੌਗਾ। 
ੈਨੂੰ। “ਦਸੋ। 
'ਮਨੁਖ। 


'ਵਖੋ ਵਖ। 
ਕਰਮ। 


'ਸੇਵਾ। "ਉ), (ਅੰ) (ਏ) ਆਦਿ ਨੌਂ ਅੱਖਰ 
ਜਾਣ ਲਈ ਲਾਏ ਹਨ। ਪਾ:-ਸਸੂਖਾ। 
!ਸਮਾਂ। 'ਗੁਜ਼ਾਰੇ। 


'ਕਥਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 646 


ਮਨ ਏਕਾਗਰ ਲਾਵੈ। 

(ਏ) ਪਦ ਅਰਬਿੰਦ! ਮਲਿੰਦ ਕਰੈ ਮਨ? 'ਚਰਣਾਂ ਕਵਲਾਂ ਉਤੇ। “ਭੌਰਾ ਕਰੇ ਮਨ ਨੂੰ। 
ਗੁਰੁ ਮੂਰਤਿ ਉਰ! ਧਯਾਨਾ। ਮਰਿਦੇ ਵਿਚ। 

(ਸ) ਪ੍ਰੇਮ ਸਹਿਤ ਗੁਨ ਗਾਵਹਿ ਮੁਖ 'ਪਾ:-ਪੁਭ ਕੇ। 

ਸੋ 

ਪੁਲਕਾਵਲ' ਤਨ” ਆਨਾ” ॥ ੧੯॥ ਲੂੰ ਖੜੇ। “ਸਰੀਰ ਤੇ। 'ਲੈ ਆਵੇ। 
(ਹ) ਦਮ! ਸਮ” ਭਾ ਬਿਰਕਤ ਕਰਮਨ 'ਇੰਦ੍ਰੇ ਰੋਕਣੇ। ਮਨ ਨੂੰ ਰੋਕਣਾ। 
ਤੇ 

ਸੁਰਗਾਦਿਕ ਤਜਿ ਚਾਹਾ।' ਇੱਛਾ। 

(ਕ) ਪਰ ਕੇ ਦੋਖ ਨ ਚੀਨਤਿ ਮਨ ਮੈੱ`__'ਪਰਾਏ। 

ਹਾਨ ਲਾਭ ਸਮ! ਤਾਹਾ।? /,ਬਰੋਬਰ। ?ਉਸਨੂੰ। 

(ਖ) ਛਲ ਬਿਹੀਨ ਸਭਿ ਹੀ ਤੇ ਹੋਵਨ 

ਹਰਖ ਸ਼ੋਕ ਨਹਿ' ਆਵੈ। 

(ਗ) ਦ੍ਰਿੜ ਨਿਸ਼ਚਾ ਕਰਤਾਰ ਵਿਖੈ 

ਅਤਿ 

ਡੋਲ ਨ ਕਬਹੂੰ ਜਾਂਵੈ ॥੨੦॥ 

(ਘ) ਹਰਿ ਸਰੂਪ ਸਭਿ ਹੂੰ ਕੋ ਜਾਨੈ 

ਰਵਿਓ' ਸਭਿ ਕੇ ਮਾਂਹੀ। 

ਇਹ ਬਿਧਿ ਹੈ ਸੂਛਮ' ਕਰਿ ਵਰਨੀ”, 

ਏਕ ਪਰਾਪਤਿ ਜਾਂਹੀ। 

ਕੁਲ ਸਮੇਤ ਤਰਿ ਹੈ ਭਵਸਾਗਰ 

ਅਵਰ ਤਰੈ' ਤਿਹ ਸੰਗਾ। 

ਭਗਤਿ ਕਰਤਿ ਮਾਯਾ ਨਹਿ ਮੋਹਹਿ 

ਰਾਚਹਿ ਹਰਿ ਕੇ ਰੰਗਾ” ॥੨੧॥ 





'ਮੱਥਾ ਰੱਖਕੇ। “ਆਖਦਾ ਹੈ। 


'ਕਠਨ ਦੁਖ (ਅ) ਦੁਖ ਦਲਿੰਦੁ। 'ਪਾ:-ਦਰਦ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 647 


ਇਹ ਬਿਧਿ ਕਹਯੋ ਸੁਨਾਈ। 

“ਅਚਵਹ! ਅਸਨ? ਚਲਹੁ ਸ਼ੀ ਨਾਨਕ __'ਛਕੋ। “ਭੋਜਨ। 

ਦੁਖ ਕੁੰਜਰ' ਮ੍ਰਿਗਰਾਈ? ! 'ਦੁਖ ਰੂਪੀ ਹਾਥੀ ਨੂੰ। “ਹੇ ਸ਼ੇਰ ਰੂਪੀ 

ਭਵ” ਬੰਧਨ ਪੰਨਗ ਜੇ ਗਰਸੇ? /ਸੰਸਾਰ। “ਸੱਪਾਂ (ਕਰਕੇ) ਜੋ ਗੁਸੇ ਹੋਏ ਹਨ। 
ਬੈਨਤੇਯ ਹੋ ਤਿਨ ਕੋ। 'ਤੁਸੀਂ) ਗਰੜ ਹੋ ਉਨ੍ਹਾਂ ਲਈ। 

ਕਰਿ ਕਿਰਤਾਰਥ ਮੁਝ ਕਰੁਨਾ ਕਰਿ __'ਕਿਰਪਾ ਕਰਕੇ। 
ਆਨਨ ਪਾਇ ਅਸਨ ਕੋ” ॥੨੩॥ 

ਸੁਨਿ ਕਰਿ ਸ਼੍ਰੀ ਮੁਖ ਬਚਨਾਂ ਭਾਖੇ 

“ਆਨਹੁ! ਇਹ ਠਾਂ ਜਾਈ। ” 

ਕਹਿ ਲਾਲੋ “ਤੁਮਰੇ ਗਲ ਜੰਵੂ” 

ਵਹਿਰ' ਅਸਨ ਕਿਉ ਪਾਈ? 

ਚੰੱਕੇ ਅੰਦਰ ਚਲ ਕਰਿ ਜੇਵੋ” 

ਉੱਤਮ ਜਨਮ ਤੁਮਾਰਾ। 

ਜੇ ਇਹ ਠਾਂ ਮੰਗਵਾਵਹੁ ਸ੍ਹਾਮੀ ! 

ਸੰਸੈ ਖੋਇ! ਹਮਾਰਾ” ॥੨੪॥ ਦੂਰ ਕਰੋ। 

"ਭਾਈ ਸਾਹਿਬ ਜੀ ਨੇ ਅਧਯਾ: ੩੭ ਦੇ ੬੪ ਤੋ ੭੧ ਅੰਕਾਂ ਵਿਚ ਦੱਸਿਆ ਹੈ ਕਿ ਸ਼੍ਰੀ ਗੁ: ਨਾਨਕ 
ਪ੍ਰਕਾਸ਼ ਗੂੰਥ ਓਹਨਾਂ ਨੇ ਸ੍ਰੀ ਗੁਰੂ ਗੁੰੱਥ ਸਾਹਿਬ ਜੀ ਦਾ ਆਸ਼ਯ ਲੈ ਕੇ, ਭਾਈ ਗੁਰਦਾਸ ਜੀ, ਤੇ ਭਾਈ 
ਮਨੀ ਸਿੰਘ ਜੀ ਦੀ ਜਨਮ ਸਾਖੀ ਦੇ ਆਧਾਰ ਤੇ ਬਣਾਯਾ ਹੈ ਅਤੇ ਭਾਈ ਬਾਲੇ ਵਾਲੀ ਸਾਖੀ ਦਾ 
ਟਾਕਰਾ ਦੱਸਦਾ ਹੈ ਕਿ ਮੁੱਖ ਸ਼ੈ ਉਨ੍ਹਾਂ ਪਾਸ ਬਾਲੇ ਦੀ (ਵਿਗੜੀ ਹੋਈ) ਸਾਖੀ ਸੀ ਜਿਸ ਦੇ ਆਧਾਰ ਤੇ 
ਉਸਨੂੰ ਸੋਧਦੇ ਹੋਏ ਟੁਰੇ ਹਨ। ਸੋ ਇਨ੍ਹਾਂ ਵਿਚ ਕਿਤੇ ਬੀ ਏਸ ਨਸੰਗ ਵਿਖੇ 'ਜੰਵੂ ` ਦਾ ਜ਼ਿਕਰ ਨਹੀਂ 
ਆਇਆ ਤੇ ਪੁਰਾਤਨ ਜਨਮ ਸਾਖੀ ਵਿਚ ਭੀ ਕਿਤੇ ਇਹ ਜ਼ਿਕਰ ਨਹੀਂ ਹੈ। ਪੋਥੀ ਮਹਿੰਮਾ ਪ੍ਰਕਾਸ਼ ਜੋ 
ਨਾਨਕ ਪੁਕਾਸ਼ ਤੋ ਪਹਿਲਾਂ ਦੀ ਬਣੀ ਹੋਈ ਹੈ, ਉਸ ਵਿਚ ਬੀ ਇਹ ਅੱਖਰ ਨਹੀਂ ਹਨ। ਭਾਈ ਬਾਲੇ 
ਵਾਲੀ (ਵਿਗਾੜੀ ਹੋਈ) ਜਨਮ ਸਾਖੀ ਵਿਚ ਕੇਵਲ ਇਤਨਾ ਲਿਖਿਆ ਹੈ:- 

“ਭਾਈ ਲਾਲੋ ਰਸੋਈ ਤਯਾਰ ਕਰਕੇ ਸੱਦਣ ਆਇਆ, ਚਲੋ ਗੁਰੂ ਜੀ ਪ੍ਰਸ਼ਾਦ ਤਯਾਰ ਹੋਇਆ ਹੈ। 
ਗੁਰੂ ਨਾਨਕ ਜੀ ਕਹਿਆ, ਲਾਲੋ ਏਥੇ ਹੀ ਲੈ ਆਉ। ਲਾਲੋ ਕਹਿਆ ਜੀ ਚਉਕੇ ਚਲੋ ਤਾਂ ਗੁਰੂ 
ਆਣਿ ਰਖਿਆ। ” 

ਪ੍ਰੰਤੂ ਮਹਿੰਮਾ ਪ੍ਰਕਾਸ਼ ਤੇ ਹੋਰ ਜਨਮ ਸਾਖੀਆਂ ਵਿਚ ਇਤਨਾ ਭੀ ਜ਼ਿਕਰ ਨਹੀਂ ਕੀਤਾ, ਇਸ ਲਈ 
ਬੜਾ ਸੰਦੇਹ ਹੁੰਦਾ ਹੈ ਕਿ ਇਹ ਜ਼ਿਕਰ ਆਖੇਪਕ ਹੈ। 

ਦੂਸਰਾ ਵਿਚਾਰ ਇਹ ਹੈ ਕਿ ਹਰ ਉਦਾਸੀ ਵਿਚ ਗੁਰੂ ਜੀ ਦੇ ਭੇਸ ਅਨੂਠੇ ਸਨ, ਜੋ ਇਕ ਕੌਤਕ 
ਮਾਤੂ ਸਨ। ਕਈ ਵੇਰ ਪਰਸਪਰ ਵਿਰੋਧੀ ਚਿੰਨ੍ਹ ਕੱਠੇ ਕਰ ਵਿਖਾਲਦੇ ਸਨ ਜੋ ਕਿਵੇ ਕਿਸੇ ਮਤ ਦੇ 
ਚਿੰਨ੍ਹ ਜਾਣਕੇ ਧਾਰਨ ਨਹੀਂ ਕੀਤੇ ਗਏ ਸਨ। ਵੇਖੋ ਅਧਯਾਯ ੫੭ ਅੰਕ ੨੩ ਦੀ ਹੇਠਲੀ ਟੂਕ। 
ਤੀਸਰੇ ਆਪ ਦਾ ਭੇਸ ਹੁਣ ਸਾਧੂ ਦਾ ਹੈ। ਸਾਧ ਜੰਵੂ ਧਾਰਨ ਨਹੀਂ ਕਰਦਾ। 

ਸ਼ੀ ਮੁਖ ਕਹਤਿ “ਧਰਤਿ ਹੈ ਜਿਤਨੀ 

ਤਿਤਨੋ ਚੌਂਕਾ ਜਾਨੋ'। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੱਚ ਰਤੇ ਸੇ ਸੂਚੇ ਹੂਏ 
1 

ਸੁਨਿ ਕਰਿ ਲਾਲੋ ਬਿਕਸਯੋ ਤਬ ਹੀ 
ਆਨਯੋ ਭੋਜਨ ਧਾਈ। 

ਬਨੀ ਬਾਜਰੇ' ਕੀ ਸ਼ੁਭ ਰੋਟੀ 
ਸਰਖਪ ਸਾਕ ਬਨਾਈ ॥੨੫॥ 
ਮਰਦਾਨੇ ਅਵਿਲੋਕ ਅਹਾਰਾ 

ਮਨ ਮਹਿ ਗਟੀ' ਵਿਚਾਰੀ। 

ਜਿਹ ਬਿਧਿ ਗੁਨੀ' ਸੁ ਜਾਨੀ ਸ਼੍ਰੀ ਗੁਰੁ 
ਅੰਤਰਜਾਮੀ ਸਾਰੀ। 
“ਮਰਦਾਨੇ ਕਿਉ” ਗਿਨਤੀ ਕੀਨੀ 
ਅਚਵਹੁ ਜਾਨਹੁ ਤਬ ਹੀ। ” 

ਕਹਿ ਕਰਿ ਦੀਨੋ ਨਿਜ ਕਰਿ ਅਸਨਾ 
ਜੋ ਦਾਨੀ ਸੁਖ ਸਭਿ ਹੀ! ॥੨੬॥ 
ਮਰਦਾਨੇ ਤਬ ਪਾਯੋ ਕੌਰਾ! 





ਸੁਧਾ ਸ਼ਾਦ ਜਨੁ” ਆਯਾ। 


ਪਰਮ ਪੁਰਖ ਪੂਰਨ ਪਰਮਾਤਮ 
ਸ਼ੀ ਮੁਖ ਵਾਕ ਅਲਾਯਾ। 

“ਅਸਨ ਬਨਜਯੋ ਹੈ ਕੈਸੇ ਸਾਦਾ? 

ਦੇਵਹੁ ਸੁਧ! ਮਰਦਾਨਾ !” 'ਖਬਰ। 

ਮੁਸਕ ਮਨਾਕ!' ਭਨੇ” ਬਚ ਐਸੇ 'ਥੋੜਾ ਮੁਸਕ੍ਰਾ ਕੇ। “ਕਹੇ। 
“ਕੈਸੇ ਕਰੋ ਬਖਾਨਾ ॥੨੭॥ 

ਸੁਨਯੋ ਸੁਧਾ ਪਸ਼ਯੰਤ ਨ ਕਬਹੂੰ /ਡਿੱਠਾ। 

ਸਾਦ ਬਨਯੋ ਹੈ ਸੋਊ। 

ਅੰਤਰਜਾਮੀ ਜਾਨਹੁ ਤੁਮ ਸਭਿ 

ਵਰਤਹਿ ਉਰ ਮਹਿਂ ਜੋਊ। ” 

ਲਾਲੋ ਬਿਨੈ ਸੁਨਾਈ ਸੁਨਿ ਕੈ 

“ਵਡਿਯਨ ਕੀ ਵਡਿਆਈ। 

ਭਾਉ ਪੁਰਖ ਮੈ ਦੇਖਤਿ ਹਿਤ ਕਰਿ 

ਵਿ ਤਮ ॥੨੮॥ 


ਸਕਾ ਰਵਾ ਗਲ ਦੁਰਜੋਧਨ 


648 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 649 


ਤਜਿ ਰਾਜ। 

ਦਿਜਬਰ' ਕੇ ਤੰਦੁਲ” ਲਏ, ਬਿਰਦ 'ਤਾਵ ਸੁਦਾਮੇ ਦੇ। “ਚਾਵਲ। 
ਗਰੀਬ ਨਿਵਾਜ ॥੨੯॥ 

ਜਾਤ ਭੀਲਨੀ ਨੀਚ ਕੇ, ਜੂਠੇ ਲੀਨੇ 

ਬੇਰ। 


ਕੇਵਲ ਭਾਵ ਸੁਭਾਵਈ, ਗੁਨ ਅਵਗੂਨ 'ਨਹੀਂ ਵੇਖਦੇ। "ਦ੍ਰਿਸ਼ਟਾਂਤ ਲਈ ਬੀਤ ਚੁਕੇ 

੧੧7 ਜੁੱਗਾਂ ਦੇ ਭਗਤਾਂ ਦੀ ਭਗਤੀ ਪਰ ਸਮੇਂ ਸਮੇ' ਦੇ 

ਨਹਿੰ ਹੇਰਾ'” ॥੩੦॥ ਰਿ (ਸਿ 
ਹੈ। 





ਦੁਵੱਯਾ ਛੰਦ: 

ਬਿਗਸੇ ਸ਼ੀ ਨਾਨਕ ਮੁਖ ਭਾਖੀ 
“ਸੁਧਾ ਅਸਨ ਮਹਿ ਪਾਵਾ। 

ਇਸ ਮਹਿੰ ਤੇ ਆਵਤਿ ਅਸ ਸ੍ਹਾਦਾ 
ਭੋਜਨ ਭਲੋ ਬਨਾਵਾ। ” 

ਹਾਥ ਬੰਦਿ ਅਭਿਬੰਦਤਿ' ਲਾਲੋ 
ਪਦ ਅਰਬਿੰਦ ਮੁਕੰਦਾ। 

“ਜਨਮ ਜਨਮ ਕੇ ਕਲਿਮਲ ਖੋਏ 


ਭਵ ਬੰਧਨ ਕਰਿ ਮੰਦਾ! ॥੩੧॥ 
ਸੈਯਾ: 

ਆਜ ਕਿਯੋ ਕਿਰਤਾਰਥ ਮੋ ਕਹੁ 
ਸ਼ੀ ਗੁਰੂ ਨਾਨਕ ਭੋ! ਗਤਿਦਾਈ ! 
ਕੂਪ ਵਿਖੈ ਹਮ ਬੂਡਤਿ ਥੇ! 
ਕਰੁਨਾ ਕਰਿ ਕੇ ਤੁਮ ਲੀਨ ਬਚਾਈ। 


ਪੂਰਨ ਰੂਪ ਪਰਾਤਮ ਹੋ 

ਨਿਜ ਦਾਸਨ ਕੇ ਨਿਤ ਹੋਤਿ ਸਹਾਈ।” 

ਯੌ ਕਹਿ ਕੈ ਪਦ ਕੋ ਗਹਿ ਕੈ 

ਅਤਿ ਦੀਨਤਿ ਸੋ ਤਿਨ ਗ੍ੀਵ' ਨਿਵਾਈ 

॥੩੨॥ 

ਉਪਰ ਸੀਸ ਉਠਾਵਹਿ ਨਾ 

ਜਬ ਸ੍ਰੀ ਗੁਰੁ ਹਾਥ ਧਰਾ ਸਿਰ ਤਾਂਹੀ। 

ਛੁਵਤਿ ਹਾਥ ਕਪਾਟ”' ਖੁਲੇ 'ਤਖਤੇ, ਪਰਦੇ, ਛੌੜ। 'ਮਾਨੁੱਖ ਤੇ ਸਾਈਂ ਦੇ 

ਤੂ ਵਿਚਕਾਰ ਜੋ ਪੜ੍ਹਦੇ ਹਨ ਉਹੋ _ਤਖਤੇ ਹਨ, 
ਗੁਰਬਾਣੀ ਵਿਚ ਉਨ੍ਹਾਂ ਦਾ ਨਾਮੁ ਆਸਾ ਤੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 650 





ਅੰਦੇਸਾ ਹੈ। ਯਥਾ: “ਆਸਾ ਅੰਦੇਸਾ ਦੁਇ ਪਟ 
ਜੜੇ ॥ ” [ਰਾਮਕਲੀ ਮ: ੨ 
ਤਿਹੁੰ ਲੋਕਨ ਕੀ ਸੁਧਿ ਭੀ ਮਨ ਮਾਂਹੀ। 
ਪੰਕਜ ਪਾਨ! ਮੁਕੰਦ” ਕੇ ਲਾਗਤਿ /ਕਵਲ ਹਥ। 'ਗੁਰੂ ਜੀ ਦੇ। 
ਭਾ ਜੁ ਅਨੰਦ! ਨ ਜਾਇ ਸੁ ਪੁਾਹੀ”। 'ਜੋ ਹੋਯਾ ਅਨੰਦ। ?ਉਹ ਕਿਹਾ ਨਹੀਂ ਜਾਂਦਾ। 
ਪੁਰਨ ਸੋ ਮਿਲ ਪੁਰਨ ਭਾ 
ਭਵ! ਪੂਰਨ ਆਤਮ ਹੀ ਦਰਸਾਈ? 'ਸੰਸਾਰ ਵਿਚ। “ਦਿਸਦਾ ਹੈ। 
| ੨੨ | 
ਦਿਨ ਤੀਨ ਰਹੇ ਤਿਹ ਭੌਨ ਵਿਖੈ 
ਭਲਿ ਭਾਂਤਿ ਦਲੇ ਦੁਖ, ਕੀਨ ਨਿਹਾਲਾ। 
ਮਨ ਚੀਨ ਲਈ ਮਹਿਮਾ ਗੁਰ ਕੀ 
ਪਦ ਪੰਕਜ ਸੇਵ ਕਰੰਤਿ ਬਿਸਾਲਾ। 
ਲਿਵ ਲਾਗਿ ਅਨਾਹਦ ਕੀ ਧੁਨਿ' ਸੋ 
ਬਿਨਸੇ ਭਵਬੰਧਨ ਔ ਜਮਜਾਲਾ। 
"ਉਹ ਧੁਨ (ਲਗਾਉ) ਜਿਸਦੀ ਹੱਦ ਨਹੀਂ ਹੈ, ਲਗਾਤਾਰ ਨਾ ਮੁੱਕਣ ਵਾਲਾ ਲਗਾਉ। ਅਨਾਹਦ ਧੁਨ 
ਦਾ ਮਤਲਬ ਕੰਨਾਂ ਦੀ ਘੂੰ ਘੂੰ ਤੋ ਨਹੀਂ ਹੈ, ਕਿਉੱਕਿ ਇੱਥੇ ਅਨਾਹਦ ਦਾ ਫਲ ਭਵ ਬੰਧਨ ਦਾ 
ਟੁੱਟਣਾ ਤੇ ਜਮਜਾਲ ਦਾ ਕੱਟੇ ਜਾਣਾ ਕਵੀ ਜੀ ਲਿਖ ਰਹੇ ਹਨ। ਕੰਨਾਂ ਵਿਚ ਸੁਣੀ ਜਾਣ ਵਾਲੀ ਅਵਾਜ਼ 
ਅਕਾਸ਼ ਦਾ ਗੁਣ ਹੈ, ਉਹ ਭਵ ਬੰਧਨ ਵਿਚ ਹੈ। ਅਨਹਦ ਦਾ ਗੁਣ ਗੁਰੂ ਜੀ ਬੀ ਲਿਖਦੇ ਹਨ: 
ਅਨਹਦੁ ਵਾਜੈ ਭੂਮੁ ਭਉ ਭਾਜੈ ॥ 
ਪੁਨਿ ਆਨ ਸਥਾਨਹਿਂ!' ਜਾਵਨ ਕੀ ਹੋਰ ਜਗ੍ਹਾ। 
ਮਨ _ਮਾਹਿਂ _ਠਟੀ?£ ਬਿਧਿ _ਰੁਪ 'ਵਿਚ। “ਧਾਰੀ। 'ਗੁਰੂ ਜੀ ਨੇ। 
ਕ੍ਰਿਪਾਲਾ” ॥੩੪॥ 


ਦੋਹਰਾ: 

ਮਰਦਾਨੇ ਸੋ ਬੂਝਹੀ, 

“ਕਿਤ ਚਲਿਬੇ ਕੀ ਚਾਹਿ? 

ਹੇਤ ਭਗਤਿ ਵਿਸਤਾਰ ਕੋ, 

ਆਨ ਕਾਜ ਕਛੁ ਨਾਂਹਿ” ॥੩੫॥ 
ਸੈਯਾ: 

“ਭੋ ਪੂਭੁ ਜੀ! ਤੁਮ ਅੰਤਰ ਕੀ ਗਤਿ 


ਨਿੰਦ ਕਰੈਂ ਬਿਨ ਬਿੰਦ! ਇਹਾਂ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨਰ ਮੰਦਮਤੀ ਗਤਿ ਪੰਧ ਭੁਲਾਈ।! __ 'ਮੁਕਤੀ ਦੇ ਰਾਹ ਤੋਂ' ਭੁੱਲੇ ਹੋਏ। 
ਜੋ ਤੁਮਰੇ ਉਰ ਸੋ ਤੁਮ ਜਾਨਹੁ 

ਮੋ ਉਰ ਲਾਗਤਿ ਹੈ ਦੁਖਦਾਈ? 

॥੨੬॥ 

ਸ਼ੀ ਮੁਖ ਤੇ ਪੁਨਿ ਬੈਨ ਭਨੇ 

“ਅਬਿ ਲੇਯ ਬਿਦਾ ਗਵਨੈ ਮਰਦਾਨਾ। 

ਹੋਤਿ ਭਲੋ ਰਹਿਬੋ ਤਹਿੰਹੀ 
ਸਤਿਸੰਗਤਿ ਕੋ ਮਿਲਬੋ ਜਿਹ ਥਾਨਾ।/ _ 'ਜਿਸ ਜਗ੍ਹਾ। 

ਧਾਮ ਰਹੇ ਸਿਖ ਜਾਨ ਸੁਜਾਨਾ।' ਸੁਜਾਨ ਸਿੱਖ (ਲਾਲੋ) ਦੇ ਘਰ ਰਿਹਾਂ। 
ਦਰਵੇਸ਼ਿ ਕੇ ਬੇਸ? ਭਨੈ _ਸੁਖਦਾਨਾ! 'ਆਖਿਆ ਸੁਖਦਾਤੇ ਨੇ। 
॥੩੭॥ 

ਦੁਵੱਯਾ ਛੰਦ: 'ਪਾ:-ਪਰਿਪ। ਪਰਿਪ ਗਲੀ। 
ਕਹਿ ਮਰਦਾਨਾ “ਜਾਵੋ ਦਿਸ' ਜਿੰਹ 

ਮੁਝ ਪਿਖ ਇਉ' ਨਰ ਪ੍ਹਾਹੀ।' ਆਖਦੇ ਹਨ। 

-ਇਹ ਆਵਤਿ ਹੈ ਡੂਮ ਤਿਸੀ ਕੋ 

ਜੋ ਜਗ ਭਯੋ ਕੁਰਾਹੀ-। 

ਸੁਨਿ ਕਰਿ ਰਿਸ ਆਵਤਿ ਹੈ ਮਨ ਮੈ' 

ਰਹੋਂ ਨ, ਕਰਹੁ ਪਯਾਨਾ। ? 

ਬਿਕਸ ਕਪੋਲਨ ਤੇ ਇਉ ਭਾਖੀ! 

“ਪ੍ਰਾਤਾ ਚਲੈ' ਮਰਦਾਨਾ !” ॥੩੮॥ 

ਦੋਹਰਾ: 

ਭਈ ਭੋਰ ਗੁਰ ਬਚ ਕਹੈ', 

“ਲਾਲੋ ਚਿਤ ਕਰਤਾਰ ! 

ਅਨਤ' ਦੇਸ਼ ਕੋ ਰਮਤਿ£ ਹੈ, 

ਹੇਰਨ ਹੇਤ ਹਮਾਰ'” ॥ ੩੯॥ 





<< 


ਗੌਨ! ਕਰੋ ਦੁਤਿ?, ਕੋ ਨ ਰਹੋ ? 
ਜਾਨਹੁ ਦਾਸ ਮੁਝੈ ਸੁਖ ਰਾਸ ! 
ਉਦਾਸ ਭਏ ਕਿਵ? ਵਾਕ ਕਹੋ। ” 


651 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸ਼ੀ ਪੁਭੁ ਭਾਖਤਿ “ਔਗੁਨ ਤੋਰ ਨ 
ਮਾਨਵ ਮੂਢ ਖਿਝੰਤਿ ਲਹੋ।' 
ਬਾਸੁਰ ਰੈਨ ਅਨੌਦ ਅਹੋ” ॥੪੦॥ 
“ਸੰਤ ਮਤੋ ਪਰਮੇਸ਼ੁਰ ਅੰਗਾਂ 


ਬਿਲੋਕ ਤੁਮੈ' ਖਿਝ ਕ੍ਯੋ' ਦੁਖ ਪਾਵੈ'। 
ਕਾਜ ਨਹੀਂ ਕਿਹ ਸੰਗਿ ਤੁਮਾਰ 

ਪਚੀ! ਭਵ ਮਾਂਹਿ ਜੋਊ ਬਿਲਲਾਵੈ'। 
ਸੰਤਨ ਸੋ ਮਿਲ ਬੋਲਨ ਬੈਸਨ 
ਹੇਰਤਿ' ਹੀ ਹਿਰਦਾ ਹੁਲਸਾਵੈ'। 
ਕੋਇਕ ਬਾਸੁਰ' ਮੋਹਿ ਅਵਾਸ? 
ਰਹੋ ਸੁਖਰਾਸ! ਭਲੇ ਤੁਮ 


<੩ ? 


ਭਾਵ 


॥੪੧॥ 
ਸ਼ਰਨ ਸੁਨੇ ਬਚ ਫੇਰ ਕਹਯੋ ਤਿਹ 
“ਸਾਚ ਕਹੌ' ਇਹ ਕੂਰ ਨ ਰਾਈ। 


ਹੈ ਬਿਕਰਾਲ! ਸੰਸਾਰ ਬਿਆਕੁਲ 
ਆਗਲ' ਸੁੱਧ ਨ ਜਾਨਤਿ ਕਾਈ। 
ਬੈਠਤਿ, ਉਠਤਿ, ਤੂਸ਼ਨ/, ਬੋਲਤਿ 
ਚਾਲਤਿ ਨਾਂਹਿਨ ਮੇਵਹਿ!' ਭਾਈ। 

ਨਾਂ ਗੁਜੰਰੈ ਇਹ ਨਾਲ ਭਲੇ 

ਕਿਵ ਹੀ! ਇਸ ਬੀਚ? ਨਹੀਂ ਬਨਿ 
ਆਈ ॥੪੨॥ 


652 





'ਸੰਤ ਮਤਾ ਹੈ ਤੁਸਾਂ ਦਾ, ਰੱਬ ਤੁਹਾਡੇ ਪੱਖ ਵਿਚ 
ਹੈ। 


'ਫਸੇ ਹੋਏ, (ਅ) ਸੜੇ ਹੋਏ, (ਏ) ਸ਼ਰਮਿੰਦੇ। 


'ਵੇਖਕੇ। 
ਕੁਝ ਕੁ ਦਿਨ। “ਘਰ। 


!'ਭਯਾਨਕ। 

'ਅੱਗੇ ਦੀ। “ਖਬਰ। 

'ਚੁਪ। 

'ਮੇਵਿਆਂ ਨਹੀਂ ਜਾਂਦਾ ਇਨ੍ਹਾਂ ਨਾਲ (ਭਾਵ ਹਰ 
ਗਲੇ ਨੁਕਤਾਚੀਨੀ ਕਰਦੇ ਹਨ)। 


“ਕਿਸੇ ਤਰ੍ਹਾਂ ਬੀ। “ਭਾਵ ਜਗਤ ਵਿਚ (ਭਗਤਾਂ 
ਦੀ)। 


'ਸੀ ਮੁਖਵਾਕ ॥ 
ਏਸ ਕਲੀਓ ਪੰਜ ਭੀਤੀਓ ਕਿਉ ਕਰਿ ਰਖਾ ਪਤਿ। 
ਜੇ ਬੋਲਾਂ ਤਾਂ ਆਖੀਐ ਬੜ ਬੜ ਕਰੈ ਬਹੁਤ। 
ਚੁਪ ਕਰਾਂ ਤਾਂ ਆਖੀਐ ਇਤ ਘਟਿ ਨਾਹੀ ਮਤਿ। 
ਜੇ ਬਹਿ ਰਹਾਂ ਤਾ ਆਖੀਐ ਬੈਠਾ ਸਥਰ ਘਤ। 
ਉਠ ਜਾਈ ਤਾਂ ਆਖੀਐ ਛਾਰੁ ਗਇਆ ਸਿਰ ਘਤਿ। 
ਜੇ ਕਰਿ ਨਿਵਾਂ ਤਾਂ ਆਖੀਐ ਡਰਦਾ ਕਰੇ ਭਗਤ। 
ਕਾਈ ਗਲੀ ਨ ਮੇਵਨੀ ਜਿਥੇ ਕਢਾ ਝਤਿ। 
ਏਤੇ ਓਥੈ ਨਾਨਕਾ ਕਰਤਾ ਰਖੈ ਪਤਿ ॥੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 653 


ਦੋਹਰਾ: 

ਸੁਨਿ ਲਾਲੋਂ ! ਸੰਸਾਰ ਤੇ, 

ਜੇ ਰਾਖਹਿ ਕਰਤਾਰ। 

ਤੋ ਰਹਿਬੋ ਇਹ ਤੇ ਬਨੈ, 

ਹੈ ਇਹ ਗਰਤ! ਅਪਾਰ ॥੪੩॥ 
ਦੁਵਯਾ ਛਦ: 

ਪੁਨ ਉਦਾਸ ਉਰ ਮਹਿਂ ਮਰਦਾਨਾ 
ਦੇਖਿ ਦੁਖੈ ਮਤਿ ਮੰਦੇ। ” 

ਸੁਨਿ ਲਾਲੋ ਮਨ ਦੀਨ ਭਯੋ ਬਹੁ 
ਪੁਨ ਪੁਨ ਪਦ ਪਰ ਬੰਦੇ। 

“ਏਕ ਮਾਸ' ਮੁਝ ਰਹਹੁ ਅਵਾਸੂ” 
ਬਿਨੈ ਬਿਲੋਕਹੁ ਸੁਆਮੀ। 

ਪੁਨਿ ਗਵਨਹੁ ਜਿਤ ਇੱਛਾ ਹੋਵਹਿ 
ਸੀ ਗੁਰੁ ਅੰਤਰਜਾਮੀ!” ॥੪੪॥ 


ਨ ਦਾ 


ਤ੍ਰਿੱਸਕਾਰ' ਇਸ ਕੋ ਕਰਿ ਕੈਸੇ 
ਜਾਹਿਂ ਆਨ! ਅਸਥਾਨਾ?” ॥੪੫॥ 
ਰਹੇ ਦਯਾਲੁ ਏਮਨਾਵਾਦੂ 
ਬਾਸੁਰ' ਦੋਇ ਬਿਤੀਤੇ। 

ਜਿਸ ਕਰੁਨਾ ਤੇ ਜਨਮ ਮਰਨ ਗਤਿ 
ਨਾਮ ਜਪੇ ਜਮ ਭੀਤੇ।! 

ਆਸਨ ਪੈ ਆਸੀਨ! ਕ੍ਰਿਪਾਲਾ 

ਪੈਰ ਪਲੋਟਤਿ' ਲਾਲੋ। 

ਜਿਹਕੋ ਮੁਨਿ ਜਨ ਧਯਾਨ ਧਰਤਿ ਹੈ 
ਬਸਹਿਂ ਜਿ ਉਰ' ਨਹਿ ਕਾਲੋ2 ॥੪੬॥ 
ਬੈਸਯੋ ਨਿਕਟ ਭਨਤਿ ਮਰਦਾਨਾ 





"ਇਹ ਸ਼ਬਦ ਭਾ: ਬੰਨੋ ਜੀ ਦੀ ਬੀੜ ਦਾ ਹੈ। 


'ਤੁਰਨਾ। 
'ਨਿਰਾਦਰ। 
'ਹੋਰ। “ਜਗੂਾ। 


'ਦਿਨ। 
'ਛ਼ੁਟੀਦਾ ਹੈ। 
ਡਰ ਹੈ। 
'ਬਿਰਾਜੇ। 
'ਮਲਦਾ ਹੈ। 


'ਜਿਸਦੇ ਰਿਦੇ ਵਿਚ। 'ਔੌਤ ਨਹੀਂ (ਉਸਨੂੰ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 654 


“ਤੁਮ ਹਯਾਂ' ਬਹੁ ਦਿਨ ਰਹਿਨਾ। 
ਦੇਹੁ ਨਿਦੇਸ' ਜਾਉ ਤਲਵੰਡੀ 
ਕਹਹੁ ਤਹਾਂ ਜੋ ਕਹਿਨਾ। 

ਤੂਰਨ ਤਹਿਂ ਤੇ ਆਵੋ ਤੁਮ ਢਿਗ 
ਬਿਲਮ! ਨ ਕਹੂੰ ਲਗਾਵੋ'। 

ਨਿਜ ਪਰਵਾਰਹਿ ਦੇਯ ਖਬਰ ਸਭਿ 
-ਹੌ' ਨਾਨਕ ਸੰਗ ਜਾਵੋਂ-” ॥੪੭॥ 
! “ਘਰ ਮਹਿ ਜੀਉ ਬਸਤਿ ਹੈ ਤੇਰੋਂ 
ਜਾਹੁ, ਦੂੱਤਿ' ਪੁਨ ਅੱਯੈ। 

ਹਮਰੀ ਸੁਧ! ਜਿਹ ਬਿਧਿ ਕੀ ਦੇਖਹੁ 
ਤੈਸੀ ਤਿਹ ਠਾਂ ਦਯੈ। ? 

ਲੇ ਰਜਾਇ ਮਰਦਾਨਾ ਗਵਨ੍ਯੋ 
ਮਿਲ੍ਯੋ ਜਾਇ ਪਰਵਾਰੂ। 

ਤਿੱਹ ਪਸ਼ਚਾਤ ਦਾਸ ਦੁਖਖੰਡਨਾ 
ਰਾਜਤਿ' ਨਗਰ ਉਦਾਰੂ ॥ ੪੮ ॥ 
ਬਾਸੁਰ ਬਨ ਮਹਿ ਜਾਇ ਬਿਰਾਜਹਿ 
ਕਮਲ ਬਦਨ ਦੁਖ ਕਦਨਾ। 
ਜਬਹਿ ਬਿਭਾਵਰ! ਹੋਵਹਿ ਲਖਿਹੀ' 
ਆਵਹਿ ਲਾਲੋਂ ਸਦਨਾ। 

ਕਰਤਿ ਪ੍ਰੀਤਿ ਸੋ ਅਸਨ' ਤਿਆਰਾ 
ਬਿਨੈ ਭਾਖਿ ਅਚਵਾਵੈ।' 

ਭਗਤ ਵੱਛਲ ਬਹੁ ਭਗਤਿ ਦੇਖਿ ਕੈ 
ਭੋਜਨ ਤਿਹ ਘਰ ਪਾਵੈ' ॥੪੯॥ 
ਸਦਾ ਅਧੀਨ ਦਾਸ ਕੇ ਜੋਊ 

ਜਾਤਿ ਕੁਜਾਤਿ ਨ ਜਾਨੈ। 

ਗੁਣ ਚਤੁਰਾਈ ਰੀਝਹਿਂ ਨਾਂਹੀ 
ਭਾਉ ਭਗਤਿ ਪਹਿਚਾਨੈ। 

ਦਿਜ', ਖੱਤੂੀ, ਤਜਿ ਬੈਸ? ਤਹਾਂ ਕੇ 
ਸ਼ੂਦਰ ਹੁਤੋ ਤਿਖਾਨਾ। 

ਖਾਇ ਸਾਦ ਸੋ” ਭੋਜਨ ਤਾਂ ਕੋ 
ਕੇਵਲ ਪ੍ਰੇਮ ਮਾਨਾ ॥੫੦॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 
ਚਾਂਪਤਿ ਪਾਉ, ਹਾਂਕਤੇ ਪੌਨਾ! 
ਰਿਦੇ ਅਨੰਦ ਨ ਮਾਵੈ। 
ਦਿਨ ਮਹਿਂ ਕ੍ਰਿਤ ਕਰਤਿ ਸਭਿ ਅਪਨੀ 
ਨਿਸਿ' ਸੇਵਾ ਚਿਤ ਲਾਵੈ। 
ਆਤਮ ਕੋ ਅੱਭਜਾਸ ਭਨਹਿਂ ਗੁਰ 
ਤੂੰ ਸਤਿ ਚਿਤ ਆਨੰਦਾ। 
ਰਾਗ ਦ੍ੈਖ ਤੇ ਹੀਨ ਸਰੂਪਾ 
ਭਵ! ਮਿ੍‌ਤੁ” ਬਿਨ, ਸੁਖਕੰਦਾ ॥੫੧॥ 
ਅੱਕੂਯ' ਏਕ ਪ੍ਰਮਾਤਮ ਪੂਰਨ 
ਜਿਹ ਬਿਨ ਜੜ ਹੈ ਮਾਯਾ। ” 
ਸ਼ੀ ਗੁਰੁ ਕੇ ਬਚ ਸੁਨਿ ਅਸ ਲਾਲੋ 
ਸਭਿ ਅਗਯਾਨ ਗਵਾਯਾ। 
ਬੀਤੀ ਹੁਤੀ ਬਾਸ਼ਨਾ ਮਨ ਮਹਿ 
ਭਯੋ ਤੱਤ ਕੋ ਬੇਤਾ। 
ਅਸ! ਬਿਧਿ? ਦਿਵਸ ਬਿਤਾਏ ਕਛੁ 
ਤਹਿਂ 
ਸ਼ੀ ਬੇਦੀ ਕੁਲਕੇਤਾ ॥੫੨॥ 
ਦਹਰਾ : 
ਸੁਨਿ ਸ਼੍ਰੋਤਾ ਚਿਤ ਲਾਇ ਕੈ, ਸਿੱਖੀ 
ਪਰਾਪਤਿ ਹੋਇ। 
ਸਿੱਖੀ ਕੀ ਪਦਵੀ ਅਧਿਕ, ਮਹਿਮਾ 
ਜਾਨਹਿ ਕੋਇ ॥੫੩॥ 
ਚੌਪਈ: 'ਸਤਿਗੁਰ ਦੇ ਸਿੱਖ ਨੂੰ। 
ਸਤਿਗੁਰੁ ਸਿਖ ਕੋ! ਜਮ ਨਹਿ ਫੰਦੂ। 
ਜਿਉਂ ਬਾਸੁਰ ਮਹਿ” ਜੌਨ ਨ ਚੰਦੁ”। 'ਦਿਨ ਵਿਚ। “ਚੰਦ ਦੀ ਚਾਂਦਨੀ ਨਹੀਂ। 





655 


ਚਰਨ ਕਮਲ ਰਤਿ ਭਾਨੁ ਪੁਕਾਸ਼ੂ"। 'ਚਰਨ ਕਵਲਾਂ ਦਾ ਪ੍ਰੇਮ ਸੂਰਜ ਦਾ ਪ੍ਰਕਾਸ਼ ਹੈ। 


ਕਿਉਂ ਦੀਸਹਿਂ ਸ਼ਸ਼ਿ' ਤਮ? ਨਹਿ 'ਚੰਦੂਮਾਂ। ਅਨੂਹੈਰਾ। “ਪਾਸ ਨਹੀਂ ਹੈ। 
ਪਾਸੂ” ॥੫੪॥ 


ਸ਼ਰਧਾ ਆਤਪ' ਦੀਪਤਿ? ਜਹਿੰਵਾਂ। ਸ਼ਰਧਾ (ਰੂਪੀ) ਧੁਪ। “ਚਮਕਦੀ ਹੈ। ”ਜਿਥੇ। 


ਭਰਮ ਤਿਮਰ' ਕਿਉ ਹੋਵਹਿ ਤਹਿੰਵਾ?। 'ਅਨ੍ਹੇਰਾ। “ਉਥੇ। 
ਉਡਗਨ ਕਿਲਵਿਖ' ਨਹੀਂ ਪੁਕਾਸ਼ਤਿ। _ 'ਪਾਪਾਂ (ਰੂਪੀ) ਤਾਰੇ। 
ਬੇਮੁਖਤਾ ਨਿਸ! ਜਹਿੰ ਭੀ ਨਾਸਤਿ_'ਬੇਮੁਖਤਾ (ਰੂਪੀ) ਰਾਤ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 656 





॥੫੫॥ 

ਕਵਿ ਕਰ ਬੰਦ ਗੁਰੂ ਪਦ ਬੰਦੇ। 

ਸਿਖੀ ਜਾਚਹਿ ਆਨੰਦ ਕੰਦੇ। 

ਏਕ ਆਸ ਨਾਸੀ ਅਬ ਔਰੀ। 

ਦਰਸਨ ਦੇਹੁ ਲਾਲਸਾ ਮੋਰੀ' ॥੫੬॥ _'ਕਵਿ ਜੀ ਦੀ ਇਸ਼ਟਾਪਤੀ ਵੇਖਣ ਯੋਗ ਹੈ। 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਲਾਲੋ ਪ੍ਰਸੰਗ” ਬਰਨਨੈ ਨਾਮ 
ਅਠਤੀਸਮੋ' ਅਧਜਾਯ ॥੩੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 657 





੩੯. [ਗੁਰਚਰਣ ਮੰਗਲ। ਮਲਕ ਭਾਗੋ ਆਦਿ] 


(ਮਲਿਕ ਭਾਗੋ) ॥੩..॥ 
(ਭਾਗੋ ਦਾ ਪਰਦਾ ਫਾਸ਼) ॥੪੯..॥ 
(ਖਾਨ ਦਾ ਪੁਤੁ ਮਰਨਾ) ॥੮੭॥ 


<< 


ਦਹਰਾ : 

ਸ਼ੀ ਗੁਰੁ ਚਰਨ ਸਰੋਜ ਕੀ ਰਜ ਸ੍ਰਿਖਲ ਗਲ' ਪਾਇ। 

ਸਰੋਜ=ਕਮਲ। ਸ੍ਰਿਖਲ=ਸੰਗਲ। [ਸੰਸ. ਸ਼੍ਰਿੰਖਲ] ਗਲ=ਛਾਪੇ ਦੇ ਦੋ ਗੁੰਥਾਂ ਵਿਚ ਪਾਠ-ਸਰ-ਹੈ, 
ਲਿਖਤ ਦੇ ਇਕ ਵਿਚ ਪਾਠ-ਗਲ- ਹੈ। ਅਸਾਂ ਗਲ ਨੂੰ ਵਧੇਰੇ ਸੁੱਧ ਸਮਝਿਆ ਹੈ। 

"ਪਾ:-ਸਰ ਤੁੱਲ। ਵਾ, ਸਿਰ। 

ਮਨ ਗੋਇੰਦ ਕੋ ਰੋਕ ਕਰਿ ਕਹੋ ਕਥਾ ਗਤਿਦਾਇ ॥੧॥ 

ਗਇੰਦ=ਹਾਥੀ। [ਸੰਸ. ਗਜੇਂ ਦੂ] 

ਅਰਥ : 

ਸ਼ੀ ਗੁਰੂ ਜੀ ਦੇ ਚਰਨ ਕਮਲਾਂ ਦੀ ਧੂੜੀ (ਰੂਪੀ) ਸੰਗਲ ਨੂੰ ਮਨ ਰੂਪੀ ਹਾਥੀ ਦੇ ਗਲ ਪਾ ਕੇ 
(ਤੇ ਇਸਨੂੰ ਇਸ ਤਰ੍ਹਾਂ) ਰੋਕ ਕੇ (ਹੁਣ ਮੈ) ਮੁਕਤ ਦਾਇਨੀ ਕਥਾ ਕਹਿੰਦਾ ਹਾਂ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਇਹ ਬਿਧਿ ਨਗਰ ਏਮਨਾਵਾਦੂ। 

ਰਹੇ ਹੇਤ ਲਾਲੋ ਅਹਿਲਾਦੂ'। 

ਪੰਦੂਹ ਬਾਸੁਰ! ਜਬਹਿ ਬਿਤੀਤੇ। 

ਸੇਵਹਿ ਚਰਨ ਕਮਲ ਉਰ ਪੀਤੇ ॥੨॥ 

ਹੁਤੋ ਪਠਾਨ ਤਹਾਂ ਕੋ ਰਾਜਾ। 

ਨਿਕਟਿ" ਸਭਾ ਜਿਹ ਦੁਸ਼ਟ ਸਮਾਜਾ। 

ਤਿਹ ਮੰਤ੍ਰੀ ਥੋ ਖੱਤਰੀ ਏਕੂ। 

ਨਾਮ ਮਲਕ ਭਾਗੋ ਅਵਿਵੇਕੂ! ॥੩॥ __ 'ਅਗਯਾਨੀ 

(ਮਲਿਕ ਭਾਗੋ] 

ਹੁਤੋ ਪਾਸ ਤਿੰਹ ਕੇ ਬਹੁ ਦਰਬਾ।' 'ਧਨ। 

ਕਰਿ ਕਲਿਮਲ' ਸੋ ਸੰਚਯੋ” ਸਰਬਾ। 'ਪਾਪ। “ਕੱਠਾ ਕੀਤਾ ਸੀ। 

ਕਰਨ ਸੁਜਸ ਅਪਨੇ ਨਰ ਮਾਂਹੀ। 

ਬੁਹਮ ਭੋਜ ਕੀਨੋ ਪੁਰਿ ਤਾਂਹੀ! ॥੪॥ __'ਉਸਨੇ ਸ਼ਹਿਰ ਵਿੱਚ। 

ਦਿਜ, ਖੱਤਰੀ ਬਿਟਾ', ਸ਼ੂਦਰ ਚਾਰੀ2। 'ਵੈਸ਼ਯ। “ਚਾਰੋਂ ਨੂੰ। 'ਪਾਠਾਂਤੂ ਬਟ ਬੁਹਮਚਾਰੀ। 
ਸਭਿ ਕੋ ਦਯੋ ਅੰਮਤੁ! ਪੁਕਾਰੀ। ਨਿਉਂਦਾ। 

ਜਿਤੇ ਫਕੀਰਨ ਕੇ ਅਸਥਾਨਾ। 

ਪਠਿ ਨਰ ਸਭਿਨਿ ਅਸਨ ਬਰਜਾਨਾ2 'ਆਦਮੀ ਭੇਜਕੇ। ਸਭ ਦਾ ਭੋਜਨ ਵਰਜਿਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 658 





॥੫॥ 
ਦੋਹਰਾ: 'ਨਿਉਂਦਾ ਦੇਦਾ ਫਿਰਦਾ ਸੀ (ਜਿਸ ਵੇਲੇ)। 
ਤਿਹ ਖੱਤਰੀ ਕੋ ਦਿਜ ਨਗਰ, ਫਿਰਿਤ 

ਅਮੰਤੂ ਦੇਤਿ। 

ਜਾਵਤਿ ਥੇ ਉਦਿਆਨ ਕੋ, ਤਬ ਬੇਦੀ 'ਭਾਵ ਗੁਰੂ ਜੀ। 

ਕੁਲਿਕੇਤੁ! ॥੬॥ 


ਚੌਪਈ: 

ਬਿੱਪੂ! ਬਿਲੋਕਤਿ ਬਚਨ ਅਲਾਏ। 
“ਕਿਤ ਕੋ ਨਾਨਕ ਤਪਾ ਸਿਧਾਏ ? 
ਅਹੈ ਅਮੰਤੁ!', ਨ ਕਰਹੁ ਅਹਾਰਾ। ? 'ਨਿਉਂਦਾ ਹੈ (ਤੁਹਾਨੂੰ)। 

ਸੁਨਿ ਕੈ ਸ਼੍ਰੀ ਮੁਖ ਬਚਨ ਉਚਾਰਾ 

॥੭॥ 

“ਕੈਸ ਅਮੰਤੂ ਬਿੱਪੂ ਤੁਮਾਰੇ? 

ਨਿਜ! ਬਿਰਤਾਂਤ” ਬਤਾਉ ਵਿਚਾਰੇ ?? 

ਕਹਿ ਦਿਜ, ਭਾਗੋ ਖੱਤਰੀ ਜੋਊ। 

“ਚਤੁਰ ਬਰਨ ਨਿਉਤੇ ਸਭਿ ਕੋਊ 

॥੮॥ 

ਬੁਹਮ ਭੋਜ ਤਿਨ ਕੀਨ ਬਿਸਾਲਾ। 

ਆਜ ਜਾਹਿ ਨਰ ਸਭਿ ਤਿਹ ਸ਼ਾਲਾ!।” _ 'ਉਸਦੇ ਘਰ। 

ਕਹਸੋ ਗੁਰੂ “ਹਮ ਕਿਨਕੇ ਮਾਂਹੀ। 

ਹੈਂ ਦਰਵੇਸ਼ ਬਰਨ ਕੌ ਨਾਂਹੀ'” ॥੯॥ 

"ਵਰਨ ਕੋਈ ਨਹੀਂ ਆਪ ਕਹਿ ਰਹੇ ਹਨ। ਪਿੱਛੇ ਜੋ ਜੰਵੂ ਲਾਲੋ ਦੀ ਰੋਟੀ ਵੇਲੇ ਦੱਸਿਆ ਹੈ ਸੋ 
ਸਿੱਧ ਹੋਯਾ ਕਿ ਕੋਈ ਨਹੀਂ ਸੀ, ਜੇ ਉਹ ਸੀ ਤਾਂ ਹੁਣ “ਵਰਨ ਕੋਈ ਨਹੀਂ” ਕਿਵੇਂ ਕਹਿ ਸਕਦੇ ਸਨ। 
ਕਿਉਂਕਿ ਜੰਦੂ ਵਰਣਾਸ਼ੂਮ ਦੀ ਮਰਯਾਦਾ ਦਾ ਚਿੰਨ੍ਹ ਹੈ। 


ਬ੍ਰਾਹਮਣ ਨੇ। 


ਦਹਰਾ : 

ਸੁਨਿ ਸ਼੍ਰੋਨਨ ਮੈ' ਬਿੱਪੁ ਸੋ, ਬਿਗਸਯੋ 

ਬਚਨ ਅਲਾਇ। 

'ਨਾਮ ਕੁਰਾਹੀ ਤੋਹਿ ਕੋ, ਇਨ ਬਾਤਨ! 'ਇਨ੍ਹਾਂ ਗਲਾਂ ਤੋਂ। 
ਬਨਿ ਆਇ ॥੧੦॥ 

ਚੌਪਈ: 

ਛੋਰੀ ਲੋਕ ਰੀਤਿ ਜਗ ਮਾਂਹੀ। 

ਭਯੋ ਨਾਮ ਇਉ ਤੋਹਿ ਕੁਰਾਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬੁਹਮਭੋਜ ਮਹਿ ਜੇ ਨਹਿਂ ਆਵਹਿਂ। 
ਮਲਕ _ ਕ੍ਰੋਧ ਹਿਰਦੇ _ਉਪਜਾਵਹਿ 
॥੧੧॥ 

ਨਗਰ ਵਿਖੇ ਤੇ ਦੇ ਨਿਕਸਾਈ'। 

ਤੁਮ ਜਾਣਹੁ, ਮੈ` ਕਹਯੋ ਸੁਨਾਈ। ? 
ਇਹ ਬਿਧਿ ਕਹਿ ਕਰਿ ਦਿਜ ਤਬ 
ਗਵਨਾ। 

ਤੂਸ਼ਨ ਕਰੀ ਖਿਮਾ ਕੇ ਭਵਨਾ ॥੧੨॥ 
ਬੁਹਮਭੋਜ ਤਿਨ ਅਧਿਕ' ਬਨਾਵਾ। 
ਉਚ ਨੀਚ ਸਭਿ ਸਦਨ ਅਲਾਵਾ। 
ਕਰਯੋ ਜਾਇ ਕਰਿ ਖਾਨ! ਅਹਾਰਾ। 
ਅਨਿਕ ਭਾਂਤਿ ਕਰਿ ਜੁਊ ਸਵਾਰਾ 
॥੧੨॥ 

ਤ੍ਰਿਪਤਿ ਹੋਇ ਬਹੁ ਸੁਜਸ ਬਖਾਨਹਿਂ। 
ਪੁੰਨਵਾਨ ਤਾਂ ਕੋ ਅਤਿ ਮਾਨਹਿਂ। 

ਝੂਠੇ ਲਖਹਿਂ ਨ ਇਹ ਪਰਪੰਚੀ!। 
ਜਿਨ ਵਡ ਅਘ! ਕਰਿ ਮਾਯਾ _ਸੰਚੀ 
॥੧੪॥ 


ਦਹਰਾ : 

ਤਿੰਹ ਗ੍ਰਿਹ' ਨਹਿ ਸ਼ੁੀ ਗੁਰੁ ਗਏ, ਦਿਨ 
ਬਿਤਾਇ ਉਦਿਆਨਾ”। 

ਲਾਲੋ ਆਲਯ ਆਨਿ ਕੈ, ਰਾਜਤਿ! ਮਯਾ 
ਨਿਧਾਨ ॥੧੫॥ 

ਚੌਪਈ: 


ਤਪਾ ਨ ਆਯੋ ਦਿਜ ਤਿੰਹ' ਜਾਨੀ। 
ਦੂਤੀ' ਭਾਗੋ ਨਿਕਟਿ ਬਖਾਨੀ। 

ਕਰਤਿ ਹੁਤੇ ਸੁ ਅਸੂਯਾ' ਆਗੇ। 

ਯਾਂ ਤੇ ਦੁਸ਼ਟੀ' ਸੋ ਅਨੁਰਾਗੇ ॥੧੬॥ 
“ਦੇਖਹੁ ਮਲਕ ! ਨ ਤੁਮਰੇ ਆਯੋ। 
ਖੱਤਰੀ ਨਾਨਕ ਤਪਾ ਕਹਾਯੋ। 

ਤੁਮ ਤੇ ਅਧਿਕ ਆਪ ਕੋ ਜਾਨਾ। 





'ਟਿਕੇ। 
'ਉਸ ਬ੍ਰਾਹਮਣ ਨੇ। 
'ਚੁਗਲੀ। 


'ਰਖਾ। 
'ਦੋਸ਼ ਲਗਾਉਣ ਤੇ ਚੁਗਲੀ ਕਰਨ ਵਿਚ। 


659 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 660 





ਅਚਯੋ ਅਹਾਰ ਨ ਤੁਮ ਘਰ ਆਨਾ! 'ਆਕੇ। 

॥੧੭॥ 

ਆਂਖ ਤਰੈ ਨਹਿ ਆਨਤਿ ਕਾਹੁ'। “ਲਿਆਉਂਦਾ ਨਹੀਂ ਕਿਸੇ ਨੂੰ। 
ਤਜੀ ਰੀਤਿ, ਪਗ ਧਰਤਿ ਕੁਰਾਹੂ। 

ਸ਼ੂਦਰ ਕੇ ਘਰ ਭੋਜਨ ਕਰਿਹੀ। 

ਆਵਾ ਇਹਾਂ ਨ ਉਰ ਮਹਿਂ ਡਰਿਹੀ” 

॥੧੮॥ 

ਦੋਹਰਾ: 

ਸੁਨਿ ਭਾਗੋ ਪੁਨ! ਬੂਝਹੀ?, “ਦਯੋ 

ਅਮੰਤੁ ਕਿ ਨਾਂਹਿ?? 

ਬਾਰ ਬਚ! ਪਾਹਿ” ॥੧੯॥ 

ਚੌਪਈ: 

ਸੁਨਤਿ ਮਲਕ ਮਨ ਕ੍ਰੋਧਹਿ ਆਯੋ। 

ਮਨਹੁ ਸਿੰਘ ਧਰ! ਮਸ਼ਕ” ਰਿਸਾਯੋ:। __'ਸ਼ੇਰ ਉੱਤੇ। 'ਮੱਛਰ। 'ਗੁੱਸੇ ਹੋਇਆ। 
“ਜਾਵਹੁ ਦਿਜ ! ਤਿਹ ਆਨ ਬੁਲਾਈ। 


ਦੇਖਿ ਲੇਹਿਂ ਤਿਨ ਕੀ ਮਨੁਸ਼ਾਈ! 'ਮਰਦਾਨਗੀ, ਪ੍ਰਾਕੂਮ। (ਅ) ਮਰਜ਼ੀ। 


॥੨੦॥ 

ਕੇਤਿਕ ਜੋਰ ਐੱਠ' ਸੋ ਕਰਿਹੀ। ।ਆਕੜ। 
ਆਵਾ ਖਾਨਿ ਨ ਉਰ ਮਹਿਂ ਡਰਿਹੀ। ” 

ਸੁਨਿ ਦਿਜ ਹਰਖਤਿ ਤੂਰਨ ਗਵਨਾ। 

ਹੁਤੋ ਜਹਾਂ ਲਾਲੋ ਕੋ ਭਵਨਾ ॥੨੧॥ 

ਦਰ ਠਾਂਢੋ ਊਚੋ ਬਚ ਪ੍ਰਾਹੀ”। 

“ਲਾਲੋ ! ਨਾਨਕ ਤਪਾ ਇਹਾਂ ਹੀ?” 

ਕਹਿ ਲਾਲੋ “ਬੈਸੇ ਹੈੱ' ਅੰਤਰ। 

ਕਾਜ ਕੌਨ ਤੋ? ਕਹੋ _ਨਿਰੰਤਰਾਂ 
॥੨੨॥ 


੯ 


ਦਹਰਾ : 

ਕਹਿ ਦਿਜ “ਪਠਵਹੁ ਵਹਿਰ ਕੋ”, ਸ਼ੀ 
ਗੁਰੁ ਆਪੇ ਆਇ। 

'ਕਯਾ ਪਾਧਾ ਤੁਮ ਕਹਤਿ ਹੋ, ਕਾਰਜ 
ਦੇਹੁ ਸੁਨਾਇ?” ॥੨੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੌਪਈ: 

“ਚਲਿਯੇ ਤੂਰਨ ਮਲਕ ਬੁਲਾਵੈ। 

ਨਤੁ! ਮਾਨਵ ਕੋ ਅਵਰ ਪਠਾਵੈ”। ? ਨਹੀਂ ਤਾਂ। “ਭੇਜੇਗਾ। 
ਬੋਲੇ ਸ਼ੀ ਗੁਰੁ ਸਭਿ ਸੁਖਧਾਮਾ।' 'ਸਾਰੇ ਸੁਖਾਂ ਦੇ ਘਰ। 
“ਮਲਕ ਸੰਗ ਕਯਾ _ਹਮਰੋ ਕਾਮਾ 

॥੨੪॥ 

ਕੌਨ ਮਲਕ? ਹੋ' ਜਾਨਤਿ ਨਾਂਹੀ। 

ਕਬਿ ਨ ਬਿਲੋਕਯੋ ਕਹਾਂ ਬਸਾਹੀ।! 

ਲੇਨਿ ਦੇਨਿ ਕੋ ਕਾਜ ਨ ਕੋਊ। 

ਕਿਉਂ ਆਇਸ ਕਰਿ ਭੇਜਤਿ ਸੋਊ” 

॥੨੫॥ 

ਹਟਿ ਦੂਜੀ ਦੂਤੀ' ਦਿਜ” ਕੀਨੀ। 

ਭੇਵ ਨ ਸਮਝਹਿ ਜਿਹ ਮਤਿ ਹੀਨੀ। 

“ਸੁਨਹੁ ਮਲਕ ! ਜੋ ਆਇਸ ਤੋਰੀ। 

ਰਿਦੇ ਨ ਆਨਤਿ, ਦੀਨ _ਬਹੋਰੀ! 

॥੨੬॥ 

ਦੁਹਰਾ: 

ਕਹੈ, -ਨ ਜਾਨੋ ਮਲਕ ਮੈਂ, ਕੋ 

ਕਹਾਂ ਬਸਾਇ? -। 

ਵਡੋਂ ਢੀਠ ਨਿਸ਼ਨੁਰ' ਬਚਨ, ਤੁਮ ਕੋ 

ਕਹੇ ਬਨਾਇ ॥੨੭॥ 

ਚੌਪਈ: 

ਨਹੀਂ ਬੁਲਾਯੋ ਇਹ ਠਾਂ ਆਵੈ। 

ਕਰਹੁ ਅਬਹਿ ਜਿਉ” ਹਿਰਦੈ ਭਾਵੈ। 

ਤਵ ਭੋਜਨ ਕੀ ਕਰਿ ਹੈ ਨਿੰਦਾ। 

ਖਾਵਹਿ ਘਰ ਸ਼ੂਦਰ ਜੋ ਮੰਦਾ ॥੨੮॥ 

ਖੱਤੀ ਜਾਤਿ ਨ ਲੌਜਾ ਕਰਿਈ। 

ਲੋਕ ਰੀਤਿ ਉਰ ਤੇ ਪਰਿਹਰਿਈ!।” __ 'ਛੱਡ ਦਿੱਤੀ ਹੈ। 

ਆਗੈ ਪਾਵਕ ਰੋਸ ਬਹੁਤੀ'। 'ਗੁੱਸਾ ਰੂਪੀ ਅਗਨੀ ਬਹੁਤੀ ਸੀ। 





661 


ਬਚਨ ਘੱਤ ਜਨੂ _ਦੀਨਿ ਅਹੁਤੀ! 'ਚੁਗਲੀ ਦੇ ਵਾਕ ਘਿਉ ਦੀ ਅਹੂਤੀ ਮਿਲ ਗਏ। 


॥੨੯॥ 
ਅਰੁਨਬੇਖ' ਕਰਿ ਮਲਕ ਅਲਾਵੈ”। 'ਲਾਲ ਸਰੂਪ (ਚਿਹਰਾ)। “ਕਿਹਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਅਬਹਿ ਬੁਲਾਏ, ਜੇ ਨਹਿਂ ਆਵੈ। 
ਬਹੁ ਨਰ ਜਾਵਹੁ ਗਹਿ ਆਨੀਜੈ”'। 


ਦਿਜ ਕੇ ਸੰਗ, ਬਿਲਮ ਨਹਿ ਕੀਜੈ 
॥੩੦॥ 

ਦਹਰਾ : 

ਲੇ ਕਰਿ ਪਾਂਚ ਕਾ ਮਨੁਜ ਪੁਨ, ਦਿਜ 
ਤਬ ਗਯੋ ਰਿਸਾਇ। 

ਉਚੇ ਬਚਨ ਉਚਾਰਿ ਕੈ, ਨਾਨਕ ਲਏ 
ਬੁਲਾਇ ॥੩੧॥ 

ਚੌਪਈ: 

“ਮਲਕ ਰੋਸ ਤੁਝ ਪਰ ਬਹੁ ਕੀਨੋਂ। 
ਚਲਹੁ ਸੰਗ ਭਲਿ ਬਿਧਿ" ਮਨ ਚੀਨੋ”। 
ਨਾਤੁਰ ਤੁਮ ਕੋ ਗਹਿ ਲੇ ਜਾਵਹਿਂ। 
ਹੇਰਹੁ ਨਰ! ਨਹਿ ਬਿਲਮ ਲਗਾਵਹਿੰ2” 
॥੩੨॥ 

ਬਿਗਸੇ' ਸ਼੍ਰੀ ਪੁਭੁ ਸੁਨਿ ਬਚ ਐਸਾ। 
ਚਲੇ ਸੰਗ ਜਹਿਂੰ ਭਾਗੋ ਬੈਸਾ। 

ਮਤਿ ਮੰਦਨ ਕੋ ਲੌਜਤਿ ਕਰਨੇ। 

ਸਰਬ ਗਰਬ ਤਿਹ ਉਰ ਕੋ _ਹਰਨੇ! 
॥੩੩॥ 

ਸ਼ੀ ਗੁਰੁ ਗਵਨੇ ਜਾਇ! ਅਗਾਰੀ”। 
ਲਾਲੋ ਚਲਯੋ ਸਸ਼ੰਕ!' ਪਿਛਾਰੀ?। 

ਦਿਜ ਅਰ ਮਨੁਜ ਜਾਹਿ ਸੰਗ ਲਾਗੇ। 
ਪਗ ਨਹਿ _ਲਾਗਹਿ' ਦੁਸ਼ਟ ਅਭਾਗੇ” 
॥੩੪॥ 


<< 


ਦਹਰਾ : 
ਸੁਨੀ ਨਗਰ ਮਹਿੰ ਜਹਿੰ ਤਹਾਂ -ਸ਼੍ਹੀ 


ਸਭਿ ਜਾਇ ॥੩੫॥ 
ਚੌਪਈ: 


662 





'ਚੰਗੀ ਤਰ੍ਹਾਂ। ਸਮਝ ਲਓ। 
'ਦੇਖਦੇ ਹੋਂ ਮਨੁਖ। “ਏਹ ਦੇਰ ਨਹੀਂ ਲਾਣਗੇ। 


'ਹੱਸੇ। 


'ਦੂਰ ਕਰਨ ਲਈ। 


ਟੂਰੇ ਜਾਂਦੇ ਹਨ। ਅੱਗੇ। 
'ਸੰਸੇ ਨਾਲ, ਡਰਦਾ ਹੋਯਾ। “ਪਿੱਛੇ। 


/ਅਭਾਗੇ ਚਰਨੀ ਨਹੀਂ ਲਗਦੇ (ਗੁਰੂ ਜੀ ਦੇ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 663 





ਜਾਇ ਮਲਕ ਢਿਗ, ਬਚਨ ਅਲਾਯੋ। 
“ਅਬ ਨਾਨਕ ਤੁਮਰੇ ਪਹਿ ਆਯੋ। ? 
ਮਲਕ ਕਹੈ “ਆਨਹੁ ਮਮ ਪਾਸਾ। ? 
ਸ਼ੀ ਗੁਰੁ _ਅੰਤਰ ਗਏ _ਅਵਾਸਾ! 'ਘਰ ਦੇ ਅੰਦਰ ਗਏ। 
॥੨੩੬॥ 

ਕਹਯੋ ਜਾਇ “ਮੁਝ ਕਿਉ ਬੁਲਿਵਾਯੋ ? 
ਬਾਰ ਬਾਰ ਨਿਜ ਮਨੁਜ ਪਠਾਯੋ। 

ਕੌਨ ਕਾਜ ਤੇਰੋ ਮਮ ਸੰਗਾ? 

॥੩੭॥ 

ਸੁਣਿ ਕਰਿ ਭਾਗੋ ਬਚਨ ਅਲਾਯੋ। 
“ਬੁਹਮ ਭੋਜ ਮਮ! ਕਿਉ” ਆਯੋ ? 
ਦਿਜ ਨੇ ਤੁਝੈ ਅਮੰਤੂ ਦੀਨੋ।” 

ਆਨਿ _ਅਹਾਰ ਨ _ਖਾਵਨ ਕੀਨੋ 


॥੩੮॥ 
ਬ੍ੁਹਮਭੋਜ ਮੈ' ਦੋਖੂ ਕਵਨਾ? 


ਜਿਹ ਪਿਖਿ ਨਹਿ ਆਵਾ ਮੁਝ ਭਵਨਾ। ” 


। “ਹਮ ਫਕੀਰ ਸਭਿ ਤੇ ਸੁ ਬਿਦਾਵੈ?। _'ਗੁਰੂ ਜੀ ਬੋਲੇ। “ਦਾਵਾ ਨਹੀਂ ਰਖਦੇ (ਕਿਸੇ 
ਨਾਲ)। 

ਜਹਿੰ ਗੁਜਰੈ _ਤਹਿ' ਹੀ ਗੁਜਰਾਵੈ' 

॥੩੯॥ 


<< 


ਦਹਰਾ : 

ਜਹਾਂ ਬਨੀ ਅਚਵੀ!' ਤਹੀਂ, ਲਾਲਚ 
ਅਚਵਨ ਨਾਂਹਿ। 

ਜੈਸੇ ਦੇਵਹਿ ਆਨਿ ਕੋ, ਉਰ ਕਰਿ 
ਹਰਖ ਸੁ ਖਾਂਹਿ” ॥੪੦॥ 

ਚੌਪਈ: 

ਸੁਨਿ ਕਰਿ ਮਲਕ ਕਹੈ ਰਿਸ ਬੈਨਾ। 
“ਭਾ ਬਿਪਰੀਤਿ', ਰਿਦੇ ਤੁਝ ਭੈ ਨਾ। 
ਸੁਨੀ ਹਮਹਿਂ ਤਵ ਖੱਤ੍ਰੀ ਜਾਤਾ। 

ਸ਼ੂਦੂਨ ਸਦਨ ਅਸਨ! ਨਿਤ ਖਾਤਾ 
॥੪੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 664 





ਤਪਾ ਰਖਾਯੋ ਆਖਯ ਤੋਹੀ'। (ਨਾਮ ਆਪਣਾ। 
ਦੇਖਤਿ ਹੀ ਰਿਸ ਉਪਜਹਿ ਮੋਹੀ। 

ਬੁਹਮਭੋਜ ਕੋ ਨਾਮ ਰਖੇਈ'। ਨਾਮ ਧਰਨਾ ਐਬ ਲਾਣਾ। 
ਅੰਨ ਪਾਕ ਘਰ ਨੀਚ” ਅਚੇਈ£ "ਰਸੋਈ ਦਾ। “ਨੀਚ ਦੇ ਘਰ ਦਾ। 'ਛਕਦਾ ਹੈ'। 
॥੪੨॥ 

ਰਹੇ ਬੁਲਾਇ, ਨ ਹਮ ਘਰ ਆਵਾ। 

ਕਿਹ ਕੋ ਕਹਨਿ ਨ ਮਨ ਮਹਿਂ ਲਯਾਵਾ। 

ਦਿਜ, ਖੱਤੀ, ਬੈਸਨ ਸਭਿ ਖਾਯੋ। 

ਸੋ ਨਹਿਂ ਇਹ ਕੇ ਹਿਰਦੇ ਭਾਯੋ 

॥੪੩॥ 

ਦੋਹਰਾ: 

ਸੁਨਿ ਸ਼੍ਰੋਨਨ ਸ਼ੀ ਗੁਰੂ ਭਨੈ, “ਆਨਹੁ' 

ਅਬਹਿ ਅਹਾਰ। 

ਬੁਹਮ ਭੋਜ ਮਹਿੰ ਜੋ ਕਰਯੋ, ਰਹੇ ਨ 

ਚਾਹਿ ਤੁਮਾਰ” ॥੪੪॥ 

ਚੌਪਈ: /ਕਿਹਾ। 

ਤਿਹ ਸੋ ਕਹਿ, ਲਾਲੋ ਸੋ ਭਾਖਾ।' 

“ਆਨਹੁ ਅਸਨ! ਹੋਇ ਕੁਛ ਰਾਖਾ।” __ 'ਭੋਜਨ। 

ਲਾਲੋ ਨਿਜ ਘਰ ਆਵਾ ਦੌਰਾ। 

ਲੀਨ ਕੋਧਰੇ ਕੋ ਟੁਕ! ਟੋਰਾ” ॥੪੫॥ _'ਟੁੱਕਰ। “ਟੋਲਕੇ (ਅ) ਟੁਕਰ ਟੋਰ। 
ਮਲਕ ਅਸਨ ਸੰਨਿਗਧ' ਮੰਗਾਵਾ। “ਘਿਉ ਵਾਲਾ। 
ਬੁਹਮਭੋਜ ਮਹਿ ਜੋ ਕਰਿਵਾਵਾ। 

ਪੂਪਾਂ ਪੂਰਿਕਾ” ਬਹੁਰ ਤਿਹਾਵਲ। ____ਪੁੜੇ। ਪੂੜੀ। 'ਕੜਾਰ। 
ਬਿਬਿਧ! ਅਹਾਰ ਮੰਗਾਇ ਉਤਾਵਲ£? ਤਰ੍ਹਾਂ ਤਰ੍ਹਾਂ ਦੇ। “ਛੇਤੀ। 
॥੪੬॥ 

ਆਗੇ ਸ਼ੀ ਨਾਨਕ ਕੇ ਰਾਖੇ। 

“ਖਾਹੁ ਚਾਹੁ ਸੋੱ` ਇਉਂ ਮੁਖ ਭਾਖੇ।' 

ਲਾਲੋ ਕੀ ਦਿਸ਼ਿ ਦੇਖਿ ਦਯਾਲਾ। 

ਲੀਨਿ ਕੋਧਰੇ ਟੁਕ ਤਤਕਾਲਾ ॥੪੭॥ 

ਦੋਹਰਾ: 'ਖੱਬੇ ਹੱਥ। “ਪੂੜੇ। 'ਸੱਜੇ। 
ਬਾਂਵੇਂ ਕਰ! ਮਹਿੰ ਪੂਪ” ਲੈ, ਦਾਹਨ” 

ਟੁਕਰਾ ਧਾਰਿ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


665 





ਹਾਥ ਝਪੀੜੇ ਜੁਗਲ' ਜਬ, ਹੇਰਤਿ ਲੋਕ 'ਦੋਵੇ'। 


ਅਪਾਰ ॥੪੮॥ 

ਚੌਪਈ: 

ਦੁਹੂੰ ਹਾਥ ਤੇ ਨਿਕਸੀ ਧਾਰਾ। 

ਬਹੁ ਲੋਕਨ ਕੀ ਸਭਾ ਮਝਾਰਾ। 
(ਭਾਗੋ ਦਾ ਪਰਦਾ ਫਾਸ਼) 

ਇਕ ਤੇ ਦੂਧ, ਰਕਤ! ਇਕ” ਨਿਸਰੀ।” 
ਗੰਗ! ਸਰਸੁਤੀ? ਸੀ ਤਹਿ ਪਸਰੀ? 
॥੪੯॥ 

ਇਕ ਦਿਸ ਦੂਧ ਪਰਤਿ ਧਰ ਮਾਂਹੀ। 
ਇਕ ਦਿਸ ਸ੍ਰੋਣਿਤ' ਨਿਚੁਰਤਿ ਤਾਂਹੀ। 
ਹਾਥ ਝਪੀੜਹਿ ਸ਼੍ਰੀ ਗੁਰੁ ਜਿਉ' ਜਿਉਂ। 
ਨਿਕਸਹਿ ਤਿਨ ਤੇ ਅਧਿਕਹਿ ਤਿਉ 
ਤਿਉ” ॥੫੦॥ 
ਚੱਕ੍ਰਿਤ ਭਏ ਸਭਾ ਨਰ ਸਾਰੇ। 

-ਇਹ ਅਚਰਜ ਕਬਿ ਨਹੀਂ ਨਿਹਾਰੇ। 


ਅਸਨ ਵਿਖੇ ਤੇ ਰਕਤ"? ਨਿਕਾਸਾ। 


ਕੀਨੋ ਇਕ ਤੇ ਦੂਧ ਪ੍ਰਕਾਸ਼ਾ- ॥੫੧॥ 
ਦਹਰਾ : 

ਭੀਰ _ਭੂਰ _ਭੌਨੰ! _ਭਰਯੋ, _ਹੇਰਤਿ 
ਅਚਰਜ ਬਾਤ। 

ਕੋ ਬਿਧਿ ਸਮਝ ਨ ਆਵਈ, ਦੀਸਤਿ 
ਹੈ ਬਖਯਾਤ' ॥੫੨॥ 

ਚੌਪਈ: 

ਸ਼ੀ ਗੁਰੁ ਧਰਮ ਮੂਲ ਸੋ” ਸਾਨੀ!। 

ਬੋਲੇ ਪਰਮ ਮਨੋਹਰ ਬਾਨੀ। 

“ਬਹੁਤ ਨਰਨ ਕੋ ਸ਼੍ਰੋਣਤਿ' ਲੀਨਾ। 
ਤਿਹੰ ਕੋ ਬੁਹਮ ਭੋਜ ਤੈ ਕੀਨਾ 
॥੫੩॥ 

ਇਹ ਕੇ ਅਚਵਤ' ਪੁੰਨ ਪਲਾਈ”। 
ਕਲਿਮਲ ਸੋ? ਧਨ ਕਿਯ ਇਕਠਾਈ?। 
ਸੁਨਹੁ ਮਲਕ ! ਜਿਹ ਕੋ ਸੁਧ ਨਾਂਹੀ। 


'ਲਹੂ। ਇਕ ਤੋਂ। “ਚੋਈ। 
ਗੰਗਾ ਚਿੱਟੀ ਹੈ। “ਸਰਸੁਤੀ ਲਾਲ ਹੈ। “ਫੈਲੀ, 
ਵੱਗੀ। 


'ਛਕਿਆਂ। “ਪੁੰਨ ਨਾਸ਼ ਹੁੰਦੇ ਹਨ। 
ਪਾਪਾਂ ਨਾਲ। 2ਇਕੱਠਾ ਕੀਤਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 666 


ਸੋ ਇਹ ਸ਼੍ਰੋਣਤਿ ਹਿਤ ਕਰਿ ਖ਼ਾਹੀ 

॥੫੪॥ 

ਤਪਿਯਨ ਤਪ ਛੀਜਹਿ' ਇਹ ਖਾਏ। 'ਨਾਸ਼ ਹੁੰਦਾ ਹੈ। 

ਧਯਾਨੀ!' ਧਜਾਨ ਨ ਲਗਹਿ ਲਗਾਏ? __ 'ਧਯਾਨੀਆਂ ਦਾ। “ਲਾਯਾਂ ਨਹੀਂ ਲਗਦਾ। 
ਖਾਵਤਿ ਮਨ ਕੋ ਕਰਤਿ ਮਲੀਨਾ। 

ਹਰਿ ਜਸੁ ਰੰਗ ਨ ਚਢਹਿ ਨਵੀਨਾ! 'ਨਵਾਂ। 

॥੫੫॥ 

ਦੋਹਰਾ: 

ਸੁਧ ਜਿਨ ਕੇ ਹਿਰਦੇ ਵਿਖੈ, ਸੋ ਕਿਉਂ 
ਸ਼ਰੋਣਿਤ ਪੀਅ। 

ਪੁੰਨਹੀਨ' ਨਿਜ” ਕਿਉ” ਕਰੈ, ਸਮਝ 'ਪੁੰਨ ਰਹਿਤ। “ਆਪਨੂੰ। “ਦਿਲ ਵਿਚ। 
ਦੇਖਿਯੇ ਹੀਯ ॥੫੬॥ 

ਚੌਪਈ: 'ਸੂਦਰ ਦੇ ਘਰ ਦਾ। 

ਅਸਨ ਬਿਲੋਕਹੁ ਸ਼ੂਦਰ ਧਾਮੂ'। 

ਨਿਕਸਤਿ ਪੈ! ਜਿਹਤੇ ਅਭਿਰਾਮੁ”। 'ਦੁੱਧ। ਯੁੰਦਰ। 

ਬੁਹਮ ਭੋਜ ਹੋਵਤਿ ਨਿਤ ਇਨ ਕੇ। 

ਕਰੋਂ _ਅਹਾਰ ਸਦਨ! ਹੋਂ ਜਿਨ ਕੇ 'ਘਰ। 

॥੫੭॥ 

ਨਿਜ _ਕਰ ਟਹਿਲ ਦਿਵਸ ਮਹਿ 

ਕਰਿਹੀ। 

ਬ੍ਰਿੱਤਿ' ਨ ਕਲਿਮਲ? ਕੀ ਉਰ ਧਰਿਹੀ। 'ਉਪਜੀਵਕਾ। 'ਪਾਪਾਂ ਦੀ। 

ਕਰਿ ਮਿਹਨਤ ਸੋ ਹਾਥ ਕਮਾਈ। 

ਬਹੁਰ ਅਥਿਤ ਕੋ _ਦੇਯ ਤਤ ਖਾਈ' _'ਪਾ:-ਦੇਤ ਖਵਾਈ। 

॥੫੮॥ 

ਇਸ ਅਚਵੇ!' ਉਰ? ਨਿਰਮਲ ਹੋਵਹਿ। _ 'ਖਾਧੇ। “ਰਿਦਾ। 

ਜਨਮ ਜਨਮ ਮਲ ਜਲ ਸਮ ਧੋਵਹਿ। 

ਕਰਿ ਤੈਂ! ਇਕਠੀ ਕਲਖੁ” ਕਮਾਈ। __ 'ਪਰ) ਤੂੰ ਕਰਕੇ। “ਪਾਪਾਂ ਦੀ। 
ਕੀਰਤਿ _ ਕਾਰਣ! _ਨਰਨ? _ਖੁਵਾਈ 'ਅਪਨੀ) ਮਹਿਮਾਂ ਵਾਸਤੇ। ਅਨੁਖਾਂ ਨੂੰ। 
॥੫੯॥ 

ਪਾਪ ਛਪਾਵਤਿ ਨਿਜ ਮਨ ਮਾਂਹੀ। 

ਨਹਿਨ ਸੁਨਾਇ ਦਿਖਾਵਹਿਂ ਕਾਹੀ'। 

ਕਿਕਰ ਬੀਜ ਜਿਉ” ਧਰਤਿ ਮਝਾਰੀ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





।ਖਬਰ ਹੈ। 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 667 


ਉਗ' ਲਗਿ? ਕੰਟਕਾਂ, ਦੇ ਦੁਖਭਾਰੀ 'ਉਗਿਆਂ। “ਲੌਗਣਗੇ। 'ਕੰਡੇ। 
॥੬੦॥ 

ਇਹ ਜੁ ਪੁੰਨ ਕਰਿ ਸਭਿਨਿ ਦਿਖਾਵਾ। 

ਸੁਜਸ ਪਾਇ ਹਿਰਦੇ ਗਰਬਾਵਾ”। 'ਹੌਕਾਰ ਕੀਤਾ। 


ਧਰਤਿ ਵਹਿਰ ਜਿਉ ਬੀਜ ਰਸਾਲਾ।! __ 'ਧਰਤੀ ਦੇ ਬਾਹਰ (ਉੱਤੇ ਰਖਿਆਂ) ਸੁਹਣਾ ਬੀਜ 
ਵੀ ਬੀ ਨਹੀਂ ਉਗਦਾ। 


ਉਗਹਿ ਨ, ਕਿਉ ਫਲ ਦੇਹਿ ਬਿਸਾਲਾ! 'ਬਹੁਤਾ ਫਲ ਕੀਕੂੰ ਦੇਵੇਗਾ। 
॥੬੧॥ 

ਹੁਇ ਜੁ ਛਪਾਯੋ ਉਗਵਹਿ ਸੋਊ। 

ਯਹੀ ਰੀਤਿ ਜਾਨਹਿ ਸਭਿ ਕੋਊ। 

ਤੁਝ ਕੋ ਹੂ ਦੋਨੋ ਬਿਪਰੀਤਾ। 

ਤਬ ਜਾਨਹੁ ਜਬ ਦੇ ਜਮ ਭੀਤਾ!” 'ਡਰ। 

॥੬੨॥ 

ਦੋਹਰਾ: ਅੱਗ ਵਰਗੀ, ਤੇਜਮਯ। “ਵੇਖਕੇ। 
ਮਹਿਮਾ ਪਾਵਕ ਸੀ ਨਿਰਖਿ:, 

ਨਿਜ ਮਨ ਕਰਿ ਲਘੁ ਦਾਰਾਂ। 'ਛੋਟੀ ਲਕੜੀ ਕਰਕੇ। 
ਜਰਬਰਿ' ਕੇ ਜਢ2 ਭਸਮ ਭਾ”, 'ਸੜ ਬਲ। “ਮੂਰਖ। 'ਸੁਆਹ ਹੋ ਗਿਆ। 
ਸਮਝਤਿ ਨਹੀਂ ਗਵਾਰ ॥੬੩॥ 

ਚੌਪਈ: 

ਬਹੁਰੋ ਬਚਨ ਘਿਰੱਤ ਕੇ ਪਰਸੇ। 

ਪਾਵਕ! ਭਯੋ ਜਾਂਹਿ ਤੇ ਸਰਸੇ?। /ਅੱਗ। “ਵੱਧ। 

ਉਰ ਮਹਿਂ ਰਿਸਿ' ਅਤਿ ਕਛੂ ਨ 'ਗੁੱਸਾ। ਪਰ) ਪੇਸ਼ ਨਹੀਂ ਜਾਂਦੀ। 
ਬਸਾਈ”। 

ਲੌਜਤਿ ਹੋ ਕਰਿ ਗ੍ਰੀਵ ਨਿਵਾਈ 

॥੬੪॥ 

ਬੋਲ ਨ ਆਵ ਬਿਕੁਲ ਸਾ ਭਯੋ। 

ਜਿਉ ਕਿਰਪਨ ਕਾ ਧਨ ਕਿਤਿ ਗਯੋ। 

ਕਿਧੌਂ ਜੂਪ ਮੈਂ! ਦਰਬ ਹਿਰਾਯੋ। 

ਚੋਰ ਜਾਰਿ ਜਿਉ ਬੋਲ ਨ ਆਯੋ 

॥੬੫॥ 

ਉਚ ਨੀਚ ਹੇਰਹਿੰ ਨਰ ਠਾਂਢੇ। 

ਚਿਤ ਮਹਿ ਅਧਿਕ ਬਿਸਮਤਾ ਬਾਢੇ।' 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 668 





/ਗਯਾਨ ਦਾ ਸੂਰਜ ਸ਼ੋਭ ਰਹੇ ਹਨ। 
॥੬੬॥ 
ਦੋਹਰਾ: ਅੰਗਾਂ ਵਿਚ ਉਤਸਾਹੀ। “ਹੋਇਆ ਹੈ ਜੇਹੜਾ। 
ਲਾਲੋ _ਜਿਨ ਕੇ ਸੰਗ ਹੈ, ਅੰਗ 
ਉਸੰਗਤਿ' ਭਾ ਜੁ।? 
ਰਦਨ! ਕੁੰਦ” ਕਰੁਨਾ ਸਦਨ, ਬਦਨ” ਸੁ 'ਦੰਦ। 'ਮਰਤਬਾਨ ਦੇ ਫੁਲ ਵਤ। 'ਮੁਖੜਾ। 
ਉਡਗਨ ਰਾਜ“ ॥੬੭॥ “ਫੈਲ ਗਿਆ। 
ਚੌਪਈ: 
ਆਨਿ ਸਦਨ ਮਹਿ ਪ੍ਰਭੂ ਬਿਰਾਜੇ। 
ਜਿਹ ਕੀ ਕਰੁਨਾ ਯਮ ਦੁਖ ਭਾਗੇ। 
ਪੁਰਿ ਮਹਿਂ ਬਿਸਤਰਯੋ' ਬਿਰਤਾਂਤਾ। 'ਚੰਦੂਮਾਂ (ਵਰਗਾ ਹੈ)। 
ਮਿਲਿ ਮਿਲਿ ਕਰਹਿਂ ਪਰਸਪਰ ਬਾਤਾ 


॥੬੮॥ 
ਮਲਕ ਭਯੋ ਲੌਜਤਿ ਮਨ ਮਾਨੀ।! 'ਮਨ ਦਾ ਹੰਕਾਰੀ (ਸੀ ਮਲਕ)। 
ਗਿਰਾ ਨ ਸਨਮੁਖ ਕਛੂ ਬਖਾਨੀ। 


ਜੋ ਨਰ ਹੁਤੇ ਚਤੁਰ ਮਤਿਵਾਨਾ। 

ਮਾਨੀ _ਮਹਿੰਮਾ ਮਨਹਿ” _ਮਹਾਨਾ 
॥੬੯॥ 

ਜਿਹ ਠਾਂ ਮਿਲਹਿ' ਕਰਹਿਂ ਪਦ ਬੰਦਨ।' 
ਜਿਸ ਦਰਸ਼ਨ ਤ੍ਰੈ ਤਾਪ ਨਿਕੰਦਨ। 
ਲਖਜਯੋ ਸੁ ਕਲਾਵਾਨ ਇਹ ਕੇਈ।' 
ਨਿੰਦਾ ਯਾਂਕੀ ਬਹੁ ਦੁਖ ਦੇਈ ॥੭੦॥ 
ਸੰਤ ਲੋਕ ਸ਼ੁਭ ਮਤੋ ਨਿਰਾਲਾ। 

ਜਿਹ ਮਹਿ _ਅਜ਼ਮਤਿ' _ ਅਜਿਤ? 'ਕਰਾਮਾਤ। “ਨਾ ਜਿੱਤੀ ਜਾਣ ਵਾਲੀ। 
ਬਿਸਾਲਾ। 

ਜੇ ਮਤਿਮੰਦ ਮੂਢ ਅਗਯਾਨੀ। 

ਤਿਨਹਿੰ ਨ ਮਹਿਮਾ ਕਛੂ _ਪਛਾਨੀ 
॥੭੧॥ 

ਜਿਉ ਚਿੰਤਾਮਨਿ ਕਪਿ ਕਰ ਆਈ। 
ਨਹਿ ਜਾਨਹਿ ਤਿਹ ਕੀਮਤਿ ਕਾਈ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 669 
ਕਹਹਿ “ਕਿ ਨਦਰਬੰਦ ਸਾ ਕੀਨਾ।! 'ਗੁਰੂ ਜੀ ਨੇ) ਨਜ਼ਰ ਬੰਨ੍ਹ ਦਿੱਤੀ ਸੀ। 
ਜਾਨਯੋ ਗਯੋ_ਨ ਕਯਾ ਕਰਿ ਦੀਨਾ? 
॥੭੨॥ 





ਪਾਪਾਂ ਨਾਲ। “ਵੇੜ੍ਰਿਆ। 


ਮਤਸਰ ਕੀਨਿ ॥੭੩॥ 

ਚੌਪਈ: 

ਰਿਦੈ ਵਿਚਾਰਹਿ ਅਸ ਅਗਜਯਾਨਾ। 

-ਬੈਰ ਲੇਉਂ ਤੋ ਸੁਖ ਸਮ ਪੁਾਨਾ। 

ਲੌਜਤਿ ਕੀਨੋ ਮੁਹਿ! ਬਹੁ ਮਾਂਹੀ। ਮੈਨੂੰ। 

ਖ਼ਾਨ! ਨਿਕਟਿ ਗਹਿਵਾਵੋਂ? ਤਾਂਹੀ2- 'ਹਾਕਮ ਤੋ'। “ਫੜਵਾਵਾਂਗਾ। “ਇਸਨੂੰ। 


੭੪ | 
ਜਿਹਤੇ ਦੁਖ ਪਾਵਹਿ ਜਢ ਸੋਊ। 
ਕਰਤਿ! ਉਪਾਵ ਲੋਕ ਯੁਗ? ਖੋਉ।” ਕਰਦਾ ਹੈ। “ਦੋਵੇਂ ਲੋਕ। 'ਗੁਵਾਏ ਜਾਣ ਦੇ। 


ਭੋਰ ਭਈ ਤਜਿ ਭੌਨ ਪਧਾਰਾ। 

ਗਯੋ ਖ਼ਾਨ ਕੀ ਸਭਾ ਮਝਾਰਾ ॥ ੭੫॥ 

ਇਕ ਤਿਹ! _ਤਾਤ? ਤਰੁਨ” ਜਿਹ 'ਉਸ (ਖ਼ਾਨ) ਦਾ। 'ਪੁਤ੍ਰ ਸੀ। 'ਜੁਵਾਨ। “ਜੁਵਾਨ 
ਬੈਸਾ“। ਜਿਸਦੀ ਉਮਰ ਸੀ। 

ਭਯੋ ਆਮ' ਮੈ” ਮ੍ਰਿਤਕ” ਜੈਸਾ। ਬੀਮਾਰੀ ਵਿਚ। ਅੁਰਦੇ। 

ਕਰਿ ਉਪਚਾਰ' ਥਕੇ ਸਮੁਦਾਈ।” ਦਵਾ ਦਾਰੂ, ਇਲਾਜ। “ਸਾਰੇ (ਵੈਦ ਆਦਿ)। 
ਤਿਹ ਕੋ ਰੋਗ ਨ ਸਕੇ ਗਵਾਈ ॥ ੭੬॥ 

ਦੋਹਰਾ: ਪਾਸੋ! ਪੁੱਛਿਆ। 'ਖਾਂ ਨੇ। 

ਮਲਕ ਨਿਕਟਿ! ਬੂਝਯੋ? ਨ੍ਰਿਪਤਿ, 

“ਸੁਤ ਨਹਿੰ ਹੋਇ ਅਰਾਮ। 

ਕੋ ਉਪਚਾਰ ਨ ਲਾਗਈ, ਕਰੋਂ`_ਕੌਨ 

ਅਬ ਕਾਮ? ॥੭੭॥ 

ਚੌਪਈ: 

ਭੇਖਜ! ਨਾਨ ਭਾਂਤਿ ਕਰਾਏ। 

ਗੌਸ ਪੀਰ ਮੈ, ਸਭੈ ਮਨਾਏ। 

ਜੋ ਬਿਧਿ ਮੁਝ ਕਿਨ ਆਨਿ ਬਖਾਨੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


=। ੨੨੨੦੨ ੩ 


ਸੋ ਮੈਂ 
॥੭੮॥ 
ਸੁਨਿ ਕਰਿ ਭਾਗੋ ਮਨ ਮਹਿ ਗੁਨਿਯਾ। 
-ਜੋ ਚਾਹਤਿ ਸੋ ਕਾਰਜ ਬਨਿਯਾ-। 
ਬੋਲਯੋ ਦੁਸ਼ਟ ਮੰਦਮਤਿ ਮਾਨੀ'। 

ਜਿਹ ਤੇ ਨਰਕ ਪਾਇ” ਦੁਖ ਖਾਨੀ 
| 

“ਗਹੋ ਫਕੀਰ ਕਾਮਲਹਿ ਕੋਊ। 

ਤੁਮ ਸੁਤ ਬੇਦਨ! ਖੋਵਹਿ ਸੋਊ। 

ਤਿਨ ਬਿਨ ਰੁਜ ਤਨੁ! ਜਾਇ ਨ ਕੈਸੇ। 
॥੮੦॥ ਰ 

ਸੁਨਿ ਸ਼੍ਰੋਨਨ ਭਨੈ' ਅਤੇ ਖਾਨਾ।! 

“ਕੋ ਕਾਮਲ ਮੁਝ ਨਹੀਂ ਪਛਾਨਾ। 


ਕਰੀ _ ਰਿਦੈ _ਪਰਮਾਨੀ”` 


॥੮੧॥ 

ਦੋਹਰਾ: 

'ਬਹੁ ਨਰ ਸੁਨਹਿ' ਨ ਗਨਹਿਂ ਮਨ, 
ਅੰਗੁਨ ਕੈ ਗੁਨ ਰੀਤਿ। 

ਸੰਤ ਗਹੇ ਤੇ ਰੀਝਈ, 

ਕਿਧੌ” ਸੇਵ ਸਹਿ' ਪੀਤ” ॥੮੨॥ 


ਚੌਪਈ: 

ਸੁਨਿ ਪਠਾਨ ਨੇ ਮਨੁਜ ਪਠਾਏ। 

ਲਾਲੋ ਸਦਨ ਦਿਸ਼ਾ ਸੋ ਆਏ। 

ਗਵਨੇ ਹੁਤੇ ਤਬਹਿ ਉਦਿਆਨਾ। 
ਕਮਲ ਨੈਨ ਸ਼੍ਰੀ ਗੁਰੁ _ਗਤਿਦਾਨਾਂ 
॥੮੩॥ 

ਕਹੈ ਕਿ “ਚਲਹੁ ਭੁਵਾਲ' ਬੁਲਾਏ। 
ਕਰਹੁ ਨਾਂਹਿ' ਤੌ ਗਹਿ ਲੇ ਜਾਏ'।? 
ਕਮਲ ਬਦਨ ਸੁਨ ਕਰਿ ਤਿਨ ਬਾਨੀ। 


670 





ਚੰਗੀ ਤਰ੍ਹਾਂ ਮੰਨ ਕੇ। 


'ਹੰਕਾਰੀ। 
'ਪ੍ਰਾਪਤ ਹੋਵੇ (ਭਾਗੋ ਨੂੰ)। 


ਨਾਮ ਨਬਾਬ ਦਾ। "ਪਾ:-ਭਨਹੀ। 


ਕਵਿ ਜੀ ਨਸੀਹਤ ਕਰਦੇ ਹਨ। 
'ਗੁਣ ਔਗੁਣ ਦੀ ਰੀਤ ਨਹੀਂ ਸਮਝਦੇ। 


'ਜਾਂ। “ਸੰਤ ਯਾ ਸਾਈਂ) ਸੰਤਾਂ ਨੂੰ ਫੜਿਆ ਰੀਝਦਾ 
ਹੈ ਕਿ ਪੀਤ ਨਾਲ ਸੇਵਾ ਕੀਤਿਆਂ?। 'ਪਾ:-ਯੁਤ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਗਵਨੇ ਸੰਗ _ਨ੍ਰਿਪਤਿ _ਇਸਥਾਨੀ! ''ਖ਼ਾਂ ਦੇ ਟਿਕਾਣੇ। 
॥੮੪॥ 

ਬੈਸੇ ਨਿਕਟਿ ਜਾਇ ਜਗਤੇਸ਼ਾ। 

ਬੋਲਯੋ ਦਰਸ ਬਿਲੋਕਿ ਨਰੇਸ਼ਾ। 

ਭੋ ਫਕੀਰ ਮਮ ਸੁਤ ਕੋ ਰੋਗੂ। 

ਦੇਹੁ _ਗਵਾਇ _ ਕਰਹੁ _ਨਿਹਸੋਗੂ! 'ਚਿੰਤਾ ਰਹਿਤ ਕਰੋ (ਮੈਨੂੰ)। 
॥੮੫॥ 

ਨਤੁ' ਰਾਖੋਂ ਮੈ ਕੈਦ ਮਝਾਰਾ। ਨਹੀਂ ਤਾਂ 

ਸੁਨਿ ਬੋਲੇ ਸ਼ੀ ਨਾਨਕ ਬਚਨਾ। 

“ਤੂੰ ਭਾ ਮੋਹ ਬੰਧ ਮੈ ਪਚਨਾ ॥੮੬॥ 

ਜਿਸ ਕੋ ਹਤਨ ਚਹਿਤਿ' ਹੋ ਰੋਗੁ। 'ਜਿਸਦਾ ਹਟਾਉਣਾਂ ਚਾਹੁੰਦਾ ਹੈ'। 
ਸੋ ਤੋ ਪਹੁੰਚਤਿ ਭਾ ਯਮ ਲੋਗੂ। 

(ਖਾਨ ਦਾ ਪੁਤੁ ਮਰਨਾ) 

ਸੁਧਿ ਨਿਕੇਤ ਕੀ' ਲੇਹੁ ਮੰਗਾਈ। 'ਘਰ ਦੀ ਖਬਰ। 
ਨਿਕਟਿ ਬੈਠ, ਕਿਉ' ਗਾਲ ਬਜਾਈ?” 'ਪਾਸ। “ਭਾਵ ਡੀਂਗਾਂ ਮਾਰਦਾ ਹੈ'। 
॥੮੭॥ 

ਸੁਨਿ ਬਿਸਮਤਿ ਘਰ ਨਰ ਕੋ ਭੇਜਾ। 

ਰਿੰਦੈ ਪੀਰ ਜਨੁ ਫਟਤਿ ਕਰੇਜਾ।! 

ਇਤਨੇ ਮਹਿਂ ਮਾਨਵ ਤਹਿਂ' ਆਵਾ। 

ਮ੍ਰਿਤਕ ਭਏ ਕੌ ਬਚਨ _ਸੁਨਾਵਾ 

॥੮੮॥ 

ਸੁਨਤਿ ਭਯੋ ਸੋ ਬਿਕੁਲ' ਨਰੇਸ਼ਾ। 

ਉਠਿ ਆਏ ਸ਼੍ਰੀ ਪੁਭੁ ਜਗਤੇਸ਼ਾ। 

ਸਹਿਜ ਸੁਭਾਇ ਗਏ ਉਦਿਆਨਾ। 

ਕਿਯੋ __ਹਾਨ! ਜਿਨ ਮਾਨੀ ਮਾਨਾ? 

॥੮੯॥ 

ਅਸ ਪੁਕਾਰ ਤਹਿ ਸਮਾਂ ਬਿਤਾਵਾ। 

ਜਨ ਦੁਖ ਬਨ ਕੋ ਜੋ ਗੁਰੁ ਦਾਵਾ। 





ਲਾਲੋ ਆਲਯ ਰੈਨ ਗੁਜ਼ਾਰੈ'। 
ਭੋਰ ਹੋਤਿ ਉਦਿਆਨ ਪਧਾਰੈ' ॥੬੦॥ 


671 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 672 


ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਏਮਨਾਵਾਦ” ਪ੍ਰਸੰਗ ਬਰਨਨੰ ਨਾਮ 
ਉਣਤਾਲੀਸਮੋ' ਅਧਯਾਯ ॥੩੯॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 673 





੪੦. [ਚਰਣ ਰਜ ਮੰਗਲ। ਤਿਲਵੰਡੀ ਜਾਣਾ] 


(ਰਾਇ ਬੁਲਾਰ ਦਾ ਮਰਦਾਨੇ ਅੱਗੇ ਤਰਲਾ) ॥ ੪੦..॥ 
(ਚੰਦੁਭਾਨ ਦਾ ਖੂਹ) ॥੬੬॥ 

ਦੋਹਰਾ: 
ਪਦ ਪੰਕਜ ਕੀ ਪਾਸੁ ਬਰ, ਪਰਮ ਮਨੋਗ ਪਰਾਗ। 
ਪੰਕਜ=ਕਮਲ। ਪਾਸੁ=ਧੂੜੀ, ਦੇਖੋ ਅਧਯਾਯ ੧ ਦੇ ਛੰਦ ੮ ਦੇ ਪਦ ਅਰਥ। ਮਨੋਗ=ਮਨ ਨੂੰ 
ਪਿਆਰੀ ਲੌਗਣ ਵਾਲੀ, ਸੁੱਦਰ। ਪਰਾਗ=ਧੂੜੀ ਜੋ ਫੁੱਲਾਂ ਦੇ ਅੰਦਰ ਤੁਰੀਆਂ ਉੱਤੇ ਹੁੱਦੀ ਹੈ। 
ਨਿਜ ਮਨ ਮਧੁਪ ਲੁਭਾਇ ਕੈ, ਕਹੋ' ਕਥਾ ਅਨੁਰਾਗ ॥੧॥ 
ਮਧੁਪ=ਭਉਰਾ। ਮਧੁਪ=ਜੋ ਸ਼ਹਦ ਪੀਏ। ਅਨੁਰਾਗ=ਪੁ ਮਮਈ, ਪ੍ਰੇਮ ਵਾਲੀ। 
ਅਰਥ: 
(ਸੀ ਗੁਰੂ ਜੀ ਦੇ) ਚਰਣਾਂ ਕਮਲਾਂ ਦੀ ਸ੍ਰੇਸ਼ਟ ਧੂੜੀ (ਮਾਨੋ) ਡਾਢੀ ਸੁੰਦਰ ਪਿਰਾਗ ਹੈ, (ਇਸ 
ਉਪਰ) ਆਪਣੇ ਭਉਰੇ (ਵਰਗੇ) ਮਨ ਨੂੰ ਲੁਭਾਇਮਾਨ ਕਰਕੇ ਮੈ ਹੁਣ ਪ੍ਰੇਮ ਮਈ ਕਥਾ 
(ਅੱਗੋ) ਆਖਦਾ ਹਾਂ। 
ਭਾਵ: 
ਹਰ ਅਧਯਾਯ ਦੇ ਅਰੰਭ ਵਿਚ ਹੁਣ ਅੱਡ ਅੱਡ ਸੁੰ ਦਰਤਾਈ ਨਾਲ ਸਤਿਗੁਰ ਜੀ ਦੇ ਚਰਣਾਂ ਦੀ 
ਟੇਕ ਨੂੰ ਆਪਣੀ ਕਥਾ ਦਾ ਆਸਰਾ ਵਰਣਨ ਕਰਦੇ ਜਾ ਰਹੇ ਹਨ। 
ਚੌਪਈ: 
ਬਾਲਾ ਕਹਿਤਿ ਸੁਨਤਿ ਸ਼ੀ ਅੰਗਦ। 
ਤ੍ਰਿਪਤ ਨ ਹੋਤਿ ਸ਼ੁਵਨ ਪੁਟਾ ਪੀਏ |? ਕੰਨਾਂ ਦੇ ਡੋਨੇ। ਪੀਂਦੇ ਹੋਏ। 
ਜੇ ਨਾਨਕ ਅਸਥਾਨੀ' ਥੀਏ ॥੨॥ 'ਭਾਵ ਸ਼੍ਰੀ ਗੁਰੂ ਅੰਗਦ ਦੇਵ ਜੀ। 
ਬਿਦਤ ਨ ਕਰਤਿ ਕਲਾ ਜਿਨ ਗੋਈ।! _'ਛੁਪਾਈ ਹੈ। 
ਸੁਨਹਿੰ ਅਜਾਨ ਸਮਾਨ ਸੋਈ। 
ਤ੍ਰਿਕਾਲੌਗ ਦਰਸ਼ੀ' ਸਭਿ ਜਾਨੈ'। ਤਿੰਨਾਂ ਕਾਲਾਂ ਦੇ ਗਿਆਤਾ ਤੇ ਸਾਖੀ। 
ਗੁਪਤ ਬਿਦਤ! ਨਿਜ ਰਿਦੈ ਪਛਾਨੈ” 'ਪੁਗਟ। 
॥੨੩॥ 
ਜਿਉ ਸਾਂਗੀ ਬਹੁ ਬੇਖ ਕਰੇਈ। 
ਏਕ ਜੋਤਿ ਦਸ ਰੂਪ ਧਰੇਈ। 
ਅਪਨਾ ਆਪ ਨ ਕਬਹਿ ਜਨਾਯੋ। 
ਭਗਤਿ ਰੂਪ ਧਰਿ ਭਗਤਿ ਕਹਾਯੋ 
॥੪|| 
ਦੋਹਰਾ: 


ਸਾਂਗੀ ਪਾਛਲ' ਬੇਖ ਕੋ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 674 


ਕਬਿ ਨ ਬਤਾਵਹਿ ਸੋਇ। 

ਬੇਖ ਧਰੇ ਜਸ! ਕ੍ਰਿੱਤ” ਤਸਾ, ਮੈਸਾ। “ਕਰਤਬ ਕਰਦਾ ਹੈ। “ਤੈਸਾ। 
ਇਹ ਜਾਨਹਿ ਸਭਿ ਕੋਇ ॥੫॥ 

ਸ਼ੀ ਬਾਲਾ ਸੰਧੁਰੁ ਵਾਚ ॥ 

ਦਹਰਾ : 

ਭਈ ਏਮਨਾਵਾਦ ਮਹਿ, 

ਇਹ ਬਿਧਿ ਕਥਾ ਸੁਜਾਨ। 

ਅਬ ਤਲਵੰਡੀ ਕੀ ਕਹੋ', 

ਸੁਨਿਯੈ ਦਯਾ ਨਿਧਾਨ! ॥੬॥ ਭਾਵ, ਹੇ ਸ੍ਰੀ ਗੁਰੂ ਅੰਗਦ ਦੇਵ ਜੀ। 
ਚੌਪਈ: 'ਸੁਖਾਂ ਦੀ ਖਾਣ (ਸਤਿਗੁਰੂ ਨਾਨਕ ਦੇਵ ਜੀ) ਦਾ। 
ਬਾਲਾ ਧਰਿ ਧਯਾਨ'' ਸੁਖਰਾਸੁ।' “ਪਾ:-ਧਰੇ ਧਯਾਨ। 

ਉਚਰਨ ਲੌਗਾ ਬਹੁਰ ਇਤਿਹਾਸੂ। 

ਪੂਰਬ ਤਲਵੰਡੀ ਹੋਂ ਆਯੋ। 

ਕਾਲੂ ਕੋ ਕਿਹ ਜਾਇ ਸੁਨਾਯੋ ॥੭॥ 

ਸੁਨਿ ਕਰਿ ਤੂਰਨ ਆਵਾ ਧਾਈ। 

ਬੂਝਨ ਲਗਾ ਕੁਸ਼ਲ ਮੁਝ ਤਾਂਈ। 

ਦੇ ਕਰਿ ਕੁਸ਼ਲ ਨਾਨਕੀ ਕੀ ਤਬ। 

ਪੁਨ ਨਾਨਕ ਬਿਰਤਾਂਤ ਭਨਯੋ ਸਭਿ 

॥੮॥ 

“ਰਹੇ ਤੀਨ ਦਿਨ ਸਰਿਤਾ' ਮਾਂਹੀ। 

ਨਿਕਸੇ ਬਹੁਰ ਕਰੀ ਕ੍ਰਿਤ ਨਾਂਹੀ। 

ਆਪਨ ਕੋ! ਸਭਿ ਦਰਬ ਲੁਟਾਯਾ। 

ਤਬਹਿ ਨਿਬਾਬ ਹਿਸਾਬ ਕਰਾਯਾ ॥੯॥ 


ਦਹਰਾ. 





ਤਿਹ ਨੌਰ ॥੧੦॥ 
ਚੌਪਈ: 

ਰਹਯੋ ਸ਼ੀ ਚੰਦ ਪੁਰਿ ਸੁਲਤਾਨਾ। 
ਮੂਲਾ ਲੇ ਕਰਿ ਸੁਤਾ ਪਯਾਨਾ'। ' 
ਪੁਨਿ ਮਸੀਤ ਮਹਿ ਜੈਸੇ ਹੋਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 675 


ਕਾਲੂ ਢਿਗ ਮੈ ਭਾਖੀ ਸੋਈ ॥੧੧॥ 

“ਸ਼ੀ ਨਾਨਕ ਲਖਿ ਹਰਿ ਅਵਤਾਰਾ। 

ਕੁਲ ਤੁਮਰੀ ਮਹਿ ਭਯੋ ਉਜਾਰਾ”। 'ਚਾਨਣਾ। 
ਬੈਸੇ ਵਹਿਰ ਅਬਹਿ ਉਦਿਆਨਾ। 

ਕਬਿ ਕਬਿ ਆਵਹਿ ਸੁਸਾ ਸਥਾਨਾ!” 'ਬੇਬੇ ਦੇ ਘਰ। 
॥੧੨॥ 

ਸੁਨਿ ਕਰਿ ਕਾਲੂ ਰਿਸ ਉਪਜਾਈ। 

ਬਹੁ ਬਿਧਿ ਮੁਝ ਸੋ ਕੀਨਿ ਲਰਾਈ। 

“ਨਾਨਕ ਕਰਤੋ ਬਹੁਤ ਕਮਾਈ। 

ਸੋ ਬਾਲੇ ਤੈ ਦੀਨਿ ਗਵਾਈ ॥੧੩॥ 

ਦੁਹਰਾ: 

ਮੋਦੀ ਕ੍ਰਿਤ ਮਹਿ ਦਰਬ ਬਹੁ, ਵਧਤਿ 

ਆਵਤੋ ਹਾਥ। 

ਸੋ ਬਾਲੇ ਤੈ' ਖੋਇ ਕਰ, ਦੀਨ ਫਕੀਰਨ 

ਸਾਥ ॥੧੪॥ 

ਚੌਪਈ: ਭਾਵ ਗੁਰ ਨਾਨਕ ਜੀ ਨੂੰ। 
ਤਾਂਹਿ' ਰਲਾਇ ਫਕੀਰਨ ਮਾਂਹੀ। 

-ਕੁਲ ਉਧਰੀ- ਤਬ ਮੁਝ ਸੋ' ਪ੍ਰਾਹੀ। _ 'ਆਖਦਾ ਹੈਂ। 
ਸੁਖ ਸੋ ਆਪ ਆਨਿ ਘਰ ਬੈਸਾ। 

ਦਰਬ ਲੁਟਾਵਤਿ ਨਹੀਂ ਰਖੇਸਾ ॥੧੫॥ 

ਇਕਠੋ ਦਰਬ ਨ ਕਛੁ ਕਰਿਵਾਯੋ। 

ਜੋ ਆਵਤਿ ਸਭਿ ਬਾਦ ਲੁਟਾਯੋ। 

ਖਾਵਤਿ ਖਰਚਤਿ ਇਕਸੀ' ਜੋਰੀ।? 'ਇਕੋ ਜੇਹੀ। “ਜੋੜੀ (ਤੁਸੀਂ ਦੋਵੇਂ)। 
ਧਨ ਕੀ ਗਮੀ ਨ ਮਨ ਮੈਂ ਥੋਰੀ` 

॥੧੬॥ 

ਸੁਨਿ ਕਰਿ ਮੈ' ਪੁਨ ਬਚਨ ਅਲਾਏ। 

ਸੁਤਾ! ਸੁਤਾਪਤਿ? ਬੂਝਹੁ” ਜਾਏ। ਪੁੱਤ੍ੀ। “ਭਾਈ ਜੈਰਾਮ ਜੀ ਨੂੰ। ਘੁੱਛਹੁ। 
ਬਿਨਾ ਲਖੇ ਕਿਉ ਕਰਿਹੋ ਰੋਸੂ। 

ਤਿਨਹਿਂ'_ਬੂਝਿ!, ਮੁਝ ਦੀਜੈ ਦੋਸ਼ੂ 'ਪੁੱਛਕੇ। 
॥੧੭॥ 

ਰਿ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 








ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਖੋਇ। 

ਸ਼ੀ ਨਾਨਕ ਸੰਗ ਰਹਤਿਓ, ਜਾਨਤਿ ਹੈ 

ਸਭਿ ਕੋਇ ॥੧੮॥ 

ਚੌਪਈ: 

ਧਨ ਕੀ ਮੁਝ ਕੋ ਰੰਚ ਨ ਚਾਹੀ। 

ਜਨਮ ਸੁਧਾਰ ਲਖੋ? ਭਵ ਮਾਂਹੀ।2 'ਜਾਣਦਾ ਹਾਂ। “ਸੰਸਾਰ ਵਿਚ। 
ਮੋ ਸੰਗ ਕਿਉ ਝਗਰਹੁ ਤੁਮ ਐਸੇ। 

ਬੂਝਹੁ ਸੁਤਾ! ਭਈ ਬਿਧਿ ਜੈਸੇ” 'ਬੀਬੀ ਜੀ ਨੂੰ। 
॥੧੯॥ 

ਇਹ ਬਿਧਿ ਸੁਨਿ ਕਾਲੂ ਤਹਿੰ ਗਯੋ। 

ਕਾਲ ਬਿਤੀਤ ਕੁਛਕ ਤਹਿ ਭਯੋ। 

ਆਵਾ ਤਲਵੰਡੀ ਮਰਦਾਨਾ। 

ਨਿਜ _ਪਰਵਾਰ _ਮਿਲਯੋ ਸੁਖ ਮਾਨਾ 





॥੨੦॥ 
ਸੁਨਿ ਕਾਲੂ ਪੁਨ ਲਯੋ ਬੁਲਾਈ। 
“ਕਹੁ ਸੁਧਿ ਨਾਨਕ, ਹੈ ਕਿਹ ਥਾਂਈ। 


ਅਵਿਲੋਕਯੋ ਕੋ ਬਿਧਿ ਤਿਹ' ਜਾਹੀ। 
ਰਹਜਯੋ _ਬਾਵਰਾ ਕੈ ਸੁਧਿ ਪਾਈ"?? 
॥੨੧॥ 


<< 


ਦਹਰਾ : 

“ਸੁਧ ਨਾਨਕ ਕੀ ਲੇਹੁ ਤੁਮ, 

ਸੁਨਹੁ ਕਾਨ ਜਜਮਾਨ ! 

ਗਟੀ! ਨ ਗੁਨਿਯੇ, ਤਿਨ ਕਰਯੋ, ਮਗਿਣਤੀ। 
ਸਭਿ ਕੁਲਿ ਕਾ ਕਲਜਾਨ ॥੨੨॥ 

ਚੌਪਈ: ਜੋ ਸਭ ਤੋ ਪਰੇ ਹੈ। 
ਪਰਮ ਰੂਪ ਪਰਮੇਸ਼ੂਰ ਪਰਾ। 

ਸੋ ਤੁਮ ਘਰ ਤਨ ਧਰਿ ਅਵਤਰਾ।' 'ਪੂਗਟਿਆ ਹੈ। 
ਮੰਦਮਤੀ ਕਲਿਕਾਲ ਬਿਸਾਲਾ”। 'ਬੜਾ। 
ਛੁਟਵਾਵਹਿ _ਬਹੁ _ ਨਰ __ ਜਮਜਾਲਾ! 'ਜਮਫਾਸ ਤੋਂ'। 
॥੨੩॥ 

ਭੇਵ ਨ ਤਿਨ ਕੋ ਜਾਨਯੋ ਜਾਵਹਿ। 

ਕਰਮ ਹੇਰਿ ਅਚਰਜ ਉਰ ਆਵਹਿ। 


676 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਪੀਰ ਮੀਰ ਨਹਿ ਸਮਸਰ' ਕੋਈ। ਉਸਦੇ) ਤੁੱਲ। 
ਕਲਾ _ਬਿਸਾਲ ਰਖੀ ਜਿਨ ਗੋਈ! 'ਛਿਪਾ ਕੇ। 
॥੨੪॥ 

ਕਿਯੋ ਏਮਨਾਵਾਦ ਪਯਾਨਾ। 

ਹੌਂ` ਭੀ ਗਯੋ ਸੰਗ ਤਿੰਹ ਥਾਨਾ। 

ਟਿਕੇ ਤਹਾਂ ਮੈ ਅਯੋ ਅਵਾਸਾ। 
॥੨੫॥ 

ਦੋਹਰਾ: 

ਸੁਨਿ ਸ਼੍ਰੋਨਨ ਮੈ' ਬਚਨ ਇਹ, 

ਕਾਲੂ ਰਿਸਿ ਅਧਿਕਾਇ। 

ਭੇਦ ਨ ਸੁਤ ਕੋ ਜਾਨਿ ਹੀ, 

ਤਿਹ ਪੁਤਿ ਪਰੁਖ ਅਲਾਇ!' ॥੨੬॥ 
ਚੌਪਈ: 

“ਕਯਾ ਬੋਲਤਿ ਮੂਰਖ ! ਮੁਖਬਾਤੀ। 
ਮੰਦ ਮਤੀ ਹੈ ਡੂਮ ਕੁਜਾਤੀ। 

ਮੁਝ ਕੋ ਕਹੈ -ਭਯੋ ਅਵਤਾਰਾ-। 
ਜਿਨ _ਸਗਰੋ ਮਮ _ਸਦਨ _ਉਜਾਰਾ 
॥੨੭॥ 

ਗਯੋ ਹਮਾਰੈ ਤੇ, ਮੈ ਜਾਨੀ। 

ਜਿਸ ਨੈ ਰੀਤਿ ਫਕੀਰੀ' ਠਾਨੀ। ” 
ਇਉ ਕਹਿ ਮੋਚਤਿ' ਲੋਚਨ ਨੀਰੂ। 
ਸੁਤ ਕੇ ਦੁਖ ਮੈਂ ਭਯੋ ਅਧੀਰੂ' 
॥੨੮॥ 

ਰਾਇ ਨਿਕਟਿ ਕਿਹ! ਜਾਇ ਸੁਨਾਵਾ। 
“ਸੁਧਿ ਲੇ ਕਰਿ ਮਰਦਾਨਾ ਆਵਾ। ? 
ਹਰਖ ਅਧਿਕ ਕਰਿ ਨਿਕਟਿ ਬੁਲਾਵਾ। 
ਬੂਝਨ ਹਿਤ ਸੁਖ ਬਚਨ _ਅਲਾਵਾ 
॥੨੯॥ 

ਦਹਰਾ : 

'ਸ਼ੀ ਨਾਨਕ ਸੁਧਿ ਦੀਜਿਯੇ, 

ਕੈਸੇ ਕੀਨੋ ਰੰਗ। 





677 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 678 





ਕੌਨ ਬੇਖ ਤਨ ਮੈ ਧਰਯੋ ? 

ਕਯੋ ਤੈ ਤਜਯੋ ਸੁ ਸੰਗ” ॥੩੦॥ 

ਚੌਪਈ: 

ਕਹਿ ਮਰਦਾਨਾ “ਸੁਨਿਯੇ ਰਾਇ ! 

ਨਾਨਕ ਧਾਰਜਯੋ ਰੂਪ ਖੁਦਾਇ। 

ਕਿਹ ਕੀ ਉਪਮਾ ਦੇਵੋ” ਤਾਂਹੀ। 

ਤਿਨ ਕੀ ਸਮ ਕੋ ਦੀਸਤਿ ਨਾਹੀ 

॥੩੧॥ 

ਨਰ ਮਹਿ ਐਸੇ ਕਰਮ ਨ ਕੋਊ। 

ਜਿਹ ਬਿਧਿ ਕੇ ਜਗ ਕਰਿਹੀ ਸੋਊ। 

ਪੀਰਨ ਕੇ ਸਿਰ ਰਾਜਤਿ ਪੀਰਾ। 

ਮੀਰਨ ਕੇ ਸਿਰ ਮੀਰ ਗੰਭੀਰਾ ॥ ੩੨ ॥ 

ਦੂਖ ਨ ਭੂਖ ਨ ਵਯਾਪਹਿ' ਕੋਊ। 'ਨਹੀਂ ਲਗਦੀ ਹੈ। 

ਕਲਾਵਾਨ ਚਾਹੈ ਕਰਿ ਸੋਉ!। ? 'ਜੋ ਚਾਹੇ ਕਰਦਾ ਹੈ। 

“ਸਾਧੁ ਸੁਧ” ਸੁਨਿ ਭਾਖਤਿ” ਰਾਊ। 'ਸ਼ਾਬਾਸ਼ (ਅ) ਚੰਗਾ (ਏ) ਸੰਤ ਹੈ। “ਆਖਦਾ 
ਹੰ। 


“ਜਸੁ! ਅਸੁ ਹੀ?, ਜਸ” ਕੀਨੋ“ ਗਾਉ 'ਯਸ਼। “ਐਸਾ ਹੀ ਹੈ। 'ਜੈਸਾ। “ਕੀਤਾ ਹੈ। 


॥੩੩॥ “ਤੈਂਨੇ) ਗਾਉਣਾ। 


ਦੋਹਰਾ: 'ਮੇਰੀ। 

ਬਿਰਧਿ ਭਈ ਮਮ! ਦੇਹਿ ਅਬ, 
ਮਰਦਾਨਾ ! ਸੁਨਿ ਬੈਨ। 

ਕੈਸੇ ਦਰਸ਼ਨ ਹੋ ਕਰੋਂ, ਸ਼ੀ ਮੁਖ 

ਕਰੁਨਾਐਨ' ॥੩੪॥ 

ਚੌਪਈ: 

ਚਿਤ ਚਕੋਰ ਕੋ ਚਾਹਿ ਬਿਸਾਲਾ। 

ਰਾਂਕਾ ਸ਼ਸ਼ਿ' ਸੋ ਦਰਸ ਦਯਾਲਾ। ਪੂਰਨਮਾਸ਼ੀ ਦੇ ਚੰਦੂਮਾਂ। 
ਚਿਤ ਚਾਤ੍ਰਿਕ ਕੋ ਸ੍ਰਾਂਤਿ ਸਰੂਪਾ। 

ਮਨ _ਮਲਿੰਦ! ਪਦ _ਕੰਜ _ਅਨੂਪਾ? 'ਭੌਰਾ ਹੈ। “ਸੁਹਣੇ ਚਰਣਾਂ ਕਵਲਾਂ ਦਾ। 
॥੩੫॥ 

ਕਰਿ ਮਰਦਾਨੇ ! ਕਾਰਜ ਮੇਰਾ। 

ਹੋਵੋ ਰਿਣੀ ਸਦਾ ਮੈ' ਤੇਰਾ। 

(ਰਾਇ ਬੁਲਾਰ ਦਾ ਮਰਦਾਨੇ ਅੱਗੇ ਤਰਲਾ) 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 679 


ਤਵ ਅਸਾਨ! ਕਬਿ ਮਨ ਨ ਭੁਲਾਊਂ। __ 'ਅਹਿਸਾਨ। 

ਜੇ _ਦਰਸ਼ਨ ਨਾਨਕ _ਅਬ ਪਾਊ” 'ਪਾ:-ਜੇ ਦਰਸ਼ਨ ਸ਼੍ਰੀ ਨਾਨਕ ਪਾਊਂ'। 
॥੨੩੬॥ 

ਕਰਿ ਮੁਝ ਪਰ ਇਹ ਪਰਉਪਕਾਰਾਂ। __'ਪਾ:-ਭਲ ਉਪਕਾਰਾ। 
ਦਰਸਾਵਹੁ ਦਰਸ਼ਨ ਇਕ ਬਾਰਾ। 

ਜਿਉ” ਰੰਕਹਿ ਕੋ ਪਾਰਸ ਦੇਈ। 

ਜਸ _ਆਮੀ ਕੋ! ਆਮ ਮਿਟੇਈ?? "ਜਿਵੇਂ ਰੋਗੀ ਦਾ। “ਰੋਗ ਦੂਰ ਕਰੇ। 
॥੩੭॥ 


<< 


ਦਹਰਾ : 

ਬੋਲਯੋ ਮਰਦਾਨਾ ਬਚਨ, 
“ਤੁਮਰਾ ਕਾਰਜ ਰਾਇ ! 

ਕਿਉ ਨ ਕਰੋਂ ਮੈ ਬੇਗ' ਸੋ, 
ਜਿਹ ਤੇ ਸਭਿ ਸੁਖ ਪਾਇ ॥੩੮॥ 
ਚੌਪਈ: 

ਪੁਨਿ ਨਾਨਕ ਮਮ ਪਾਨਹਿੰ? ਨਾਂਹੀ। 
ਹੇਰਨ ਚਾਹਿ ਜਿ ਤੁਮ ਮਨ ਮਾਂਹੀ। 
ਬਾਲੇ ਕੋ ਬੁਲਾਇ ਦਿਹੁ ਸੰਗਾ। 
ਦੋਨੋਂ ਗਮਨੈ' ਸਹਿਤ ਉਮੰਗਾ ॥ ੩੯ ॥ 
ਜਾਇ ਅਗਾਰੀ ਬਿਨਤੀ ਕਰਿਹੀਂ। 
ਤੁਮ ਆਇਸ ਕੋ ਸਿਰ ਪਰ ਧਰਿਹੀਂ। 
ਜਬ ਹੀ ਸੁਨੈ'” ਸੰਦੇਸ਼ ਤੁਮਾਰੇ। 
ਆਵਹਿੰਗੇ _ਤਬ _ ਲੇਹੁ _ਨਿਹਾਰੇ” 
॥੪੦॥ 

ਅਬਹਿ ਏਮਨਾਵਾਦ ਟਿਕੇਈ। 


ਆਨਹਿ! ਜਾਇ, ਨ ਅਨਤ ਸਿਧੇਈ?। ” 'ਲੈਆਵੀਏ। “ਕਿਤੇ ਹੋਰਥੇ ਨਾਂ ਚਲੇ ਜਾਣ (ਅ) 
ਜੇ ਨਹੀਂ ਚਲੇ ਗਏ। 





॥੪੧॥ 

ਦੋਹਰਾ: 

ਭਨਤਿ ਭਯੋ ਬਾਲਾ ਸੁਨਹੁ, ਸੁ ਅੰਗਦ 
ਗਤਿਦਾਇ ! 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭੇਜਯੋ ਮਾਨਵ ਨਿਕਟ ਮੁਝ, ਲੀਨੋ ਬੇਗ 
ਬੁਲਾਇ ॥੪੨॥ 

ਚੌਪਈ: 'ਰਾਇ ਬੋਲਿਆ 
। “ਕਰਿ ਕਾਰਜ ਬਾਲੇ ਮੁਝ ਮੀਤਾ ! 
ਸ਼ੀ ਨਾਨਕ ਕੀ ਤੁਝ ਬਹੁ ਪ੍ਰੀਤਾ। 
ਮਰਦਾਨੇ ਕੇ ਸੰਗ ਸਿਧਾਵਹੁ। 

ਕਰਹੁ _ਕ੍ਰਿਤਾਰਥ ਨਾਨਕ _ਲਯਾਵਹੁ 
॥੪੨॥ 

ਜੇਕਰਿ ਨਹਿਂ ਆਵਹਿ ਤੁਮ ਕਹੇ। 

ਮਮ ਬਿਨਤੀ ਭਨਿਯੇ ਪਦ ਗਹੇ। 
-ਏਕਵਾਰ ਚਲਿ ਦਰਸ਼ਨ ਦੀਜੈ-। 
ਕਹਿਯੇ ਤਿਨ ਕੋ _-ਕਰੁਨਾ! ਕੀਜੈ-? 
॥੪੪॥ 

ਮੈ' ਬੋਲਯੋ “ਭੋ ਰਾਇ ਬੁਲਾਰੂ ! 

ਤੁਮਰੇ ਕਹੇ ਜਾਉ ਸਤਿ ਵਾਰੂ'। 

ਸ਼ੀ ਨਾਨਕ ਸੋ” ਹੇਤ ਤੁਮਾਰਾ। 
ਆਵਹਿੰਗੇ ਨਹਿ ਲਾਇ ਅਵਾਰਾ” 
॥੪੫॥ 

ਭਗਤਿ ਵਛਲਤਾ ਤਿਨ ਕੋ ਬਿਰਦਾ। 
ਜਿਨਕੇ ਧਯਾਨ ਬਿਨਾਸਹਿ ਪਰਦਾ।! 
ਚੇਤਹਿੰ” ਬਾਰਿ ਬਾਰਿ ਤੁਮ ਤਾਂਈ। 
ਦੀਨਬੰਧੁ ਸ੍ਰੀ ਪੁਭੁ ਜਗਸਾਂਈਂ` ॥੪੬॥ 





ਦਿਹਜਾ. 

ਸੁਨਿ ਕਰਿ ਹਰਖਯੋ ਰਾਇ ਉਰ, 
“ਸ਼ੀ ਨਾਨਕ ਢਿਗ ਆਨਿ। 

ਕਰਿ ਹੈ ਭਲਾ ਖੁਦਾਇ ਤੁਝ, 
ਪਰਉਪਕਾਰ ਪਛਾਨ” ॥ ੪੭॥ 
ਚੌਪਈ: 

ਬਾਲਾ ਅਰ ਮਰਦਾਨਾ ਦੋਊ। 

ਭਏ ਤਯਾਰ ਚਲਨ ਕੋ ਸੋਊ। 

ਤੂਰਨ ਗਏ ਨ ਕਰੀ ਅਵਾਰੂ।' 
ਨਗਰ' ਏਮਨਾਬਾਦ ਮਝਾਰੂ!' ॥੪੮॥ 


680 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 681 


ਜਹਿੰ ਬੈਸੇ ਅਘ! ਓਘ ਨਿਕੰਦਨਾ। ਪਾਪਾਂ ਦੇ। ਸਮੂਹ ਨੂੰ। “ਨਾਸ਼ ਕਰਨ ਵਾਲੇ। 
ਜਾਇ ਕਰੀ ਜੁਗ! ਪਦ” ਪਰ ਬੰਦਨ। __'ਦੋਹਾਂ ਨੇ। “ਚਰਨਾਂ ਤੇ। 

“ਚਿਤ ਮਹਿ ਚਿੱਤ ਨਿੰਤ ਕਰਤਾਰੇ।” _ 'ਚੇਤੇ। 

ਬੂਝੀ' ਕੁਸ਼ਲ ਛੇਮ ਸਤਿਕਾਰੇ ॥੪੯॥ _ 'ਪੁੱਛੀ। 

“ਖੁਸ਼ੀ ਸਕਲ ਹੈ ਰਾਇ ਸਰੀਰੂ। ” 

ਸੁਨਿ ਬਾਲਾ ਬੋਲਯੋ ਉਰ ਧੀਰੂ ॥ 

“ਤੁਮਨੈ ਸਭਿਹਿ ਕੁਸ਼ਲ ਕਰਿ ਦੀਨੀ। 

ਰਾਇ ਬਿਨੈ ਰਾਵਰ ਸੋਂ! ਕੀਨੀ ॥੫੦॥ 

ਦਹਰਾ ; 

ਅਤਿ ਦੀਨ। 

ਤੁਮ ਦਰਸ਼ਨ ਕੀ ਲਾਲਸਾ, ਕਮਲ! 'ਜਿਵੇਂ) ਕਮਲ। “ਦੀ (ਹੁੰਦੀ ਹੈ) ਸੂਰਜ ਬਿਨਾਂ। 
ਅਰਕ ਜਿਉ” ਹੀਨ? ॥੫੧॥ 

ਚੌਪਈ: 

ਕਰਹੁ ਮਨੋਰਥ ਪੂਰਨ ਤਿਸ ਕੋ। 

ਪਦ! ਪੰਕਜ ਮਹਿ ਪੇਮੰ ਜਿਸ ਕੋ। 

ਜਿਉ ਸੁਕਤਾ! ਸਾਗਰ ਪਰ ਤਰਿਹੀ। 

ਸ੍ਰਾਂਤਿ ਬੂੰਦ ਤਿਹ ਮੁਖ ਮਹਿ ਪਰਿਹੀ 

॥੫੨॥ 

ਤਿਉ ਤੁਮ ਅਪਨਾ ਬਿਰਦ ਸੰਭਾਰੀ। 

ਚਲਿ ਕਰਿ ਦਰਸ਼ਨ ਦਿਹੁ ਇਕਵਾਰੀ। ” 

ਸੁਨਿ ਕਰਿ ਸ਼ੀ ਮੁਖ ਬਚਨ ਉਚਾਰੇ। 

“ਕਾਲੂ _ਕਰਿਹੀ _ਕਲਹਿ! ਨਿਹਾਰੇ? 

॥੫੩॥ 

ਮਿਲਨਾ ਰਾਇ ਜਰੂਰਹਿ ਜਾਈ। ' 

ਸੋਚ ਬਿਮੋਚਹਿ ਸੋਚਹਿ! ਆਈ”। 'ਚਿੰਤਾ ਹਰਨ ਵਾਲੇ ਨੂੰ ਸੋਚਾਂ। ਆਈ ਆਂ। 
“ਕਿਹ ਬਿਧਿ ਕਰਹਿਂ? ਰਾਇ ਉਰ 

ਪ੍ਰੀਤਾ। 

ਤਿਹ ਬਚ ਕਰਿ ਨ ਜਾਇ ਬਿਪਰੀਤਾ' ” 

॥੫੪॥ 


<< 


ਦਹਰਾ : 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 682 





ਸੋ, ਰਾਇ ਬੁਲਾਰ। 

ਜੇ ਹੋਵਹਿ ਬਲ ਤਨ ਵਿਖੈ, ਆਵੋ” ਸਿਰ 

ਕੇ ਭਾਰ ॥੫੫॥ 

ਚੌਪਈ: /ਸਿਥਿਲ। 

ਬੈਸ ਬਿਰਧ, ਬਿਹਬਲ' ਭੀ ਦੇਹੀ। 

ਲੋਚਨ ਗੋਚਰ ਹੀਨ, ਸਨੇਹੀ।? 'ਤੁਸੀਂ) ਲੋਚਨ ਗੋਚਰੇ ਨਹੀਂ ਹੋ ਹੇ ਪਿਆਰੇ !। 
[ਸੰਸ. ਲੋਚਨ ਗੋਚਰਮ ਦ੍ਰਿਸ਼ਟੀ ਦੇ ਘੇਰੇ ਵਿਚ। 
ਲੋਚਨ ਗੋਚਰ ਹੀਨ ਦ੍ਰਿਸਟਿ ਅਗੋਚਰ।] (ਅ) 
ੇਤ੍ਰਾਂ ਤੋਂ ਘੱਟ ਦਿੱਸਦਾ ਹੈ। “ਤੁਸੀਂ) ਲੋਚਨ 
ਗੋਚਰੇ ਨਹੀਂ ਹੋ ਹੇ ਪਿਆਰੇ !। [ਸੰਸ. ਲੋਚਨ 
ਗੋਚਰਮ ਦ੍ਰਿਸ਼ਟੀ ਦੇ ਘੇਰੇ ਵਿਚ। ਲੋਚਨ ਗੋਚਰ 
ਹੀਨ ਦ੍ਰਿਸ਼ਟਿ ਅਗੋਚਰ। ॥ (ਅ) ਨੇਤ੍ਹਾਂ ਤੋਂ ਘੱਟ 
ਦਿੱਸਦਾ ਹੈ। 

ਦਰਸ਼ਨ ਦਾਨ ਆਨਿ ਗਤਿ ਦਾਨਾ”। ਮੁਕਤੀ ਦਾਤੇ। 

ਦੇਵਹਿਂ, ਸਫਲ ਜਨਮ ਤਬ ਮਾਨਾ 

॥੫੬॥ 

ਜਿਉ” ਸਰਿਤਾ ਨਿਸ਼ਫਲ ਬਿਨ ਬਾਰੀ।! _ 'ਜਲ ਤੋਂ' ਬਿਨਾਂ। 

ਹੀਨ ਮਯੰਕ' ਸਰਬਰੀ? ਕਾਰੀ।” 'ਬਿਨਾਂ ਚੰਦਮਾਂ ਦੇ। “ਰਾਤ। ਕਾਲੀ ਹੁੰਦੀ ਹੈ। 


ਜਿਉ' ਅਨਾਥ ਬਿਨ ਭਰਤਾ! ਨਾਰੀ। ਪਤੀ ਬਿਨਾਂ। 
ਤਿਉਂ ਤੁਮ ਮਯ ਬਿਨ'! ਦੇਹ ਹਮਾਰੀ” 'ਕ੍ਰਿਪਾ ਬਿਨਾਂ। 'ਪਾ:-ਜਾਨੋ ਮਯਾ ਨ। 


॥੫੭॥ 

ਸ਼ੀ ਮੁਖ ਕਹਿ 'ਜੋ ਰਾਇ ਉਚਾਰਾ। 
ਤਿਸਕਾ ਹੈ ਹਮਰੇ ਸਿਰ ਭਾਰਾ। 

ਚਲਿ ਉਤਾਰ ਆਵਹਿ' ਅਬ ਬਾਲਾ !” 
ਲਾਲੋ ਸੋ, ਬੋਲੇ ਤਿਹ ਕਾਲਾ ॥੫੮॥ 
ਦੋਹਰਾ: 'ਤੇਰੇ ਜਿਹਾ। 2ਪਿਆਰਾ। "ਪਾ:-ਭੋ। 
“ਤਲਵੰਡੀ ਤੁਝ ਸਾਰਖਾ!, ਮੋ" ਪ੍ਰੀਤਮ 
ਹੈ ਈਠ।? 

ਸੋ _ਚਾਹਤਿ ਹੈ ਰਿੰਦੈ ਮਹਿਂ, ਹਮਰੋ 
ਦਰਸ਼ਨ ਡੀਠ! ॥੫੯॥ 

ਚੌਪਈ: 

ਲੈ ਸੰਦੇਸ਼ਾ' ਤਿਹ ਕੋ ਆਏ। 

ਬਹੁਤ ਪੇਮ ਕਰਿ ਬੋਲ ਪਠਾਏ।! 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਾਵਨ ਹਮਹਿਂ ਜ਼ਰੂਰ ਬਿਸਾਲਾ। 

ਦੇਹੁ ਖੁਸ਼ੀ _ਪਹੁਚਹਿ' _ਤਤਕਾਲਾ” 
॥੬੦॥ 

/ “ਅਬ ਲੋ ਭਯੋ ਨ ਪੂਰਨ ਮਾਸੂ। 
ਕਿਉ ਤਜਿ ਕਰਿ ਮਮ ਚਲੇ ਅਵਾਸੂ। 
ਕੈ ਕਛੁ ਅਵਗੁਨ ਹਮ ਤੇ ਭਯੋ। 

ਕਿਉ” ਉਦਾਸ ਨਿਜ ਹਿਰਦਾ ਕਯੋ ? 
॥੬੧॥ 

ਕਿਧੋਂ' ਨ ਮੋ ਤੇ ਹੋਵੀ ਸੇਵਾ॥ 

ਰੰਕ! ਹੀਨ ਧਨ? ਸ਼੍ਰੀ ਗੁਰ ਦੇਵਾ ! 
ਤੁਰਨ ਕੀਨੀ ਗਵਨ ਤਯਾਰੀ। 

ਮੈ ਜਾਚੋ' ਨਿਜ ਮਯਾ ਤੁਮਾਰੀ” ॥੬੨॥ 
ਦਹਰਾ : 

“ਦਯੋਸ ਪਚੀਸ ਅਵਾਸ ਹਮ, ਲਾਲੋਂ ! 
ਰਹੇ ਤੁਮਾਰ। 

ਬਾਸੁਰ ਬਹੁਰੋ ਪੰਚ ਜੇ, ਆਵਹਿ ਤੋਰ 
ਅਗਾਰ` ॥੬੨॥ 

ਚੌਪਈ: 

ਅਸ ਕਹਿ ਚਲੇ ਸਕਲ ਗੁਨ ਖਾਨੀ। 
ਤਬ ਲਾਲੋ ਪਦ ਬੰਦਨ ਠਾਨੀ। 

ਮੰਦ ਮੰਦ ਪਦ ਆਨੰਦ ਕੰਦਾ। 

ਪਦਵੀ! ਧਰਤਿ ਜੁ _ਦਾਸ ਮੁਕੰਦਾ 'ਰਸਤੇ ਵਿਖੇ। 
॥੬੪॥ 

ਸਪਤ ਸਰਬਰੀ! ਪੰਥ? ਬਿਤਾਈ। ਸੱਤ ਰਾਤਾਂ। “ਰਾਹ ਵਿਚ। 
ਚਲਤਯੋ ਤਲਵੰਡੀ ਨਿਯਰਾਈ। 

ਬਾਹਰ ਬੈਸ ਗਏ ਗਤਿ ਦਾਨਾ। 
ਚੰਦੂਭਾਨ ਕੇ ਕੂਪ ਸਥਾਨਾ ॥੬੫॥ 
(ਚੰਦੂਭਾਨ ਦਾ ਖੂਹ) 

ਬਾਲੇ ਕੇ ਪਿਤ ਕੋ ਇਹ ਨਾਮੂ। 

ਆਸਨ ਪਰ ਅਸੀਨ' ਸੁਖਧਾਮੂ। 
ਅੱਗੂਜ ਬੈਸਿ ਗਯੋ ਮਰਦਾਨਾ। 

ਮੈ ਪਾਛੇ, ਮਧ ਮਯਾਨਿਧਾਨਾ” ॥੬੬॥ 





683 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 684 





ਇਤਿ ਸੂਹੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ “ਤਲਵੰਡੀ ਆਵਨ” ਪੁਸੰਗ ਬਰਨਨੰ ਨਾਮ ਚਾਲੀਸਮੋ' 
ਅਧਯਾਯ ॥੪੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 685 


੪੧. [ਗੁਰਚਰਨ ਮੰਗਲ। ਤਲਵੰਡੀ ਆਉਣਾ। ] 





(ਗੁਰੂ ਜੀ ਦਾ ਪ੍ਰ ਵਾਰ-ਗਿਆਨ ਪੁਤੁ ਵਾਲਾ) ॥ ੩੦..॥ 
(ਰਾਇ ਬੁਲਾਰ ਦਾ ਪ੍ਰੋਮ) ॥੩੮..॥ 


<< 


ਦਹਰਾ : 

ਸ਼ੀ ਗੁਰੁ ਪਦ ਨਖ ਕਾਂਤਿ ਜੋ, ਕਵਿਕਾ ਕੇ ਸਮ ਜਾਨਿ। 

ਨਖ=ਨਹੁੰ। ਕਾਂਤਿ=ਸੁੰਦਰਤਾ। ਕਵਿਕਾ=ਲਗਾਮ। [ਸੰਸ. ਕਵਿਕ:] 

ਤਰਲ ਤੁਰੰਗ ਮਨ ਦੇਯ ਮੁਖ, ਕਹੋ' ਕਥਾ ਗਤਿਦਾਨ ॥੧॥ 

ਅਰਥ : 

ਸੀ ਗੁਰੂ ਜੀ ਦੇ ਚਰਨਾਂ ਦੇ ਨਹੁੰਆਂ ਦੀ ਜੋ ਸੁੰਦਰਤਾ ਹੈ (ਉਸਨੂੰ) ਲਗਾਮ ਦੇ ਤੁੱਲ ਜਾਣਕੇ 
ਮਨ ਰੂਪੀ ਚੰਚਲ ਘੋੜੇ ਦੇ ਮੂੰਹ ਵਿਚ ਦੇ ਕੇ ਮੈ' ਮੁਕਤ ਦਾਇਨੀ ਕਥਾ ਕਹਿੰਦਾ ਹਾਂ। 
ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਬੈਸੇ ਸਰੀ ਗੁਰੁ ਰੂਪ ਅਨੂਪਾ। 

ਮੋਰ ਪਿਤਾ ਕੋ ਹੁਤੋ ਜੁ ਕੂਪਾ। 

ਤਹਿਂ ਬਿਲੋਕ ਇਕ ਨਰ ਗਾ! ਨਗਰੀ। _'ਮਨੁਂਖ ਗਿਆ। 

ਘਰ ਕਾਲੂ ਕੇ ਸੁਧਿ ਦਿਯ ਸਗਰੀ 

॥੨॥ 

ਸੁਨਜੋ ਸ਼੍ੋਨ ਜਬ ਕਾਲੂ ਲਾਲੂ। 

ਉਠਿ ਕਰਿ ਗਵਨ ਕਿਯੋ/ ਤਤਕਾਲੂ। 

ਮਨਹੁ ਹੁਤੇ ਬਹੁ ਦਿਨ ਕੇ ਪਯਾਸੇ। 

ਜਲ ਕੋ ਸੁਨਿ ਦੌਰੇ ਤਿਹ ਪਾਸੇ ॥੩॥ 


ਦੋਹਰਾ 'ਮਾਤਾ ਜੀ। ਅਨ ਵਿਚ। 


ਸ਼ਰੋਨਨ ਸੁਨਿ ਜਨਨੀ! ਮਨੰ? 

ਅਰਨਵ! ਮਨਹੁ” ਸਮਾਨ। ਸਮੁੰਦਰ ਵਾਂਗੂੰ। “ਆਨੋ'। 

ਬੀਚੀ! ਜਿਉ ਉਮਗਤਿ? ਚਲੀ 'ਲਹਿਰ। ?ਉੱਛਲਦੀ। 

ਸੁਤ ਰਾਂਕੇਸ਼ ਪੁਮਾਨ2 ॥੪॥ ਪੁੱਤ੍। “ਪੁੰਨਯਾ ਦੇ ਚੰਦ ਜਹੇ (ਵੱਲ)। 


ਚੌਪਈ: 

ਬਤਸ' ਬਿਲੋਕ ਨ? ਬਹੁਤੇ ਬਾਸੁਰ।” 

ਬਛ! ਬਿਛੋਭ ਨਹ” ਛਕ” ਆਤੁਰ।“ 'ਰਿਦਾ। “ਪੋਮ ਨਾਲ ਕਾਂਗਾਂ ਵਿਚ। “ਪੂਰਨ ਹੈ। 
“ਤੇ ਦੁਖੀ ਹੈ। 

ਚਲੀ ਧਾਇ, ਅਟਪਟ? ਪਗ ਪਾਵਹਿ?। _'ਦੌੜਕੇ। “ਬੇਥਵੇ (ਅ) ਅੱਗੇ ਪਿੱਛੇ। “ਚਰਨ 
ਪੈਂਦੇ ਹਨ। 


-ਮਿਲੋ' _ਉਤਾਇਲ- ਅਸ ਮਨ 


ਪੁੱਤ । “ਨਹੀਂ ਦੇਖਿਆ। “ਬਹੁਤੇ ਦਿਨਾਂ ਤੋਂ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 686 


ਲਯਾਵਹਿ ॥੫॥ 

ਸੁਨਿ ਸੁਨਿ ਸਭਿ ਕੁਟੰਬ ਕਿਯ ਗਵਨਾ। 

ਤਹਾਂ ਗਏ ਜਹਿਂ ਥੇ ਗੁਨ ਭਵਨਾ। 

ਜਨਨਿ ਜਨਕ ਆਵਤਿ ਜਬ ਹੇਰੇ। 

ਕਮਲਾਨਨ ਉਠਿ ਕਰਿ ਬਿਨ ਦੇਰੇ 

॥੬॥ 

ਸਭਿਨਿ ਪਦਨ ਪਰ ਬੰਦਨ ਕੀਨੀ। 

ਜਨਨੀ ਹਰਖ ਆਸ਼ਿਖਾ' ਦੀਨੀ। 

ਗਰ ਸੋ ਲਾਇ ਨੀਰ ਦ੍ਰਿਗ' ਜਾਈ। 

ਮਹਾਂ ਮੋਹ ਮਾਤਾ ਬਿਰਮਾਈ' ॥੭॥ 

ਤਜਿ ਨ ਸਕਤਿ ਸੁਤ ਕੋ ਨਿਜ ਅੰਕਾ।' 

ਜਿਉ” ਪਾਵਹਿ ਪਾਰਸ ਕਿਤਿ' ਰੰਕਾ।? 
ਅਸ਼ੂਪਾਤ' ਸੋ', ਭੀਗੇ? ਅੰਗਾ। 

ਮਨਹੁ ਪਰਮ ਪਰਵਾਹਿ ਉਮੰਗਾ ॥੮॥ 

ਦਹਰਾ : 

ਬੇਖ ਗੁਰੂ ਕੋ ਦੇਖਿ ਕਰਿ, ਪਿਤ ਵਿਸ਼ੇਖ 

ਰਿਸ ਮਾਨ। 

ਕਟ! ਕੁਪੀਨ, ਇਕ ਨੁਕਤ? ਕਰ”, ਦੋ 'ਲਕ। 'ਸਾਫਾ। “ਹੱਥ ਵਿਚ। “ਦੋ ਪੱਟਾਂ ਵਾਲੇ ਦੋ 
ਦੁਪਟੇ ਸੰਬਜਾਨ“ ॥੯॥ ਚਾਦਰੇ। 
ਚੌਪਈ: ਲੋਕ ਨਾਲ। “ਚਾਦਰਾ। 
ਕਟਹਿ' ਲਪੇਟਯੋ ਇਕ ਸੰਭਯਾਨਾ”। 

ਦੁਜੋ ਤਨ ਪਰ! ਮਯਾ ਨਿਧਾਨਾ।? ਉੱਤੇ ਲੀਤਾ ਹੋਯਾ। “ਭਾਵ, ਗੁਰੂ ਜੀ ਦੇ। 
ਏਕ ਨੁਕਤ! ਸਿਰ ਊਪਰ ਸੋਹੈ। /ਸਾਫਾ। 
ਮਿਨਤੀ ਜੁਗਲ _ਗਜਨ! ਕਾ_ਜੋ_ ਹੈ 'ਦੋ ਗਜ਼ਾਂ ਦਾ। 
॥੧੦॥ 

ਐਸੋ ਧਯਾਨ ਧਰਤਿ ਸਿਖ ਜੇਊ। 

ਮਨ ਬਾਂਛਤ ਫਲ ਪਾਵਹਿ ਤੇਊ। 

ਜਬ ਕਾਲੂ ਪਿਖਿ ਰਿਸ ਮਨ ਕੀਨੀ। 

ਲਾਲੂ ਸਭਿ ਬਿਧਿ ਮਨ ਮਹਿੰ ਚੀਨੀ 

॥੧੧॥ 

ਸਰਬ ਬਿਧਿਨਿ ਸੁ ਅਧਿਕ ਬੁਧਿਵਾਨਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 687 





ਕਰਿ ਵਿਚਾਰ ਤਿਨ ਬਚਨ ਬਖਾਨਾ। 
“ਹੁਮਰੀ ਤੁਮਰੀ ਏਕਹਿ ਲਾਜਾ। 

ਜਸ __ਅਪਜਸ ਕੋ ਕਾਜ _ਕੁਕਾਜਾ 
॥੧੨॥ 


ਦਹਰਾ : 

ਇਕ ਬਨਾਰਸੀ ਮਾਤ ਹਮ, ਪਿਤਾ ਏਕ 

ਸ਼ਿਵਰਾਮ। 

ਹਮਰਾ ਤੁਮਰਾ ਭੇਦ ਨਹਿੰ, ਹੈ ਏਕੋ 

ਸਭਿ ਧਾਮ ॥੧੩॥ 

ਚੌਪਈ: 

ਮਾਨਹੁ ਬਚਨ ਕਹਯੋ ਅਬ ਮੇਰਾ। 

ਕਠਨਿ ਸੁਭਾਇ ਅਧਿਕ ਹੈ ਤੇਰਾ। 

ਨਹਿਂ ਦੁਰਬਾਕ! ਬਖਾਨਹੁ ਕੋਊ। 

ਰੋਸ ਨਿਵਾਰਹੁ, ਹਿਰਦੇ ਜੋਊ ॥੧੪॥ 

ਆਨਨ ਉਚ਼ਰ ਮਧੁਰ ਬਰ ਬੈਨਾ। 

ਏਕ ਬਾਰ ਲੇ ਚਲੀਏ ਐਨਾ। ? 

ਅਸ ਸੁਨਿ ਕਾਲੂ ਤੂਸ਼ਨ ਰਹਜੋ। 

ਕਰਿ ਵਿਚਾਰ ਨਹਿ ਬਚ ਕਛੁ ਕਹਯੋ 

॥੧੫॥ 

ਲਾਲੂ ਢਿਗ ਹੂੈ ਬਚਨ ਉਬਾਚਾ।' 'ਕਿਹਾ। 

“ਸੁਨਿ ਨਾਨਕ! ਮੈ ਤੁਮਰੋ ਚਾਚਾ। 

ਅੰਤਰ ਤਨਕ ਤੋਰ ਮਮ ਬੈਸਾ।' 'ਫਰਕ ਤੇਰੇ (ਪਿਤਾ ਦੀ ਤੇ) ਮੇਰੀ ਉਮਰ ਦਾ 
ਥੋੜਾ ਹੈ। 

ਮੈ ਹੋਂ ਤੁਮਰੇ ਤਾਤਹਿਂ ਜੈਸਾ! ॥੧੬॥ _'ਪਿਤਾ ਵਰਗਾ। 

ਦਹਰਾ : 

ਜਬ ਬਿਦੇਸ ਉਠਿ ਕਰਿ ਚਲੇ, ਰੁਦਨ 

ਕਰਤਿ ਤਵ ਮਾਤ। 

ਸੁਤ ਕੋ _ਬਿਰਹਿ' _ਬਿਚਾਰਿ ਕੈ, 

ਬਿਲਪਤ” ਬਾਸੁਰ ਰਾਤ ॥੧੭॥ 

ਚੌਪਈ: 

ਕਾਲੂ ਤੁਮਹਿਂ ਕੁਵਾਕ ਉਚਾਰੇ। 

ਚੇਤ ਨ ਕਰਿ, ਚਿਤ ਦੇਹੁ ਵਿਸਾਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨਿਜ ਜਨਨੀ ਦਿਸ਼ ਦੇਖ ਦਯਾ ਕਰਿ। 
ਗਵਨਹੁ!' ਨਹਿ ਬਿਦੇਸ਼” ਰਹੁ ਨਿਜ ਘਰ 
॥੧੮॥ 

ਮਨ ਸਨੇਹ! ਮਹਿ ਮਗਨ ਰਹੈ ਨਿਤ। 
-ਗਯੋ ਬਿਦੇਸ਼ ਹੁਤੋ ਮੁਝ ਇਕ ਸੁਤ-। 
ਯਾਂ ਤੇ ਕਰਤਿ ਬਿਲਾਪ' ਕਲਾਪਾ2'। 


ਸੁਤ ਬਿਰਹਾ ਤੇ ਤਨ ਪਰ _ਤਾਪਾ 
॥੧੯॥ 

ਸੁਨਤਿ ਸ਼੍ਰੋਤ ਸਦਨਹਿਂ ਤੇ ਧਾਈ'।। 
ਬਦਨ ਬਿਲੋਕਨ ਹਿਤ! ਦੁਤਿ! ਆਈ। 
ਵਡੋਂ ਭਾਤ ਹੋ' ਪਿਤ ਸਮ ਜਾਨੋ”। 


॥੨੦॥ 


ਦੋਹਰਾ: 
ਨਿਜ ਨਿਕੇਤ ਚਲਿਯੇ ਅੰਬੈ, ਰਹੋ, ਨ 


ਜਾਉ ਬਿਦੇਸ। 

ਮਾਤ ਪਿਤਾ ਸੁਖ ਦੀਜਿਯੇ, ਦੂਰ ਕਰਹੁ 
ਇਹ ਬੇਸ” ॥੨੧॥ 

ਚੌਪਈ: 

ਗਯਾਨ ਸਾਨ' ਸ਼ੀ ਨਾਨਕ ਬਾਨੀ। 
ਆਨਨ' ਭਨੈ ਅਨਿਕ ਗੁਨ ਖਾਨੀ। 
“ਇਕ ਨਿਕੇਤ ਰੋਕਯੋ! ਕਰਿ ਦਾਵਾ। 
ਜਿਹਤੇ _ਕਬਹਿ ਨ ਹੋਤਿ ਚਲਾਵਾ 
॥੨੨॥ 

ਕੂਰ ਨਿਕੇਤ ਔਰ ਸਭਿ ਜਾਨੇ। 

ਤਿਹ ਨਿਕੇਤ ਸੋ ਜਬ ਮਨ ਮਾਨੇ। 
ਬਿਨਸ ਜਾਇ ਇਹ ਕੂਰ ਪਸਾਰਾ। 
ਫਸਹਿਂ ਬਾਦ ਨਰ ਜਗ _ਜੰਜਾਰਾ 
॥੨੩॥ 

ਬੈਸ ਬਿਹਾਵਹਿ ਵਿਸਰੇ' ਸਾਰੀ। 


688 





ਜਾਵੋ ਨਾ। “ਪਰਦੇਸ਼। 


'ਮੋਹ। 

ਪੁੱਤੂ। 

!ਵਿਰਲਾਪ। “ਬੜਾ। 'ਪਾ:-ਯਾਂ ਤੇ ਕਰਤ ਰਹਤ 
ਬਿਰਲਾਪਾ। 

!ਸਰੀਰ ਪੀੜਿਤ ਹੁੰਦਾ ਹੈ। 


ਘਰੋ ਭੱਜੀ ਆਈ ਹੈ। 

ਵੇਖਣ ਵਾਸਤੇ। “ਛੇਤੀ। 

'ਭਾਵ) ਵਡੇ ਭਰਾ ਕਾਲੂ ਨੂੰ (ਸੈਂ) ਪਿਤਾ ਥਣੀਕ 
ਜਾਣਦਾ ਹਾਂ। 


(ਸਾਈਂ ਤੋ) ਵਿਸਰਿਆਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਗਮਨਹਿਂ ਅੰਤ ਸਮੇ ਕਰ ਝਾਰੀ।! ਹੱਥ ਝਾੜਕੇ। 
ਭੂਰ ਬਿਸੂਰਹਿਂ ਆਗੇ ਜਾਈ। 

ਫਸੇ ਕੂਰ ਮਹਿਂ ਬੈਸ _ਬਿਹਾਈ” 
॥੨੪॥ 

ਦੋਹਰਾ: 

ਲਾਲੂ ਭਾਖੈ “ਤਾਤ ਸੁਨਿ! ਆਈ ਹੈ 
ਤੁਝ ਮਾਤ। 

ਬਹੁਤ ਦਿਵਸ ਕੀ ਦਰਸ ਕੋ, ਅਭਿਲਾਖਾ 
ਅਧਿਕਾਤ' ॥੨੫॥ 

ਚੌਪਈ: 

ਹੋਂ ਚਾਚਾ, ਕਾਲੂ ਪਿਤ ਤੁਮਰਾ। 

ਪਰੇਮ ਕਰਤਿ ਪਰਵਾਰਹਿ ਸਗਰਾ। 
ਚਲਹੁ ਕੁਟੰਬ ਵਿਖੈ ਨਿਜ ਰਹਿਯੈ। 
ਆਨ! ਜਾਨਿ ਕੋ ਨਾਮ ਨ ਕਹਿਯੈ 





॥੨੬॥ 
ਬਾਂਧਵ ਮਹਿੰ ਪਤਿ! ਹੈ ਅਧਿਕਾਈ। 


ਲਖਿ ਹੈਂ ਲਾਇਕ ਕੌ ਸਭਿ ਭਾਈ। 
ਬੇਖ ਫਕੀਰੀ ਜੋ ਤੁਮ ਕੀਨੋ। 

ਸਭਿਹਿ ਸ਼ਰੀਕਨ ਇਉ ਮਨ ਚੀਨੋ! 
[ਤੂ 

-ਭਯੋ ਨਿਲਾਯਕ, ਆਯ ਨ ਕਾਜਾ।! 
ਤਨ ਮੈ ਬੇਖ ਫਕੀਰੀ ਸਾਜਾ! -। 
ਚਲਹੁ ਬਸਹੁ ਨਿਜ ਬਾਂਧਵ ਮਾਂਹੀ। 
ਮਾਨਹੁ _ਬਚ ਮਮ, ਫੇਰਹੁ ਨਾਂਹੀ” 
[ਇੰ 


689 


"ਲਿਖਤ ਦੇ ਦੋ ਨੁਸਖਿਆਂ ਵਿਚ ਤੇ ਛਾਪੇ ਦੇ ਇਕ ਨੁਸਖੇ ਵਿਚ ਏਥੇ ਹੋਰ ਪਾਠ ਕੋਈ ਨਹੀਂ ਹੈ, ਪਰ 
ਛਾਪੇ ਦੇ ਦੋ ਨੁਸਖਿਆਂ ਵਿਚ ਏਥੇ ਇਕ ਸ਼ਬਦ ਦਿੱਤਾ ਹੈ ਜੋ ਸ਼੍ਹੀ ਗੁਰੂ ਗੁੰਥ ਸਾਹਿਬ ਜੀ ਦਾ ਨਹੀਂ ਹੈ। 
ਇਸ ਸ਼ਬਦ ਵਿਚ ਗਿਣਿਆਂ ਪਰਵਾਰ ਉਸ ਗਿਣਤੀ ਨਾਲ ਨਹੀਂ ਮਿਲਦਾ ਜੋ ਕਵਿ ਜੀ ਨੇ ਏਥੇ ਅੰਕ 
੨੮ ਤੋ ਅੰਕ ੩੨ ਤਕ ਗਿਣਿਆ ਹੈ। ਜੇ ਕਦੇ ਕਵਿ ਜੀ ਇਹ ਸ਼ਬਦ ਆਪ ਅੰਕ ੨੮ ਦੇ ਅੱਗੇ 
ਲਿਖਦੇ ਤਾਂ ੨੯ ਤੋ" ੩੨ ਤਕ ਦੇ ਛੰਦਾਂ ਵਿਚ ਉਸ ਦੀ ਟੀਕਾ ਕਰਦੇ ਤੇ ਮੂਲ ਤੇ ਟੀਕਾ ਵਿਚ ਵਿਰੋਧ 


ਨਾ ਹੁੰਦਾ। ਇਸ ਤੋਂ” ਸੰਸਾ ਹੁੰਦਾ ਹੈ ਕਿ ਇਹ ਸ਼ਬਦ ਕਿਸੇ ਨੇ ਪਿਛੋ” ਪਾਯਾ ਹੈ। 
ਖਿਮਾ ਹਮਾਰੀ ਮਾਤਾ ਕਹੀਐ ਸੰਤੋਖ ਹਮਾਰਾ ਪਿਤਾ ॥ 
ਸਤ ਹਮਾਰਾ ਚਾਚਾ ਕਹੀਐ ਜਿਸ ਸੰਗ ਮਨੂਆ ਜਿਤਾ ॥੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 690 





ਸੁਣ ਲਾਲੂ ਗੁਣ ਐਸਾ॥ 

ਸਗਲ ਲੋਕ ਬੰਧਨ ਕੇ ਬਾਂਧੇ ਸੋ ਗੁਣ ਕਹੀਐ ਕੈਸਾ ॥੧ ॥ ਰਹਾਉ ॥ 

ਭਾਉ ਭਾਈ ਸੰਗ ਹਮਾਰੇ ਪ੍ਰੇਮ ਪੂਤ ਸੋ ਸਾਚਾ ॥ 

ਧੀ ਹਮਾਰੇ ਧੀਰਜ ਬਣੀਐ ਐਸੇ ਸੰਗ ਹਮ ਰਾਚਾ ॥੨॥ 

ਸਾਂਤ ਹਮਾਰੇ ਸੰਗ ਸਹੇਲੀ ਮਤਿ ਹਮਾਰੇ ਚੇਲੀ ॥ 

ਏਹ ਕੁਟੰਬ ਹਮਾਰਾ ਕਹੀਐ ਸਾਸ ਸਾਸ ਸੰਗ ਖੇਲੀ ॥੩॥ 

ਏਕੰਕਾਰ ਹਮਾਰਾ ਖਾਵੰਦ ਜਿਨ ਹਮ ਬਣਤ ਬਣਾਏ ॥ 

ਉਸ ਕੋ ਤਿਆਗ ਅਵਰ ਕੌ ਲਾਗੇ ਨਾਨਕ ਸੋ ਦੁਖ ਪਾਏ ॥੪॥ 

ਜੇ ਕਦੇ ਅਸਾਂ ਇਸ ਭਾਵ ਨਾਲ ਕੁਛ ਮਿਲਦਾ ਸ਼ਬਦ ਗੁਰਬਾਣੀ ਦਾ ਸੀ ਮੁਖ ਵਾਕ ਅਸਲੀ ਲੋਭਣਾ 
ਹੋਵੇ ਤਾਂ ਇਹ ਹੈ:- 

ਗਉੜੀ ਮਹਲਾ ੧ ॥ 

ਮਾਤਾ ਮਤਿ ਪਿਤਾ ਸੰਤੋਖੁ ॥ ਸਤੁ ਭਾਈ ਕਰਿ ਏਹੁ ਵਿਸੇਖ ॥੧॥ 

ਕਹਣਾ ਹੈ ਕਿਛੁ ਕਹਣੁ ਨ ਜਾਇ ॥ ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ ॥ 
ਸਰਮ ਸੁਰਤਿ ਦੁਇ ਸਸੁਰ ਭਏ ॥ ਕਰਣੀ ਕਾਮਣਿ ਕਰਿ ਮਨ ਲਏ ॥੨॥ 

ਸਾਹਾ ਸੰਜੋਗੁ ਵਿਆਹੁ ਵਿਜੋਗੁ ॥ ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥ 

ਦੋਹਰਾ: 

ਸ਼ੀ ਨਾਨਕ ਆਨਨ ਭਨੈ, “ਹੈ ਬਹੁ ਮਮ 

ਪਰਵਾਰ। 

ਬਸੋ ਰੈਨ ਦਿਨ ਤਿਨਹਿ ਮਹਿ, ਪਤਿ 


ਜਹਿਂ ਅਪਾਰ ॥੨੯॥ 
ਚੌਪਈ: 

ਪੇਮ ਪਿਤਾ ਬਰ, ਸੁਮਤਿ ਸੁ ਮਾਤਾ। 
(ਗੁਰੂ ਜੀ ਦਾ ਪੁਵਾਰ-ਗਿਆਨ ਪੁਤ ਵਾਲਾ) 
ਧਾਇ' ਦੁਲਾਰਹਿ ਕਰਿ ਹਿਤ ਸ਼ਾਂਤਾ।? 
ਭਯੋ ਸੰਤੋਖ ਭਲੋ ਸੋ ਦਾਯਾ।' 

ਨਿਸ ਬਾਸੁਰ ਲੇ ਅੰਕ ਖਿਲਾਯਾ 


॥੩੦॥ 

ਖਿਮਾ ਭਗਨਿ, ਬੈਰਾਗ ਸੁਭਾਈ। 

ਸਤਿ ਚਾਚਾ ਹਿਰਦੈ" ਹਿਤ ਲਾਈ। 
ਗਯਾਨ ਸਪੂਤ ਉਪਜ ਸੁਖਪਾਯਾ। 

ਸਭਿ _ਬਾਧਵ ਮਹਿ ਨਾਮ _ਵਧਾਯਾ 
॥੩੧॥ 

ਤਿਹ ਕੋ ਸੁਤ ਬਿਗਯਾਨ ਪੁਕਾਸ਼ਾ। 
ਜਿਨ ਦਾਰਿਦ ਅੱਗਯਾਨ ਬਿਨਾਸ਼ਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਇਹ ਪਰਵਾਰ ਸਰਸ' ਸੁਖਰਾਸੂ। 'ਵਧੀਕ। 
॥੩੨॥ 


<< 


ਦਹਰਾ : 

ਇਸ ਕੁਟੰਬ ਕੌ ਛੋਡਿ ਜੇ, ਅਨਤ 

ਬਸਹਿਂ ਅਨਜਾਨ। 

ਪਤਿ ਸਦੀਵ ਆਗੈ ਇਹਾਂ, ਜਿਸ ਤੇ 'ਪਤ ਨਾਸ਼ ਨਹੀਂ ਹੁੰਦੀ। 
ਹੋਇ ਨ ਹਾਨ'” ॥੩੩॥ 

ਚੌਪਈ: 'ਪਾ:-ਬਚ ਕਰ। 
ਇਹ ਬਿਧਿ ਕਮਲ ਬਦਨ ਤੈ ਬਦਿ 

ਕਰਿ'। 

ਤੂਸ਼ਨ ਹੋਇ ਰਹੇ ਪੁਨਿ ਜਗ ਗੁਰ। 

ਲਾਲੂ ਤਬ ਕਾਲੂ ਸੋ ਕਹਯੋ। 

“ਹਮ _ਅਵਾਸ ਤੇ ਨਾਨਕ _ਰਹਯੋ 


॥੩੪॥ 
ਕਿਹ ਬਿਧਿ ਲੇਯ ਚਲਹੁ ਢਿਗ ਰਾਇਾ। 


ਜੋ ਦੇਵਹਿ ਇਹ ਕੋ ਸਮਝਾਇ। 

ਸ਼ੀ ਗੁਰ ਸੋ ਬੋਲਯੋ ਪੁਨਿ ਬੈਨਾ। 

“ਰਾਇ ਨਿਕਟ ਚਲੀਅਹਿ ਸੁਖਦੈਨਾ ! 
॥੩੫॥ 

ਸੁਨਿ ਕਰਿ ਰਾਇ ਨਾਮ ਕੋ ਦਯਾਲਾ। 

ਉਠਿ ਕਰਿ ਚਲੇ ਸੰਗ ਤਤਕਾਲਾ। 

ਮਾਨਵ ਔਰ ਬਹੁਤ ਭੇ ਸਾਬੂ। 

ਮਿਲਤਿ ਨਿਵਾਵਤਿ ਹੈਂ ਨਿਜ ਮਾਬੂ! 'ਮੱਥਾ। 
॥੨੩੬॥ 

ਦੋਹਰਾ: 'ਰਾਇ ਬੁਲਾਰ (ਦੇ) ਮਨ ਵਿਚ। 
ਸ਼ੀ ਨਾਨਕ ਕੇ ਨਾਮ ਕੀ, ਲਿਵ ਮਨਾ! 
ਦਰਸ ਪਿਆਸ। 

ਰਿਦੈ ਉਡੀਕ ਸਦੀਵ ਹੀ, 
ਕਬਿ ਆਵਹਿ ਮਮ ਪਾਸ ॥੩੭॥ 

ਚੌਪਈ: 


ਇਕ ਨਰ ਦੌਰ ਕਹੀ ਸੁਧਿ ਤਾਂ ਕੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 692 
“ਆਵਤਿ ਨਾਨਕ ਚਾਹਤਿ ਜਾਂ ਕੋ। ? 
(ਰਾਇ ਬੁਲਾਰ ਦਾ ਪ੍ਰੇਮ) 
ਸੁਨਿ ਕਰਿ ਗਿਰਾ ਬਿਸਾਲ ਹੁਲਾਸੇ।! __ 'ਬੜਾ ਖੁਸ਼ ਹੋਇਆ। 
ਮਨਹੁ ਮਿਲਯੋ ਜਲ ਬਿਕੁਲ!' ਪਿਆਸੇ? "ਵਿਆਕੁਲ ਹੋਏ। “ਤਿਹਾਏ ਨੂੰ। 
॥੩੮॥ 
ਆਵਤਿ ਦੇਖਿ ਦੂਰ! ਰਵਿ ਦਯਾਲਾ। __ 'ਦੂਰੋਂ। 
ਬਦਨ ਕਮਲ ਸਾ ਖਿਰਾ! ਬਿਸਾਲਾ। 'ਖਿੜਿਆ। 
ਚੰਦੂਬਦਨ ਪ੍ਰੀਤਮ ਕੋ ਹੇਰਾ। 
ਚਖ ਚਕੋਰ” ਭਾ ਅਨੰਦ _ਘਨੇਰਾ 
॥੩੯॥ 
ਬਿਨ ਬਲ ਬਪੁਖ', ਬਿਰਧ, ਵਡ ਬੈਸਾ। 
ਹੁਤੋ ਮੰਚ! ਪਰ ਤਿਹ ਛਿਨ ਬੈਸਾ। 
ਉਠਨ ਲਗਯੋ ਪਗ ਧਰਨੀ ਧਰੇ। 
ਸ਼ੀ ਗੁਰੁ ਜਾਇ ਨਿਵਾਰਨ! ਕਰੇ 
॥੪੦॥ 
ਦੋਹਰਾ: 
ਪੇਮ ਸੰਗਿ ਗਦਗਦ ਗਿਰਾ, ਨੈਨ ਅਨੰਦ 
ਕੋ ਨੀਰ। 
ਮਾਨਹੁ ਗਯਾਨ ਸਨੇਹ ਦੋ", ਧਰਿ ਕੇ ' 'ਗਯਾਨ ਮੂਰਤੀ” ਸੂਹੀ ਸਤਿਗੁਰੂ ਨਾਨਕ ਦੇਵ ਜੀ 
ਮਿਲੇ ਸਰੀਰ ॥ ੪੧॥ ਤੇ ਸਨੇਹ 'ਮੂ੍‌ਮ ਸਰੂਪ" ਰਾਇ ਬੁਲਾਰ ਜੀ। 
ਚੌਪਈ: 
ਭਯੋ ਨਿਮਗਨ ਪ੍ਰੇਮ ਅਸਗਾਹੂ। 
ਪੈਰਨ' ਪਾਰ ਨ ਪਾਵਹਿ ਬਾਹੂ”। 'ਤਰਕੇ। “ਬਾਹਾਂ ਨਾਲ। 
ਲੋਚਨ ਤੇ ਮੋਚਤਿ' ਜਲਧਾਰਾ। ।ਕੇਰਦਾ ਹੈ। 
ਪੁਲਕਤਿ!' ਦੇਹਿ ਨ ਬੋਲ ਉਚਾਰਾ_'ਰੋਮ ਖੜੇ। 
॥੪੨॥ 
ਕਿਤਕ ਬਾਰ ਭਰਿ ਕਰਿ ਨਿਜ ਅੰਕਾ!। _ 'ਜੱਫੀ ਵਿਚ। 
ਬਹੁਰੋ ਛੋਰੇ ਬਦਨ ਮਯੰਕਾ'। ਭਾਵ ਗੁਰੂ ਜੀ। 
ਪਗ ਪਰ ਸ੍ਰੀ ਗੁਰੁ ਯੁਗ ਕਰ ਰਾਖੇ। 
ਅੰਗੁਨ ਜਾਨ _ਬਦਨ _ਬਚ__ ਭਾਖੇ! 'ਰਾਇ ਨੇ ਕਹੇ। 
॥੪੩॥ 
“ਕਹਿਰ ਕਰਯੋ ਸ਼ੀ ਨਾਨਕ ਤੋਹੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜੀਵਤਿ ਮਿਰਤਕ' ਕੀਨੋਂ ਮੋਹੀ। 

ਬੰਦਨ ਪੂਜਨ ਤੁਮਹਿਂ ਬੁਲਾਯੋ। 

ਮਮ _ ਮਨ ਦਰਸ਼ਨ _ਕੋ__ਲਲਚਾਯੋ 
॥੪੪॥ 

ਪਗ ਪਰ ਧਰਿ ਕਰਿ ਮੁਝ ਦੁਖ ਦੀਨੋ। 
ਵਡ ਬਿਪਰੀਤਿ ਬਾਤ ਇਹ ਕੀਨੋ। 
ਕਿਹ ਬਿਧਿ ਔਗੁਨ ਏਹ ਉਤਾਰੋਂ। 

ਕੋ ਉਪਚਾਰ ਨ ਰਿਦੈ ਬਿਚਾਰੋੱ? 
॥੪੫॥ 


<< 


ਦੁਹਰਾ: 

ਸ਼ੀ ਨਾਨਕ ਕਹਿ “ਵਡੇ ਤੁਮ, ਪੇਮੀ 
ਬਹੁਰ ਖ਼ੁਦਾਇ। 
ਭ੍ਰਿੱਤਨ' ਸਮ ਜਾਨਹੁ ਹਮੈ, ਬੰਦਨ ਹੀ 
ਬਨਿ ਆਇ 
ਚੌਪਈ: 
“ਭਗਤਨ ਕੋ ਨਿਜ ਤੇ ਅਧਿਕਾਈ।' 


॥੪੬॥ 


ਦੇਤਿ ਦਾਸ ਕੋ ਵਡ ਵਡਿਆਈ। 
ਜਾਨਤਿ ਹੈ ਜਗ ਨਈ ਨ ਰੀਤੀ। 
ਅਹੈ ਸਨਾਤਨ ਸਭਿ ਜੁਗ _ਕੀਤੀ 
॥੪੭॥ 

ਪਾਂਡਵ ਹੁਤੋ ਜੁਧਿਸ਼ਟਰ ਰਾਊ। 
ਕ੍ਰਿਸ਼ਨ ਕਿਯੇ ਬਸਿ ਭਗਤਿ ਪ੍ਰਭਾਊ। 
ਆਇਸ' ਮਾਨ ਕਰਹਿ' ਪਦ ਬੰਦਨ। 
॥੪੮॥ 

ਸਦਾ ਅਧੀਨ ਭਗਤਿ ਕਰਤਾਰਾ। 
ਇਹ ਬਿਧਿ ਹਿਰਦੈ ਬਿਰਦ ਮੁਰਾਰਾ। 
ਬਸੀ ਬਿਸੂ ਜਿਸ ਬਿਸ਼ਨ ਬਿਆਪੂ''। 


ਸੋ ਬਸ ਤਿਨ ਕੇ! ਭਗਤਿ ਪ੍ਰਤਾਪੂ ” 
॥੪੯॥ 


693 





“ਪਾ:-ਮਿਿੱਤਕਿਨ। 


'ਵਸ ਹੈ ਜਗਤ ਜਿਸ ਵਿਆਪਕ ਵਿਸ਼ਨੂੰ ਦੇ। 
"ਪਾ:-ਬਿਸੂ ਬਿਵਸ ਜਿਸ ਬਿਸ਼ਨ ਬਿਆਪੂ-ਵਾ- 
ਬਸਬ ਬਿਸ੍ਹ ...। 


ਭਾਵ ਭਗਤਾਂ ਦੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 694 





ਦੋਹਰਾ: 'ਬੇਨਤੀ। “ਆਖਦਾ ਹੈ। “ਚਾਇ ਬੁਲਾਰ। 

ਬਿਨੈ! `ਬਖਾਨਤਿ? ਦੀਨ ਮਨ, ਹਾਥ 

ਬੰਦਿ ਕਰਿ ਰਾਉ।“ 

'ਜਗਤਜੋਨਿ, _ਜਲਜਾਨਨੰ, _ਜਲਜੰਘੂੀ 'ਭਾਵ ਤੁਸੀਂ ਜਗਤ ਦਾ ਕਾਰਨ ਹੋ, ਕਵਲ ਮੁਖ 
ਹੋ, (ਮੈਥੋਂ ਆਪਣੇ) ਜਲਜ ਅੰਘੁੀ ਚਰਨ ਕਮਲ, 

ਜਜਵਾਊ' ॥੫੦॥ ਸਰ 2 

ਚੌਪਈ: 

ਪਾਰਬੂਹਮ ਕਿਰਪਾਲ ਸਨਾਤਨ।' 'ਅਨਾਦੀ। 

ਜੋਤੀ ਰੂਪ ਅਨੂਪ ਸਰੂਪਾ। 

ਸ਼ਾਹਿਨਸ਼ਾਹ ਭੂਪ ਕੋ ਭੂਪਾ' ॥੫੧॥ 

ਕਰੁਨਾ ਕਰਿ ਬਖਸ਼ਹੁ ਮੁਝ ਸ੍ਹਾਮੀ ! 

ਦੀਨਬੰਧੁ ਸਭਿ ਅੰਤਰਜਾਮੀ। 

ਭਵ ਬੰਧਨ ਤੇ ਕਰਿ ਛੁਟਕਾਰਾ। 

ਪਤਿਤ _ਉਧਾਰਨ _ਬਿਰਦ ਤੁਮਾਰਾ” 

॥੫੨॥ 

ਜਿਉ” ਜਿਉ ਬਿਨੈ ਦੀਨ ਹੁਇ ਕਰਿਈ। 


ਤਿਉ ਤਿਉ” ਰਾਇ ਮੋਹ ਤਮ ਟਰਿਈ। _'ਮੋਹ ਰੂਪੀ ਹਨੇਰਾ। 
ਦੇਖ ਦੀਨਤਾ ਅਧਿਕ ਦਯਾਲਾ। 

ਰਿੰਦੈ _ਪ੍ਰਸੀਦਤਿ' _ ਭਯੇ __ਬਿਸਾਲਾ_'ਪੁਸੰਨ (ਅ) ਪੰਘਰੇ। 
॥੫੩॥ 


ਦੋਹਰਾ: 

“ਬਖਸ਼ੇ ਪੁਥਮ ਖ਼ੁਦਾਇ ਤੁਮ, ਨਿਸ਼ਚਾ 

ਰਿਦੈ ਅਡੋਲ। 

ਆਪ ਰਹਹੁਗੇ ਸੰਗ ਮੁਝ, ਪਾਵਹੁ 

ਅਨਦ ਅਮੋਲ” ॥੫੪॥ 

ਚੌਪਈ: 'ਪਾ:-ਪੁਲਕਯੋ। 
ਸੁਨਿ ਸ਼੍ਰੋਨਨ ਪੁਨਿ ਬੋਲਯੋ" ਰਾਊ। 

“ਜਬ ਮਾਨਹੁਗੇ ਮੈਂ ਜੁ ਅਲਾਊ'।' 'ਆਖਾਂ। 

ਤਬ ਜਾਨੋਗੋ ਕਰੁਨਾ ਕਰੀ। 

ਯੌ ਨ ਪ੍ਰਤੀਤਿ ਆਇ, _ਨਰਹਰੀ!! 'ਭਾਵ ਹੇ ਰੱਬ ਜੀ। 
॥੫੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 695 


ਪਦ ਅਰਬਿੰਦ ਅਨੌਦ ਕੰਦ ਜੇ। 

ਜਜਿ ਕਰਿ” ਬੰਦੋਂ” ਹਾਥ ਬੰਦਾ ਜੇ। 'ਪੂਜਨ ਕਰਕੇ। ਮੱਥਾ ਟੇਕਾਂ। “ਹੱਥ ਜੋੜਕੇ। 
"ਪਾ:-ਜੁਗ ਕਰ। 

ਤਬ ਤ੍ਰਿਪਤਹਿ ਚਿਤ, ਤਰਨ ਤਰੰਨਾ! ! _ 'ਹੇ ਤਾਰਨ ਹਾਰ ਜਹਾਜ ਰੂਪ (ਅ) ਹੈ ਸੂਰਜਾਂ ਦੇ 
ਸੂਰਜ। 

ਅਸ ਬਿਧਿ ਬਿਨ ਮਨਾਂ ਨਹੀਂ ਅਮੰਨਾ! 'ਮਨ ਨਹੀਂ ਪਤੀਜਦਾ। 'ਪਾ:-ਮਮ। 

॥੫੬॥ 

ਹੁਇ ਜਾਉ' ਮੈ” ਤਬਹਿ ਨਿਹਾਲਾ'। 'ਤਦੋ' ਨਿਹਾਲ ਹੋ_ਜਾਸਾਂ_ (ਜਦੋਂ ਤੁਸੀਂ ਚਰਨੀਂ 

ਲਤ ਹੱਥ ਲੁਆ ਲਓ)। 





ਛੂਟਹਿ ਜਗਤ ਜੋਨਿ ਜਮ ਜਾਲੂ। 

ਬਿਨੈ ਮਾਨਿਯੇ ਦੀਨ ਦਯਾਲਾ। 

ਪਰਨਾ _ਚਰਨਹਿ' ਸ਼ਰਨ! ਬਿਸਾਲਾ” 
॥੫੭॥ 


<< 


ਦਹਰਾ : 

ਪ੍ਰੇਮਾਤੁਰ ਅਵਿਲੋਕ ਗੁਰ ਕ 

ਹਤਿ “ਲਾਲਸਾ ਜੋਇ। 

ਬਚਨ ਬਹੋਰਯੋ! ਜਾਤਿ ਨਹਿਂ, ਮੋੜਿਆ। 
ਕਰੀਯੇ ਤਸ ਬਿਧਿ' ਸੋਇ?” ॥੫੮॥ _ 'ਓਸੇ ਤਰ੍ਹਾਂ। “ਓਹੋ ਗਲ। 

ਚੌਪਈ: 'ਚਾਰ ਘੜੀਆਂ। “ਪਰਵਾਰ, (ਓਥੇ ਰਿਹਾ)। 
ਘਟਿਕਾ ਚਤੁਰ' ਸਰਬ ਪਰਵਾਰਾ।2 

ਕਹਜਯੋ ਰਾਇ, ਪੁਨ ਗਏ ਅਗਾਰਾ।' (ਗਏ ਘਰ (ਆਪਣੇ)। 

ਉਰ ਕਰਿ ਹਰਖ ਬੁਲਾਰ ਬਿਚਾਰਾ। 

-ਪੂਰਬ _ਪਾਕ __ਕਰਾਉਂ” _ਅਹਾਰਾ- 'ਪਕਵਾਵਾਂ ਭੋਜਨ (ਅ) ਪਵਿੱਤੂ ਅਹਾਰ। 
॥੫੯॥ 

ਦਾਸ ਪਠਯੋ, ਦਿਜ ਦੁੱਤ ਬੁਲਾਯੋ। ਭੇਜਿਆ। 

ਹੋਇ ਪ੍ਰੇਮ ਮੈਂ ਬਚਨ ਅਲਾਯੋ। 

“ਮਿਲਯੋ ਆਨਿ ਕਰਿ ਮੋਹਿ ਖੁਦਾਇ। 

ਕਰਹੁ ਰਸੋਈ ਦਿਜ ਅਬ ਨ੍ਰਾ ਇ 

॥੬੦॥ 

ਮਮ ਹਦੂਰ ਸ਼ੁਭ ਪਰਮ ਅਹਾਰਾ। 

ਅਚਵਾਵਹੁ, ਨਹਿ ਕਰਹੁ ਅਵਾਰਾ।' 

ਸੁਚ ਸੋ ਲੇ ਜਲ ਕੁੰਭ ਨਵੀਨਾ। 

ਰੁਚਿ ਸੋ ਕਰਹੁ ਪਾਕ, ਪਰਬੀਨਾ?” 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੬੧॥ 
ਬਿੰਜਨ', ਮਧੁਰ ਰੁਚਿਰ ਕਰਿਵਾਏ। 
ਮੇਵੇ ਪਾਇਸੁ” ਮਾਂਹਿ ਮਿਲਾਏ। 
ਸੂਖਮ' ਚਾਵਰ£ ਘ੍ਰਿੱਤ” ਭੂੰ ਵਾਏ।“ 
ਨਾਨਾ ਭਾਂਤਿ ਸਲਵਨ' ਬਨਾਏ ॥੬੨॥ 
ਦਹਰਾ : 

ਆਪ ਉਠਜਯੋ ਲੇ ਆਬ! ਕੋ, 
ਪਖਾਲਨ£ ਹੇਤ। 

ਬੈਸੇ ਬਰ ਪਰਯੰਕ ਪਰ, ਸ਼੍ਰੀ ਬੇਦੀ 
ਕੁਲਿਕੇਤ ॥੬੩॥ 

ਚੌਪਈ: 
ਅਵਨੀ!' ਆਸਨ ਹੀਨ ਅਸੀਨਾ?। 

ਅਤਿ ਸਤਿਕਾਰਤਿ ਪ੍ਰੀਤਹਿਂ ਲੀਨਾ। 
ਗਹੇ ਚਰਨ ਕਰ! ਨੀਰ ਪਖਾਰੇ।2 
ਚਰਨੋਦਿਕ! ਲੇ ਸਿਰ ਪਰ ਧਾਰੇ 
॥੬੪॥ 

ਪਾਇ ਬਦਨ ਮਹਿ, ਨੈਨ ਸਲੋਸੇ'। 


ਪਾਦ 


ਪੁਨ ਪਟ' ਸੋ ਪਦ” ਪੌਂਛਿ” ਪਲੋ ਸੇ“। 
ਧਰਿ ਮਾਥੇ ਪਰ ਪਰੇਮ ਮਰੀਨਾ। 
ਬਿਹਬਲ _ਬੱਕ੍ਰਤ ਬੋਲ ਅਵੰ ਨਾ? 
॥੬੫॥ 

ਭਾ ਅਨੰਦ ਉਰ ਬਰਨ ਨ ਜਾਈ। 

ਕੋ ਕਵਿ ਪੁੰਮ ਗਾਥ ਜੋ ਗਾਈ? 

ਪ੍ਰੈਮ ਸਾਦ ਗੂੰਗੇ ਮਿਠਿਆਈ। 

ਕਹਯੋ ਨ ਜਾਇ, ਰਹਤਿ ਅਰਗਾਈ! 
॥੬੬॥ 


ਦੋਹਰਾ: 

ਪਾਨ ਪਰਸ” ਪਦ ਪੰਕਜੰ, ਪਾਕਹਿਂ 
ਸੁਧਿ ਮੰਗਵਾਇ।” 

ਪਾਕਸਾਲ' ਮਹਿ ਲੇਗਯੋ, ਪੇਮ ਵਧਿਤਿ 
ਅਧਿਕਾਇ ॥੬੭॥ 


696 





'ਭੋਜਨ। 

£ਖੀਰ। 

'ਬਰੀਕ। “ਚਾਵਲ। “ਘਿਉ ਵਿਚ। “ਤੜਕੇ। 
'ਸਲੂਣੇ। 

'ਜਲ। “ਚਰਨ ਧੋਣ। 


'ਜਮੀਨ ਤੇ। “ਬੈਠਕੇ। (ਰਾਇ ਬੁਲਾਰ ਨੇ)। 
ਹੱਥਾਂ ਨਾਲ। “ਧੋਤੇ। 
'ਚਰਣਾਂਮਿ੍‌ਤ। 


/ਛਿੜਕਿਆ (ਅ) ਨੈਣ ਗਿੱਲੇ ਕੀਤੇ (ਸਲ 
ਪਾਣੀ, ਓਸਨਾ ਵਸਾਉਣਾ)। 
/ਕਪੜੇ। “ਚਰਣ। 'ਪੂੰਝਕੇ। “ਹੱਥਾਂ ਨਾਲ) ਮਲੇ। 


/ਉੰਹੋਂ। [ਸੰਸ. ਵਕ੍ਤਰੱ]। “ਆਉਂਦਾ ਨਹੀਂ। 


'ਚੁੱਪ। 


ਹੱਥਾਂ ਨਾ”ਲ। “ਛੋਹਕੇ। “ਭੋਜਨ ਦੀ ਖਬਰ 
ਮੰਗਾਈ। 


'ਰਸੋਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਚੌਪਈ: 'ਸਾਹਮਣੇ। 'ਗੁਰੂ ਜੀ ਨੂੰ। 
ਨਿਜ ਹਦੂਰ' ਬੈਸਾਇ ਕ੍ਰਿਪਾਲਾ”। 
ਦਿਜ ਸੋ ਬਚਨ ਭਨੇ ਤਿਹ' ਕਾਲਾ। 
“ਰੁਚਿ ਅਨੁਸਾਰਹਿ ਦੇਹੁ ਅਹਾਰਾ। 
ਪਾਤਰ! ਧਰਿ ਕਰਿ ਬਿਬਿਧ” ਪੁਕਾਰਾ 'ਭਾਂਡੇ। “ਅਨੇਕ। 
॥੬੮॥ 
ਪੁਰਬ ਮਧੁਰ ਪਰੋਸਿ” ਅਹਾਰੁ। 'ਮਿੱਠੇ। “ਪਰੋਸ ਕੇ। 
ਪੀਛੇ ਤੇ ਤੁਰਸ਼ੰ:, ਲਵਨਾਰੁ”। 'ਖੱਟੇ। “ਸਲੂਣੇ। 
ਰੁਚਿ' ਸੋ ਅਸਨ ਅਚਹਿੰਗੇ2 ਜਬ ਹੀ। _ 'ਸੁਆਦ ਨਾਲ। 'ਛਕਣਗੇ। 
ਜਨਮ ਕ੍ਰਿਤਾਰਥ ਹ੍ੈ ਹਮ ਤਬ ਹੀ” 
॥੬੯॥ 
ਸੁਨੇ ਰਾਇ ਕੇ ਬੈਨ ਉਦਾਰਾ'। 'ਸ੍ਰੇਸ਼ਟ। 
ਸੁਖਸਾਗਰ ਮੁਖ ਬਚਨ ਉਚਾਰਾ। 
ਭੋਜਨ ਕੀ ਬਿਧਿ ਦੀਨਿ ਬਤਾਈ। 
ਜਿਹ ਤੇ ਸ਼ੁਭ ਪਦਵੀ ਨਰ ਪਾਈ” 'ਪ੍ਰਾਪਤ ਹੋਵੇ। 
॥੭੦॥ 
ਮਾਰੂ ਮਹਲਾ ੧ ॥ 
ਮਿਠਾ ਮਰਮ ਸਲੂਣਾ ਸੰਜਮ ਖਟਾ ਖਰਾ ਧਿਆਨ | 
ਐਸਾ ਭੋਜਨ ਜੋ ਜਨ ਅਚਵੈ ਸੋ ਮਾਣਸ ਪਰਧਾਨ ॥੧॥ 
ਰਾਇ ਜੀ ਭੋਜਨ ਐਸਾ ਕਰੀਐ ॥ 
ਔਰ ਸਕਲ ਪਰਹਰੀਐ ॥੧॥ ਰਹਾਉ ॥ 
ਮੇਵਾ ਮਗਨ ਲਗਾ ਸਚੁ ਸੇਤੀ ਜਿਸ ਖਾਧੇ ਤ੍ਰਿਪਤਾਵੈ ॥ 
ਸਤਿਗੁਰੁ ਬਿਰਖ ਫਲਿਆ ਸਣਿ ਡਾਲੀ ਸੋ ਫਲ ਚੁਗ ਚੁਗ ਖਾਵੈ ॥੨॥ 
ਅੰਮ੍ਰਿਤ ਫਲ ਰਸ ਨਾਮ ਧਨੀ ਕਾ ਸੋ ਪੀਵੈ ਜਿਸੁ ਦੇਵੈ ॥ 
ਸਫਲ ਦਰਸ ਅਕਾਲ ਮੂਰਤਿ ਹੈ ਜਾਂ ਕੇ ਰਿਦੈ ਸਮੇਵੈ ॥੩॥ 
ਕਹੁ ਨਾਨਕ ਸੋ ਖਰਾ ਸੁਆਦੀ ਏਕੰਕਾਰ ਰਸੁ ਲੀਆ ॥ 
ਅਵਰ ਸੁਆਦ ਸਭ ਫੀਕੇ ਲਾਗੇ ਜਬ ਸਚੁ ਨਾਮ ਮੁਖ ਦੀਆ ॥੪॥ 


697 


'ਸ੍ਹੀ ਗੁਰੂ ਗੂੰਥ ਸਾਹਿਬ ਜੀ ਵਿੱਚ ਇਹ ਸ਼ਬਦ ਨਹੀਂ ਹੈ, ਤਾਂਤੇ ਸ਼ੀ ਮੁਖਵਾਕ ਨਹੀਂ। 


ਦੋਹਰਾ: 

ਸੁਨਿ ਸ਼੍ਰੋਨਨ ਮੈਂ ਰਾਇ ਕਹਿ “ਕਰਨ 
ਕਰਾਵਨ ਆਪ | 

ਜਿਸ ਪਰ ਤੁਮ ਕਰੁਨਾ ਕਰਹੁ ਦੇਹੁ ਨਾਮ 
ਕੋ ਜਾਪ” ॥ ੭੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 698 





ਚੌਪਈ: 'ਬ੍ਰਾਹਮਨ ਨੇ ਹੱਥੀਂ। 
ਪੂਰਬ ਮਧੁਰ ਪਰੋਸਯੋ ਦਿਜ ਕਰ।' 

ਲਵਨ ਸਹਿਤ ਪੁਨਿ ਤੁਰਸ਼ ਸਾਦ ਬਰ। 

ਜਿਉ” ਜਿਉ” ਕੌਰ ਬਦਨ _ਮਹਿੰ_'ਬੁਰਕੀ, ਗ੍ਰਾਹੀ। 
ਪਾਵਹਿਂ। 

ਤਿਉ” ਤਿਉ” ਰਾਇ ਅਨੌਦ ਨ ਮਾਵਹਿਂ 'ਪਾ:-ਅਨੰਦ ਮਨਾਵਹਿ। 
॥੭੨॥ 

ਬਦਨ ਚੰਦ ਕੀ ਦਿਸ਼/ ਹੈ ਕੋਕਾ। 'ਗੁਰੂ ਜੀ ਦੇ ਚੰਦ ਮੁਖ ਵਲ। “ਚਕੋਰ ਹੋ ਕੇ। 
ਲੋਚਨ ਲਾਇ ਬਿਲੋਕ ਅਸ਼ੋਕਾ। ਵੇਖਦਾ ਹੈ ਅਨੰਦ ਨਾਲ। 
ਉਠੇ ਅਚਵ ਕਰਿ ਬਿਬਿਧ ਅਹਾਰਾ। 

ਰਾਇ ਜੋਰਿ ਕਰ ਬਚਨ _ਉਚ਼ਾਰਾ 


॥੭੩॥ 

“ਸਫਲ ਮਨੋਰਥ ਕੀਨ ਹਮਾਰਾ। 

ਮਨ ਜਾਨਯੋ ਅਬ ਭਾ'ਨਿਸਤਾਰਾ। ? 
ਬੈਸੇ ਬਹੁਰ ਆਨ ਪਰਯੰਕਾ। 

ਸੋਹਤਿ ਬਦਨ! _ਅਨੰਕ'' _ਮਯੰਕਾ? 


॥੭੪॥ 

ਪ੍ਰੇਮਾਤੁਰ ਚਿਤ ਰਾਇ ਬੁਲਾਰੂ। 

ਮਧੁਰ ਸ਼੍ਰੇਯ: ਯੁਤ ਕੀਨ ਉਚਾਰੂ। 

“ਕੀਨ ਭਲੋ ਬਾਲੇ ਮਰਦਾਨੇ। 

ਮੋ ਪਰ ਭਾ ਉਪਕਾਰ ਮਹਾਨੇ ॥ ੭੫॥ 

ਬਿਨ ਦਾਨੋ ਪਰਬੇ ਜਿਮ ਖੇਤੀ। 

ਜਲ ਬਿਨ ਸੁਸਕਤਿ ਤਪਤ ਸਮੇਤੀ ॥ 

ਤਿਸ ਪਰ ਜਲਧਰ' ਬਹੁ ਬਰਖੰਤਾ। /ਬੱਦਲ। 

ਤਿਮ ਮੋ ਕਉ ਤੁਮ ਭੇ ਸੁਖਵੰਤਾ" 'ਅੰਕ ੭੫ ਤੇ ੭੬ ਦੀਆਂ ਚੌਪਈ ਆਂ ਛਾਪੇ ਦੇ 

॥੭੬॥ ਨੁਸਖਿਆਂ ਵਿਚ ਨਹੀਂ ਹਨ, ਪਰ ਦੋ ਕਲਮੀ 
ਨੁਸਖਿਆਂ ਵਿਚ ਹਨ। 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਤਲਵੰਡੀ ਆਵਨ” ਪ੍ਰਸੰਗ ਬਰਨਨੰ ਨਾਮ 

ਇਕਤਾਲੀਸਮੋ' ਧਜਾਇ ॥੪੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 699 





੪੨. [ਚਰਣ ਰਜ ਮੰਗਲ-ਤਲਵੰਡੀ ਪੁਸੰਗ] 


<< 


ਦਹਚਰਾ ; 

ਚੂਰਨ ਸ੍ਰੀ ਗੁਰੁ ਚਰਨ ਰਜ, ਰਾਗ ਦ੍ਰੈਖ ਮਨ ਰੋਗ। 

ਚੂਰਨ=ਪੀਸੀ ਹੋਈ ਸ਼ੈ, ਕੋਈ ਦਵਾਈ ਜੋ ਧੂੜੇ ਵਾਂਗੂ ਹੋਵੇ, ਹਾਜ਼ਮੇ ਦੀ ਦਵਾਈ, ਕੋਈ ਦਵਾਈ। 
[ਸੰਸ. ਚੂਰ੍ਣ] 

ਕਰਿ ਕੈ ਤਾਂਹਿ ਅਨਾਮ ਹੋਂ, ਕਹੌ' ਕਥਾ ਨਿਰਸੋਗ' ॥੧॥ 

ਅਨਾਮ=ਅਰੋਗ। [ਸੰਸ. ਅਨਾਮਯ, ਅਨਆਮਯ=ਰੋਗ] ਨਿਰਸੋਗ=ਐਸੀ ਕਥਾ ਜੋ ਸੋਗ ਤੋੱ 
ਨਿਰਸੋਗ ਕਰੇ। ਖੁਸ਼ੀ ਦੇਣ ਵਾਲੀ। 

ਅਰਥ : 

ਰਾਗ ਤੇ ਦ੍ੈਖ ਮਨ ਦੇ (ਦੋ) ਰੋਗ ਹਨ, ਸ਼੍ਰੀ ਗੁਰੂ ਜੀ ਦੇ ਚਰਨਾਂ ਦੀ ਰਜ (ਦੋਹਾਂ ਦੀ) ਦਵਾਈ 
ਹੈ। (ਇਸ ਦਵਾਈ ਨਾਲ) ਇਸ (ਮਨ) ਨੂੰ ਅਰੋਗ ਕਰਕੇ ਮੈ' ਖੁਸ਼ੀ ਦੇਣ ਹਾਰੀ ਕਥਾ (ਅਗੋਂ) 
ਕਹਿੰਦਾ ਹਾਂ। 

ਸੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਅਸਨ ਅਚਵ ਕਰਿ ਮ੍ਰਿਦੁਲ ਸੁਭਾਊ। 

ਬੈਸੇ ਨਿਕਟ ਬਿਰਾਜਤਿ ਰਾਊ।! 

ਤਬ ਤ੍ਰਿਪਤਾ ਬਿਰਹਾਤੁਰ/' ਆਈ। 

ਸੁਤ ਰਾਖਨ ਕੋ ਮਨ ਲਲਚਾਈ ॥੨॥ 

ਘੁੰਡ ਕਰੇ ਮੁਖ ਬੈਠਿ ਸਮੀਪਾ। 

ਬੋਲੀ ਬਚਨ ਸੰਗ ਅਵਨੀਪਾ।' 

ਬੰਦਿ ਹਾਥ ਦੂ ਦੀਨ ਭਵੰਤੀ।/ 

“ਸੁਨਹੁ ਰਾਇ ਜੀ! ਮੋਰ ਬਿਨੰਤੀ 

॥੩॥ 

ਕਰਹੁ ਆਪ ਇਹ ਵਡ ਉਪਕਾਰਾ। 

ਮਮ ਸੁਤ ਕੋ ਕਿਵ ਰਖਹੁ ਅਗਾਰਾ!।” __'ਘਰ। 

ਅਸ ਪੁਕਾਰ ਕਹਿ ਕਰਿ ਗੁਰੁ ਮਾਤਾ। 

ਰੋਦਤਿ' ਲੋਚਨ ਤੇ ਜਲ ਜਾਤਾ ॥੪॥ _'ਰੋਂਦੀ ਹੈ। 

ਸੁਨਤਿ ਰਾਇ ਕੋ ਗਰ' ਭਰਿ ਆਵਾ। __'ਗਲਾ। 'ਪਾ:-ਉਰ। 

ਧਰਿ ਧੀਰਜ ਪੁਨਿ ਬਚਨ ਅਲਾਵਾ। 

“ਕਮਲ ਬਦਨ ਗੁਨ ਸਦਨ ਪੁਨੀਤਾ! ! _'ਭਾਵ ਹੇ ਗੁਰੂ ਜੀ। 

ਜਾਨਤਿ ਆਪ ਸਰਬ ਸ਼ੁਭ ਰੀਤਾ ॥੫॥ 

ਤਦਪਿ ਚਹੋ” ਕਛੂ ਕਹਿ ਤੁਮ ਸੰਗਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਿਨ ਰਜਾਇ ਕਿਉ ਕਹੋ ਨਿਸੰਗਾ!।” _ 'ਨਿਸੰਗ ਹੋਕੇ। 
ਕਾਲੂ ਲਾਲੂ ਪੁਨਿ ਚਲਿ ਆਵਾ। 

ਨ੍ਹਿਪ ਢਿਗ ਬੈਠਿ ਭਰਜਯੋ ਦੁਖ ਹਾਵਾ 

॥੬॥ 

ਤਬ ਬੋਲੇ ਸ਼ੀ ਬਦਨ ਮਯੰਕਾ। 

“ਕਹਹੁ ਰਾਇ ਜੀ ਹੋਇ ਨਿਸ਼ੰਕਾ। ” 

ਆਇਸ ਦਿਯ ਜਬ ਅਸ ਸੁਖਦਾਨੀ। 

ਬੋਲਯੋ ਤਬ ਨਰੇਸ਼ ਮੁਖ ਬਾਨੀ ॥੭॥ 

ਕੁੰਡਲੀਆ ਛੰਦ: 

ਰਖਾਇ। 

ਨਹਿੰ _ਹਾਲਾ ਲੇਵੈ `ਕਛ, _ਸਭਿਹਿ 'ਮਾਮਲੇ ਤੋ ਮਾਫੀ ਵਾਲੀ ਜ਼ਮੀਨ। 
ਇਨਾਮ' ਕਰਾਇ। 

ਸਭਿਹਿ ਇਨਾਮ ਕਰਾਇ, ਸਦਨ ਨਿਜ 

ਰਹੁ ਦੁਖ ਕਦਨਾ ! 

ਮਾਤਾ ਬਿਰਹਿ ਅਧੀਨ ਹੋਤਿ, ਨਹਿ 'ਮੁਖੜੇ ਨੂੰ ਨਾ ਦੇਖਕੇ। 
ਪੇਖਤਿ ਬਦਨਾ। ” 

ਸੁਨਿ ਬੁਲਾਰ ਕੇ ਬਚਨ ਕੋ, ਦੀਨਾ ਨਾਥ 

ਸੁਭਾਇ। 

ਸ਼ੀ ਮੁਖ ਖੇਤੀ ਬਿਧਿ ਕਹੀ, ਸੋਰਠ ਰਾਗ 

ਉਠਾਇ ॥੮॥ 





ਸੀ ਮੁਖਵਾਕ ॥ 
ਸੋਰਠਿ ਮਹਲਾ ੧ ਘਰੁ ੧ ॥ 
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ 
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ 
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ 
ਬਾਬਾ ਮਾਇਆ ਸਾਥਿ ਨ ਹੋਇ ॥ 
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ 
ਦੁਵੈਯਾ ਛੰਦ: 
ਪੁਨ ਲਾਲੂ ਬੋਲਯੋ ਮੁਖ ਬਚਨਾ 
“ਤਲਵੰਡੀ ਹਟ ਕਰੀਏ। 
ਰਹੋ ਸਦਨ ਨਿਜ, ਬਨਜਹੁ ਬਨਜਾ 


700 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮਮ ਬਚ! ਉਰ ਮਹਿ ਧਰੀਏ। 'ਬਚਨ। 
ਤੁਝ ਪਸ਼ਚਾਤ ਕਰਤਿ ਨਿਤ ਰੋਦਨਾ ਰੋਣਾ। 
ਹੇਰਹੁ ਜਨਨੀ! ਘਾ ਤੇ। ? ਮਤਾ। “ਵੱਲ। 
ਸੁਨਿ ਦੂਸਰਿ ਪਦ ਸ਼੍ਰੀ ਮੁਖ ਭਾਖੈਂ 
ਸ਼ੁਭ ਗਤਿ ਪ੍ਰਾਪਤ ਜਾਂ ਤੇ! ॥੯॥ 'ਜਿਸ ਤੋਂ। 

ਸੀ ਮੁਖਵਾਕ ॥ 

ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥ 
ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥ 
ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ ॥੨॥ 

ਕੁੰਡਲੀਆ ਛੰਦ: 
ਤਬ ਲਾਲੂ ਕਹਿਵਾਇਓ, ਰਾਇ ਬੁਲਾਰੂ 
ਪਾਸ। 
“ਨਾਨਕ! ਜੇ ਮਨ ਫਿਰਨ ਪਰ, ਘਰ ਤੇ 
ਭਯੋ ਉਦਾਸ। 
ਘਰ ਤੇ ਭਯੋ ਉਦਾਸ, ਮੋਲ ਲੀਜੈ 'ਘੋੜੇ। 
ਕਿੰਕਾਨਾ।! 
ਕਰਿਯੇ ਤਿਨ ਕੋ ਵਣਜ, ਫਿਰਉ ਦੇਸ਼ਨ 
ਜਹਿਂ ਜਾਨਾ। 
ਤਵ ਜਨਨੀ ਧੀਰਜ ਧਰੈ, ਸੁਤ ਆਵਹਿ 
ਫਿਰ ਧਾਮ। ” 
ਸੁਨਿ ਸ਼੍ਰੋਨਨ ਸ਼੍ਰੀ ਮੁਖ ਭਨੈ', ਤ੍ਰਿਤੀਯਾ 'ਤੀਜੀ ਪੌੜੀ। 
ਪਦ! ਅਭਿਰਾਮ ॥੧੦॥ 





ਸੀ ਮੁਖਵਾਕ ॥ 
ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਲੁ ॥ 
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੂ ॥ 
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥੩॥ 
ਦੋਹਰਾ: 'ਵੈਰਾਗ। 
ਕਹੇ ਨਿਬ੍ਰਿਤਿ!' ਕੇ ਬਚਨ ਜੇ, ਨਹਿ 
ਸਮਝਤਿ ਮਨ ਮਾਂਹਿ। 


ਬਹੁਰ ਬਹੁਰ ਪਰਬ੍ਰਿੱਤਿ ਕੇ!, ਕਮਲ "ਗ੍ਰਹਿਸਤ ਮਾਰਗ ਦੇ। “ਗੁਰੂ ਜੀ ਨੂੰ। “ਆਖਣ। 


ਬਦਨ? ਸੋ” ਪਾਹਿ ॥੧੧॥ 
ਦੁਵੱਯਾ ਛੰਦ: 


ਸੁਨਿ ਕਾਲੂ ਪੁਨਿ ਬਚਨ ਬਖਾਨੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 702 


“ਜੋ ਤੁਮ ਇਹ ਨਹਿ ਕਰਨਾ। 
ਕਰਹੁ ਚਾਕਰੀ ਭੂਪਤਿ ਕਿਹ ਕੀ 
ਹੋਵਹੁ ਚਾਕਰ ਬਰਨਾ”। ਨੌਕਰੀ ਪੇਸ਼ਾ, ਜਾਂ ਸ੍ੇਸ਼ਟ ਨੌਕਰ। 





ਮੁਝ ਬਚ ਮਾਨਿ, ਕਰਹੁ ਯਿਹ ਕਾਜਾ 
ਤਜਹੁ ਫਕੀਰੀ ਬੇਸਾ। 
ਸੁਨਿ ਕਰਿ ਚਤੁਰਥ ਪਦ ਕੋ 
ਬਦਤੰ' ਸ਼ੀ ਨਾਨਕ ਜਗਤੇਸ਼ਾ ॥੧੨॥ _ 'ਬੋਲੇ। 
ਸੀ ਮੁਖਵਾਕ ॥ 
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥ 
ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥ 
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨ ॥੪॥੨॥ 


ਮੋਹ ਦੇ) ਅਧੀਨ। ?ਉਹ (ਗੁਰੂ ਜੀ ਦੇ) ਮਾਤਾ 
ਪਿਤਾ। 


ਵਿਚਾਰਦੇ ਹਨ ਓਹ ਰਿਦੇ ਵਿਚ। 

ਉ 'ਪੁਤਰ। 
ਬਿਦੇਸ਼ ਗਵੈ, ਕਿਵ ਧੀਰ ਧਰੰ ਸੋ।' ਕਿਵੇਂ ਧੀਰਜ ਧਾਰਨ ਓਹ (ਮਾਤਾ ਪਿਤਾ)। 
ਤਾਤ ਕੋ ਮੋਹ, ਨ ਭੇਦ ਪਛਾਨਹਿ 
ਜਾਨਹਿ!' ਮਾਨਵ ਆਨ ਸਮ ਸੋ? 'ਜਾਣਦੇ ਹਨ। “ਹੋਰਨਾਂ ਮਨੁੱਖਾਂ ਜੇਹਾ ਉਸ (ਗੁਰੂ 
॥੧੩॥ ਜੀ ਨੂੰ)। 
ਰਾਇ ਕਹੈ “ਫੁਰਮਾਇਸ਼' ਕੀ ਆਪਣੇ ਹੁਕਮ ਦੀ। 
ਨਿਜ ਆਇਸ ਦੇਵਹੁ! ਜੋ ਉਰ ਹੋਈ। __'ਆਗਯਾ ਦਿਓ। 
ਮੋ! ਕਰ? ਤੇ ਤੁਮ ਸੇਵ ਬਨੈ ਮੇਰੇ। “ਹੱਥੋਂ। 
ਸਫਲਾ ਸ਼ੁਭ ਬਾਸੁਰ ਜਾਨਹੁ” ਸੋਈ। 
ਲੇਹੁ ਪਦਾਰਥ ਤੌ ਕਿਰਤਾਰਥ 
ਹੋਇ ਸੁਆਰਥ! ਲੋਕਨ ਦੋਈ?। ? ਮਰਾ ਮਤਲਬ, ਮੇਰਾ ਸੁਖ। “ਦੋਹਾਂ ਲੋਕਾਂ ਵਿਚ। 
ਸ਼ੀ ਗੁਰੁ ਯੋ ਸੁਨਿ ਕੈ ਤਿਹ ਤੇ 
ਕਹਿ ਬਾਨੀ ਬੈਰਾਗ ਕੈ ਸੰਗ ਭਿਗੋਈ! 'ਭਿੱਜੀ ਹੋਈ। 
॥੧੪॥ 
“ਸ਼ੀ ਕਰਤਾਰ ਉਦਾਰ ਮਹਾਂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਿਹ' ਊਪਰ ਹੈ ਫੁਰਮਾਇਸ਼ ਮੇਰੀ। 
ਪਾਲਤਿ ਜੋ ਜਲ ਮੈ” ਥਲ ਮੈ” ਸੁ 
ਚਲਾਚਲ' ਕੋ ਸਭਿ ਕਾਲ? ਅਦੇਰੀ।” 
ਹੈਂ ਜਿ ਪਦਾਰਥ ਨਾਂਹਿ ਰਹੈ' ਥਿਰਾਂ 
ਹੋਤਿ ਬਿਨਾਸ਼ ਨ ਲਾਵਹਿੰ ਦੇਰੀ। 
ਛੋਰਿ ਗਏ ਦਿਸ ਚਾਰ ਕੋ ਜੈ ਕਰਾਂ 
ਸੰਗ ਕਿਸੈ _ਨਹਿੰ ਜਾਵਤਿ ਹੇਰੀ! 
॥੧੫॥ 

ਜੀਤ ਦਸੋ ਦਿਸ਼ ਦੂਤਿ' ਲਈ ਜਿਨ 
ਭੂਪਨ ਤੇ! ਨਿਜ ਸੇਵ ਕਰਾਏ। 
ਪੁੰਜ ਕੀਏ! ਧਨ ਹੈਵਰ” ਗੈਵਰ” 
ਜੋਰਿ ਚਮੂੰ! ਚਤੁਰੰਗ? ਬਨਾਏ। 


ਜੌਨ ਸਮੈ ਕਰ ਕਾਹਿ ਨ ਜਾਨਤਿਂ 


ਅੰਤ ਸਮੈ ਪਗ ਨੰਗ ਸਿਧਾਏ'। 
ਜੋ ਕਛੁ ਸਾਜ ਸਮਾਜ ਹੁਤੋ 


ਸਭਿ ਛੋਰ ਗਏ, ਨਹਿੰ ਪਾਰ ਬਸਾਏ' 
॥੧੬॥ 

ਕੂਰ ਪਸਾਰ ਰਚਯੋ ਕਰਤਾਰ ਨੈ 

ਤਾਨ ਕਨਾਤ ਦਈ ਇਹ ਮਾਯਾ। 

ਰੰਗ ਅਨੇਕਨ ਕੀ ਜੁ ਬਨੀ 


ਜਿਨ _ਮਾਨਵ ਕੋ ਨਿਜ _ਗਯਾਨਾ! 
ਭੁਲਾਯਾ। 

ਪਯਾਰ ਪਦਾਰਥ, ਕੂਰ ਸੁਆਰਥ! 
ਬੀਚ ਫਸੇ ਸਭਿ ਬੈਸ! ਬਿਹਾਯਾ। 
ਆਦਿ ਸਰੂਪ ਅਨਾਦਿ ਲਖਯੋ ਨਹਿਂ 
ਤੌ ਲਖਿਹੀਂ ਜਿ ਕਰੈ ਹਰਿ ਦਾਯਾ? 
॥੧੭॥ 

ਰਾਇ ਬੁਲਾਰ ਉਚਾਰਤਿ ਵਾਕ 

“ਕਹੋ ਸਤਿ ਬਾਤ ਨ ਕੂਰ, ਦਯਾਲਾ ! 
ਮਾਤਾ ਪਿਤਾ ਤੁਮਰੇ ਬਿਰਹਾਤੁਰ 


703 





'ਚੇਤਨ ਜੜ੍ਹ “ਸਭ ਸਮੇ'1 “ਦੇਰੀ ਬਿਨਾਂ। 
'ਕਾਇਮ। 


ਜੋ ਜਿੱਤਕੇ। 
'ਕਿਸੇ ਨਾਲ ਜਾਂਦੀ ਨਹੀਂ ਡਿੱਠੀ। 


'ਛੇਤੀ। 

'ਰਾਜਿਆਂ ਤੋਂ ਜਿਨ੍ਹਾਂ। 

'ਕੱਠੇ ਕੀਤੇ। ਅਛ਼ੇ ਘੋੜੇ। “ਚੰਗੇ ਹਾਥੀ। 

'ਫੌਜ। “ਚਾਰ ਤਰ੍ਹਾਂ ਦੀ ਫੌਜ-ਹਾਥੀ ਸਵਾਰ, ਰਥ 
ਸਵਾਰ, ਘੋੜ ਚੜੇ ਤੇ ਪੈਦਲ। 

'ਜਿਸ (ਪੁਤਾਪ ਦੇ) ਸਮੇ' ਕਿਸੇ ਨੂੰ ਕੁਝ ਕਰਕੇ 
ਨਹੀਂ ਸਨ ਜਾਣਦੇ। 

'ਨੰਗੇ ਪੈਰੀਂ ਅੰਤ ਵੇਲੇ ਤੁਰ ਗਏ। 


'ਚਾਰਾ ਨਾਂ ਚਲਿਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨਾ ਗਵਨੋਂ ਰਹਿਯੇ ਨਿਜ ਸ਼ਾਲਾ। (ਆਪਣੇ ਘਰ। 

ਤੀਨ ਸੁ ਕੂਪ ਕੀ! ਲੇਹੁ ਕ੍ਰਿਖੀ” ਤਿੰਨ ਖੂਹਾਂ ਦੀ। “ਖੇਤੀ (ਜ਼ਿਮੀਂ)। 
ਕਰਿ ਦੇਗਹਿ” ਦੀਨ? ਖੁਵਾਉ ਬਿਸਾਲਾ। _'ਲੌਗਰ। 'ਗਰੀਬਾਂ ਨੂੰ। 
ਦੀਨਨ ਕੋ ਦੁਖ ਦੇਖ ਸਕੌ ਨਹਿ 

ਯੌੱ, ਕਰਿਯੇ ਘਰ ਬੈਸ, ਕ੍ਰਿਪਾਲਾ !” 

॥੧੮॥ 

! “ਏਕ ਕੀ ਦੇਗ ਅਖੰਡ ਚਲੈ 'ਗੁਰੂ ਜੀ ਨੇ ਉੱਤਰ ਦਿੱਤਾ। 
ਬੁਹਮੰਡ ਹੀ ਮਾਂਗਤਿ ਹੈ ਜਿਸ ਪਾਹੀਂ। 

ਆਦਿ ਨ ਅੰਤ ਬਿਅੰਤ ਲਖੋ 

ਜਗ ਕੰਤ ਦਤਾਰ ਸਮਾਨ ਕੋ ਨਾਂਹੀ। 

ਪ੍ਰਾਨ ਸ਼ਰੀਰ ਰਚਯੋ ਧਨ ਧਾਨ! 

ਸਦਾ ਭਜਿਯੇ ਕਰਤਾ ਮਨ ਮਾਂਹੀ। 

ਆਨ ਕੀ ਦੇਗ ਨਹੀਂ ਜਗ ਮੈ' 

ਥਿਰ ਭੂਪਤਿ ਹੋਇ ਕਿ ਸ਼ਾਹਨਿਸ਼ਾਹੀ” 

॥੧੯॥ 

ਸਾ 





ਸੁਨਿ ਸ਼੍ਰੋਨਨ ਮਹਿਂ ਸਮਝਿਆ, ਹਿਰਦੈ 
ਅਸ ਬਿਧਿ ਰਾਇ। 

-ਰਹੈ' ਨ ਕੈਸੇ ਸਦਨ ਮਹਿ ਕਰਹਿ 
ਜਿ ਅਨਿਕ ਉਪਾਇ- ॥੨੦॥ 
ਕਬਿੱਤ: 


ਦੂਰ ਕਰ। “ਨਾਸ਼ ਕਰਤਾ ਹੈ। 


704 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਹਿੰ ਜਾਹਿ ਹੈਂ। 

ਦਾਨਦਾ!' ਅਨੌਦ ਸੁਖ ਕੰਦ?” ਜਗ ਬੰਦ 
ਯੋਗ? 

ਦੰਭਨ' ਕੋ ਮੰਦ” ਅਵਤਾਰ ਵਾਹਿ ਵਾਹਿ” 
ਹੈ” ॥੨੧॥ 


ਕਾਲੂ ਸੁਨਿ ਬਾਤ ਮਨ ਮਾਂਹਿ ਪਛੁਤਾਤੁ 
ਅਤਿ 

ਜਾਨ ਨਿਜ ਤਾਤ, ਨਹਿ ਭੇਵ ਕੋ ਪਛਾਨ 
ਹੀ। 

ਗਵਨਯੋ ਅਵਾਸ, ਬਹੁ _ਲੇਤਿ ਸੀਤ! 
ਸ੍ਹਾਸ ਤਬ 

ਹੋਤਿ ਸੁਖ ਜੋਊ ਤਾਂ ਕੋ ਦੂਖ 
ਪਰਮਾਨਹੀ।' 


“ਧਾਰਹੁ ਸਰੀਰ ਧੀਰ, ਕਯੋਂ" ਤੂੰ ਪੀਰ 
ਮਾਨਿਹੀਂ” ॥੨੨॥ 

ਮਾਤ _ਘਰ ਜਾਤਿ _ ਬਿਲਖਾਤਿ 
ਬਿਰਹਾਤੁਰੀ ਤੇ! 

“ਹੁਤੋ ਏਕ ਤਾਤ, ਸੋ ਬਿਦੇਸ਼ ਜਾਨਿ 
ਠਾਨਿਹੀ'। 

ਰਾਇ ਸਮਝਾਯੋ, ਨਹਿ ਵਾਕ ਮਨ ਭਾਯੋ 
ਕੋਊ 

ਉਦਾਸੀਨ ਭਯੋ, ਨ __ਅਵਾਸ ਹਿਤ! 
ਜਾਨਿ ਹੀ। ” 

ਬੇਦੀ ਕੁਲਕੇਤ ਰਹੇ ਰਾਇ ਕੇ ਨਿਕੇਤ 
ਨਿਸਿ 


705 





'ਦੇਨ ਵਾਲੇ। “ਸੁਖਦਾਤੇ। “ਜਗਤ ਦੇ ਬੰਦਨ ਜੋਗ। 


/ਪਖੰਡਾਂ ਨੂੰ। “ਦੂਰ ਕਰਤਾ। “ਧੰਨ ਹੈ ਇਹ 
ਅਵਤਾਰ (ਅ) ਵਾਹਿ ਵਾਹਿਗੁਰੂ ਦਾ ਅਵਤਾਰ 
ਵਾਹਿ ਧੰਨ ਹੈ। 


'ਠੰਢੇ। 

'ਭਾਵ, ਸੁਖ ਨੂੰ ਦੁਖ ਮੰਨ ਰਿਹਾ ਹੈ। 
'ਅੰਮ੍ਿਤ ਦਾ ਸਮੁੰਦਰ। “ਮ੍ਰਿਗ ਤ੍ਰਿਸ਼ਨਾ ਦੇ ਜਲ 
ਨਾਲ ਪ੍ਰੇਮ ਕਰਦਾ ਹੈ। 

'ਗੁਰੂ ਜੀ ਪਾਸੋਂ] 

'ਗੱਲ। 

'ਤਨ ਵਿਚ ਧੀਰਜ ਧਾਰੋ। “ਕਿਉ ਪੀੜ ਮੰਨਦਾ 
ਹੈ'। 

'ਬਿਰਹ ਦੇ ਦੁਖ ਕਰਕੇ। 


'ਨਾਣ ਲਈ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 706 


ਭੋਰ ਜਬ ਭਈ ਜਾਇ ਬੈਸੇ ਉਦਿਆਨ 
ਹੀ। 

ਬਾਸੁਰ ਗੁਜਾਰਿ ਕਰਿ ਅਪਨੇ ਅਗਾਰ 
ਆਏ 

ਮੋਖ ਕੇ ਉਦਾਰ', ਕਰਤਾਰ ਗੁਨਖਾਨ ਹੀ_'ਮੋਖ ਦੇ ਦਾਤਾ। 
॥੨੩॥ 

ਮਾਤ ਹਰਖਾਇ ਉਰ, ਆਨਦ ਨ ਮਾਇ 
ਸੁਤ ਨੇਹ ਅਧਿਕਾਇ, ਬਹੁ ਬਿਧਿ 
ਸਮਝਾਵਈ। 

“ਤਾਤ! ਕੋਊ ਕਾਜ ਨਹਿ, ਰਹੋ ਘਰ 
ਮਾਂਹਿ ਬੈਸੇ 

ਕੋਊ ਨ ਕਹੈ ਕਛੁ, ਕਰੋ ਮਨ ਭਾਵਈ। 
ਆਂਖ ਤੈ ਨ ਹੋਵੋ ਦੂਰ, ਰਹਿਯੇ ਹਦੂਰਾ 
ਸੁਤ! 

ਫਿਕਰ ਕੋ ਜ਼ਿਕਰ! ਨ ਤੁਮ ਤਕ 
ਆਵਈ। 





ਪੋਸ਼ਿਸ਼' ਕੋ ਪਾਵੋ, ਉਰ ਇੱਛਾ ਸੋਊ 


ਖਾਵ 


ਬੈਸੇ ਹਰਿ ਗੁਨ ਗਾਵੋ, ਤੁਮੈਂ, ਕੋਊ ਨ 
ਹਟਾਵਈ'” ॥੨੪॥ 

ਕਾਲੂ ਢਿਗ ਆਯੋ ਬੈਠਿ ਬਚਨ ਅਲਾਯੋ 
“ਮੋਦੀ ਕ੍ਰਿੱਤ ਕੋ ਹਟਾਯੋ, ਭਲੀ ਬਾਤ ਨ 
ਵਿਚਾਰੀਆ। 

ਆਵਤਿ ਅਪਾਰ ਬਿਤ', ਖਾਤਿ ਖਰਚੰਤਿ 
ਨਿਤ 

ਇਕਠੋ ਨ ਕੀਨੋ ਸਭਿ ਬਾਦ ਕਰ੍ਯੋ 
ਖ਼ੁਆਰੀਆ।' 

ਆਪਨ! ਕੀ ਸੋਜ” ਸਭਿ ਦੀਨੀ ਹੈ 
ਲੁਟਾਇ ਤੁਮ 

ਸੁਨਯੋ ਹਮ ਕਾਨ ਧਨ ਸ਼ੇਖ਼ ਬਹੁ 
ਥਾਰੀਆ।' 

ਸੋ ਭੀ ਨਹਿੰ ਲਯੋ, ਸਭਿ ਰੰਕਨ ਕੋ ਦਯੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 707 





ਕਹਿ 

ਸਾਧ ਬੇਖ ਭਯੋ ਕੀਨੋ ਕੁਜਸ' ਹਮਾਰੀਆ 'ਅਪਜਸ। 
॥੨੫॥ 

ਜਬ ਕੋ ਜਨਮ ਭਯੋ, ਤਬ ਕੋ ਨ ਸੁਖ 

ਦ੍ਯੋ 

ਭੂਰ _ਸਮਝਾਯੋ, _ਏਕ ਬਾਤ ਨਹਿ 
ਮਾਨੀਆ। 

ਭਾਖੈਂਗੇ ਸ਼ਰੀਕ -ਸੁਤ ਕਾਲੂ ਕੋ ਫਕੀਰ 

ਭਲੋ- 

ਜਾਤਿ ਕੀ ਨ ਗੋਤ ਲਾਜ ਰਿਦੇ ਇਕ 
ਜਾਨੀਆ। 

ਤਜੋ ਤਨ ਬੇਖ, ਪਤਿ! ਹਤੋ ਨ? ਵਿਸ਼ੇਖ2 'ਇੱਜ਼ਤ। 'ਨਾਸ਼ ਨਾ ਕਰੋ। “ਹੋਰ। 
ਮੇਰੀ 

ਦੇਨੋ ਸੁਖ _ਰਹਯੋ, _ ਸਦਾ _ ਭਯੋ _'ਦੁਖ ਦਾਤਾ। 
ਦੁਖਦਾਨੀਆ।' 

ਕੁਛ 

ਕੌਨ ਭੀਰ! ਪਰੀ ਤੇ ਫਕੀਰੀ ਰੀਤਿ 
ਠਾਨੀਆ” ॥੨੬॥ 


'ਕਲਯਾਨ ਦਾਤੇ ਨੇ। 
ਕੌਲ ਵਰਗੇ ਮੁਖੋਂ। “ਭੌਰੀ (ਰੂਪ)। “ਬਾਣੀ। 


ਤਾਤ!' ਕੀ ਜਿਠਾਈ” ਨਿਸ ਸਾਮਹੀ” "ਪਿਤਾ ਦੀ। ਵਡਿਆਈ। “ਰਾਤ ਵਰਗੀ। 
ਪੁਮਾਨੀਆ'। 

“ਕੌਲ ਫੁਲ ਵਿਚ ਬੈਠੀ ਭੌਰੀ ਰਾਤ ਪੈਣ ਤੇ ਫੁਲ ਮਿਟਣ ਤੇ ਅੰਦਰੇ ਹੀ ਰਹਿ ਜਾਂਦੀ ਹੈ, ਇਸ ਤਰ੍ਹਾਂ 
ਸਤਿਗੁਰੂ ਜੀ ਦੇ ਮੁਖ ਕਵਲ ਤੋ ਬਾਣੀ ਰੂਪੀ ਭੌਰੀ ਪਿਤਾ ਦੀ ਵਡਯਾਈ ਰੂਪ ਰਾਤ ਕਰਕੇ ਨਾ 
ਨਿਕਲੀ। ਭਾਵ ਸ੍ਰੀ ਗੁਰੂ ਜੀ ਨੇ ਵਡਿਆਂ ਅੱਗੇ ਉੱਤਰ ਦੇਵਣਾ ਯੋਗ ਨਾ ਜਾਤਾ। 

ਮਾਨਸ! ਮੈ ਹੰਸਨੀ ਸੀ? ਤਹਾਂ ਹੀ? 'ਮਾਨ ਸਰੋਵਰ। “ਭਾਵ ਹੰਸਨੀ ਰੂਪੀ ਬਾਣੀ। 
ਬਿਰਾਜ ਰਹੀ 'ਭਾਵ, ਗੁਰੂ ਜੀ ਦੇ ਹਿਰਦੇ ਅੰਦਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 708 


ਹੁਤੀ ਜੁ ਬਿਗਯਾਨ ਕੇ ਅਨੰਦ ਮੈ 

ਸਮਾਨੀਆ। 

ਹਿਤ ਸੋ ਬੁਲਾਇ ਮਾਤਾ ਭੋਜਨ ਅਚਾਯੋ 

ਪੁਨ ਪਾਨ ਧੈ! ਕਰਾਯੋ, ਪਰਯੰਕ ਪੌਢੇ? 'ਦੁੱਧ। 'ਲੇਟੇ। 'ਆ ਕੇ। 
ਆਨੀਆ ॥੨੭॥ 

ਸ੍ਰੈਯਾ: ਕਵਲ ਖਿੜੇ। 

ਭੋਰ ਭਈ, ਅਰਬਿੰਦ ਖਿਰੇ' 

ਅਰਣੌਦਯ! ਤੇ ਚਕਵੇ ਹਰਿਖਾਏ। 'ਸੂਰਜ ਉਦੇ ਤੇ। 
ਜਯੋ, ਗੁਰੂ ਕੀ ਕਰੁਨਾ ਬਿਕਸੇ ਉਰ 


ਮੇਲ ਸੁਖੰ, ਸੁਮਤੀ ਮਨ ਪਾਏ।! 'ਜਿਵੇਂ ਗੁਰੂ ਜੀ ਦੀ ਕ੍ਰਿਪਾ ਨਾਲ (ਸਿੱਖ ਦਾ) ਮਨ 
ਰਾ ਰਾ ਖਿੜਦਾ, ਮੇਲ ਦਾ ਸੁਖ ਹੁੰਦਾ ਤੇ ਸ੍ਰੇਸ਼ਟ ਬੁਧ 
ਪ੍ਰਾਪਤ ਹੁੰਦੀ ਹੈ। 





ਤਾਰੇ ਛਪੇ ਜਯੋ' ਬਿਕਾਰ ਨਸੇ 

ਜਨੁ ਮੋਹ ਤਮੰ! ਨਹਿ ਦੀਸਨ ਪਾਏ।2 _ 'ਅਨ੍ਹੇਰਾ। 'ਤਾਰੇ ਛਪੇ ਮਾਨੋ ਵਿਕਾਰ ਨੌਸੇ, ਜਿਵੇ 

ਹੂ ਤਾਰੇ ਛਪਯਾਂ ਹਨੇਰਾ ਨਹੀਂ, ਤਿਵੇ' ਵਿਕਾਰਾਂ ਦੇ 
ਦੂਰ ਹੋਇਆਂ ਮੋਹ ਨਹੀਂ ਦਿੱਸਦਾ (ਗਯਾਨੀ 
ਵਿਚ)। 

ਕੀਨ ਸ਼ਨਾਨ ਗਏ ਉਦਿਆਨ 

ਇਕੰਤ ਸਥਾਨ ਮੈ, ੈ 

॥੨੮॥ 


ਗੁਨ ਖਾਨਾ ॥੨੯॥ 
ਚੌਪਈ: 

ਕਬਹਿ ਬੁਲਾਵਹਿ ਰਾਇ ਬੁਲਾਰੂ। 
ਦਰਸ਼ਨ ਬਦਨ! ਬਿਲੋਕਤਿ ਚਾਰੂ। 
ਭੋਜਨ ਦਿਜ ਤੇ ਰੁਚਿਰ ਕਰਾਵੈ। 

ਪੁਨਿ ਪਨ ਬਿਨੈ _ਭਨਹਿ ਅਚਵਾਵੈ 
॥੩੦॥ 

ਪਰੋਮ ਬਿਲੋਕਿ ਰਾਇਕੋ ਪੂਰਾ। 

ਨਹਿਂ ਸ਼ਰਧਾ ਤੇ ਜਿਹ ਉਰ ਊਰਾ।! 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 709 


ਸ਼ੀ ਗੁਰੁ ਬਚਨ ਬਹੋਰਹਿ' ਨਾਂਹੀ!। ਮੋੜਦੇ ਨਹੀਂ ਸਨ। 

ਜਬਹਿ ਬੁਲਾਇ ਨਿਕਟਿ ਤਬ ਜਾਂਹੀਂ 

॥੩੧॥ 

ਲੇਵਨ ਹੇਤ ਗਯਾਨ ਉਪਦੇਸ਼ਾ। 

ਉਰ ਅਭਿਲਾਖਾ ਅਧਿਕ ਨਰੇਸ਼ਾ। 'ਰਾਜੇ ਦੇ ਮਨ ਵਿਚ। 

ਬਿਬਿਧਿ ਭਾਂਤਿ ਕੀ! ਕਰਹਿ ਸੁ ਸੇਵਾ। _ 'ਕਈ ਤਰ੍ਹਾਂ ਦੀ। 

ਨਿਸਦਿਨ ਧਯਾਨ ਧਰਹਿ ਗੁਰੁ ਦੇਵਾ! 'ਗੁਰੂ ਜੀ ਦਾ। 

॥੩੨॥ 

ਆਯੁ ਬ੍ਰਿੱਧਿ ਜਿਹਿ ਜੀਵਨ ਥੋਰਾਂ। __ 'ਬਾਕੀ) ਜੀਵਨ ਥੋੜਾ ਹੈ। 

ਚਹਿਤਿ ਕਿ -ਸਫਲ ਜਨਮ ਹੂ ਮੋਰਾ-। 

ਅਸ਼ਟਜਾਮ' ਮਨ ਮੈ ਲਿਵਲਾਗੀ। ਅੱਠੇ ਪਹਿਰ। 

ਸ਼ੀ ਗੁਰੂ ਚਰਨ ਕਮਲ _ਅਨੁਰਾਗੀ 

॥੩੩॥ 

ਇਕ ਬਾਸੁਰ ਨਰ ਪਠਿ! ਅਵਨੀਪਾ।2 _'ਭੇਜਕੇ। “ਰਾਇ ਬੁਲਾਰ ਨੇ। 

ਕਮਲ ਬਦਨ ਬੁਲਵਾਇ ਸਮੀਪਾ। 

ਦੈ ਕਰ ਬੰਦੇ! ਬਿਨੈ ਬਖਾਨੀ। 'ਹਥ ਜੋੜੇ। 

“ਦੀਨ ਦਯਾਲ ! ਦਾਸਨ ਗਤਿਦਾਨੀ ! 

॥੩੪॥ 

ਮਮ ਸਰੁਪ ਕੋ! ਦੇਹੁ ਬੁਝਾਈ।? /ਮੇਰੇ ਸਰੂਪ ਨੂੰ (ਮੈਨੂੰ)। “ਲਖਾ ਦਿਓ। 

ਭੂਲ ਰਹਯੋ ਜਿਹ ਸੁਧ ਨਹਿ ਕਾਈ। 

ਕੋ ਮੈ' ਹੋਂ? ਕਛੁ ਜਾਇ ਨ ਜਾਨਾ। 

ਬਢਯੋ _ਵਿਸ਼ੇਖ਼ _ਰਿਦੈ _ ਅਗਯਾਨਾ 

॥੩੫॥ 

ਸੁਮਤਿ!' ਕਹਤਿ-ਤਮਸਾ ਅਗਯਾਨਾ।2 __'ਬੁੱਧੀਵਾਨ। “ਅਗਯਾਨ ਹਨੇਰੇ ਵਰਗਾ ਹੈ। 

ਮੈ ਨਹਿਂੰ ਜਾਨੋ ਤਾਂਹਿ ਸਮਾਨਾ। 

ਤਿਮਰ ਵਿਖੈ ਤਨ ਸੁਧ ਸਭਿ ਭਾਨੇ।! __'ਹਨੇਰੇ ਵਿਚ ਆਪਣੇ ਤਨ ਦੀ ਸਾਰੀ ਸੋਝੀ ਭਾਨ 
ਹੁੰਦੀ ਰਹਿੰਦੀ ਹੈ। 

ਅਨਤ ਪਦਾਰਥ ਜਾਇ! ਨ ਜਾਨੇ! 'ਭਾਵੇਂ ਹੋਰ ਪਦਾਰਥ ਨਹੀਂ ਦਿਸਦੇ। 

॥੨੩੬॥ 


ਸੁਧ ਅਗਿਆਨਹਿ ਸਰਬ ਗਵਾਈ। /ਪਰ ਅਗਯਾਨ ਸਾਰੀ ਸੁੱਧ (ਐਉਂ) ਗਵਾਉਂਦਾ ਹੈ 
ਹੁ ਕਿ। 


ਅਪਨੋ ਆਪ ਨ ਜਾਨਯੋ ਜਾਈ'। ।ਆਪਣਾ ਆਪ ਹੀ ਨਹੀਂ ਲਖ ਸਕਦਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 710 





ਯਾਂ ਤੇ ਤਮ! ਜੋ ਸਮ ਨਹਿੰ? ਤਾਂ ਕੇ।” ਰਿ “ਬਰੋਬਰ ਨਹੀਂ। “ਉਸ (ਅਗਯਾਨ) 
| 

ਸਰਬ ਜੀਵ ਦੁਖੀਆ ਬਸਿ ਜਾਂ ਕੇ! 'ਤਾਵ ਅਗਯਾਨ ਦੇ। 

॥੩੭॥ 

ਉਪਦੇਸ਼ਕ ਪੁਭੁ ਤੋਹਿ ਸਮਾਨਾ। 

ਅਵਨੀ ਬਿਖੈ ਨ ਜਾਨੋ ਆਨਾ। 

ਕ੍ਰਿਪਾ ਸਿੰਧੁ ! ਕਰੁਨਾ ਅਬ ਕੀਜੈ। 

ਮਮ _ਸਰੂਪ _ਸਮਝਾਇ ਸੁ ਦੀਜੈ 

॥੩੮॥ 

ਤੁਮ ਕਰੁਨਾ ਤੇ ਮੁਝ ਜਗਯਾਸਾ।' 'ਚਾਹ। 

ਵਧੀ ਰਿਦੇ ਮਹਿਂ ਅਧਿਕ ਪਿਆਸਾ। 


ਲਖਿ ਅਧਿਕਾਰਿ' ਗਯਾਨ ਕੋ ਦਾਨਾ।: _'ਜੇ) ਅਧਿਕਾਰੀ ਮੈਨੂੰ ਲਖੋ ਤਾਂ। “ਗਿਆਨ ਦਾ 
ਦਾਨ। 


ਦੇ ਕਰਿ, ਕਰਹੁ ਮੋਰ ਕਲਯਾਨਾ? 
॥੨੬॥ 

ਅਸ ਪੁਕਾਰ ਕੀ ਸੁਨਿ ਕਰਿ ਬਾਨੀ। 
ਬਿਨੈ ਦੀਨਤਾ ਮਹਿ ਜੋ ਸਾਨੀ। 


ਦੇਨਿ ਗਯਾਨ ਕੀ ਮਤਿ ਤਿਹ ਤਾਂਈਂ। 

ਉਦਿਤ ਭਏ” ਸ਼੍ਰੀ ਗੁਰੁ ਜਗ ਸਾਈਂ 'ਤਿਆਰ ਹੋਏ। 

॥੪8੦॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਤਲਵੰਡੀ ਪ੍ਰਸੰਗ” ਬਰਨਨੇ ਨਾਮ 
ਬੈਤਾਲੀਸਮੋ' ਅਧਜਾਯ ॥੪੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 711 





੪੩. [ਚਰਣ ਕਮਲ ਮੰਗਲ। ਗਯਾਨ ਉਪਦੇਸ਼। ਤੁਲਸਾਂ] 


(ਰਾਇ ਪੂਤਿ ਗਜਾਨ ਉਪਦੇਸ਼) ॥੨..॥ 
(ਰਾਇ ਨੂੰ ਦਿੱਤੇ ਉਪਦੇਸ਼ ਦਾ ਨਿਚੋੜ) ॥੪੪..॥ 
(ਤੁਲਸਾਂ ਦਾਸੀ) ॥੫੬..॥ 

ਦੋਹਰਾ: 
ਸ੍ਰੀ ਗੁਰੂ ਪਗ ਸ਼ੋਭਾ ਬਿਮਲ, ਪਿੰਜਰ ਸਰ ਪਹਿਚਾਨ। 
ਬਿਮਲ=ਨਿਰਮਲ, ਉੱਜਲ। ਪਿੰਜਰ=ਪਿੰਜਰਾ। ਸਰ=ਰੱਸੀ, ਲੜੀ। ਸਰੀ, ਮੋਤੀਆਂ ਦੀ ਮਾਲਾ। (ਅ) 
ਸਦਰਸ਼, ਤੁੱਲ। 
ਮਨ ਖੰਜਨ ਤਹਿਂ ਪਾਇਕੈ, ਕਹੋ' ਕਥਾ ਗੁਨਖਾਨਿ' ॥੧॥ 
ਖੰਜਨ=ਇਕ ਪੰਛੀ ਜਿਸਨੂੰ ਮਮੋਲਾ ਕਹਿੰਦੇ ਹਨ, ਏਹ ਬਹੁਤ ਚੰਚਲ ਹੁੰਦਾ ਹੈ, ਇਸ ਕਰਕੇ ਕਵਿ ਜੀ 
ਨੇ ਮਨ ਨਾਲ ਉਪਮਾਂ ਦਿੱਤੀ ਹੈ, ਇਹ ਪਿੰਜਰੇ ਭੀ ਥਖਾ ਹੀ ਪੈਂਦਾ ਹੈ, ਪੈ ਜਾਏ ਤਾਂ ਮਰ ਜਾਂਦਾ ਹੈ। 
ਇਹੋ ਕਵਿ ਜੀ ਦਾ ਕਟਾਖ ਹੈ ਕਿ ਮਨ ਜੇ ਪਿੰਜਰੇ ਪੈ ਗਿਆ ਤਾਂ ਏਹ ਆਪਾ ਪਲਟਕੇ ਸ਼ੁੱਧ ਹੋ 
ਜਾਏਗਾ। 
ਅਰਥ: 
ਸ਼ੀ ਗੁਰੂ ਜੀ ਦੇ ਚਰਨਾਂ ਦੀ ਉੱਜਲ ਸ਼ੋਭਾ (ਮਾਨੋ) ਮੋਤੀ ਮਾਲਾ ਦਾ ਪਿੰਜਰਾ ਹੈ, (ਸੈ' ਆਪਣੇ) 
ਮਨ ਰੂਪੀ ਮਮੋਲੇ ਨੂੰ ਉਸ ਵਿਚ ਪਾ ਕੇ (ਹੁਣ ਹੋਰ) ਕਥਾ (ਜੋ) ਗੁਣਾਂ ਦੀ ਖਾਣ ਹੈ, ਕਹਿੰਦਾ 
ਹਾਂ। ਅਥਵਾ ਗੁਣਾਂ ਦੀ ਖਾਣ ਗੁਰ ਨਾਨਕ (ਦੇਵ ਜੀ ਦੀ ਹੋਰ) ਕਥਾ ਵਰਣਨ ਕਰਦਾ ਹਾਂ। 
ਸੀ ਬਾਲਾ ਸੰਧੁਰੁ ਵਾਚ ॥ 
ਚੌਪਈ: 'ਰਾਏ ਨੇ। 
ਸੁਨਤਿ ਬੇਨਤੀ ਕਰੀ ਜੁ ਰਾਊ।' 
(ਰਾਇ ਪੁਤਿ ਗਜਾਨ ਉਪਦੇਸ਼) 
ਬੋਲੇ ਸ਼੍ਰੀ ਗੁਰੁ ਮਿਰਦੁਲ ਸੁਭਾਊ। 
“ਭੋਂ ਭੁਪਤਿ ! ਤੁਮਾਂ ਆਪਨ? ਹੰਤਾ।੨ __ 'ਤੁਸਾਂ। 'ਅਪਨੀ। 'ਹੰਗਤਾ (ਮੈ ਪਨਾ)। 
ਕਿਹ ਮਹਿ ਧਰੀ? ਕਹਹੁ ਬਿਰਤੰਤਾ” 
॥੨॥ 
“ਤੁਰਕ ਜਨਮ ਮਮ', ਦੀਨ ਦਯਾਲਾ! _'ਮੇਰਾ। 
ਆਰਬਲਾ' ਬ੍ਰਿਧ, ਮਮ” ਸਿਤ” ਬਾਲਾ।“ _'ਆਯੁ। 'ਮੇਰੇ। “ਚਿੱਟੇ। “ਵਾਲ ਹਨ। 
ਚਰਮ! ਸਿਥਲ?, ਮੈ' ਨਿਰਬਲ ਹੋਯੋ। __ 'ਚਮੜਾ। “ਢਿੱਲਾ ਹੈ। 
ਕੰਪਤ ਸਿਰ _ਮੈ'_ਬਿਸ਼ਿਯਨ_ਭੋਯੋ/ 'ਮਿਲਿਆ ਹੋਇਆ ਹੈ। 
॥੨॥ 
ਮਮ ਬਨਿਤਾ', ਮੇਰੇ ਸੁਤ ਨਾਤੀ”। ਮੇਰੀ ਇਸਤ੍ਰੀ। “ਮੇਰੇ ਪੁਤ ਪੋਤਰੇ। 
ਮਮ ਸੋਦਰ', ਇਹ ਮੇਰੇ ਗਯਾਤੀ”। ਮੇਰੇ ਭਾਈ। ਐਰੇ ਸ਼ਰੀਕ ਭਰਾ। 
ਨਾਮ ਬੁਲਾਰ ਵਿਥੈ ਮਮ ਹੰਤਾ। ਹੰਕਾਰ (ਮੈ ਪਾ) 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 6“ 





ਸੰਬੰਧਨ ਮਹਿ ਲਖਹੁ” _ਇਦੰਤਾ?” 'ਜਾਣਦਾ ਹਾਂ। ਇਸ ਪੁਕਾਰ। 

॥੪॥ 

“ਹੇ ਭੂਪਤਿ! ਇਹ ਤਨ! ਕੇ ਧਰਮਾ। __'ਸਰੀਰ। 

ਆਪ ਅਰੋਪੇ, ਭਾ ਉਰ ਭਰਮਾ।2 ਆਪ ਲਾਏ ਹਨ। ?ਦਿਲ ਨੂੰ ਭਰਮ ਹੋਯਾ ਹੈ। 


ਜਨਮ ਮਰਨ ਦੁਖ ਤਨ ਕੇ ਮਾਂਹੀ। 

ਬਾਲਿਕ, _ਤਰੁਨ!, ਬ੍ਰਿੱਧ ਤੂੰ ਨਾਂਹੀ 'ਜਵਾਨ। 

॥੫॥ 

ਖਾਕ! ਬਾਦ? ਆਤਸ਼ਹਿ' ਆਬ“ ਨਭ=। _ 'ਮਿੱਟੀ। 'ਵਾਯੂ। 'ਅਗਨੀ। “ਪਾਣੀ। “ਅਕਾਸ਼। 
ਪੰਚ ਭੂਤ ਏ ਜੜ ਜਾਨਹੁ ਸਭਿ। 

ਤਿਨ ਕੀ ਦੇਹਿ ਰਚੀ ਜੜ੍ਹ ਸੋਊ।' 1ਓਹ ਬੀ ਜੜ ਹੈ। 

ਜਸ ਕਾਰਨ ਤਸ ਕਾਰਜ ਹੋਉ! ॥੬॥ _ “ਜੈਸਾ ਕਾਰਣ ਹੋਵੇ ਤੈਸਾ ਹੀ ਕਾਰਜ ਹੁੰਦਾ ਹੈ। 
ਤੂੰ ਸਦੀਵ ਚੇਤਨ, ਸੁਖ ਸੰਗਾ। 

ਜਨਮ ਮਰਨ ਤੇ ਰਹਿਤ, ਅਭੰਗਾ।' 'ਜੋ ਭੰਗ ਨ ਹੋਵੇ। 

ਨਾਮ, ਰੁਪ, ਪੁਨ ਬਰਨ” ਬਿਹੀਨਾ।? 'ਰੰਗ, ਜਾਤੀ। “ਬਿਨਾ। 

ਸਦਾ ਏਕਰਸ, ਦੁਖ ਸਭਿ ਹੀਨਾ ॥੭॥ 

ਸੋ! ਤਜਿ ਕਰਿ ਜਬ ਜਾਵਤਿ ਦੇਹੀ।2 __ 'ਉਹ, ਭਾਵ ਚੇਤਨ। “ਦੇਹ ਨੂੰ। 

ਘਰ ਤੇ ਕਾਢਹਿ' ਵਹਿਰ ਸਨੇਹੀ।! /ਪਆਰ ਵਾਲੇ। 

ਜਿਸ ਬਿਹੀਨ ਤਨ ਮਿਿਤ' ਅਪਵਿੱਤ੍ਰਾ। _'ਮੁਰਦਾ। 

ਸੋ ਤੂੰ ਲਖਿਯੇ! ਪ੍ਰਿਥਕ ਪਵਿੱਤ੍ਹਾ? 'ਉਸਨੂੰ ਲਖੋ ਤੁਸੀਂ। “ਵੱਖਰਾ ਤੇ ਪਵਿੱਤੂ। 
॥੮॥ 

ਜਾਤਿ ਬਰਨ ਤੇ ਲਖਿ ਕਰਿ ਨਯਾਰੋ। 

ਨਿਜ ਸਰੁਪਂ ਕਰਿਯੇ ਨਿਰਧਾਰੋ।? ਉਸਨੂੰ) ਅਪਣਾ ਸਰੂਪ। “ਨਿਸ਼ਚੇ ਕਰੋ। 
ਅਰ ਪੁਨ ਜਹਿੰ ਜਹਿੰ ਮਮਤਾ! ਥਾਪੀ। _'ਮਮਤ੍ਰ) ਮੇਰਾ ਪਨ। 

ਦੁਖ ਮੈ' ਸੰਗੀ ਹੈ ਨ ਕਦਾਪੀ! ॥੯॥ _ 'ਕਦੇ ਭੀ। 

ਧਨ ਆਦਿਕ ਜੇ ਪਿਖੋ ਪਦਾਰਥ। 

ਸਭਿ ਜੀਵਤਿ ਲੌ, ਮੁਏ ਅਕਾਰਥ। 

ਜੇ ਗਯਾਤੀ', ਬਨਿਤਾ ਸੁਤ, ਨਾਤੀ?, __ 'ਸਜਾਤੀ, ਸੰਬੰਧੀ। “ਪੋਤੇ। 

ਤਨ ਤਯਾਗੇ ਤੇ ਕੋ ਨ ਸੰਗਾਤੀ' 'ਸਾਥੀ ਨਹੀਂ। 

॥੧੦॥ 

ਦੋਹਰਾ: /ਪੁਰਾਣਾ। ਆਤਮਾ) ਛੱਡ ਜਾਂਦਾ ਹੈ ਸਰੀਰ ਨੂੰ। 
ਬਸਤ੍ਰ ਸਮਾਨ ਸਰੀਰ ਸੋ, ਜੀਰਣ' ਹੂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਜਿ ਜਾਹਿ?। 

ਯਾਂ ਤੇ ਨਯਾਰੋ ਆਤਮਾ, ਲਖਹੁ ਰਿਦੇ, 
ਨਰਨਾਹਿ!'” ॥੧੧॥ 

ਚੌਪਈ: 


ਸੁਨਿ ਤਨੁ ਮਾਨ ਵਿਸਾਰਯੋ ਰਾਈ।2 
ਸ਼ੀ ਗੁਰੂ ਸੋ ਪੁਨ ਗਿਰਾ ਅਲਾਈ। 
“ਤਨ ਮੈ' ਨਹੀਂ, ਬਤਾਈ ਸਾਚ਼ੀ। 
ਇੰਦੂਯ ਮੈ' ਹੰਤਾ! ਰੁਚਿ ਰਾਚੀ ॥੧੨॥ 
ਜਾਂ ਤੇ ਮੈਂ ਦੇਖੋ, ਮੈ, ਸੁਨਿ ਹੈਂ। 

ਮੈ ਚਲਿਹ? ਮੈ” ਗਹੇਂ” ਬਖਨ ਹੈ]? 


ਸੁਨਹੁ ਜੁਕਤਿ' ਯਾ ਪਰ£ ਸੂਤਿ' ਮਾਂਹੀ” 
॥੧੪॥ 

ਜਿਉ ਤਿਖਾਨ ਕੇ ਹਾਥਨ ਮਾਂਹੀ। 

ਬਿਨਾ ਕੁਠਾਰੋ! ਕ੍ਰਿੱਤਿ? ਹੂ ਨਾਂਹੀ। 
ਤਿਉ ਸਾਧਨ ਹੈਂ ਇੰਦੂਯ ਬ੍ਰਿੰਦਾ।! 
ਇਨ ਤੇ ਆਤਮ ਪ੍ਰਿਥਕ! ਅਨੰਦਾ? 
॥੧੫॥ 

ਨਾਨਾ ਇੰਦੂਯ ਤਾ! ਮਤਿ? ਨਾਨਾ'। 


ਕੈਸੇ ਨਿਜ ਸਰੂਪ ਅਨੁਮਾਨਾ'। 
ਸਦਾ ਏਕ ਤੂੰ ਚੈਤਨ ਨੀਕਾ। 

ਜਿਹ ਬਿਨ ਜੜ੍ਹ ਹੈਂ ਬ੍ਰਿੰਦ ਰਿਖੀਕਾ! 
॥੧੬॥ 

ਅੰਧ', ਮੂਕ”, ਗੁੰਗੇ ਪੁਨ ਜੇਈ। 
ਜੀਵਤਿ ਜਗਤ ਰਹਤਿ ਹੈ ਤੇਈ। 


713 





ਹੇ ਰਾਜਾ। 


ਤਨ ਦਾ ਹੰਕਾਰ। “ਰਾਜੇ ਨੇ। 


/ਹੰਕਾਰ। 


ਹੈ” ਚਲਦਾ ਹਾਂ। “ਮੈ ਫੜਦਾ ਹਾਂ। ਮੈ ਕਹਿੰਦਾ 
ਹਾਂ। 


ਐਸੀ ਅਹੰਗਤਾ। ?ਧਾਰਦਾ ਹਾਂ। 
'ਭਿੰਨ। ਇੰਦੀਆਂ। 


'ਦਲੀਲ। “ਇਸ ਉੱਤੇ। “ਕੰਨਾਂ ਵਿਚ। 'ਪਾ:- 
ਸਤ-ਬੀ ਹੈ। 


'ਕੁਹਾੜੇ। “ਕੰਮ। 
'ਸਾਰੇ ਇੰਦੇ। 


'ਵੱਖ। “ਤੇ) ਅਨੰਦ ਸਰੂਪ ਹੈ। 


ਉਨ੍ਹਾਂ ਦੇ। 'ਅਤੇ। 'ਪਾ:-ਮਤ ਜਾਨਾ। ਵਾ-ਤਨ 
ਨਾਨਾ ਕਈ ਸਰੂਪ। 
'ਜਮਝਿਆ ਹੈ' (ਤੂੰ)। 


'ਸਾਰੀਆਂ ਇੰਦੀਆਂ। 


'ਅੰਨ੍ਹੇ। “ਡੋਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਇਨ ਤੇ ਆਤਮ ਲਖਿਯੇ ਨਯਾਰੋ। 
ਇੰਦੂਯ ਤਨ ਕੇ ਜੌਨ ਅਧਾਰੋ' ॥੧੭॥ 
ਨਿਜ ਤਤ ਕੋ ਰਿਖੀਕ ਗੁਣ ਗ੍ਰਾਹੀ'। 


ਨਭ ਕੋ ਸ਼ਬਦ ਸ਼ੂਵਣ ਗਹਿ ਤਾਂਹੀ!। 


ਤੁਚਾ ਵਾਉ ਕੀ ਇੰਦੂਯ' ਜਾਨਿ। 

ਤਿਹ ਕੋ ਬਿਸ਼ੈ ਸਪਰਸ਼ ਪਛਾਨ 
॥੧੮॥ 

ਜਿਹ ਸੁਭਾਉ ਤਾਂ ਕੋ, ਸੋ ਗਹਿਈ'। 
ਬਾਦ! ਅਹੰਤਾ? ਤੂੰ ਕਿਉ ਲਹਿਈ। 
ਚਖ! ਅਗਨੀ ਕੀ?, ਗੁਨ ਤਿਹ ਰੂਪਾ”। 
ਸੋ ਤਿਹ ਗਹੈ, 
॥੧੯॥ 

ਜਲ ਕੀ ਜੀਹ!, ਸੁ ਰਸ ਗੁਣ ਤਾਂਹੀ”। 
ਜਾਨਹੁ ਬਿਸ਼ੈ ਸਾਦ ਕੋ ਗ੍ਰਾਹੀ'। 
ਛਿਤ ਕੀ! ਘਾਣ”, ਗੰਧ ਗੁਣ” ਜਾਨ। 


ਸਮਝਿਯੇ _ਭੂਪਾ ! 


ਗਹੇ ਸੁ ਤਾਂ ਕੇ ਲੇਹੁ ਪਛਾਨ ॥੨੦॥ 
ਅਸ' ਇਨ? ਸਹਿਜ ਸੁਭਾਇ ਵਿਚਾਰੋ। 
ਅਪਨਿ ਅਹੰਤਾ! ਕਿਉ ਤੁਮ ਧਾਰੋ। 
ਸਭਿ ਰਿਖੀਕ' ਲਖਿਯੇ ਦੁਖ ਕੂਪਾ”। 
ਤੋਰ ਸਰੂਪ ਅਨੌਦ ਅਨੂਪਾ” ॥੨੧॥ 
ਸੁਨਿ ਗੋ ਅਹੰ' ਬੁਲਾਰ ਬਿਸਾਰੀ। 

ਪੁਨ ਸ਼੍ਰੀ ਗੁਰ ਸੋ ਗਿਰਾ ਉਚਾਰੀ। 
“ਨਹਿੰ ਰਿਖੀਕ ਹੈ ਮੋਰ ਸਰੂਪਾ। 
ਜਾਨੋਂ ਮੈ' ਹੋਂ ਪੁਨ ਅਨੂਪਾ ॥੨੨॥ 
ਜਬ ਲੌ ਪ੍ਰਾਣ ਰਹੈ', ਤਨ ਜੀਵਤਿ। 
ਨਿਕਸ ਜਾਇ, ਤਬ ਮਿਰਿਤੁ ਪੁਨ 
ਥੀਵਤਿ। 

ਜੀਵਤਿ ਮਰਨਾ ਪ੍ਰਾਣ ਅਧੀਨਾ।' 

ਯਾਂ ਤੇ ਸੋ ਸਰੂਪ ਨਿਜ ਚੀਨਾ! ॥੨੩॥ 


714 





'ਅਕਾਸ਼ ਦਾ ਗੁਣ ਹੈ ਸ਼ਬਦ, ਉਸ ਨੂੰ ਕੰਨ ਗੁਹਣ 
ਕਰਦੇ ਹਨ। 

'ਵਾਉ ਦਾ ਤ੍ਰਚਾ। 

'ਵਿਸ਼ਾ ਸਪਰਸ਼ (ਛੁਹ) ਪਛਾਣ ਲੈ। 


'ਫੜਦਾ ਹੈ (ਇੰਦੂਯ)। 

'ਵਿਅਰਥ। ?ਹੰਗਤਾ। 

'ਅੱਖਾਂ। “ਅੱਗ ਦਾ (ਇੰਦ੍ਰ ਹਨ)। "ਉਨ੍ਹਾਂ ਦਾ 
ਗੁਣ ਰੂਪ ਹੈ। 


'ਜੀਭ। ?ਉਸ ਦਾ ਗੁਣ ਰਸ ਹੈ। 
'ਉਸ ਦਾ ਵਿਸ਼ਾ ਜਾਣੋ' ਸਵਾਦ ਨੂੰ ਗੁਹਣ ਕਰਨਾ। 


'ਪ੍ਰਿਥਵੀ (ਦਾ ਇੰਦੂ )। “ਨੌਕ। “ਉਸ ਦਾ ਗੁਣ 
“ਗੰਧ” ਜਾਣ। 


“ਇਸ ਤਰ੍ਹਾਂ। “ਇਨ੍ਹਾਂ ਦਾ। 
'ਹੰਗਤਾ। 


'ਇੰਦੀਆਂ। “ਦੁਖਾਂ ਦੇ ਖੂਹ। 


'ਇੰਦੀਆਂ ਦੀ ਅਹੰਗਤਾ। 


/ਪ੍ਰਾਣਾਂ ਦੇ ਵੱਸ ਵਿਚ ਹੈ। 
ਹੈ ਪਛਾਣਿਆਂ ਹੈ ਆਪਣਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਦੁਖ ਸੁਖ ਕੋ ਅਨੁਭਵ ਜਿਸ ਮਾਂਹੀ। 

ਤਨ ਰਿਖੀਕ ਜਿਹ ਬਿਨ ਥਿਰ ਨਾਂਹੀ। 

ਤਾਂ ਤੇ ਮਮ ਸਰੂਪ ਹੈ ਪ੍ਰਾਨਾ! “ ਪ੍ਰਾਣ ਮੇਰਾ ਸਰੂਪ ਹੈ। 
॥੨੪॥ 

“ਹੇ ਰਾਜਨ ਜੇ ਪ੍ਰਾਣ ਅਨੂਪਾ। 

ਸੋਪਿਂ' ਨਹੀਂ ਹੈ ਤੋਰ” ਸਰੂਪਾ। ।ਉਹ ਬੀ। 'ਤੇਰਾ। 'ਪਾ:-ਸੋ ਬਿ। 
ਜਾਗੂਤ, ਸੁਪਨ, ਸੁਖੋਪਤ ਮਾਂਹੀ। 

॥੨੫॥ 

ਇਨ ਸਮਾਂਨ ਨਹਿ ਤੇਰੀ ਰੀਤਾ। 

ਇਨਤੇ ਆਪ ਲਖਹੁ ਵਿੱਪ੍ੀਤਾ। 

ਜਾਗੁਤ, ਸੁਪਨ, ਭੋਗ ਸ਼ੂਮ' ਪਾਵਾ। 

ਬਹੁਰ _ਸਖੋਪਤਿ _ ਮਾਂਹਿ _ਸਿਧਾਵਾ! 

॥੨੬॥ 

ਘਨਾਨੌਦ! ਕੇ ਬੀਚ ਸਮਾਵੈ। 

ਬ੍ਰਿਤਿ ਬਿਹੀਨ', ਨ ਆਵੈ ਜਾਵੈ। 

ਜੋ ਹੈ ਸਦਾ ਅਚੱਲ ਅਨੂਪਾ। 

ਸੋ _ਉਰ ਲਖਿਯੇ ਅਪਨ _ਸਰੂਪਾ 

॥੨੭॥ 

ਤੈ” ਜੋ ਭਾਖੇ ਪ੍ਰਾਨ ਬਿਹੀਨਾ। 

ਦੇਹੀ ਇੰਦੂਯ ਥਿਰ ਨਹਿ ਚੀਨਾ। 

ਯਾਂ ਕੋ ਉੱਤਰ ਸੁਨਹੁ ਉਮੰਗਾ।' /ਉਤਸਾਹ ਸਹਿਤ। 

ਅੰਹੈ ਜੀਵ ਕੋ ਪ੍ਰਾਨ! ਤੁਰੰਗਾ” ॥੨੮॥ _'ਪ੍ਰਾਣ ਜੀਵ ਦਾ। 'ਘੋੜਾ ਹੈ। 
ਤਾਂ ਪਰ ਹੈ ਆਰੂਢ” ਪੂਲੋਕਾ। ਅਸਵਾਰ ਹੋ ਕੇ। 
ਜਾਇ, ਸਬੰਧੀ ਹੋਤਿ ਸਸ਼ੋਕਾ।' 'ਸ਼ੋਕ ਵਾਲੇ। 

ਯਾਂ ਤੇ ਅਨਤ ਸਰੂਪ ਪਛਾਨੋ। 

ਜਿਹ ਜਾਨੇ _ਸਭਿ ਸੰਕਟ _ਹਾਨੋ!” 'ਨਾਸ਼ ਹੁੰਦੇ ਹਨ। 
॥੨੯॥ 

ਸੁਨਿ ਕਰਿ ਰਾਇ ਸ਼੍ਰੋਨ' ਅਸ ਬਚਨਾਂ। _ 'ਕੰਨੀ। 

ਤਯਾਗੀ ਪ੍ਰਾਣ ਅਹੰ! ਕੀ ਰਚਨਾ। ਪ੍ਰਾਣ ਮੈ” ਹਾਂ, ਪ੍ਰਾਣਾਂ ਦੀ ਹੰਗਤਾ। 


715 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 716 


ਬੋਲਯੋ “ਜਗਤ ਲਖਯੋ ਸਭਿ ਕਾਚਾ। 


ਪ੍ਰਾਨ ਨਹੀਂ ਮੈ' ਸਾਚ ਉਬਾਚਾ ॥੩੦॥ 


ਮਨ ਸਰੂਪ ਮੈਂ ਅਪਨਾ ਜਾਨਾ। 
ਜਾਂ ਕੇ ਹੈ ਅਧੀਨ! ਸਭਿ ਗਯਾਨਾ। 
ਸਾਵਧਾਨ ਮਨ ਹੋਇ ਨ ਜੌ ਲੋ।! 


ਗਯਾਨ ਉਪਾਂਵੈ ਕੋਇ ਨ ਤੌ ਲੌ 


॥੩੧॥ 

ਮੈ ਸੰਕਲਪ ਕਿਯੋ ਅਸ ਭਾਂਤੀ। 
ਜਾਂ ਤੇ ਜੀਤੋ, ਸਕਲ ਅਰਾਤੀ'। 
ਮਨ ਕੋ ਧਰਮ ਸੰਕਲਪ ਉਠਾਵਤਿ। 


ਸੋ _ਸਭਿ ਆਪਨ ਮੈ ਲਖਿ ਪਾਵਤਿ 


॥੩੨॥ 

ਤਾਂ ਤੇ ਮਨ ਸਰੂਪ ਹੈ ਮੇਰੋ। 

ਯਾਂ ਤੇ ਅਨਤ! ਔਰ ਨਹਿੰ ਹੇਰੋਂ2।” 
“ਭੋ ਰਾਜਨ ! ਤੂੰ ਮਨ ਭੀ ਨਾਂਹੀ। 
ਹੋਨਿ ਵਿਕਾਰ, ਹੇਤ ਤਿਹ ਮਾਂਹੀ! 


॥੩੩॥ 

ਬਿਨਾ ਵਿਕਾਰ ਰੂਪ ਹੈ ਤੇਰੋ। 

ਤਾਂ ਕੋ ਅਬ ਨੀਕੀ ਬਿਧਿ ਹੇਰੋ। 
ਜਿਹਨੈ ਇਸ ਮਨ ਕੋ ਉਪਜਾਵਾ।' 
ਸੋ ਸਰੂਪ ਤੂੰ ਸਦਾ ਸੁਹਾਵਾ ॥੩੪॥ 
ਉਪਜਨ ਬਿਨਸਨ ਮਹਿੰ ਤੂੰ ਨਾਂਹੀ। 
ਨਿੰਤਯ ਏਕ ਰਸ ਲਖਿ ਉਰ ਮਾਂਹੀ। 
ਕਹਤਿ ਜੌਨ! -ਮੇਰੇ ਮਨ ਆਈ। 
ਸ਼ੱਤੂ ! ਜੀਤੌਂ', ਕਰੌ' ਲਰਾਈ- ॥੩੫॥ 
ਜੋ! ਭਾਖਤਿ ਮਨ ਕੋ -ਮਨ ਮੇਰੋ-। 
ਸੋ ਸਰੂਪ ਅਪਨੇ ਤੁਮ ਹੇਰੋ। 

ਮਨ ਕੀ ਗਤਾਗਤੀ! ਜੋ ਜਾਨੈ। 

ਸੂਯੰ ਪ੍ਰਕਾਸ਼ ਸਦਾ ਸੋ ਭਾਨੈ: ॥੩੬॥ 


ਸਾਧਨ ਜਿਉ ਨੈਨਾਦਿ ਰਿਖੀਕਾ।' 





'ਵੱਖਰਾ, ਹੋਰ। “ਨਹੀਂ ਦੇਖਦਾ। 


ਇਸ ਕਾਰਣ ਕਿ ਉਸ (ਮਨ) ਵਿੱਚ ਹੁੰਦੇ ਹਨ 
ਵਿਕਾਰ। 


'ਜੇਹੜਾ। 
'ਵੈਰੀ। 
'ਜੇਹੜਾ। 


'ਔਣਾ ਜਾਣਾ। 

ਅਪਣੇ ਪੁੁਕਾਸ਼ ਤੋ ਆਪ ਪੁਕਾਸ਼ਣ ਵਾਲਾ ਉਹ 
ਪ੍ਰਤੀਤ ਹੁੰਦਾ ਹੈ। 

ਨੇਤ੍ਰਾਦਿਕ ਇੰਦੀਆਂ, ਜਿਵੇਂ ਸਾਧਨ ਮਾਤ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 717 





ਤਿਉ” ਮਨ ਸਾਧਨ ਜਾਨਹੁ ਨੀਕਾ। 

/#ਥਨਾਂ ਲ਼ਨਨ? ਰਥ” ਸੁਤ” /ਲੈਨ 'ਦੇਖਣਾ। 'ਸੁਣਨਾ। 'ਅੱਖਾਂ। “ਕੰਨ। 
ਨਾਂਗੀ/ ਰ 

੭ਨ /ਕਲਹੀਨ /ਤ$ਂ' /ਇੱਤਾਂ ਨ ਕਾਠੀ” 'ਬਿਰਤੀ। 

/੨.੭੭ 

ਅਸ ਪੁਕਾਰ ਕੀ ਸੁਣਿ ਕਰਿ ਬਾਨੀ। 

ਰਾਇ ਤਬਹਿ ਹੰਤਾ! ਮਨ ਹਾਨੀ?। /ਹੰਕਾਰ। “ਨਾਸ਼ ਕੀਤਾ। 

ਕਰਿ ਵਿਚਾਰ ਪੁਨ ਬਚਨ ਉਚਾਰਾ। 

“ਮਨ _ਨਹਿਂ ਮੇਰੋ ਰੂਪ _ਉਦਾਰਾ 'ਸ਼ਰੇਸ਼ਟ। 

॥੩੮॥ 

ਇਸ ਤੇ ਪਰੈ ਬੁੱਧਿ ਹੈ ਜੋਈ। 

ਨਿਜ ਸਰੂਪ ਮੈਂ ਮਾਨਯੋ" ਸੋਈ। 'ਪਾ:-ਦਾਨ੍ਯੋ। 

ਨਿਸ਼ਚਾ ਕਰਨ ਧਰਮ ਬੁਧਿ ਕੇਰਾ”। ਬੁਧਿ ਦਾ ਧਰਮ ਹੈ “ਨਿਸ਼ਚੇ ` ਕਰਨਾ। 
ਆਪਨ ਹੰਤਾ ਤਾ ਮਹਿ ਹੇਰਾ ॥੩੯॥ 

ਯਾਂ ਤੇ ਪਰੈ ਨ ਜਾਨਯੋ ਜਾਈ। 

ਅਹੈ ਪਰੇ ਤੌ ਦੇਹੁ ਬੁਝਾਈ'। ? 'ਸਮਝਾ ਦਿਓ। 


ਸੁਣਿ ਬੋਲੇ ਸ਼ੀ ਪੰਕਜ ਬਦਨਾ। 
“ਭੋ ਰਾਜਨ ਕਰਿ ਅਹੰ ਨਿਕਦਨਾ! 'ਹੰਗਤਾ ਨੂੰ ਨਾਸ਼ ਕਰ। 


॥੪੦॥ 

ਨਹੀਂ ਬੁੱਧਿ, ਤੂੰ ਦੇਖਿ ਵਿਚਾਰਾ। 

ਮਿਲ ਯਾ ਸੋ? ਭਾ ਜੀਵ ਦੁਖਾਰਾ। (ਇਸ ਨਾਲ ਮਿਲ ਕੇ। 

ਪੰਚ ਭੂਤ ਮੈ' ਤਮ ਗੁਨ! ਜੋਈ। 'ਤਮੋ ਗੁਣ। 

ਤਿਹ ਤੇ ਬਨਯੋ _ਬੂਲ£ ਸਭਿ' ਕੋਈ 'ਅਸਬੂਲ। 'ਪਾ:-ਬੂਲ ਗੁਨ। 
॥੪੧॥ 

ਤਿਨ ਮਹਿੰ ਅੰਸੁ ਜੁ ਰਜ ਗੁਨ ਨੀਕਾ2। 'ਰਜੋ ਗੁਣ ਦੀ ਹੈ। “ਚੰਗੀ। 

ਤਿਹ ਨਿਰਮਾਈ' ਸਰਬ ਰਿਖੀਕਾ”। ਪੈਦਾ ਕੀਤੀਆਂ। “ਸਾਰੀਆਂ ਇੰਦ੍ਰੀਆਂ। 
ਤਾਂ ਮਹਿ ਸਤ ਗੁਨ' ਅੰਸ ਸੁਹਾਵਾ। 'ਸਤੋ ਗੁਣ। 

ਤਿਹ ਤੇ ਅੰਤਹਿਕਰਣ ਬਨਾਵਾ ॥੪੨॥ 

ਚਤੁਰ ਪੁਕਾਰ ਭਯੋ ਸੋ! ਜਾਨੋ। 'ਭਾਵ, ਅੰਤਹਕਰਣ। 

ਮਨ, ਬੁਧਿ, ਚਿਤ', ਅਹੰਕਾਰ ਪਛਾਨੋ। "ਇਹ ਉਹ “ਚਿਤ” ਨਹੀਂ ਜੋ “ਸਤ ਚਿਤ 


ਆਨੰਦ” ਵਿਚ ਪਦ “ਚਿਤ? ਹੈ। 
ਇਨ ਕੀ ਬਿਧਿ ਸਭਿ ਜਾਨਹੁ ਐਸੇ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 718 





ਤਵ ਸਰੂਪ ਕੈ ਆਸ਼੍ੈ ਜੈਸੇ ॥੪੩॥ 

ਰਥ ਰੂਪੀ ਜੋ ਅਹੈ ਸਰੀਰਾ। 

(ਰਾਇ ਨੂੰ ਦਿੱਤੇ ਉਪਦੇਸ਼ ਦਾ ਨਿਚੋੜ) 

ਤਿਹ! ਤੁਰੰਗ? ਇੰਦੀ ਲਖਿ ਧੀਰਾ”! 'ਤਿਸ ਸਰੀਰ ਦੇ। 'ਘੋੜੇ। “ਇੰਦੀਆਂ ਨੂੰ ਜਾਣ, 


ਹੇ ਧੀਰਜੀ। 
ਮਨ ਡੋਰੀ ਕੇ ਸਮ ਪਹਿਚਾਨਹੁ। 
ਬੁੱਧਿ _ਸਾਰਥੀ! _ਤਿਨਹਿਂ _ਪ੍ਰਮਾਨਹੁ 'ਰਥ ਹੱਕਣ ਵਾਲਾ। 
॥੪੪॥ 
ਰਥੀ!' ਆਤਮਾ ਰੁਪ ਸੁ ਤੇਰੋ।? 'ਰਥ ਦਾ ਮਾਲਕ। “ਆਤਮਾ ਹੈ ਸੋ ਤੇਰਾ ਰੂਪ ਹੈ। 
ਜਾਂ ਕੋ ਹਰਖ ਸ਼ੋਕ ਨਹਿ ਹੇਰੋ'। 'ਪਾ:-ਮੇਰੋ। 
ਤਾਂ ਕੋ ਤੂੰ ਨੀਕੈ ਲਖਿ ਲੀਜੈ। 
ਅਪਰ ਅਹੰਤਾ ਤਯਾਗਨ ਕੀਜੈ ॥੪੫॥ 
ਜਿਹਕੋ ਸਕੈ ਨ ਅਗਨਿ ਜਰਾਈ।' 
ਨੀਰ ਨ ਤਾਂ ਕੋ ਕਬਹਿ ਗਰਾਈ।' 
ਨਹਿ ਸ਼ਸਤੁਨ ਸੋ, ਛੇਦਯੋ ਜਾਇ। 
ਪੌਨ ਨ ਤਾਂ ਕੋ ਸਕੈ ਉਡਾਇ ॥੪੬॥ 
ਬਾਲਕ ਬੂਢਾ ਜੋ ਨਹਿੰ ਤਰੁਨਾ'। 
ਜਾਹਿਂ ਕਦਾਚਿਤ ਜਨਮ ਨ ਮਰਨਾ। 
ਜਾਂ ਕੋ ਭੂਖ ਪਿਆਸ ਨ ਥੋਰੀ। 
ਜਿਹ ਬਿਸਰੇ ਤੇ ਹੂ ਦੁਖ ਘੋਰੀ” 
॥੪੭॥ 
ਸੁਨਿ ਬੁਲਾਰ ਇਸ ਬਿਧਿ ਕੇ ਬੈਨਾ। 
ਨਿਜ ਸਰੂਪ ਜਾਨਯੋ ਸੁਖ ਐਨਾ। 
ਭਯੋ ਨਿਮਗਨ! ਅਥਾਹਿ ਅਨੰਦਾ। 
ਛੂਟ ਗਏ ਜਗ ਕੇ ਸਭਿ ਫੰਦਾ ॥੪੮॥ 
ਹਾਥ ਬੰਦਿ ਪਦ ਬੰਦਨ ਧਾਰੀ। 
ਉਸਤਤਿ ਪਦ ਕੀ ਗਿਰਾ ਉਚਾਰੀ। 
“ਧੰਨ ਧੰਨ ਪੂਰਨ ਗੁਰਦੇਵਾ ! 
ਕ੍ਰਿਪਾ ਤੁਮਾਰਿ ਲਖਯੋ ਅਸ ਭੇਵਾ 
॥੪੯॥ 
ਰਾਗ ਦ੍ਰੈਖ ਦ੍ਰੈ ਸਿੰਘ ਸਮਾਨਾ। 
ਇਨਕੇ ਭੈ ਤੇ ਮੁਝਹਿ ਮੁਚਾਨਾ।' 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਗੁਸਯੋ ਸਰਪ ਦੀਰਘ! ਅਹੰਕਾਰਾ।? 'ਬੜੇ। “ਹੰਕਾਰ ਨੇ। 
ਦੀਨ ਜਾਨਿ ਤੁਮ ਲੀਨ _ਉਬਾਰਾ! 'ਬਚਾ ਲਿਆ। 
॥੫੦॥ 

ਅਬ ਮੈ ਆਤਮ ਰੂਪ ਪਛਾਨਾ। 

ਜਿਹ ਜਾਨੇ ਜਗ ਕੋ ਦੁਖ ਹਾਨਾ। ” 

ਅਸ ਪ੍ਰਕਾਰ ਕੋ ਸੁਨਿ ਉਪਦੇਸ਼ੂ। 

ਜਾਨਯੋ ਸਹਜ ਸਰੂਪ ਨਰੇਸ਼ੂ' ॥੫੧॥ 

ਏਕ ਆਤਮਾ ਬਯਾਪਕ ਸਾਰੇ। 

ਹੁਤੋ ਭੇਦ ਸੋ ਦੂਰ ਨਿਵਾਰੇ। 

ਕਰਿ ਬੁਲਾਰ ਕੋ ਭਲੇ ਨਿਹਾਲਾ। 

ਪੁਨ ਆਏ ਨਿਜ ਸਦਨ ਕ੍ਰਿਪਾਲਾ 


॥੫੨॥ 

ਮਨਹੁ ਗਯਾਨ ਕੋ ਤਰਨਿ! ਬਿਰਾਜੈ। 
ਜਿਹ ਕੇ ਦਰਸ਼ਨ ਕਲਿਮਲ ਭਾਜੈ'। 
ਕਿਤਕ ਦਿਵਸ ਇਸ ਭਾਂਤਿ ਬਿਤਾਏ। 
ਸ਼ੁਭ ਮਗ _ਦੇਨਿ ਜਗਤ ਜੋ ਆਏ 


॥੫੩॥ 

ਕਮਲ ਬਦਨ ਇਕ ਦਿਨ ਨਿਜ ਸਦਨਾ। 

ਪੌਢ ਸੈਨ ਕਿਯ, ਦੋਖ ਨਿਕਦਨਾ। 

ਤਿਹ ਛਿਨ ਅਸਨ ਹੋਤਿ ਭਾ ਤਯਾਰਾ। 

ਸਾਦ ਸਰਸ ਨਾਨਾ ਪਰਕਾਰਾ ॥੫੪॥ 

ਪਾਕਸ਼ਾਲ! ਮਹਿ ਤ੍ਰਿਪਤਾ ਮਾਤਾ। 'ਰਸੋਈ। 
ਬਿੰਜਨ' ਕਰਿਵਾਏ ਤਿਹ ਤਾਤਾ।2 /ਭੋਜਨ। “ਵਾਸਤੇ ਪੁੱਤੂ ਦੇ। 
ਇਕ ਦਾਸੀ ਸੋ ਨਿਕਟਿ ਬੁਲਾਈ। 

ਕਹੈ ਕਿ “ਸੁਤ ਕੋ _ਆਨਿ ਜਗਾਈ 

॥੫੫॥ 

ਸੀਤਲ ਹੋਇ ਨ ਜਾਇ ਅਹਾਰਾ। 

ਜੇਵਹਿ ਆਨ ਅਨੇਕ ਪੁਕਾਰਾ। ` 

ਤਬ ਗਵਨੀ ਦਾਸੀ ਸੁਨਿ ਬੈਨਾ। 

(ਤੁਲਸਾਂ ਦਾਸੀ) 

ਪਹੁੰਚੀ _ਜਹਿੰ_ਸੈਨੇ! ਗੁਨ ਐਨਾ 'ਸੁੱਤੇ ਪਏ ਸਨ। 


719 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 720 





॥੫੬॥ 
ਰਿਦੇ ਜਗਾਵਨ ਕੀ ਅਭਿਲਾਖਾ। 
ਸੁਮਤਿਵਾਨ ਥੀ, ਬਚਨ ਨ ਭਾਖਾ। 


ਵਹਿਰ ਚੀਰ ਤੇ ਚਰਨ ਸੁਹਾਵਾ। ਉਤੇ ਕੀਤੇ) ਕਪੜੇ ਤੋ (ਗੁਰੂ ਜੀ ਦਾ) ਚਰਨ 
ਬਾਹਰ ਸੀ। 


ਤਿਹ ਪਰਸਨ ਹਿਤ ਮਨ ਲਲਚਾਵਾ 
॥੮੭॥ 

ਪਰਮ ਪ੍ਰੇਮ ਜਾਗਯੋ ਮਨ ਮਾਂਹੀ। 
ਚਰਨਹਿਂ ਹਾਥ ਛੁਹਾਯੋ ਨਾਹੀ। 

ਰਸਨਾ ਸੰਗ ਸੁ ਚਾਟਨ ਲਾਗੀ। 

ਜਗ __ ਮੈ _ਵਡਭਾਗਨਿ _ਅਨੁਰਾਗੀ' 


॥੫੮॥ 

ਕੀਨਿ ਸਪਰਸ਼ਨ' ਰਸਨਾ ਜਬ ਹੀ। 
ਤੀਨ ਲੋਕ ਕੀ ਸੁਧਿ ਭੀ ਤਬ ਹੀ। 
ਗ੍ਰਾਮ ਨਗਰ ਕਾਨਨ! ਗਿਰ? ਭਾਰੀ। 
ਸਭਿ ਸੁਧ ਜਾਨੀ ਸਿੰਧ ਮਝਾਰੀ' 


॥੫੯॥ 

ਤਹਿਂ ਇਕ ਕੌਤਕ ਲਖਯੋ ਅਨੂਪਾ। 

ਸ਼ੀ ਨਾਨਕ ਕੋ ਪਿਖਯੋ ਸਰੂਪਾ। 
ਲਵਪੁਰਿ ਕੋ ਮਨਸੁਖ ਜੋ ਸ਼ਾਹਾ। 

ਤਿਹ ਜਹਾਜ ਥੋਂ ਸਾਗਰ ਮਾਂਹਾ ॥੬੦॥ 

ਤਾਂ ਕੋ ਬਿਘਨ ਹੋਨਿ ਕਛੁ ਲਾਗਾ। 

ਸਿਮਰਨ ਸ਼ੀ ਨਾਨਕ ਅਨੁਰਾਗਾ। 

“ਹੇ ਪ੍ਰਭੁ ਦੀਨ ਬੰਧੁ ਗੁਰੂ ਪੂਰਨ ! 

ਕਰਹੁ ਸਹਾਇ ਆਨਿ ਮਮ ਤੂਰਨਾ' 

॥੬੧॥ 

ਜਹਿਂ ਸਨਬੰਧੀ ਕੋਇ ਨ ਸਾਥਾ। 

ਤਹਿਂ ਤੁਮ ਸਾਥ ਹੋਤਿ' ਜਗਨਾਥਾ ! "ਪਾ:-ਹੋਇ। 
ਤੀਰ! ਸੰਗਲਾਦੀਪ ਪੁਚਾਵਨ। 'ਕੰਢੇ। 
ਕਰਹੁ ਜਹਾਜ, ਭਗਤ ਮਨ ਭਾਵਨਿ!`” 'ਹੇ ਭਗਤਾਂ ਦੇ ਮਨ ਭਾਵਨ ਵਾਲੇ। 
॥੬੨॥ 

ਨਿਜ ਅਰਾਧਨਾ ਲਖਿ ਕਰਿ ਸ੍ਹਾਮੀ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 0 


ਗਏ ਸਿੰਧੁ ਮਹਿਂ ਅੰਤਰਜਾਮੀ। 

ਤਿਹ ਜਹਾਜ ਕੋ ਤਟ” ਪਹੁੰਚਾਵਾ। 
ਮਨਸੁਖ ਦੇਖਿ ਰਿਦੇ ਸੁਖ ਪਾਵਾ 
॥੬੩॥ 

ਦਾਸੀ ਸਭਿ ਬਿਲੋਕ ਬਿਰਤਾਂਤਾ। 

ਗਈ ਤਬਹਿ ਜਹਿਂ ਥੀ ਗੁਰਮਾਤਾ। 
ਕਹਯੋ ਜਾਇ 'ਮੈ' ਕਿਯ ਨ ਜਗਾਵਨ। 
ਸੋ ਤੋਂ ਕਰਹਿੰ ਜਹਾਜ _ਲੈਘਾਵਨਿ 
॥੬੪॥ 

ਜਬ ਨਿਜ ਸਿਖ ਕੋ ਕਰਿ ਹੈ, ਕਾਜਾ।' 
ਦੇਇ ਸਮੁੰਦੂ ਲੌਘਾਇ ਜਹਾਜਾ। 

ਤਬ ਮੈ” ਆਨੋਂ ਤਿਨਹਿਂ ਜਗਾਈ। 

ਕਹੋ ਸਾਚ ਬਚ ਕੂਰ ਨ ਰਾਈ” 
॥੬੫॥ 

ਸੁਨਿ ਤ੍ਰਿਪਤਾ ਰਿਸ! ਕਛੁ ਕਹਿ ਬੈਨਾ। _'ਗੁੱਸੇ ਨਾਲ। 
ਗਈ ਆਪ ਜਹਿੰ ਕਿਯ ਸੁਤ ਸੈਨਾ?। __'ਪੱਤਰ ਨੇ। “ਸੌਣਾ ਕੀਤਾ ਸੀ। 
ਤਿਨਹਿਂ ਜਗਾਇ ਅਚਾਇ ਅਹਾਰਾ। 
ਪਾਛੇ ਤੇ ਮੁਖ ਬਚਨ ਉਚਾਰਾ ॥੬੬॥ 
“ਸੁਨਹੁ ਪੁਤ ! ਲਖਿ ਦਸ਼ਾ ਤੁਮਾਰੀ। 
ਦਾਸੀ ਭੀ ਮੁਝ ਹਸੀ ਉਚਾਰੀ। 

ਕਹੈ ਕਿ ਕਰਹਿ ਜਹਾਜ ਲੋਘਾਵਨ। 
ਨਹਿੰ ਯਾਂ ਤੇ ਮੈਂ ਕਰੋ' ਜਗਾਵਨ-? 
॥੬੭॥ 

ਮਾਤ ਬਚਨ ਸੁਨਿ ਕਰਿ ਜਗ ਸ੍ਹਾਮੀ। 
ਬੋਲੇ ਮੁਖ ਤੇ ਅੰਤਰਜਾਮੀ। 
“ਕਮਲੀ ਝਮਲੀ ਕੇ ਬਚ ਐਸੇ। 

ਇਸ ਕੇ ਕਹੇ ਨ ਮਾਨਹੁ ਕੈਸੇ? 
॥੬੮॥ 

ਅਸ ਕਹਿ ਕਰਿ ਗਮਨੇ ਉਦਿਆਨਾ। 
ਬੈਸੇ ਜਾਇ ਇਕੰਤ ਸਥਾਨਾ। 

ਸੋ ਦਾਸੀ ਬਚ ਕਹਿਨੇ ਕਰਿ ਕੈ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 722 


ਭੀ ਕਮਲੀ ਸੁਧ ਗਈ _ਬਿਸਰਿਕੈ 

॥੬੯॥ 

ਜੀਵਤਿ ਰਹੀ ਜਗਤ ਮਹਿ ਜਾਵਦਾ। 'ਜਦ ਤਕ। 

ਨਹਿੰ ਆਈ ਸੁਧ ਤਿਹ ਕੋ ਤਾਵਦ'। __'ਤਦ ਤਕ। 

"ਕਮਲੀ ਹੋਣ ਤੋ ਮੁਰਾਦ ਸ਼ੁਦਾਈ ਹੋਣ ਦੀ ਨਹੀਂ, ਜਿੰਕੂ ਬੀਮਾਰ ਹੁੰਦੇ ਹਨ, ਪਰੰਤੂ ਮਸਤਾਨੀ 
ਅਵਸਥਾ ਦੀ ਮੁਰਾਦ ਹੈ, ਕਿ ਉਹ ਅੰਤਰ ਮੁਖ ਸੁਖ ਵਿਚ ਰਹੀ ਤੇ ਬਾਹਰਲੀ ਸੁਧ ਪੂਰੀ ਸਾਵਧਾਨਤਾ 
ਦੀ ਨਾ ਹੋਈ। ਜੇ ਅੰਤਰ ਮੁਖ ਸੁਰਤ ਏਕਾਗਰ ਤੇ ਨਾਮ ਰਸ ਵਿਚ ਨਾ ਰਹੀ ਹੋਵੇ, ਤਾਂ ਮੁਕਤ ਨਹੀਂ 
ਹੋ ਸਕਦੀ ਸੀ, ਸੁਧ ਪਰਤੀ ਇਸ ਵਾਸਤੇ ਨਾ ਕਿ ਉਹ ਭਾਂਡਾ ਹਲਕਾ ਸੀ, ਰੱਬੀ ਭੇਤ ਜਰ ਨਹੀਂ 
ਸਕਦੀ ਸੀ, ਜੇ ਹੋਸ਼ ਪੂਰੀ ਪਰਤਦੀ ਤਾਂ ਡਰ ਸੀ ਕਿ ਉਹ ਰਿਧੀਆਂ ਸਿਧੀਆਂ ਵਿਚ ਪਰਚ ਜਾਂਦੀ ਤੇ 
ਮੁਕਤ ਨਾ ਹੋ ਸਕਦੀ। 

ਜਬ ਹੀ ਤਯਾਗਜਯੋ ਭੂਤਕ ਦੇਹਾ। 'ਤੱਤਾਂ ਦੀ ਦੇਹ। 

ਭਈ ਮੁਕਤਿ ਗਵਨੀ ਹਰਿ _ਗ੍ਰੇਹਾ! 'ਹਰੀ ਦੇ ਘਰ। 





॥੭੦॥ 
ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਰਾਇ ਉਪਦੇਸ਼, ਦਾਸੀ” ਪ੍ਰਸੰਗ ਬਰਨਨੰ 
ਨਾਮ ਤ੍ਰਿਤਾਲੀਸਮੋ' ਅਧਜਾਯ ॥੪੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 00 


੪੪. [ਗੁਰਚਰਣ ਮੰਗਲ। ਸੰਗਲਾਦੀਪ ਜਾਣਾ। ਸ਼ਿਵਨਾਭ] 





(ਕੀਟੀ ਅਤੇ ਬਿਹੰਗਮ ਮਾਰਗ) ॥ ੧੯..॥ 
(ਗੁਰਸਿਖ ਦਾ ਸਦਾ ਹੀ ਬੁਤ) ॥੨੨..॥ 
(ਪਾਹਨ ਪੂਜਾ ਖੰਡਨ) ॥੩੨॥ 

ਦੋਹਰਾ: 
ਸ਼ੀ ਗੁਰੂ ਪਗ ਦੀਪਕ ਸਰਸ, ਧਰਿ ਕਰਿ ਰਿਦੇ ਨਿਕੇਤੁ। 
ਸਰਸ=ਸਰ-ਸ=ਰਸ ਵਾਲੀ, ਦੀਪਕ ਸਰਸ=ਉਹ ਦੀਵਾ ਜਿਸ ਵਿਚ ਤੇਲ ਵਟੀ ਸੱਭੋ ਕੁਛ ਹੈ। ਭਾਵ, 
ਪਿਆਰ ਪੂਰਤ। ੨. ਸੁੰਦਰ। ੩. ਜਿਸ ਵਿਚ ਕਵਿਤਾ ਦੇ ਉੱਚੇ ਭਾਵ ਭਰੇ ਹੋਣ। [ਸੰਸ. ਸਰਸ]'। 
ਯੂਕਤਿ ਖੋਜ ਉਚਰੋ' ਕਥਾ, ਸ੍ਰੀ ਬੇਦੀ ਕੁਲਕੇਤੁ ॥੧॥ 
ਨਿਕੇਤ=ਘਰ। ਯੁਕਤਿ=ਯੁਕਤੀ। ਕੇਤੁ=ਨਿਸ਼ਾਨ, ਝੰਡਾ, ਪੁਕਾਸ਼, ਗਿਆਨ, ਤਾਰਾ। 
ਅਰਥ: 
ਸੀ ਗੁਰੂ ਜੀ ਦੇ ਚਰਨ ਸਰੱਸ ਦੀਵੇ (ਸਮਾਨ) ਹਨ, (ਉਸ ਦੀਪਕ, ਨੂੰ ਆਪਣੇ) ਹਿਰਦੇ 
(ਰੂਪੀ) ਘਰ ਵਿਚ ਰੱਖਕੇ ਬੇਦੀਆਂ ਦੀ ਸ਼ੋਭਾ ਵਾਲੀ ਕੁਲ ਦੇ ਕੇਤੁ (ਸਹੀ ਗੁਰੂ ਨਾਨਕ ਦੇਵ ਜੀ) 
ਦੀ ਕਥਾ ਯੁਕਤੀ ਤੇ ਖੋਜ (ਨਾਲ ਪਾਪਤ ਕਰਕੇ) ਉਚਾਰਨ ਕਰਦਾ ਹਾਂ। 


ਭਾਵ: 
ਏਥੇ ਕਵਿ ਜੀ ਪਤਾ ਦੇਂਦੇ ਹਨ ਕਿ ਕਥਾ ਓਹ ਐਵੇ' ਨਹੀਂ ਕਰ ਰਹੇ, ਜਿੰਨੀ ਕਿ ਖੋਜ ਉਨ੍ਹਾਂ 
ਦੇ ਹਾਲਾਤ ਮੂਜਬ ਓਦੋ' ਮੁਮਕਿਨ ਸੀ, ਆਪ ਨੇ ਕੀਤੀ ਤੇ ਯੁਕਤੀ ਦੀ ਕਸਵੱਟੀ ਤੇ ਲਾਈ ਹੈ। 


ਸੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਕਛੁਕ ਅਹੈ ਮਨਸੁਖ ਬਿਰਤੰਤੇ। 

ਸੋ ਸੁਨਿਯੇ ਸ਼ੀ ਗੁਰ ਜਸਵੰਤੇ। 

ਗਯੋ ਸੰਗਲਾਦੀਪ ਸੁ ਜਹਿੰਵਾ। 

ਨਗਰ ਸ਼ਿਰੋਮਣਿ' ਥੋ ਇਕ ਤਹਿੰਵਾ? 
॥੨॥ 

ਧਨੀ ਲੋਕ ਜਹਿਂ ਬਸਤਿ ਅਪਾਰਾ ॥ 
ਬਹੁ ਸੁੰਦਰ ਜਿਹ ਰਚੇ ਬਜਾਰਾ। 
ਮਨਸੁਖ ਲੇਯ ਬਨਜ' ਨਿਜ ਸਗਰਾ।? 
ਪਰਾਪਤਿ ਭਯੋ ਜਾਇ ਤਿਹ ਨਗਰਾ 
॥੩॥ 

ਹੁਤੋ ਜਹਾਂ ਸ਼ਿਵਨਾਭ ਭੁਵਾਲਾ। 

ਕਰਮ ਧਰਮ ਮਹਿ' ਚਲਤਿ ਬਿਸਾਲਾ। 
ਸਾਲਗਰਾਮ ਉਪਾਸਨ ਰਾਖੈ। 

ਬੁਤ ਇਕਾਦਸ਼ੀ ਕਰਿ ਅਭਿਲਾਖੈ ॥੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਰਬ ਨਗਰ ਨਰ ਰਹਿਤਿ ਅਨਸਨਾ।! 
ਤਿਹ' ਦਿਨ ਕੋਇ ਨ ਕਰਿਹੀ ਅਸਨਾ। 
ਭਾਨੁ ਉਦੇ ਤੇ ਕਰਹਿ ਸ਼ਨਾਨਾ। 
ਤਿਲਕ ਲਗਾਵਹਿ' ਤਨ ਬਿਧਿ ਨਾਨਾ 
॥੫॥ 

ਅਸ ਪੁਕਾਰ ਕੀ ਰੀਤਿ ਨਜੇਸ਼ਾ। 

ਆਪ ਕਰਹਿ, ਕਿਯ ਦੇਸ਼! ਨਿਦੇਸ਼ਾ”। 
ਤਿਹ ਪੁਰਿ' ਪੁਵਿਸ਼ਯੋ: ਮਨਸੁਖ ਜਾਈ। 
ਸਰਬ ਬਨਜ ਕੀ ਸੋਜ ਲਵਾਈ? ॥੬॥ 
ਡੇਰਾ ਕੀਨ ਥਾਂਇ ਸ਼ੁਭ ਦੇਖੀ। 

ਜਿਸ ਮਹਿੰ ਸਿੱਖੀ ਰੀਤਿ ਵਿਸੇਖੀ।' 
ਸ਼ੀ ਨਾਨਕ ਜਿਉ ਆਇਸ ਪ੍ਰਾਹੀ।' 
ਨਿਤਪੁਤਿ ਕਰਿਹੈ ਤਿਉ” ਨਿਰਬਾਹੀ 
॥੭॥ 
ਸਵਾਜਾਮ ਨਿਸਿ' ਕਰਹਿ ਸ਼ਨਾਨਾ। 
ਇਕ ਮਨ ਕਰਹਿ ਕੀਰਤਨ ਗਾਨਾ। 


ਗੁਰ ਕੇ ਸਬਦ ਅਧਿਕ ਲਿਖਿ ਲੀਨੇ। 
ਪਢਹਿ ਪੋਮ ਕਰਿ ਚਿਤ ਹਿਤ ਦੀਨੇ 


॥੮॥ 

ਭੋਰ ਭਈ ਪੰਚਾਂਮ੍ਰਿਤ' ਕਰਿ ਕੈ। 
ਕਰਿ ਅਰਦਾਸ ਭਾਉ ਉਰ ਧਰਿ ਕੈ। 
ਨਿਕਟਿ ਨਰਨ ਸਭਿ ਹੀ ਕੋ ਦੈ ਕੈ। 
ਬਹੁਰੋ ਆਪ ਅਚਹਿ ਕਰ ਲੈ ਕੈ ॥੯॥ 
ਅਸ ਪੁਕਾਰ ਨਿਤ ਨੇਮ ਨਿਬਾਹੈ। 
ਬਨਜ ਕਰੈ ਪੁਨਿ ਪਾਵਤਿ ਲਾਹੈ।! 
ਸੰਧਯਾ ਹੋਇ ਤਬਹਿ ਗੁਰਬਾਨੀ। 
ਪਢਹਿ ਪੁੀਤਿ ਕਰਿ ਕੈ ਸੁਖਸਾਨੀ' 
॥੧੦॥ 

ਸ਼ੀ ਨਾਨਕ ਕੀ ਮੂਰਤਿ ਧਯਾਨਾ। 

ਦੋਨੋ ਕਾਲ ਧਰਹਿ ਦੁਖਹਾਨਾ। 

ਇਸ ਕੀ ਰੀਤਿ ਦੇਖਿ ਨਰ ਪੁਰਿ ਕੇ। 


724 





'ਬਿਨਾ ਭੋਜਨ। 
"ਪਾ:-ਤਿਸ। 


/ਦੇਸ਼ ਨੂੰ ਕੀਤੀ ਹੋਈ ਸੀ। ਆਗਯਾ। 
!ਉਸ ਸ਼ਹਿਰ। “ਵੜਿਆ। 

'ਸਮੱਗੂ। “ਲੈ ਕੇ। 

'ਬਹੁਤ। 


'ਆਗਯਾ ਕਹੀ ਸੀ। 


!ਰਾਤ (ਰਹਿੰਦੀ)। 


!ਖੱਟੀ ਖੱਟੇ। 


ਸੁੱਖਾਂ ਨਾਲ ਮਿਲੀ ਹੋਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਰਕਤਿ' ਮੂਢ ਅਸੂਯਾ” ਕਰਿ ਕੈ 'ਹੁੱਜਤਾਂ ਕਰਦੇ। “ਈ ਰਖਾ। 
॥੧੧॥ 

ਮੁਖ ਸੋ ਹਸਹਿਂ ਬਚਨ ਕਹਿ ਨਿੰਦਹਿਂ। 
ਸ਼ੁਭ ਮਾਰਗ ਕੀ ਗਤਿ ਨਹਿ ਬਿੰਦਹਿ। 
“ਹਿੰਦੁ ਕਹਾਵੈ ਧਰਮ ਬਿਹੀਨਾ। 

ਪੂਜਾ ਬੁੱਤ ਨੇਮ ਤੇ ਖੀਨਾ' ॥੧੨॥ 
ਸਾਲਗਰਾਮ! ਨ ਸੇਵਾ'ਂ ਕਰਿਹੀ। 
ਮਸਤਕ ਵਿਖੈ ਤਿਲਕ ਨਹਿ! ਧਰਿਹੀ। ? 
ਸਗਰੇ ਨਗਰ ਪ੍ਰਗਟ ਸੁਧ ਹੋਈ। 
॥੧੩॥ 

ਭੂਪਤਿ ਕੇ ਢਿਗ ਜਾਇ ਸੁਨਾਯੋ। 
ਸਿੰਧੁ ਪਾਰ ਤੇ ਸ਼ਾਹਿ ਇਕ ਆਯੋ। 
ਹਿੰਦੂ ਧਰਮ ਨ ਕੋ ਤਿਹ ਮਾਂਹੀ। 

ਜਗ ਤੇ ਨਈ ਰੀਤਿ ਕੋ ਰਾਹੀ!” 
॥੧੪॥ 

ਸੁਨੀ ਭੂਪ, ਉਰ ਅਚਰਜ ਧਾਰਾ। 
ਮਨਸੁਖ ਕੋ ਪਠਿ ਮਨੁਜ! ਹਕਾਰਾ।2 
ਏਕ ਨਲੇਰ ਰਜਤਪਣ' ਸੰਗਾ। 

ਗਯੋ ਸ਼ਾਹੁ! ਲੇ ਭੇਟ ਨਿਸੰਗਾ ॥੧੫॥ 





ਮੱਜਨ, ਪੂਜਾ, ਬੁੱਤ ਨ ਕਰਿਈ। 

ਸੰਜਮ ਨੇਮ ਤਿਲਕ ਨਹਿਂ ਧਰਿਈ। 
ਕਰਹਿਂ ਆਪਣੀ ਰੀਤਿ ਨਿਰਾਲੀ। 

ਇਹ ਕਿਹ' ਸਿਖਵਨ ਦੀਨਿ ਕੁਚਾਲੀ'?” 
॥੧੭॥ 

ਸ਼ਾਹ ਕਹੈ “ਭੂਪਤਿ! ਸੁਨਿ ਲੀਜੈ। 


725 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਏਕ ਕੁਤਰਕ ਨ ਮਨ ਮੈ ਕੀਜੈ। 

ਜਗਤ ਤਰੋਵਰ' ਕੇ ਸਮ ਜਾਨਹੁ। 

ਤਿਹ ਕੇ ਸ਼ਿਖਰ' ਮੁਕਤਿ ਫਲ ਮਾਨਹੁ 
॥੧੮॥ 

ਤਾਂ ਕੋ ਲੇਨਿ ਹੇਤ ਦ੍ਰੈ ਪੰਥਾ!। 

(ਕੀਟੀ ਅਤੇ ਬਿਹੰਗਮ ਮਾਰਗ) 

ਸਰਬ ਸੰਤ ਭਾਖਤਿ ਪੁਨਿ ਗੁਰੰਥਾ। 

ਇਕ ਬਿਹੰਗ' ਇਕ ਕੀਟੀ ਰੀਤਾ”। ਪੰਛੀ ਦੀ। “ਕੀੜੀ ਦੀ ਰੀਤੀ ਦਾ। 
ਚਲਹਿ _ਨਿਰੰਤਰਿ _ਪਾਇ _ਸਪ੍ਰੀਤਾ! 'ਸਹਤ ਪ੍ਰੀਤ ਦੇ। 
॥੧੯॥ 

ਜਿਨ ਕੋ ਸਤਿਗੁਰੁ ਮਿਲਹਿ ਕ੍ਰਿਪਾਲਾ। 
ਤੇ ਖਗ ਜਿਉਂ” ਪਹੁੱਚਹਿਂ ਤਤਕਾਲਾ। 
ਮਿਲੈ ਨ ਸਤਿਗੁਰ ਜਿਨ ਕੋ ਪੂਰੇ। 
ਤਿਨ ਕੋ ਫਲ ਲੇਨੋ ਅਤਿ ਦੂਰੇ 
॥੨੦॥ 

ਤਿਨ ਕੀ ਗਤਿ ਕੀਟੀ ਕੀ ਨਯਾਈਂ। 
ਦੁਸ਼ਤਰ ਪਹੁ'ਚਨ ਹੈ ਤਿਹ ਥਾਂਈ। 
ਤੁਮ ਇਕਾਦਸ਼ੀ ਬੁੱਤ ਰਖੰਤੇ। 

ਦਿਨ ਪੰਦੂਵੇਂ ਸੰਯਮ! ਕਰੰਤੇ ॥੨੧॥ 
ਕਾਮ, ਕ੍ਰੋਧ, ਪੁਨਿ ਖਾਨ, ਰੁ ਪਾਨਾ।' 
ਇਕ ਦਿਨ ਤੁਮ ਨ ਕਰਤਿ ਰਾਜਾਨਾ' ! 
ਅਸ ਸੰਜਮ ਮਹਿਂ ਸੰਤ ਸਦੀਵਾ। 
(ਗੁਰਸਿਖ ਦਾ ਸਦਾ ਹੀ ਬੁਤ) 

ਵਰਤਤਿ ਹੈ ਨਿਜ ਮਨ ਕਰਿ ਨੀਵਾ 
॥੨੨॥ 

ਥੋਰੋ ਖਾਨ, ਸੈਨ ਪੁਨਿ ਥੋਰਾ। 

ਤਿਨ ਪਰ ਕਾਮ ਨ ਕ੍ਰੋਧ ਨਾਂ ਜੋਰਾ।! __ 'ਬਲ ਨਹੀਂ ਕਰਦਾ। 'ਪਾ:-ਨਹਿਂ। 
ਦਿਵਸ ਪੰਦੂਵੇ' ਜਗ ਮੈ' ਆਵੈ। 

ਬੁਤ ਇਕਾਦਸ਼ੀ ਜੋ ਕਹਿਲਾਵੈ ॥੨੩॥ 
ਦਹਰਾ : 

ਸੋ ਇਕਾਦਸ਼ੀ ਸਦਾ ਹੀ, ਸੰਤਨ ਕੇ ਮਨ 
ਮਾਂਹਿ। 


726 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1, 


ਜੋ ਤੂੰ ਭਾਖਤਿ ਬੁੱਤ ਕੋ, ਗਤਿ ਐਸੀ 'ਵਰਤਾਂ ਦੀ ਗਤੀ। 
ਲਖਿ ਤਾਂਹਿ' ॥੨੪॥ 

ਚੌਪਈ: 

ਪੁਨਿ ਮੱਜਨ' ਕੀ ਗਾਥਾ ਸੁਨਿਯੇ। 
ਨਿਸ਼ਚੇ ਨ੍ਰਾਨ ਅਧਿਕ ਫਲ ਜਨਿਯੇ।2 _ 'ਇਸ਼ਨਾਨ ਦਾ। “ਜਾਣੋਂ! 
ਜਾਮ ਜਾਮਨੀ' ਨਹਾ ਵਨ ਕਰਿਹੀ। ਪਹਿਰ ਰਾਤ ਰਹਿੰਦੀ। 
ਕੰਚਨ! ਭਾਰ ਦਾਨ ਫਰ _ਫਰਿਹੀ£ 'ਸੋਨਾ। “ਫਲ ਫਲਦਾ ਹੈ। 
॥੨੫॥ 

ਚਤੁਰ ਘਟੀ ਨਿਸ ਤੇ ਜੋ ਨ੍ਹਾਂਵੈ। 

ਤਿਤਨੋਂ ਦਾਨ ਰਜਤ! ਫਲ ਪਾਵੈ। 

ਘਟੀ ਰੈਨ ਤੇ! ਕਰਹਿ ਸ਼ਨਾਨਾ। 

ਫਲ ਹੂ ਖੀਰ! _ਸਵਾਮਨ _ਦਾਨਾ? 

॥੨੬॥ 

ਪ੍ਰਾਤਿਕਾਲ ਉਠ ਕਰਿ ਜੋ ਨ੍ਹਾਂਵੈ। 

ਮਨ! ਜਲ ਦਾਨ ਕਰੇ ਫਲ ਪਾਵੈ। 

ਦਿਵਸ ਚਰੇ ਤੇ ਨਾਵਹਿ ਜੋਊ। 





'ਇਸ਼ਨਾਨ। 


ਤਾਂ ਕੋ ਹੂ ਨ ਪੁੰਨ ਫਲ ਕੋਊ ॥੨੭॥ 

ਫਲ ਏਤੋ ਹੀ ਦੇਹਿ ਪੁਨੀਤਾ।' /ਪਵਿੱਤ੍ਰ ਹੋ ਜਾਂਦੀ ਹੈ ਦੇਹ। 
ਨਿਸ' ਤੇ ਨ੍ ਰਾ ਵਨ ਆਦੀ? ਰੀਤਾ। 'ਰਾਤ। “ਪਹਿਲੇ ਦੀ। 
ਨਿਗਮਾਗਮ ਕੀ ਅਹੈ ਨਿਦੇਸ਼ਾ।' ਵੇਦ ਸ਼ਾਸ਼ਤੂ ਦੀ ਆਗਜਾ ਹੈ। 
ਨਹਿੰ ਕਛੁ ਮੇਰੇ ਵਾਕ _ਨਰੇਸ਼ਾ!! 'ਹੇ ਰਾਜਾ। 


॥੨੮॥ 

ਜੇ ਤੁੰ ਅਸ ਸੰਸੈ' ਉਪਜਾਇਸ।? 'ਸ਼ੰਕਾ। “ਪੈਦਾ ਕਰਦਾ ਹੈ'। 

ਭਾਨ ਉਗੇ ਤੇ ਮੱਜਨ ਆਇਸਾਂ। 'ਤੇਰੀ ਆਗਯਾ ਸੂਰਜ ਫੜ੍ਹ ਨ੍ਾਵਣੇ ਦੀ ਹੈ। 
ਤਾਂ ਪਰ ਮੇਰੇ ਬਚਨ ਸੁਨੀਜੈ। 

ਨੀਕੇ _ਸੁਮਤਿ ਧਾਰਿ ਮਨ ਲੀਜੈ 

॥੨੯॥ 


<< 


ਦੋਹਰਾ: ਪ੍ਰਚਲਤ ਹੋਈ ਹੈ। 'ਪਾ:-ਪ੍ਬ੍ਰਿਤੀ। 
ਕਿਤਕ ਦਿਨਨ ਤੈ ਪਰਵ੍ਰਿਤੀ', ਕਰਮ 

ਕਾਂਡ ਕੀ ਰੀਤਿ। 

ਕਰਹਿ ਨਾਨ ਰਵਿ ਉਦੈ ਤੇ, ਅਸ ਬਿਧਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 728 





ਸਮਝਹੁ ਚੀਤ ॥੩੦॥ 

ਚੌਪਈ: 

ਜਾਮ ਜਾਮਨੀ ਮੱਜਨ ਕਰਿ ਕੈ। 

ਸਿਮਰਹਿ ਨਾਮ ਪੁੰਮ ਉਰ ਧਰਿ ਕੈ। 

ਮਹਿਮਾ ਜਾਗਨ ਪਿਛਲੀ ਰੈਨਾ। 

ਨਿਗਮਾਗਮ _ ਭਾਖਤਿ ਕਹਿ _ਬੈਨਾ 

॥੩੧॥ 

ਪੁਨ ਪਾਹਨ ਪੁਜਨ! ਪਰਕਾਰਾ। 'ਪੱਥਰ ਪੂਜਣ ਦੀ। 
(ਪਾਹਨ ਪੂਜਾ ਖੰਡਨ) 

ਸੋ ਮੈਂ ਕਹੋਂ ਸੁਨਹੁ ਨਿਰਧਾਰਾ। 'ਨਿਰਨੇ ਕਰਕੇ। 
ਖਾਤ ਨ ਪੀਤ ਨ ਦੇ ਉਪਦੇਸ਼ਾ। 

ਤਾਂਹਿ ਸੇਵ ਮੈ ਕਯਾ ਫਲ ਲੇਸਾਂ_ 'ਪਾਠਾਂਤ੍ਰ-ਤਾਂਹਿ ਸੇਵ ਮੈਂ ਕਿਆਹ ਫਲੇਸਾ। 


॥੩੨॥ 

ਸਤਿਗੁਰ ਪੂਰਨ ਪਰਮ ਕ੍ਰਿਪਾਲਾ। 
ਤਿਨਹਿਂ ਸੇਵ ਫਲ ਲੇਉ ਬਿਸਾਲਾ। 
ਜਗਤ ਉਧਾਰਨ ਹਿਤ ਤਨ ਧਾਰਾ। 


ਕਲਿ ਕੇ ਕਾਲ ਵਿਖੈ _ਅਵਤਾਰਾ 
॥੩੩॥ 

ਬਚਨ ਸੁ ਜਿਨ ਕੇ ਭਾਨੁ! ਸਮਾਨਾ। 
ਤਮ ਅਗਯਾਨ ਕੀਨ ਹਮ! ਹਾਨਾ। 

ਮਗ ਬਿਹੰਗ! ਕੋ ਜਿਨਹਿਂ ਬਤਾਵਾ। 
ਫਲ ਕੇ ਨਿਕਟਿ ਜਾਇ ਸੁਖ ਪਾਵਾ 
॥੩੪॥ 

ਹਉਮੈ' ਸੰਗ ਕਰਨ ਸਭਿ ਕਰਮਾਂ। 

ਜਪ ਤਪ ਬੁਤ ਆਦਿਕ ਜੇ ਧਰਮਾ। 
ਸੋ ਕੀਟੀ ਮਗ ਜਾਨਹੁ ਐਸੇ। 

ਬਰਨ _ਸੁਨਾਵਤਿ ਹੋ” ਤੁਝ ਜੈਸੇ 
॥੩੫॥ 

ਕੇਤੇ ਜਨਮ ਕਰਮ ਸ਼ੁਭ ਕਰਿਹੀਂ। 
ਅੰਤਹਕਰਣ ਮੈਲ ਪੁਨਿ ਹਰਿਹੀਂ। 
ਮਿਲਹਿ ਗੁਰੂ ਤਬ ਦੇ ਉਪਦੇਸ਼ਾ। 
ਮੋਚਹਿ' ਬੰਧਨ ਜਗਤ ਕਲੇਸ਼ਾ ॥੩੬॥ _'ਛੁਡਾ ਦੇਂਦਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 729 


ਅਸ ਪੁਕਾਰ ਪਹੁੰਚਹਿ ਤਹਿ ਜਾਈ। 
ਫਲ ਰੂਪੀ ਜੋ ਮੁਕਤਿ ਸੁਨਾਈ। ' 
ਹਉਂਮੈ ਤਜਿਨੇ ਕੀ ਬਹੁ ਗਾਥਾ। 


ਉਚਰੀ _ਮਨਸੁਖ ਨ੍ਿਪ ਕੇ _ਸਾਥਾ 


॥੩੭॥ 
ਕਹੀ ਸ਼ਾਹੁ! ਕੀ ਬਾਨੀ ਜੋਈ। 
ਸਗਰੋ ਮਰਮ' ਭੇਦਗੀ” ਸੋਈ। 


ਕਸੀ ਤੁਫੰਗ' ਮਾਰਿਯੇ ਜੈਸੇ। 

ਘਾਇਲ ਭਯੋ ਭੁਵਾਲੂ ਤੈਸੇ ॥੩੮॥ 
ਛੂਛੀ ਤੁਪਕ! ਘਾਉ ਨਹਿ ਕਰਿਈ। 
ਬਿਨਾ ਕਮਾਇ ਸੁ ਐਸ ਉਚਰਈ'। 
ਗਾਡੀ ਭਰੀ ਚਲੈ ਜਿਹ ਥਾਂਈ। 
ਤੋਰਤਿ! ਧਰਨੀ ਕੋ ਸੋ ਜਾਈ ॥੩੯॥ 
ਛੂਛੀ' ਜਾਇ ਊਪਰੇ ਪੋਲੀ। 

ਤਿਉ” ਮਨਸੁਖ ਕੀ ਜਾਨਹੁ ਬੋਲੀ। 
ਗੁਰਮੁਖਿ ਮਨਸੁਖ ਕੀ ਸ਼ੁਭ ਬਾਨੀ। 
ਨੀਕੇ ਨ੍ਰਿਪ ਕੈ ਮਨ ਮੈ' ਮਾਨੀ ॥੪੦॥ 
ਸੁਨਿ ਬਚ ਹੂੈ ਸ਼ਿਵਨਾਭ ਅਚੰਭਾ। 
ਜਾਨੀ ਮਨ -ਇਹ ਕਹਿਤਿ ਅਦੰਭਾ।! 
ਇਸ ਕੋ ਮਿਲਯੋ ਗੁਰੂ ਕੋ ਪੂਰਾ। 
ਪਾਯੋ ਗਯਾਨ ਕਿਯੋ ਭੂਮ ਦੂਰਾ- 
॥੪੧॥ 

ਅਸ ਵਿਚਾਰ ਕਰਿ ਬੋਲਯੋ ਬਾਨੀ। 
“ਧੰਨ ਸ਼ਾਹੁ ਸੁਮਤੇ ਗੁਨ ਖਾਨੀ! 
ਕੌਨ ਗੁਰੂ ਤਵ ਨਾਮ ਅਲਾਵਹੁ ? 


ਤਿਨ ਕੀ ਬਾਨੀ ਬਹੁਰ ਸੁਨਾਵਹੁ 


॥੪੨॥ 

ਜਿਹ ਕੈ ਨਿਕਟਿ ਬਿਬੇਕਹਿ' ਪਾਵਾ। 
ਕੋ ਅਸ ਕਲਿ ਮਹਿ ਜਗ ਪੁਗਟਾਵਾ?” 
ਸੁਨਿ ਨਰੇਸ਼ ਕੇ ਮਨਸੁਖ ਬੈਨਾ। 


ਕਹਸੋ ਨਾਮ ਸ਼ੀ ਗੁਰ ਗੁਨ ਐਨਾ 





'ਮਨਸੁਖ ਦੀ। 

!ਉਹ ਗੁੱਝਾ ਥਾਂ ਜਿਥੋ ਸੱਟ ਪਿਆਂ ਅਤੀ ਪੀੜਾ 
ਯਾ ਮੌਤ ਹੋਵੇ (ਅ) ਮਨ। €ਵਿੰਨ੍ਹ ਗਈ। 

'ਬੰਦੂਕ। 


'ਖਾਲੀ ਬੰਦੂਕ। 
ਬਿਨ ਕਮਾਈ ਉਚਾਰਨਾ ਐਸਾ ਹੈ। 


'ਤੋੜਦੀ। 
!ਖਾਲੀ (ਗੱਡੀ)। 


'ਗਿਆਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 730 





॥੪੨॥ 

'ਸ਼ੀ ਨਾਨਕ ਸਭਿ ਪਾਤਿਕ ਹਾਰੀ”। ” ਸਾਰੇ ਪਾਪਾਂ ਦੇ ਨਾਸ਼ ਕਰਤਾ। 
ਅਸ ਕਹਿ ਪ੍ਰੋਮ ਬਢਯੋ ਉਰ ਭਾਰੀ। 
ਗਦ ਗਦ ਬਾਨੀ ਪੁਲਕੇ ਅੰਗਾ। 

ਲੋਚਨ ਛਾਵਾ ਨੀਰ ਉਮੰਗਾ ॥੪੪॥ 
ਕਿਤਕ ਕਾਲ ਮਹਿ' ਧਰਿ ਕਰਿ ਧੀਰਾ। 
ਗੁਰਬਾਨੀ ਪਢਿ ਗੁਨੀ ਗਹੀਰਾ। 

ਪਰਮ ਪ੍ਰੇਮ ਭੂਪਤਿ ਉਪਜਾਵਾ। 
ਦਰਸ਼ਨ ਕਰਨ ਹੇਤ ਉਮਗਾਵਾ ॥੪੫॥ 
ਸੁਨਿ ਸ਼੍ਰੀ ਗੁਰੁ ਕੇ ਬਚਨ ਅਨੂਪਾ। 
ਮਨਸੁਖ ਸੋ ਬੋਲਯੋ ਤਬ ਭੂਪਾ। 

“ਮੁਝ ਕੋ ਦਰਸ਼ਨ ਦੇਹੁ ਕਰਾਈ। 

ਕਰਿ ਉਪਕਾਰ ਦੀਨ ਕੀ ਨਯਾਈ! "ਜਿਵੇਂ ਗੁੀਬਾਂ ਪਰ ਕਰੀਦਾ ਹੈ। 
॥੪੬॥ 

ਜਿਸ ਪ੍ਰਕਾਰ ਸ਼੍ਰੀ ਨਾਨਕ ਪੂਰਨ। 
ਮਿਲਹਿਂ, ਉਪਾਇ ਕਰਹੁ ਸੋ ਤੂਰਨ। 
ਗਵਨੋੱ ਮੈ ਅਬ ਤੁਮਰੇ ਸੰਗਾ। 

ਤਜਿ ਕਰਿ ਦੇਸ਼ ਰਾਜ _ਸਰਬੰਗਾ! 'ਸਾਰਾ। 
॥੪੭॥ 

ਕਰਿ ਕੈ ਦਰਸ਼ਨ ਭਰਮ ਮਿਟਾਵੋਂ'। 

ਲੇ ਉਪਦੇਸ਼ ਪਰਮਪਦ ਪਾਵੋਂ'। 

ਜਿਨਕੇ ਬਚਨ ਚੁਭੇ ਮਨ ਮੇਰੇ। 

ਸ਼ਾਂਤਿ ਨ ਆਵਤਿ ਬਿਨ ਅਬ ਹੇਰੇ 
॥੪੮॥ 

ਬਨਜ ਨਿਕਟ ਹੈ ਤੁਮਰੇ ਜੇਤੋ। 

ਸੋਦਾ ਕਰਹੁ ਸਦਨ ਮਮ ਤੇਤੋ। 

ਗਮਨਹੁ ਪੁਨ, ਨਹਿਂ ਬਿਲਮ ਲਗਾਵਹੁ। 
ਜਹਿੰ ਸ਼ੀ ਨਾਨਕ ਤਹਾਂ ਪੁਚਾਵਹੁ ` 
॥੪੯॥ 

ਜਗਯੋ ਪ੍ਰੇਮ ਭੂਪਤਿ ਵਡਭਾਗੀ। 

ਪਿਖ ਮਨਸੁਖ ਬੋਲਯੋ ਅਨੁਰਾਗੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 9 





“ਅਸ ਪੁਕਾਰ ਨਹਿ ਕਰਹੁ ਰਜਾਨਾ! ! __'ਹੇ ਰਾਜਨ! 
ਤਜਿ ਕਰਿ ਦੇਸ਼ ਨ ਬਨਹਿ ਪਯਾਨਾ 

॥੫੦॥ 

ਜੇ ਤੁਮ ਚਲਹੁ ਸੰਗ ਤਿਹ ਦੇਸ਼ਾ। 

ਬਹੁ ਦਿਨ ਮਹਿਂ ਦਰਸਹਿ' ਜਗਤੇਸ਼ਾ। 

ਇਹਾਂ ਪ੍ਰੋਮ ਕਰਿ ਚਿਤਵਹਿੰ! ਮਨ ਮੈਂ। _'ਜੇ ਤੂੰ) ਚਿਤਵੇਂ। 
ਦਰਸ਼ਨ _ਦੇਖਹਿੰ' ਥੋਰਨ ਦਿਨ ਮੈ 'ਦੇਖੇਂਗਾ (ਤੂੰ )। 
॥੫੧॥ 

ਸ਼ੀ ਨਾਨਕ ਜੀ ਅੰਤਰਜਾਮੀ। 


॥੫੨॥ 

ਕਹਿਤਿ ਨ੍ਿਪਤ “ਪਰਖੋ' ਕਿਸ ਭਾਂਤੀ? 
ਮੁਝੇ ਬਤਾਵਹੁ ਗੋਤ ਸੁਜਾਤੀ। 

ਕਿਸ ਪੁਕਾਰ ਕੋ ਬੇਖ ਸਰੀਰਾ। 


ਕੌਨ ਨਗਰ _ਰਹਿੰ _ਗੁਨੀ ਗਹੀਰਾ? 
॥੫੩॥ 

ਸੁਨਿ ਮਨਸੁਖ ਨੈ ਬਚਨ ਉਚਾਰਾ। 
“ਤਿਨ ਕੋ ਪਰਖਨ ਦੁਸ਼ਤਰ ਭਾਰਾ। 
ਬੇਦੀ ਬੰਸ ਖੱਤਰੀ ਜਾਤੀ। 

ਜਨਮ ਪੁਰੀ _ ਤਲਵੰਡੀ _ ਖਯਾਤੀ' 
॥੫੪॥ 

ਕ੍ਰਿੱਤਿ ਕਰੀ ਕਛੁ ਪੁਰਿ ਸੁਲਤਾਨਾ। 
ਅਬ ਤਜਿ ਦੀਨੋ ਮੋਦੀਖਾਨਾ। 

ਬੇਖ ਅਤੀਤਨ! ਕਾ ਕਰਿ ਬੈਸੇ। 

ਸਾਂਗ ਕਰਤਿ ਮਾਯਕ! ਨਰ _ਜੈਸੇ` 
॥੫੫॥ 

ਇਹ ਸਭਿ ਪਤੇ ਲੀਨਿ ਲਿਖਿ ਭੂਪਾ!। 
ਜਿਹ ਉਰ ਜਾਗਯੋ ਪ੍ਰੇਮ ਅਨੂਪਾ। 
ਮਨਸੁਖ ਕੋ ਬੂਝੀ ਗੁਨਖਾਨੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 732 


ਲਿਖੀ ਮਨੋਹਰ ਸ਼੍ਰੀ ਗੁਰਬਾਨੀ ॥੫੬॥ 
ਰਹਯੋ ਜਿਤੇ ਦਿਨ ਨਗਰ ਮਝਾਰਾ। 
ਨਿਤ ਨਰੇਸ਼ ਕੈ ਜਾਇ ਅਗਾਰਾ। 

ਮਹਿਮਾ ਸ਼ੀ ਨਾਨਕ ਭੀ ਭਾਖੈ। 

ਤਿਉ ਤਿਉ ਨ੍ਿਪ ਕੋ ਮਨ ਅਭਿਲਾਖੈ 
॥੫੭॥ 

ਜਬ ਨਿਜ ਬਨਜ ਸਰਬ ਕਰਿ ਲੀਨਾ। 
ਗਮਨਯੋ ਨਿਕਟਿ ਭੂਪ ਪਰਬੀਨਾ। 

ਬੰਦ ਹਾਥ ਕਹਿ 'ਦੇਹੁ ਨਿਦੇਸ਼ਾ। 
॥੫੮॥ 

ਸੁਨਿ ਭੂਪਤਿ ਨੈ ਕੀਨ ਸਨੇਹਾ। 

ਜੈਸੇ ਕਰੇ ਜੀਵ ਸੰਗ ਦੇਹਾ।' 

ਕਹਤਿ ਭਯੋ “ਉਪਕਾਰ ਸੁ ਤੇਰੋ। 

ਜੇ ਕਿਰਤਾਰਥ ਹੂੈ ਤਨ ਮੇਰੋ ॥੫੯॥ 
ਕਹਿ ਨ ਸਕੋ ਮੈ' ਤੋਰ' ਵਡਾਈ। 'ਤੇਰੀ। 
ਜੰਬੈ ਕ੍ਰਿਪਾਲ ਮਿਲੈ' ਮੁਝ ਤਾਂਈ। 

ਹੁਤੋ ਨਿਕਟਿ", ਆਵਤਿ ਪਰਚਾਵਤਿ। _ 'ਤੂੰ ਮੇਰੇ ਕੋਲ ਹੁੰਦਾ ਸੈ' ਤਾਂ। 
ਸ਼ੀ ਨਾਨਕ ਗੁਨ ਬਰਨ ਸੁਨਾਵਤਿ 
॥੬੦॥ 

ਬਿਨ ਦਰਸ਼ਨ ਮੈ ਸਦਾ ਉਦਾਸਾ। 
ਕਬਹਿ ਆਨ ਪੂਰਹਿਂ ਮਨ ਆਸਾ। ' 
ਮਨਸੁਖ ਧੀਰਜ ਦੀਨ ਬਹੂਤੀ।' 

ਸੁਨਹੁ “ਨ੍ਿਪਤ! ਤਵ ਮਤਿ ਅਤਿ 
ਪੂਤੀ!' ॥੬੧॥ 

ਦ੍ਰਿੜ ਨਿਸ਼ਚਾ ਰਾਖਹੁ ਮਨ ਮਾਂਹੀ। 
ਮਿਲਹਿੰ ਕ੍ਰਿਪਾਲ ਦੇਰਿ ਕਛੂ ਨਾਂਹੀ। ? 
ਅਸ ਕਹਿ ਕਰੀ ਪਰਸਪਰ ਬੰਦਨ। 
ਗਵਨਯੋ ਸਿਮਰਤ ਬਿਘਨ ਨਿਕੰਦਨ' 
॥੬੨॥ 

ਉਤ ਭੂਪਤਿ ਕੇ ਮਨ ਲਿਵਲਾਗੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 8੬ 


ਸਿਮਰਹਿ ਨਿਸ ਬਾਸੁਰ ਵਡਭਾਗੀ। 

ਉਠਤਿ ਬੈਠਤਿ ਗਵਨਤਿ' ਨਾਮੂ। 

ਕਹਿ “ਸਹੀ ਨਾਨਕ ਨਿਤ ਸੁਖਧਾਮੂ ! 

॥੬੩॥ 

ਮੋਰ ਸਮਾਨ ਭਯੋ ਮਨ ਮੋਰਾ। 

ਕਬਹਿ ਮਿਲਹਿਂ ਹੂੈ ਕੈ ਘਨਘੋਰਾ। 

ਚਿਤ ਚਾਤ੍ਰਿਕ ਕੋ ਪਯਾਸ ਪੁਕਾਰਤਿ। 

ਚਾਹਤਿ ਸ੍ਰਾਂਤਿ ਦਰਸ ਹਰਿ ਆਰਤਿ! 'ਦੁਖ ਦੂਰ ਕਰਨ ਵਾਲੇ (ਗੁਰੂ ਜੀ ਦਾ) ਦਰਸ਼ਨ। 
॥੬੪॥ 

ਲੋਚਨ ਭਏ ਚਕੋਰ ਵਿਚਾਰੇ। 

ਚੰਦ ਬਦਨ ਕਬਿ ਆਨ ਦਿਖਾਰੇ'। 

ਬਿਰਦ ਸੁਨਯੋ' ਮੈ' ਦੀਨ ਦਯਾਲਾ। 

ਯਾਂ ਤੇ ਆਸਾ ਕਰੋ' ਬਿਸਾਲਾ” ॥੬੫॥ 

ਅਸ ਪ੍ਰਕਾਰ ਭੂਪਤਿ ਅਭਿਲਾਖਾ। 

ਦਿਨ ਪੁਤਿ ਬਧਤਿ ਬਿਟਪ! ਜਿਉਂ 'ਬ੍ਰਿੱਛ ਦੀਆਂ। “ਜਿਵੇ' ਡਾਲੀਆਂ। 
ਸਾਖਾ।? 

ਰੈਨ ਵਿਖੈ ਨਿੰਦਾ ਜਿਨ ਤਜਾਗੀ। 

ਦਿਨ ਮੈ ਭੂਖ ਪਯਾਸਾ ਭਾਗੀ ॥੬੬॥ 

ਪਰੇਮ ਅਧਾਰ ਜੀਵਨਾ ਜਿਹ ਕੋ। 

ਲੋਚਨ ਚਲਤਿ ਰਹਤਿ ਜਲ ਤਿਹ ਕੋ। 

ਕਿਤਿਕ ਦਿਵਸ ਅਸ ਭਾਂਤਿ ਬਿਤਾਏ। 

ਜਿਹ ਕੇ ਜਾਗੇ ਭਾਗ ਸੁਹਾਏ ॥੬੭॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ “ਮਨਸੁਖ ਪ੍ਰਸੰਗ” ਬਰਨਨੰ ਨਾਮ 
ਚੁਤਾਲੀਸਮੋ' ਅਧਯਾਯ ॥ ੪੪॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 734 





੪੫. [ਸ੍ਰੀ ਗੁਰੂ ਚਰਣ ਮੰਗਲ। ਤਲਵੰਡੀ ਤੋ" ਟੁਰਨਾ] 


(ਸ਼ਿਵਨਾਭ ਪਾਸ ਬਣਾਵਟੀ ਨਾਨਕ) ॥੩..॥ 
(ਰਾਇ ਨੇ ਨਾਨਕ ਨਾਮ ਤੇ ਤਾਲਾਬ ਬਣਾਉਣਾ) ॥੪੩॥ 
(ਭਗਤੀ ਰੂਪੀ ਨਦੀ ਦਾ ਦ੍ਰਿਸ਼ਟਾਂਤ) ॥੪੮..॥ 


<< 


ਦਹਰਾ : 

ਸ਼ੀ ਗੁਰੁ ਪਗ ਸੁਰਤਰੁ ਸਰਸ, ਸੁਬਦਾ' ਮੰਗਲ ਖਾਨ। 
ਸੁਰਤਰੁ=ਕਲਪ ਬ੍ਰਿੱਛ। [ਸੰਸ. ਸੁਰਤਰੁ:] ਸਰਸ=ਸੁੰਦਰ। 

'ਪਾ:-ਸਰਬ ਦਾ (ਅ)-ਸਬ ਦਾ। 

ਦਾਰਿਦ ਬਿਘਨ ਨ ਬਯਾਪਈ, ਬਸਹਿੰ ਰਿਦੇ ਗਤਿਦਾਨ ॥੧॥ 
ਦਾਰਿਦ=ਦਰਿੱਦੂਤਾ। ਗ਼ਰੀਬੀ, ਕੰਗਾਲਤਾਈ। ਗਤਿਦਾਨ=ਮੁਕਤੀ ਦਾ ਦਾਨ। 
ਅਰਥ : 

ਸ਼ੀ ਗੁਰੂ ਜੀ ਦੇ ਸੁੰਦਰ ਚਰਣ ਕਲਪ ਬ੍ਰਿੱਛ ਹਨ ਤੇ ਸਦਾ ਹੀ ਖੁਸ਼ੀਆਂ ਦੀ ਖਾਣ ਹਨ, (ਜਿਸ) 
ਹਿਰਦੇ ਵਿਚ ਇਹ ਬਸ ਜਾਣ (ਓਥੇ ਲੋਕ ਵਿਚ ਤਾਂ) ਵਿਘਨ ਤੇ ਕੰਗਾਲਤਾਈ ਵਯਾਪ ਹੀ ਨਹੀਂ 
ਸਕਦੀ (ਤੇ ਪਰਲੋਕ ਵਿਚ) ਮੁਕਤੀ ਦਾ ਦਾਨ (ਪ੍ਰਾਪਤ ਹੁੰਦਾ ਹੈ)। 
ਸੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਜਬਹਿ ਬਹੁਤ ਭੂਪਤਿ ਅਨੁਰਾਗਾ। 

ਰੰਗਯੋ ਪ੍ੋਮ ਰੰਗ ਵਡਭਾਗਾ। 

ਸੁਨਯੋ ਸ਼੍ਰੋਨ ਜੋ ਹੁਤੇ ਫਕੀਰਾ। 

ਕੇਤਿਕ ਢਿਗ ਪਹੁੰਚੇ ਨ੍ਰਿਪ ਧੀਰਾ 'ਪਾ:-ਪੀਰਾ। 

॥੨॥ 

ਨਾਮ ਆਪਨੇ ਨਾਨਕ ਧਰਿ ਕੈ। 

(ਸ਼ਿਵਨਾਭ ਪਾਸ ਬਣਾਵਟੀ ਨਾਨਕ) 

ਪੁਰਿ ਕੇ ਨਰਨ ਸੁਨਾਇ' ਉਚਰਿ ਕੈ। 

ਜਬ ਨਿਜ ਸ਼੍ਰੋਨ ਸੁਨਹਿ ਅਵਨੀਪਾ।! __ 'ਰਾਜਾ। 

ਚਲਿ ਕਰਿ ਆਵਹਿ ਤਿਨਹਿਂ ਸਮੀਪਾ 

॥੩॥ 

ਬੈਸੇ ਸੰਸੇ ਕੋ ਜਬ ਪੂਛੇ। 

ਕਛੁ ਨ ਬਤਾਵਹਿ' ਗਯਾਨਹਿੰ ਛੂਛੇ।! __'ਸੱਖਣੇ। 

ਅਸ ਬਿਧਿ ਦੇਖਿ ਸੋਚਿ ਕਰਿ ਰਾਜਾ। 

ਔਰ ਕਿਯੋ ਪਰਖਨ ਕੋ ਕਾਜਾ ॥੪॥ 

ਹੁਤੀ ਤਹਾਂ ਜੋ ਸੁੰਦਰ ਨਾਰੀ। 

ਤਿਨ ਸੋ ਐਸੀ ਗਿਰਾ ਉਚਾਰੀ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ ਰਿ 


“ਜੋ ਪੁਰਿ ਬਿਖੈ ਬਿਦੇਸ਼ੀ ਆਵਹਿ। 'ਪਾ:-ਕੋਉ ਪੁਰਖ। 

ਬੇਖ ਫਕੀਰ ਜੁ ਸੰਤ ਕਹਾਵਹਿ ॥੫॥ 

ਕਰਹੁ ਜਾਇ ਨਿਸ ਮਹਿ ਤਿਹ ਸੇਵਾ। 

ਪੂਰ! ਊਰ” ਕੋ ਲਖਿਯਹਿ ਭੇਵਾ। /ਪੂਰੇ (ਸੰਤ) ਦਾ। ?ਊਣੇ (ਸੰਤ) ਦਾ। 

ਜਬ ਤੁਮ ਪੂਰਨ ਦੇਖਹੁ ਕੋਊ। 

ਆਨਿ ਬਤਾਵਹੁ ਮੁਝ ਢਿਗ ਸੋਊ” 

॥੬॥ 

ਸੁਨਿ ਕਰਿ ਬਚਨ ਕਹੇ ਜੋ ਰਾਜਾ। 

ਕਰਨ ਲਗੀ ਤਿਯ ਤੈਸੋ ਕਾਜਾ। 

ਜਬ ਫਕੀਰ ਕੋ ਪੁਰਿ ਮਹਿਂ ਆਵਹਿ। 

॥੭॥ 

ਨੈਨ ਕੋਰ' ਜਿਨਾਂ” ਬਾਨ ਸਮਾਨਾ”। 'ਨੇਤ੍ਰਾਂ ਦੇ ਕੋਣੇ। “ਜਿਨ੍ਹਾਂ ਦੇ। “ਤੀਰਾਂ ਵਰਗੇ ਸਨ। 
ਧਨੁਖ ਸੁ ਭ੍ਰਿਕੁਟੀ' ਕੁਟਿਲ? ਮਹਾਨਾ:'ਂ। 'ਭਰਵੱਟੇ। _'ਟੇਢੇ। _'ਬੜੇ। _'ਪਾ:-ਭ੍ਰਿਕੁਟੀ 


ਧਨੁਖਹਿ ਕੁਟਿਲ ਮਹਾਨਾ। 
ਜੋ ਦੇਖੈ ਤਿਹ ਤੀਖੈ ਲਾਗੇ'। 
ਤਤਖਿਨ ਧੀਰਜ ਧਰਮ ਸੁ ਭਾਗੈ ॥੮॥ 
ਜਿਨ ਕੋ ਪਿਖਿ ਸੁਰ ਮੁਨਿ ਜਤ 
ਤਯਾਗੈ। 
ਕਯਾ ਕਲਿ ਨਰ' ਬਪੁਰੇ ਤਿਨ ਆਗੈ। 
ਅਨਿਕ ਫਕੀਰ ਕਰਤਿ ਬਿਭਚਾਰਾ।' 
ਧਰਮ ਭ੍ਰਿਸ਼ਟਿ ਹੋ ਜਾਤਿ ਗਵਾਰਾ 
॥੬॥ 
ਹਿੰਦੂ ਤੁਰਕ ਤਪੀ ਬੁਹਮਚਾਰੀ। 
ਧਰਹਿ' ਨ ਧੀਰਜ ਦੇਖਤਿ ਨਾਰੀ। 
ਕਹੈ ਭੂਪ ਸੋ “ਕੋਇ ਨ ਪੂਰਾ। 
ਕਿਯੋ ਕਾਮ! ਜਤ ਸਤ ਉਰ'ਉਰਾ?” 'ਕਾਮ ਦੇਵ ਨੇ ਕੀਤਾ ਹੈ। “ਜਤ ਸਤ (ਤੋਂ) ਰਿਦਾ 
॥੧੦॥ _____ ਖਾਲੀ। 'ਪਾ:-ਬੂਤ। 
ਸੁਨਿ ਨ੍ਰਿਪ ਕਿਯ ਵਿਚਾਰ ਮਨ ਮਾਂਹੀ। 
-ਪੁਬਲ ਕਲੀ ਪੂਰਾ ਕੋ ਨਾਂਹੀ। 
ਇਕ ਸ਼੍ਰੀ ਨਾਨਕ ਗੁਰੂ ਬਿਹੀਨਾ। 
ਪੰਚ ਦੁਸ਼ਟ ਕੈ _ਸਰਬ _ ਅਧੀਨਾ- 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 736 





॥੧੧॥ 

ਅਸ ਕਹਿ ਚਿਤਵ' ਰੂਪ ਕਿਰਪਾਲਾ। 
ਲੇਤਿ ਸ੍ਹਾਸ ਜੋ ਸੀਤ! ਬਿਸਾਲਾ। 

ਪੀਰੀ! ਪਰ ਰਹੀ ਮੁਖ ਪਰ ਜਾਂ ਕੇ। 
ਮੋਚਤਿ ਜਲ ਦੈ ਲੋਚਨ ਤਾਂ ਕੇ ॥੧੨॥ 
ਅਸ ਜਬ ਖੈਂਚ ਪੁੋਮ ਨੈ ਕੀਨੀ। 
ਕ੍ਰਿਪਾ ਨਿਧਾਨ! ਸਰਬਗਤਿ ਚੀਨੀ। 
ਚਿਤਵਯੋ ਤਿਹ ਕੋ ਕਰਨ ਨਿਹਾਲਾ। 
ਕੀਨ ਜਾਸ ਕੋ ਪ੍ਰੋਮ ਬਿਹਾਲਾ ॥੧੩॥ 
ਤਹਾਂ ਚਲਿਨਿ ਕੀ ਮਨਸ਼ਾ ਧਾਰੀ। 

ਸਹਿ ਨ ਸਕਤਿ ਬ੍ਰਿਹੁ ਭਗਤ! ਜੁ 
ਭਾਰੀ। 

ਪੇਮ ਡੋਰਿ ਕਰਿ ਬੰਧੇ ਗੁਸਾਈਂ। 

ਖੈੱਚੇ ਮਿਲਨ _ਚਹਿਤ ਨ੍ਰਿਪ ਤਾਂਈ 


॥੧੪॥ 
ਬੈਸੇ' ਏਕ ਦਿਵਸ ਉਦਿਆਨਾ। 


ਮੈ ਤਹਿਂ ਗਯੋ ਸੰਗ ਮਰਦਾਨਾ। 

ਕਰਿ ਬੰਦਨ ਗੇ ਬੈਸ ਸਮੀਪਾ। 

ਤਬ ਬੋਲੇ ਬੇਦੀ ਕੁਲਦੀਪਾ ॥ ੧੫॥ 

“ਚਲਹੁ ਸੈਲ ਹਿਤ ਦੇਖਨ ਛੋਨੀ।! 

ਰਚਨਾ ਕੀਨਿ ਅਨਿਕ ਜਗ ਜੋਨੀ। ਪਰਮੇਸ਼ੁਰ ਨੇ। 
ਕਿਤੇ ਥਾਨ ਨਰ ਅਨਤ! ਸੁਭਾਉ?। ਹੋਰ। “ਸੁਭਾਉ ਦੇ ਹਨ। 
ਰਾਖਸ਼ ਰਹਿਨ _ਥਾਨ _ਹਹਿਂ _ਕਾਊ 

॥੧੬॥ 

ਕਿਤ ਧਰਮੀ, ਕਿਤ ਅਘੀ ਬਸੰਤੇ। 

ਕਹੂੰ ਦੁਖੀ, ਕਹਿਂ" ਸੁਖੀ ਰਹੰਤੇ। 
ਨਿਗਮਾਗਮ' ਕਿਤ ਕਥਤਿ ਪੁਰਾਨਾ। 

॥੧੭॥ 

ਦੇਸ਼ ਬਿਦੇਸ਼ਨ ਕੀ ਬਹੁ ਭਾਖਾ।! 

ਚਲਹੁ ! ਬਿਲੋਕਨ ਕੀ ਅਭਿਲਾਖਾ। ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ ਹੋ 


ਸੁਨਿ ਕਰਿ ਬਚਨ ਕਹਤਿ ਮਰਦਾਨਾ। 

ਪ੍ਰਭੂ ! ਸਮਰਥ! ਸਕਲ ਗੁਨਖਾਨਾ ! 

॥੧੮॥ 

ਜਹਿਂ ਇੱਛਾ ਤੁਮ ਚਲਹੁ ਅਗਾਰੀ। 

ਹੋ ਰਾਵਰ ਕੀ ਸਦਾ ਪਿਛਾਰੀ। 

ਤੁਮ ਸਮ ਪੁਭੁ ਕੀ ਸਰਨਹਿਂ ਛੋਰੀ। 

ਕਾਂ ਕੋ! ਗਹੌਂ” _ਅਲੈਬ _ਬਹੋਰੀ” 'ਕਿਸਦਾ। “ਫੜਾਂ। 
॥੧੯॥ 

ਸੁਨਹੁ ਗੁਰੁ ਅੰਗਦ ਗਤਿਦਾਨੀ ! 





ਬੰਦਿ ਪਾਨ' ਪੁਨ ਮੈ ਕਹਿ? ਬਾਨੀ। ਹੱਥ ਜੋੜਕੇ। “ਕਹੀ। 
“ਦੀਨ ਦਯਾਲੁ ! ਰਾਖਿ ਨਿਜ ਸਾਥਾ। 

ਤੁਮ ਸਮ ਦੇਖੋ ਔਰ ਨ ਨਾਥਾ? 

॥੨੦॥ 

ਸੁਨਿ ਕੈ ਬਚਨ ਪੁਸੀਦ ਬਿਸਾਲਾ। 

ਭਈ ਪੁਦੋਖ! ਉਠੇ ਤਿਹ ਕਾਲਾ। 

ਆਏ ਨਗਰ ਵਿਖੈ ਨਿਜ ਸਦਨਾ। 


ਪਰਫੁੱਲਤ _ ਅਰਬਿੰਦ _ਸੁ _ ਬਦਨਾ 


॥੨੧॥ 


ਸੈਯਾ: 

ਬੈਨ ਕਹੇ ਨਿਜ ਧਾਮ ਵਿਖੇ 

“ਅਬ _ਨਾਨਕ ਜੀ _ਚਲਿਬੇ _ਕਿਤ 

ਤਯਾਰਾ। 

ਸੰਗ ਚਲੈ” ਤਿਨ ਕੇ ਹਮ ਤਾਂ ਛਿਨ 

ਪੀਤ ਬਿਸਾਲ ਦਯਾਲ ਉਦਾਰਾ। ” /ਭਾਵ ਗੁਰੂ ਜੀ ਵਿਚ ਸਾਡੀ ਪ੍ਰੀਤ ਬਹੁਤ ਹੈ। 
ਯੌ ਸੁਧਿ ਭੀ ਜਬ ਸ਼ੀ ਗੁਰੁ ਆਲਯ 

ਮਾਤ ਪਿਤਾ ਸੁਧ ਦੇਹਿ ਵਿਸਾਰਾ। 

ਚਿੰਤ ਬਧੀ ਉਰ ਅੰਤਰ ਭੂਰ 

ਨਿਰੰਤਰ ਦੀਨ! ਚਲਹਿ ਨਹਿ ਚਾਰਾ 'ਹਰ ਵੇਲੇ ਦੀਨ ਹੋ ਰਹੇ। 
॥੨੨॥ 

ਰਾਇ ਬੁਲਾਰ ਅਵਾਸ ਗਏ 

ਤਹਿਂ ਜਾਵਤਿ ਹੀ ਬਹੁ ਰੋਦਨ ਕੀਨੋ। 

ਸ਼ੀ ਗੁਰੁ ਕੀ ਜਨਨੀ ਉਰ ਆਤੁਰ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 738 
ਤਾਤ! ਗਯੋ, ਪਿਤ ਭੂਤ” ਸੁ ਤੀਨੋਂਤ। __'ਪਿਤਾ ਕਾਲੂ ਜੀ। “ਚਾਚਾ ਲਾਲੂ ਜੀ। “ਤਿੰਨੇ 


ਜਣੇ। 
ਹੋਇ ਅਧੀਨ ਕਹੇ ਮੁਖ ਸੋ ਬਚ 
“ਨਾਨਕ ਧਾਮ ਰਖੋਂ ਜਿਵ ਚੀਨੋ। 
ਯੌ ਕਹਿ ਸਾਸ ਲਯੋ ਜਬ ਹੀ 
ਸੁਨ ਰਾਇ ਤੰਬੈ ਕਰੁਨਾ ਰਸ _ਭੀਨੌ 
॥੨੩॥ 





“ਤਪਾ ਤਾਤ ਕਾਲੂ ਕਿ ਜਾਵੋ ਸੁ ਪਾਸੂ'। 
ਕਰੋ ਬੰਦਗੀ ਜਾਇ ਆਗੇ ਘਨੇਰੀ। 
ਦਯਾ ਧਾਰਿ ਦੀਦਾਰ ਦੀਜੈ ਬਿਦੇਰੀ'? 


॥੨੪॥ 

ਉਮੇਦਾ ਗਯੋ ਬੇਗ ਬਾਨੀ ਅਲਾਈ। 
“ਤਪਾ ਜੀ! ਤੁਮੈ' ਬੰਦਗੀ ਰਾਇ ਗਾਈ। 
ਇਕੰ ਬਾਰ ਐ ਕੈ! ਦਿਦਾਰਂ ਦਈਜੈ। 
ਜਿਤੰ ਫੇਰ ਜਾਨੋ _ਪਯਾਨੋ ਕਰੀਜੈ? 


॥੨੫॥ 

ਸ੍ਰੈਯਾ: 

ਯੋ ਸੁਨਿ ਕੈ ਤਬ ਨਾਨਕ ਜੀ 

ਤਜਿ ਆਸਨ ਕੋ ਤਿਹ ਸੰਗ ਪਧਾਰੇ। 

ਰਾਇ ਰਿਦੈ ਸੁਖ ਸੋਂ ਬਿਗਸਾ 

ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ। 

ਉਨਤਿ ਭਾ ਮਚ ਊਪਰ ਤੇ 

ਢਿਗ ਸ਼ੀ ਗੁਰੁ ਜਾਇ ਕੈ ਕੀਨ 'ਗੁਰੂ ਜੀ ਨੇ ਕੋਲ ਜਾ ਕੇ ਰੋਕ ਦਿੱਤਾ। 
ਨਿਵਾਰੇ।” 

ਬੰਦਨ ਕੀਨਿ ਅਧੀਨ ਭਯੋ 

ਮੁਖ ਭਾਖਿ ਬਿਨੈ ਨਿਜ ਉਚ ਬਿਠਾਰੇ! 'ਆਪਣੇ ਕੋਲੋਂ ਉੱਚੀ ਥਾਵੇ' ਬਿਠਾਏ ਗੁਰੂ ਜੀ 
॥੨੬॥ (ਬੁਲਾਰ ਨੇ)। 

“ਤਾਤ ਰੁ ਮਾਤ! ਤੁਮਾਰ ਬ੍ਰਿਹਾਤੁਰ ਪਿਤਾ ਅਰ ਮਾਤਾ। 


ਸਾਗਰ ਮੋਹ ਮੈ” ਹੂ ਮਗਨਾਈ”'। 'ਡੁੱਬ ਰਹੇ ਹਨ। 'ਪਾ:-ਸਾਗਰ ਸੇ ਮਹਿ ਹ੍ਹੈ 
ਰੁ ਮਗਨਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹੀਨ ਅਲੌਬ! ਤਰੈ” ਤਿਹ ਕਿਉ” ਕਰਿ 
ਜਾਨਤਿ ਹੋ ਸਭਿ ਪੀਰ ਪਰਾਈ। 
ਕੈਤਿਨ ਗਯਾਨ ਕੇ ਪੋਤ' ਚਢਾਵਹੁ 
ਮੋਹ ਕਲੌਲ' ਤੇ ਪਾਰ ਲੌਘਾਈ। 
ਨਾਤੁਰ ਹੋਕਰਿ ਤੀਰ ਮਿਲੋ! ਤੁਮ 
ਧੀਰ ਸਰੀਰ ਧਰੈ' ਸੁਖ ਪਾਈ” ॥੨੭॥ 
“ਰਾਇ ਜੀ! ਕਾਰਜ ਜਾਨ ਕੋ' ਜਾਨਹੁ 
ਗਯਾਨ ਬਖਾਨਤਿ ਆਨਨ ਜੋਈ।' 
ਪਾਇ ਸਮਾਂ ਹੁਇ ਜਾਵਹਿ ਪ੍ਰਾਪਤਿ 
ਪਾਰ ਪਰੈ ਭਵ ਬੰਧਨ ਖੋਈ।' 

ਨੌਕਾ ਸੁ! ਮੇਲ ਬਨਯੋ ਜਗ ਮਾਂਹਿ 
ਸੰਜੋਗ ਵਿੰਜੋਗ ਸਮੇਂ ਸਿਰ ਹੋਈ। 
ਗਯਾਨੀ ਸਮਾਨ ਰਹੈ ਜੁਗ ਤੇ! ਜਗ 
ਸ਼ੋਕ ਨ ਹੂ ਹਰਖੰਤਿ ਨ ਕੋਈ!' 
॥੨੮॥ 

ਰਾਇ ਭਨੈ “ਮੁਖ ਜੋ ਅਰਬਿੰਦ 
ਨਿਦੇਸ਼ ਬਨੀ ਮਕਰੰਦ' ਤੁਮਾਰੀ। 


ਮੋ ਮਨ ਰੀਤਿ ਮਲਿੰਦ ਕੀ ਚਾਹਤਿ 
ਜੇ ਕਰੁਨਾ ਪਰਕਾਸ਼ ਤੁਮਾਰੀ। 

ਚਾਤ੍ਰਿਕ! ਚਿੱਤ” ਸ੍ਹਾਂਤ” ਸੀ ਚਾਹਤਿ 
ਹੈ ਰਸਨਾ! ਘਨ? ਸੀ ਬਚ ਬਾਰੀ।“ 


ਆਪ ਕਰੋ ਫੁਰਮਾਇਸ਼' ਕੋ 

ਇਕ ਸੇਵ ਕਰੋ ਸਫਲੀ ਸੁ ਹਮਾਰੀ 
॥੨੯॥ 

ਮੋ ਤੇ ਨ ਸੇਵ ਭਈ ਤੁਮਰੀ ਕਛੁ 

ਯਾਂ ਤੇ ਰਿਦਾ ਥਿਰਤਾ! ਨਹਿ ਪਾਵੈ। 
ਈਹਾਂ ਰਹੋ ਤਬ ਹੇਰਤਿ ਹੋ ਪਗ 

ਸ਼੍ਰੋਨ ਸੁਨੋ' ਬਚ ਹਿਯ ਹੁਲਸਾਵੈ। 

ਹੇ ਜਗਨਾਯਕ ! ਹੇ ਗਤਿਦਾਯਕ ! 

ਹੋ ਸਭਿ ਲਾਇਕ ਪ੍ਰੰਖ ਰਹਾਵੈ”। 


739 





'ਬਿਨਾਂ ਆਸਰੇ। 


'ਜਹਾਜ। 
ਮੋਹ ਰੂਪੀ ਤਰੰਗਾਂ। 
“ਕਿਨਾਰਾ ਹੋ ਕੇ ਮਿਲੋ ਉਨ੍ਹਾਂ ਨੂੰ ਭਾਵ ਪਾਸ ਰਹੋ। 


"ਪਾ:-ਕੇ। 
ਤੇ ਜੋ ਤੁਸੀਂ ਮੁੱਖੋਂ ਕਹਿੰਦੇ ਹੋ ਗਜਾਨ (ਦਿਓ)। 


'ਨਾਸ਼ ਕਰਕੇ। 
!ਬੇੜੀ ਵਤ। 


ਦੋਹਾਂ ਸੰਜੋਗ ਵਿਜੋਗ ਤੋ'। 
'ਤੇ ਕੋਈ ਸ਼ੋਕ ਹਰਖ ਨਾ ਕਰੇ। 


'ਕਮਲ ਮੁਖ ਤੋਂ, ਮਕਰੰਦ ਰਸ ਰੂਪੀ ਆਪਦੀ 
ਆਗਯਾ ਬਣੀ ਹੈ। 


ਮੇਰਾ) ਪਪੀਹੇ ਵਰਗਾ। “ਦਿਲ। 'ਸ਼੍ਹਾਂਤੀ ਬੂੰਦ। 
।ਆਪ ਦੀ) ਜੀਭ। “ਬੱਦਲ ਵਰਗੀ ਹੈ। ਆਪਦੇ 
ਬਚਨ ਪਾਣੀ (ਸ੍ਰਾਂਤੀ ਬੂੰਦ) ਹਨ। 

'ਹੁਕਮ। 


'ਟਿਕਾਉ। 

'ਚਰਣ ਆਪ ਦੇ ਵੇਖਦਾ ਹਾਂ। 
!ਬਚਨ ਕੰਨੀਂ ਸੁਣਕੇ। 

'ਜਿਸ ਚਾਉ ਵਿਚ ਆਉਂਦਾ ਹੈ। 
'ਛੁਪਕੇ ਰਹਿੰਦੇ ਹੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਪੂਰਨ ਰੂਪ ਪਰਾਤਮ! ਪਾਵਨ?! 

ਸ਼ੀ ਪਰਮੇਸ਼ੁਰ ਮੋ ਦਰਸਾਵੈ'” ॥੩੦॥ 
ਸ਼ੀ ਗੁਰੁ ਆਨਨ ਬੈਨ ਭਨੈ 

ਹਮਾਰੇ'। 

ਨੀਤ ਰਹੋ, ਥਿਰ ਚੀਤ ਕਰੋ 

ਉਰ ਪ੍ਰੀਤਿ ਭਰਾ ਸ਼ਰਧਾ ਸੁ ਤੁਮਾਰੇ। 
ਏਕਸ ਪੈ ਫੁਰਮਾਇਸ਼' ਆਇਸ? 
ਜਾ ਸਮ ਕੋਇ ਨ ਆਨ ਉਦਾਰੇ। 
ਹਾਥ ਨ ਮੇ! ਇਹ ਠਾਂ ਰਹਿਨੌ 
ਕਰਤਾਰ ਅਧੀਨ ਲਖੋ! ਬਿਧਿ ਸਾਰੇ ” 
॥੩੧॥ 
ਰਾਇਬੁਲਾਰ ਅਨੰਦ ਮੈ' ਹੋ ਕਰਿ 
ਬੰਦਨ ਕੀਨਿ ਪਦੰ ਅਰਬਿੰਦੂ। 

ਛੂਟ ਗਏ ਭਵ ਬੰਧਨ ਜਾਸ ਕੇ 
ਮੱਤਿ!' ਭਯੋ ਮਕਰੰਦ? ਮਲਿੰਦੂ”। 


ਲੇ ਰਸ ਤੂਸ਼ਨ ਹੋਇ ਰਹਯੋ 
ਨਿਜ ਰੂਪ ਜੁ ਆਦਿ ਰਿਦੈ ਸੁਧ ਬਿੰਦੂ'। 


ਪ੍ਰਾਪਤ ਪੂਰਨ ਤਾਂ ਸੁਖ ਕੋ 

ਕਮਲਾਨਨ ਹੇਰਿ ਗੁਰੂ ਜੁ _ਗੁਬਿੰਦੂ' 
॥੩੨॥ 

ਕਰੁਨਾ ਬਹੁ ਕੀਨਿ ਨਿਹਾਲ ਕਰਯੋ 
ਜਿਹ ਕੇ ਸਮ ਈਠ ਨ ਹੈ ਬਿਬ! ਕੋਈ। 


740 





'ਆਤਮਾ ਤੋ ਪਰੇ। ਪਵਿੱਤਰ । 
ਮੈਨੂੰ ਦਿੱਸਦੇ ਹੋ। 


'ਜਿਵੇਂ ਛਾਇਆ ਸਰੀਰ ਦੇ ਨਾਲ ਰਹਿੰਦਾ ਹੈ 
ਓਵੇ' ਸਾਡੇ ਨਾਲ। 


/ਪਰਮੇਸ਼ੂਰ ਦੇ ਪਾਸ ਫੁਰਮਾਇਸ਼ ਹੈ। “ਆਗਜਯਾ। 
'ਜਿਸਦੇ ਸਦਰਸ਼। 

ਮੇਰੇ ਹੱਥ ਨਹੀਂ। 

ਜਾਣੋ 


'ਮਸਤ। “ਚਰਣਾਂ ਦੇ) ਮਕਰੰਦ ਦਾ ਭੌਰਾ (ਹੋ 
ਕੇ)। 'ਭੌਰਾ। 


'ਜਾਣ ਲਈ ਸੁਧ ਰਿਦੈ ਵਿਚ ਆਪਣੇ ਅਸਲੀ 
ਸਰੂਪ ਦੀ। 


ਗੋਬਿੰਦ ਰੂਪ ਗੁਰੂ ਦਾ ਕਵਲ ਮੁਖ ਵੇਖ ਕੇ। 


“ਨਹੀਂ ਚਾਹੁੰਦਾ (ਰਾਇ)। 


ਜਾਂ ਬਿਧਿ ਸੋ ਢਿਗ ਰੂਪ ਅਲੋਈ।' 


/ਜਿਸ ਬਿਧ ਰੂਪ ਕੋਲੇ ਦੇਖਦਾ ਰਹੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੁਠਿ ਧੂੱਵ/ ਕਿਯੋ ਨਿਸਿ ਬਾਸੁਰ ਸੋਈ 'ਧਿਆਨ ਧਰਣਾ) ਪਕਾ ਲਿਆ। 
॥੩੩॥ 


<< 


ਦੋਹਰਾ: 'ਅਤੇ ਲਾਲੂ (ਨੂੰ)। 
ਕਾਲੂ ਲਾਲੂ! ਰਾਇ ਨੇ, ਸਮਝਾਏ ਬਹੁ 

ਭਾਂਤਿ। 

'ਸੀ ਨਾਨਕ ਪੂਰਨ ਪੁਰਖ, ਪਰਮੇਸ਼ਰ 

ਬਖਯਾਤ ॥ ੩੪ ॥ 

ਪੁੰਨ ਵਡੇ ਪੂਰਬ ਜਨਮ, ਕੀਨੇ ਤੁਮ ਨੇ 

ਕੋਇ। 

ਜਿਸ ਫਲ ਤੇ ਅਸ ਸੁਤ ਭਯੋ, ਸਹਿਜੇ 

ਸ਼ੁਭ ਗਤਿ ਹੋਇ ॥੩੫॥ 

ਧੰਨ ਧੰਨ ਪੁਨਿ ਧੰਨ ਤੁਮ, ਕੁਲ ਉਧਾਰ 

ਸਭਿ ਕੀਨਿ। 

ਰਿੰਦੈ ਨ ਭਰਮਹੁ ਤਨਕ ਭਰਿ!, ਭੇ? 'ਥੋਹੜਾ ਬੀ। “ਹੋਏ। 
ਜਗ ਬੰਧਨ ਹੀਨ ॥੩੬॥ 

ਸੋਰਠਾ: ਦੂਰ ਕਰਕੇ। 





ਚਿਤ ਕੀ ਚਿੰਤ ਬਿਦਾਰਿ' 

ਕਰਹੁ ਕਾਜ ਨਿਜ ਸਦਨ ਕੋ। 

ਲਖਹੁ ਸੱਤਿ' ਅਵਤਾਰ “ਪਾ:-ਸੰਤ। 
ਤਿਹ' _ਰਾਖਨ ਕਿਹ _ਕਰ ਨਹੀਂ?” 'ਕਿਸੇ ਦੇ ਹੱਥ ਨਹੀਂ। 


1੨੭॥ 


੨੩ 


ਯਾ: 
ਦਲ 
ਭੋਜਨ ਕੇ ਹਿਤ ਮਾਤ ਬੁਲਾਵੈ। 
“ਆਵਹੁ ਤਾਤ ! ਅਚੋ ਉਠਿਕੇ ” 
ਗਵਨੈ' ਢਿਗਮਾਤ ਅਹਾਰ ਕੋ ਖਾਵੈ'। 
ਹੇਰਤਿ ਹੈ ਕਮਲਾਨਨ ਕੋ 

ਸੁਖ ਪਾਇ ਰਿਦੈ ਜਨਨੀ ਬਲਿ ਜਾਵੈ। 
“ਤਾਤ ! ਨ ਜੋਰ ਹਮਾਰ ਚਲੈ ਕੁਛ 
॥੩੮॥ 


<< 


ਦਹਰਾ . 


741 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 742 


ਕ੍ਰਿਪਾ ਦ੍ਰਿਸ਼ਟਿ ਕਰਿ ਬਚਨ ਸ਼ੁਭ; 

ਕਹਿਕੈ, ਹਨਿ ਅਗਯਾਨਾਂ। 

ਦ੍ਰਿੜ ਬੰਧਨ ਜਗ ਮਿਟ ਗਏ, ਭਈ 'ਮਾਤਾ) ਮੁਕਤੀ ਦੇ ਲਾਯਕ ਹੋ ਗਈ। 
ਯੋਗ ਨਿਰਬਾਨ' ॥੩੯॥ 

ਸ੍ਰੈਯਾ: 

ਮਾਤ ਕੋ ਦੇਯ ਸੰਤੋਖ ਉਠੇ 

ਪੁਨ ਤਾਤ! ਅਯੋ ਕਹਿ ਕੈ ਸਮਝਾਵੈ। 

ਮੋ ਕਹਿਨੋ ਕਬ ਲੌ ਬਨਿ ਆਵੈ। 

ਏਕ ਤੂੰ ਤਾਤ! ਹੁਤੋ ਹਮਰੇ 

ਭਾਵੈ। ” 

ਔਰ ਕਹੈ ਬਹੁ ਭਾਂਤਿਨ ਕੇ ਬਚ 

-ਧਾਮ _ਰਹੈ ਹਿਰਦਾ _ਬਿਰਮਾਵੈ!- 'ਕਿ ਕਿਵੇਂ) ਘਰ ਰਹਿਣ (ਵਿਚ ਇਨ੍ਹਾਂ ਦਾ) ਜੀ 
ਪਰਚ ਜਾਵੇ। 





॥੪੦॥ 
ਦੇਖਿ ਦਯਾ ਦ੍ਰਿਸ਼ਟੀ ਪਿਤ ਕੀ ਦਿਸ਼ 


ਮੋਹ ਹਨਯੋ!, ਉਪਮਾ ਭਲਿ ਆਈ। ਨਾਸ਼ ਕੀਤਾ। 

ਜਯੋਨ ਬਹਿਰੀ' ਖਗ ਕੋ ਝਪਟਾਤਿ? “ਇਕ ਸ਼ਿਕਾਰੀ ਪੰਛੀ ਦਾ ਨਾਮ ਹੈ। “ਭਪਟ 
ਮਾਰਦਾ ਹੈ। 

ਦਬਾਇ ਕੈ ਦੇਤਿ ਨਹੀਂ ਉਕਸਾਈ।! __'ਉਠਣ ਨਹੀਂ ਦੇਂਦਾ। 

ਤੂਸ਼ਨਿ ਹੋਇ ਰਹਯੋ ਸੁਖ ਪਾਈ। 

ਪੰਢਿ ਰਹੇ ਪਰਯੰਕ ਕੇ ਊਪਰਿ 

ਸ਼ੀ ਗੁਰੂ ਨਾਨਕ ਜੀ ਗਤਿ ਦਾਈ 

॥੪੧॥ 

ਨੀਂਦ ਬਸੀ ਹੁਇ ਸੋਇ ਰਹੇ ਤਬ 

ਜਾਮਨਿ' ਜਾਮ? ਰਹੀ ਜਬ ਹੀ। 

ਆਲਸ ਛੋਰਿ ਉਠੇ ਕਰੁਨਾ ਨਿਧਿ 

ਦਾਸਨ ਕੇ ਸੁਖਦਾ ਸਭਿ ਹੀ। 

ਨਹਾਨ ਕੇ ਹੇਤ ਚਲੇ ਉਠਿ ਬਾਹਿਰ 

ਚੰਦ ਕੀ ਜੌਨ੍ਹ ਦਿਪੈ! ਤਬ ਹੀ। 

ਤਯੋ' ਭਗਤੀ ਪਰਕਾਸ਼ਨ ਕੋ ਸਭਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 743 


ਦੇਸ਼ ਬਦੇਸ਼ ਚਲੇ ਅਬ ਹੀ ॥੪੨॥ 

ਕੂਪ! ਹਰੱਠ” ਚਲੇ ਨਹਿਂ ਕੋਇ /ਖੂਹ। ?ਹਲਟ। 
ਫਿਰੇ ਇਕ ਦੋਇ ਤਬੈ ਗਤਿਦਾਈ'। ਭਾਵ, ਗੁਰੂ ਨਾਨਕ ਜੀ। 
ਨੀਰ ਨ ਪਾਵਤਿ ਭੇ ਕਿਤਹੂੰ 
ਤਿਹੰਕਾਲ ਵਿਖੇ ਮੁਖ ਬਾਨੀ ਅਲਾਈ। 

ਨਗਰੀ _ ਬਿਨ _ ਨੀਰ, _ ਨ __ਕੁਪ 'ਬਿਨਾਂ ਜਲ ਹੈ। ਇਸ ਵੇਲੇ ਕੋਈ ) ਖੂਹ ਬੀ 
ਚਲਾਈ2। ” ਨਹੀਂ ਵਗਦਾ। 
ਜਾਗਤਿ ਰਾਇ ਬੁਲਾਰ ਸੁਨੀ 

ਤਿਹੰਕਾਲ ਵਿਖੈ ਮਨ ਯੌ'`ਠਹਿਰਾਈ 

॥੪੩॥ 

-ਨਾਨਕ ਨਾਮ ਸਰੋਵਰ ਲਾਵਹੁ 

ਉਨਤਿ ਭੋਰ- ਇਹੈ ਮਨ ਆਨਾ। 

ਜਾਨਤਿ ਭਾ! ਨਿਜ ਕੋ ਕਿਰਤਾਰਥ 'ਜਾਣ ਲਿਆ। 





ਲਾਇ ਤੜਾਗ' ਰਿਦੇ ਬਿਗਸਾਨਾ। 'ਤਾਲਾਬ। 
ਸੋ ਖੁਨਵਾਇ' ਤਹਾਂ ਝਟਿਤੀ? 'ਖੁਦਵਾ ਕੇ। “ਛੇਤੀ ਹੀ। 


ਦਿਨ _ਈਖਦ! ਮੈ” ਕਰਿ _ਤਯਾਰ 'ਥੋੜੇ। “ਚਤੁਰ (ਰਾਏ ਨੇ)। 
ਸੁਜਾਨਾ?। 

(ਰਾਇ ਨੇ ਨਾਨਕ ਨਾਮ ਤੇ ਤਾਲਾਬ ਬਣਾਉਣਾ) 
ਹੈ ਅਬ ਲੌ, ਅਸ਼ਨਾਨ ਪੁਨੀਤ 

ਕਰੇ ਤਿਹ ਠਾਂ, ਤਹਿਂ' ਪਾਪ ਪਰਾਨਾ 
॥੪੪॥ 

ਦੋਹਰਾ: 

ਮੁਝ ਕੋ ਲਯੋ ਬੁਲਾਇ ਤਬ, ਕਰਿਵਾਯੋ! 
ਇਸ਼ਨਾਨ। 

ਆਲਯ ਮਿਲਿ ਕਰਿ ਸਤਿਗੁਰੂ, ਕੀਨੋ 
ਪੁਨ ਪੁਸਥਾਨ' ॥ ੪੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚੇਤ, ਅਨੰਦ, ਸਤੰ?, ਸੁਖੰਦ” 


ਗੁਬਿੰਦ ਮੁਕੰਦ ਸਦਾ ਦੁਖ ਹਾਨਾ। 

ਤਾਂ ਗੁਰ ਕੇ ਪਦ ਪੰਕਜ ਊਪਰ 

ਜਾਤਿ ਸਦੀਵ ਕਵੀ ਕੁਰਬਾਨਾ ॥੪੬॥ 
ਦਹਰਾ : 

ਮੰਦ ਮੰਦ ਗਤਿ ਸੁੱਦਰੀ, ਪਦ ਪਦਵੀ 
ਪਰ ਪਾਇ। 

ਮੈਂ ਪੁਨ ਮਰਦਾਨਾ ਦੁਊ, ਸਤਿਗੁਰ 
ਪੀਛੇ' ਜਾਇ ॥੪੭॥ 

ਚੌਪਈ: 

ਹੇਤ ਭਗਤਿ ਸਰਿਤਾ! ਬਿਸਤਾਰਨ। 
(ਭਗਤੀ ਰੂਪੀ ਨਦੀ ਦਾ ਦ੍ਰਿਸ਼ਟਾਂਤ) 

ਨਾਨਕ ਰਾਇ ਜਗਤ ਨਿਸਤਾਰਨ। 
ਸੁਥਲ ਭਲੋ ਤਿਹ ਜੋ ਮਨ ਨੀਵਾਂ। 
ਜਾਂਹਿ ਕੀਰਤਨ ਨੀਰ ਸਦੀਵਾ! ॥੪੮॥ 
ਨਾਮ ਸਿਫਤ ਸੁਠ ਉਠਤਿ ਤਰੰਗਾ।! 


ਨਿਕਸਨ ਥਾਨ! ਜਾਸੁ ਸਤਿਸੰਗਾ। 
ਭੂਮ ਅੱਗਯਾਨ ਅਧਿਕ ਦ੍ਰਿਢ ਕੂਲਾ।' 


ਤਿਨਹਿਂ _ਨਿਕੰਦਨ! ਕੋ 
॥੪੯॥ 

ਖਰੇ ਬਿਟਪ ਕਲਮਲ ਕਲਿਕਾਲਾ'। 
ਮੂਲ! ਉਖਾਰਹਿਂ ਬੇਗ ਬਿਸਾਲਾ। 
ਸਤਿਗੁਰ ਸਿਖ ਜਲਜੰਤੁ!' ਅਪਾਰਾ। 
॥੫੦॥ 

ਦਹਰਾ : 

ਪੇਮ ਬੇਗ! ਪਰਵਾਹਿ ਤਿਹ 
ਮਾਯਾ ਕਾਈ ਹੀਨ।' 

ਚਰਨ ਕਮਲ ਕੋ ਧਯਾਨ ਜੋ 
ਸੀਤਲਤਾ ਸੁਖ ਲੀਨ ॥੫੧॥ 
ਚੌਪਈ: 


= 


744 





/ਚੇਤਨ, ਚਿੱਤ। “ਭਾਵ, ਸਤ ਚਿਤ ਆਨੰਦ ਰੂਪ। 
'ਯੂਖਾਂ ਦੇ ਮੇਘ। 
'ਮੁਕਤੀ ਦਾਤੇ। 


ਜਿੱਥੇ ਕੀਰਤਨ ਰੂਪੀ ਜਲ ਹਮੇਸ਼ (ਵਹਿੰਦਾ) ਹੈ। 
'ਲਹਿਰਾਂ। 

'ਜਿਸਦਾ ਸੋਮਾਂ। 

'ਪੱਕੇ ਕਿਨਾਰੇ ਹਨ। 

'ਕੱਟਣ। 


ਕਲਜੁਗ ਸਮੇ” ਦੇ ਪਾਪ। 


ਜੜਾਂ ਤੋ'। 
ਜਲ ਜੀਵ। 


ਪੇਮ ਦੀ ਤੀਬਰਤਾ। 


'ਮਾਯਾ ਮੈਲ ਤੋ ਬਿਨਾਂ। 


!ਸਾਹਮਣੇ (ਅੰ) ਮੁਹਾਂਨੇ (ਨਦੀ ਤੇ ਸਾਗਰ ਦੇ 


ਸੰਗਮ ਦਾ ਥਾਂ) ਕੋਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 745 


ਸਹਿਜ ਸਰੂਪ ਸਿੰਧੁ ਸਮੁਹਾਈ।' 

ਮਿਲੀ ਜਾਇ ਇਸਥਿਰਤਾ ਪਾਈ। 

ਜਨਮ ਮਰਨ ਕੋ ਬਹੁਰ ਨ ਫੇਰਾ। 

ਹੈ ਅਡੋਲ ਸੁਖ ਭਯੋ ਘਨੇਰਾ ॥੫੨॥ 

ਕਾਲ ਘਾਮ ਕੋ ਡਰ ਨਹਿਂ ਜਹਿੰਵਾ। 

ਸਰਿਤਾ ਸੰਗ ਪਹੁਚਗੇ ਤਹਿੰਵਾ। 

ਜਿਨ ਐਸੀ ਸਰਿਤਾ' ਬਰ ਤਯਾਗੀ। "ਕਵੀ ਜੀ ਨੇ ਨਦੀ ਦੇ ਰੂਪਕ ਵਿਚ ਭਗਤੀ ਦਾ 
ਨਕਸ਼ਾ ਬੰਨ੍ਹ ਕੇ ਦਸਿਆ ਨੇ- 

ਮ੍ਰਿਗ ਤ੍ਰਿਸ਼ਨਾ ਜਗ ਭੁਮਹਿਂ ਅਭਾਗੀ 'ਮਿਗ ਤ੍ਰਿਸ਼ਨਾ ਵਤ। 

॥੫੨॥ 

ਸੁ ਨਾਨਕ ਸਰਿਤਾ ਬਿਸਤਾਰੀ।” 

"ਭਗਤੀ ਰੂਪੀ ਨਦੀ ਹੈ (ਇਸ ਪਵਿੱਤਰ ਨਦੀ ਨੂੰ ਸਾਰੇ ਜਗਤ ਵਿਚ ਫੈਲਾਉਣ ਲਈ ਸਤਿਗੁਰੂ ਤੁਰੇ 

ਹਨ) ਇਸ ਨਦੀ ਦੇ ਵਗਣ ਦਾ ਥਾਂ ਮਨ ਨੀਵਾਂ ਹੈ, ਧੂਨੀ ਇਹ ਹੈ ਕਿ ਨੀਵੇਂ ਮਨ ਵਿਚ ਭਗਤੀ ਦਾ 

ਪ੍ਰਵੇਸ਼ ਹੁੰਦਾ ਹੈ, ਵਾਹਿਗੁਰੂ ਜੀ ਦੇ ਕੀਰਤਨ ਦਾ (ਅੰਮੂਤ) ਜਲ ਹੈ, ਨਾਮ ਦੀ ਮਹਿਮਾ ਦੀਆਂ ਲਹਿਰਾਂ 

ਹਨ ਸਤਿਸੰਗ ਰੂਪੀ ਸੋਮੇ ਤੋਂ ਇਹ ਨਦੀ ਨਿਕਲਦੀ ਹੈ, ਭੂਮ ਤੇ ਅਗਯਾਨ ਦੁਹਾਂ ਕਿਨਾਰਿਆਂ ਦੇ 

ਢਾਹੁਣ ਲਈ ਸਮਰੱਥ ਹੈ, ਏਸੇ ਤਰ੍ਹਾਂ ਪਾਪਾਂ ਰੂਪੀ ਬ੍ਰਿੱਛਾਂ ਨੂੰ ਇਹ (ਨਦੀ) ਜੜ੍ਹ ਪੁਟ ਦਿੰਦੀ ਹੈ 

(ਅਰਥਾਤ ਪਾਪ ਵਾਸ਼ਨਾਂ ਹੀ ਦੂਰ ਕਰ ਦਿੰਦੀ ਹੈ)। ਸਤਿਗੁਰੂ ਜੀ ਦੇ ਸਿੱਖ ਜਲ ਜੀਵਾਂ ਵਾਂਗ ਇਸ 

ਨਦੀ ਨੂੰ ਹੀ ਆਪਣਾ ਜੀਵਨ ਸਮਝਦੇ ਹਨ, ਭਾਵ ਭਗਤੀ ਪਰਾਇਨ ਸਦਾ ਰਹਿੰਦੇ ਹਨ। ਇਸ ਨਦੀ 

ਦਾ ਸੂੱਛ ਪ੍ਰਵਾਹ (ਪ੍ਰੋਮ ਹੈ) ਜੋ ਮਾਇਆ ਰੂਪੀ ਜਾਲੇ ਤੋ ਰਹਿਤ ਹੈ। ਸਤਿਗੁਰੂ ਜੀ ਦੇ ਚਰਣਾਂ ਕਮਲਾਂ 

ਦਾ ਧਿਆਨ ਇਸ ਨਦੀ ਵਿਚ ਠੰਢ ਹੈ, ਇਹ ਭਗਤੀ ਰੂਪੀ ਨਦੀ ਵਾਹਿਗੁਰੂ ਰੂਪੀ ਸਮੁੰਦੂ ਤੇ ਸਨਮੁਖ 

ਜਾਂਦੀ ਹੈ ਤੇ ਓਸੇ ਵਿਚ (ਪਰਾ ਭਗਤੀ ਦੇ ਰੂਪ ਵਿਚ) ਲੀਨ ਹੋ ਜਾਂਦੀ ਹੈ। ਧੂਨੀ ਇਹ ਹੈ ਕਿ ਭਗਤ 

ਜਨ ਦੀ ਆਤਮਾ ਭਗਤੀ ਪ੍ੁਭਾਵ ਕਰਕੇ ਵਾਹਿਗੁਰੂ ਜੀ ਵਿੱਚ ਅਭੇਦ ਹੋ ਕੇ ਆਵਾਗੋਨ ਤੋਂ' ਛੁੱਟ ਜਾਂਦੀ 

ਹੈ, ਜੋ ਇਸ ਨਦੀ ਤੇ ਪੁੱਜੇ ਹਨ ਉਨ੍ਹਾਂ ਨੂੰ ਮੌਤ ਰੂਪੀ ਧੁੱਪ ਦੀ ਤੱਪਸ਼ ਦਾ ਡਰ ਨਹੀਂ। 

ਯਥਾ: 

“ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ'॥ 

ਜਹਾਂ ਤਹਾਂ ਪਸਰੀ ਬਰਬਾਰੀ'। ਸ੍ਰੇਸ਼ਟ ਜਲ (ਵਾਲੀ ਨਦੀ)। 

ਵਡੇ ਭਾਗ ਤੇ ਪ੍ਰਾਪਤ ਹੋਈ। 

ਕਵਿ ਸੰਤੋਖ ਸਿੰਘ ਸਿਮਰੇ ਸੋਈ 

॥੫੪ || 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਤਲਵੰਡੀ ਚਲਨ” ਪ੍ਰਸੰਗ ਬਰਨਨੰ ਨਾਮ 

ਪੈਂਤਾਲੀ ਸਮੋ ਅਧਯਾਯ ॥੪੫॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 746 


੪੬. [ਚਰਣ ਮੰਗਲ। ਅੱਕ ਖੱਖੜੀਆਂ ਖੁਵਾਕੇ ਮਰਦਾਨੇ ਦੀ ਭੁਖ ਨਿਵਾਰੀ। ਕਾਵਰੂ 
ਦੇਸ਼] 





(ਮਰਦਾਨੇ ਨੂੰ ਖੱਖੜੀਆਂ ਖੁਆਈਆਂ) ॥ ੧੧..॥ 
(ਕਾਵਰੂ ਦੇਸ਼) ॥ ੨੧॥ 
(ਮਰਦਾਨੇ ਦਾ ਮੀਢਾ ਬਣਨਾ) ॥੨੯..॥ 


<< 


ਦਹਰਾ : 
ਸ਼ੀ ਗੁਰ ਚਰਨਨ ਧਯਾਨ ਤਰੁ, ਪੋਮ ਨੀਰ ਤਹਿਂ ਪਾਇ। 
ਕਵਿਤਾ ਕੁਸਮ ਪੁਫੁੱਲਹੀਂ, ਸੁਫਲ ਅਰਥ ਸਮੁਦਾਇ ॥੧॥ 
ਅਰਥ : 
ਸ਼ੀ ਗੁਰੂ ਜੀ ਦੇ ਚਰਣਾਂ ਦਾ ਧਿਆਨ ਬ੍ਰਿੱਛ (ਸਮਾਨ) ਹੈ, ਉਸਨੂੰ ਪ੍ਰੇਮ (ਰੂਪੀ) ਪਾਣੀ ਪਾਈਏ 
(ਤਾਂ) ਕਵਿਤਾ (ਰੁਪੀ) ਫੁੱਲ ਪੁਫੁੱਲਤ ਹੁੰਦੇ ਹਨ ਤੇ ਸਾਰੇ ਅਰਥਾਂ ਦੇ ਸ੍ਰੇਸ਼ਟ ਫਲ (ਪੈਂਦੇ 
ਹਨ)। ਰ੍‌ 
ਸ਼ੀ ਬਾਲਾ ਸੰਧੁਰੁ ਵਾਚ ॥ 
ਭੁਜੰਗ ਪੁਯਾਤ ਛੰਦਾਂ : "ਪਾ:-ਭੁਜੰਗ ਛੰਦ ॥ 
ਚਲੇ ਪੰਥ ਨਾਥੰ ਭਏ ਦੋਨ ਸਾਥਾ। 
ਦਯਾ ਸਿੰਧ ਰੂਰੀ ਭਨੈ' ਗਯਾਨ ਗਾਥਾ!। _'ਗਯਾਨ ਦੀਆਂ ਗੱਲਾਂ। 
ਗਏ ਧਾਮ ਲਾਲੋ ਗੁਬਿੰਦੰ ਮੁਕੰਦਾ। 
ਕਰੀ ਬੰਦਨਾ! ਹੇਰਿ ਬਾਢਯੋ ਅਨੰਦਾ 'ਭਾਵ ਲਾਲੋ ਨੇ। 
॥੨॥ 
ਡਸਾਯੰ ਪੁਯੰਕੰ ਬਸਾਏ' ਹੁਲਾਸੰ। 'ਬੈਠਾਏ। 
ਮਨੋ ਪਾਨ ਕੀਨੈ ਅਮੀ' ਭੁਰ ਪਯਾਸੰ।2 _ 'ਅੰਮੁਤ। “ਬਹੁਤ ਤਿਹਾਏ ਨੇ। 
ਰਹੇ ਪੰਚ ਰੈਨਾ ਚਲੇ ਫੇਰ ਆਗੈ। 
ਲਏ ਨਾਮ ਜਾਂ ਕੇ ਵਡੇ ਪਾਪ ਭਾਗੇ 
॥੩॥ 
ਪਦੰ ਬੰਦਿ ਲਾਲੋ ਗਯੋ ਦੂਰ ਸੰਗੰ। 
ਮੁਰੇ ਨਾ ਘਰੰ, ਪ੍ਰੇਮ ਭੂਰੰ ਉਮੰਗੰ। 
ਭਨਯੋ ਬਾਰਬਾਰੰ ਮੁਰਯੋ ਧਾਮ ਆਯੰ। 
ਮੈਂ ਗੁਰੂ ਰੂਪ ਤੈਸੰ _ਬਸਾਯੰ: 'ਵਸਾ ਲਿਆ। 
॥੪॥ 
ਜਹਾਂ ਦੇਸ਼ ਮੰਤੂੰਨ' ਢਾਕਾ ਬੰਗਾਲਾ। ਰਾਜ ਹਨ ਤਰਸੀ 
ਤਹਾਂ ਕੋ ਚਲੇ ਪ੍ਰਾਕ' ਦੀਨੈ ਦਯਾਲਾ। __ 'ਪਹਿਲੇ। 
ਗਤੀ ਮੰਦ ਮੰਦੰ ਪਦ ਪੰਥ ਪਾਵੈ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 747 





ਬਸੈ? ਰੈਨ ਮਾਂਹੀ, ਚਲੇ ਦਯੋਸ? ਜਾਵੈ 'ਮੁਕਾਮ ਕਰਦੇ ਹਨ। “ਦਿਨ ਨੂੰ। 
॥੫॥ 

ਇਸੀ ਭਾਂਤਿ ਬੀਤੇ ਜਬੈ ਦਯੋਸ ਤੀਨੈ। 

ਅਹਾਰੰ ਕਿਸੂ ਥਾਨ ਲੀਨੰ ਨ ਕੀਨੰ। 

'ਛੁਧਾ ਹੈ ਨ ਮੋ ਕੋ!', ਗੁਰੂ ਧੀਰ 'ਭਾਵ ਬਾਲੇ ਨੂੰ। 

ਦੀਨੰ। 

ਅਨੰਦੰ ਦਿਨ ਰੈਨ ਸ਼ੋਕ ਬਿਹੀਨੈ ॥੬॥ 

ਦੋਹਰਾ: 'ਬਿਆਕੁਲ ਹੋ ਕੇ। 

ਛੁਧਾ ਲਗੀ, ਬਯਾਕੁਲ ਭਯੋ, ਮਰਦਾਨਾ 

ਅਕੁਲਾਇ। 

ਹੇਤ! ਕਾਰਨ ਕਰਨ ਤਿਹ'_ਉਰ ਭੂਖ "ਬਿਲਾਸ ਕਰਨ ਲਈ ਗੁਰੂ ਜੀ ਨੇ। 
ਲਗਾਇ ॥੭॥ 


ਬਲ ਹੀਨ। 


/ਸਾਥ। 
ਪਾਣੀ ਬੀ ਨਹੀਂ ਪੀਂਦੇ। 


'ਰਹਿੰਦੇ ਹਨ। “ਬਨ ਵਿਚ। 


ਸ਼ੀ ਗੁਰੂ ਜੀ ਤਿਹ ਅੰਤਰਿ ਕੀ ਗਤਿ! __'ਹਾਲਤ। 
ਜਾਨਣਹਾਰ ਸਭੈ ਬਿਧਿ ਜਾਨਾ। 

ਆਨਨ ਸੋ ਮੁਸਕਾਵਤਿ ਮੰਦ 

ਬਿਲੋਕਤਿ! ਦੇਤਿ ਅਨੰਦ ਕੋ ਦਾਨਾ। 'ਦੇਖਕੇ। 

ਬੈਨ ਭਨੇ ਰਸ ਹਾਸ ਵਿਖੈ! ਹਾਸ ਰਸ, ਹਾਸੇ ਦੇ ਭਾਵ ਵਿਚ। 

“ਤੁਮਰੀ ਸੁਧ ਕਯਾ? ਕਹਿਯੇ 

ਮਰਦਾਨਾ ! 

-ਤੂਸ਼ਨਿ ਕੀਨ ਚਲੇ ਗਤਿ ਦੀਨ 

ਹੁਤੋ _ਕਮਲਾਨਨ _ਸੋ__ਕੁਮਲਾਨਾ!” 'ਚੁਪ ਧਾਰੀ ਹੈ ਤੇ ਆਜਜ਼ਾਂ ਵਾਲੀ ਟੋਰ ਟੁਰਦਾ 
॥੯॥ ਹੈਂ, ਕਮਲ ਵਰਗਾ ਤੇਰਾ ਮੂੰਹ ਸੀ ਸੋ ਕੁਮਲਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





“ਤੂੰ ਜਗਤੇਸ਼੍ਹਰ ਸ਼੍ੀ ਪਰਮੇਸ਼ਰ 

ਬਯਾਪਹਿ ਭੂਖ ਪਿਆਸ ਨ ਥੋਰੀ। 

ਭੋਜਨ ਕੀ ਨਹਿ ਚਾਹਿ ਕਬੈ 

ਮਗ, ਸੰਗਤਿ ਕ੍ਯੋ' ਨਿਬਹੈ ਅਬ ਤੋਰੀ? 
ਬਾਸੁਰ ਤੀਨ ਬਿਤੀਤ ਭਏ 

ਬਿਨ ਅੰਨ ਬਿਆਕੁਲ ਹੈ ਗਤਿ ਮੋਰੀ। 

ਅੰਤਕ ਓਕ!' ਸਸ਼ੋਕ ਅਰੋਗ ਹੀ 'ਜਮ ਦੇ ਘਰ। “ਸਹਤ ਸ਼ੋਕ ਦੇ। 
ਜਾਵਹਿੰਗੇ ਮਮ _ ਪ੍ਰਾਨ _ਅਚੋਰੀ!” 'ਪ੍ਰਤੱਖ। 


॥੧੦॥ 

ਬਿਗਸੇ ਸੁਨਿ ਬੈਨ ਗੁਰੂ ਗੁਨ ਐਨ 
ਦਯਾ ਜਿਹ ਨੈਨ ਰਹੀ ਛਬਿ ਛਾਈ। 
“ਤੁਝ ਕੋ ਮਿਰਿਤੁ ਹੋਵਨ' ਦੇਹਿ ਨਹੀਂ 
ਮਰਿ _ਜਾਵਹਿ' ਜੇ, ਤਬ _ਲੇਹਿਂ 
ਜਿਵਾਈ। ? 

ਤਹਿਂ ਆਕ! ਕੋ ਬੂਟ ਬਿਲੋਕਿ ਵਡੋ 


ਤਿਹ ਕਾਲ ਵਿਖੈ ਮੁਖ ਬਾਨੀ ਅਲਾਈ। 

(ਮਰਦਾਨੇ ਨੂੰ ਖੱਖੜੀਆਂ ਖੁਆਈਆਂ) 

“ਫਲ ਲੇਹੁ ਬਿਸਾਲ ਅਚੋ' ਤਤਕਾਲ? __ 'ਖਾਵੋ। “ਹੁਣੇ ਹੀ। 
ਅਘਾਵਹੁ! ਪੇਟ ਛੁਧਾ ਮਿਟ ਜਾਈ” 'ਰੱਜ ਜਾਓ। 

॥੧੧॥ 

ਸੋਰਠਾ: 

“ਹਸੀ ਕਰਤਿ ਮਮ ਸਾਥ, ਮਾਰਹੁ ਏਹ 

ਖੁਵਾਇਕੈ। 

ਕੈਸੇ ਖਾਵੋ' ਨਾਥ ! ਅਰਕ ਫਲਨ! ਮ੍ਰਿਤੁ 'ਅੱਕ ਦੇ ਫਲ। 

ਕੋ ਕਰੈਂ` ॥੧੨॥ 

ਸੈਯਾ: 'ਮੁਸਕ੍ਰਾਉਂਦਿਆਂ। [ਸੰਸ. ਸਿਮਤ]। 
ਕਮਲਾਨਨ ਵਾਕ ਕਹੇ ਸਮਿਤੰ' 

“ਤੁਮ ਖਾਵਹੁ ਖਾਇ ਸੁ ਜਾਇੰ ਜਿਤੇ। _ 'ਪਾ:-ਖਾਹਿ ਸੁ ਜਾਹਿਂ। 
ਪੁਨ ਲਾਲਚ ਫੇਰ ਕਰੋ ਨ ਰਿਦੇ 

ਨਿਜ ਰਾਖਿ ਨ ਪਾਸ, ਸੁਨੋ ਸੁਮਤੇ!! __ 'ਹੇ ਸ੍ਰੇਸ਼ਟ ਮਤਿ ਵਾਲੇ ! 
ਤਵ ਪੇਟ ਛੁਧਾ ਜਿਤਨੀ ਕੁ ਅਹੈ 


748 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 749 


ਭਰਿ ਲੇਹੁ ਤਿਤੀ ਤਨ ਹੋਇ ਹਿਤੇ'। /ਜਿਸ ਨਾਲ ਸਰੀਰ ਸੁਖੀ ਰਹੇ। 

ਨਹਿ ਹੋਵਹਿਗੋ ਦੁਖ” ਪ੍ਰਾਨਨ ਕੋ ਹਤਿ£ _'ਨਹੀਂ ਹੋਵੇਗਾ ਦੁਖ। 'ਤੇ ਪ੍ਹਾਣਾਂ ਦਾ ਨਾਸ਼। 

ਮਾਨਹੁ ਵਾਕ, ਅਚੇਹੁ ਇਤੇ!” ॥੧੩॥ _ 'ਇੰਨੇ ਖਾਓ (ਜਿੰਨੇ ਮੈਂ ਕਹੇ ਹਨ,) (ਅ) ਏਥੇ 
ਖਾ ਲੈ, (ਜਿੰਨੇ ਖਾਣੇ ਹੈਨ)। 

ਯੌ ਸੁਨਿ ਬੈਨਿ ਮਨੇ! ਮਨ ਮੈ ੰਨਕੇ। 

ਪੁਨਿ ਆਨਨ' ਖਾਤਿ ਅਨੰਦ ਚਿਤੇ। ਮੂੰਹ ਨਾਲ। 

ਤੋਰਤ ਤੁਰਨ ਪਾਵਤਿ ਹੈ ਮੁਖ 

ਖਾਵਤਿ ਸਾਦ ਸੁਧਾ! ਤੇ ਅਤੇ”। 'ਅੰਮੂਤ ਤੋਂ। “ਵੱਧ ਹੈ। 

ਛੋਰਿ ਸਕੈ ਨਹਿ, ਪੇਟ ਭਰਾ ਬਹੁ 

ਥਾਂਵ ਰਹਾ ਨਹਿ ਪਾਇ ਕਿਤੇ। 

ਪੂਰ ਲਯੋ ਗਰ ਲੌ! ਉਦਰੰ 

ਤ੍ਰਿਸ਼ਨਾ ਨ ਹਟੈ ਬਹੁ ਤੋਰ ਲਿਤੇ! 

॥੧੪॥ 

ਲਾਲਚ ਕੋ ਕਰਿ ਕੈ ਫਲ ਤੋਰਿ ਕੇ 

ਬਾਂਧ ਸੁ ਪੱਲੇ" ਕੇ ਸੰਗ ਲਿਯੇ। 'ਪਾਠਾਂਤੁ:-'ਬਾਂਧ ਸੋ_ਪੱਲੇ” ਦੀ ਥਾਂ ਹੈ-'ਬਾਂਧ 
ਪ੍ਰਵਾਰ। ' ਪੁ ਵਾਰ ਕਪੜਾ, ਚਾਦਰ 

ਬਾਸੁਰ ਏਕ ਅਹਾਰ' ਰਖਾ “ਇਕ ਦਿਨ ਦੇ ਭੋਜਨ ਜੋਗੇ। 

ਤਿਨ ਸ਼੍ਰੀ ਗੁਰ ਤੇ ਚਖ ਚੋਰਿ' ਕਿਯੇ। __'ਅੱਖ ਬਚਾ ਕੇ ਚੋਰੀ ਰੱਖੇ। 

ਭੂਖ ਲਗੀ ਜਬ ਹੀ ਅਗਲੇ ਦਿਨ 

ਤੂਸ਼ਨਿ ਹੀ! ਤਬ ਕਾਢਿ ਖਏ। 'ਚੁੱਪ ਕੀਤਿਆਂ। 

ਖਾਵਤਿ ਬਯਾਕੁਲ ਹੋਇ ਗਯੋ 

ਮੁਖ “ਹਾਇ” ਪੁਕਾਰਤਿ “ਹਾਇ” 'ਕਰਕੇ। 

ਕਿਯੇ!' ॥੧੫॥ 

ਪਰਿ ਕੈ ਧਰਤੀ ਪਰ ਪਾਇ ਪਸਾਰ 

ਪੁਕਾਰਤਿ, ਆਰਤ' ਭਾ ਮਰਦਾਨਾ। /ਦੁਖੀ। 

ਕਬਿ ਪੌਢਤਿ' ਦਾਬਤਿ ਹੈ ਉਦਰੰ? ਪੈ ਜਾਂਦਾ ਹੈ। “ਪੇਟ ਨੂੰ। 

ਕਬਿ ਬੈਠਤਿ ਐੱਠ! ਅਮੈਡਤਿ ਘ੍ਰਾਨਾ:। _'ਆਕੜ ਕੇ। 'ਨੌਕ ਚੜ੍ਹਾਉਂਦਾ ਹੈ। 

ਨਿਜ ਕਾਰ! ਕਰੀ, ਤਰਪਾ ਕਰਿ ਕੈ? /ਅਪਨੀ (ਚੋਰੀ ਵਾਲੀ) ਕਾਰ। “ਸ਼ਰਮ ਦੇ ਮਾਰੇ। 

ਉਚਰੈ ਨ ਗੁਰੂ ਢਿਗ ਬੈਨ ਅਯਾਨਾ। 

ਉਰ ਭੂਰ ਬਿਸੂਰਤਿ ਬਯਾਕੁਲ ਹੋਵਤਿ 

ਯੋੱ` ਦੁਖ ਪਾਇ ਪਰਯੋ ਤਿਹ _ਥਾਨਾ 

॥੧੬॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਿੱਖਨ ਕੇ ਸੁਖਦਾ ਚਖਿ' ਦੇਖਿ 
ਦੁਖਾਤਰੁ ਹੈ ਬਪੁਖੰ! ਮਰਦਾਨਾ। 
ਆਨਨ ਤੇ ਸਮਿਤਾ! ਕਰੁਨਾਨਿਧਿ 
ਤਾਂਹਿ ਕੇ ਸੰਗ ਸੁ ਵਾਕ ਬਖਾਨਾ। 
“ਲਾਲਚ ਕੋ ਕਰਿ ਪਾਸ ਰਖੇ ਤੁਹਿ 
ਬੂਝ ਨ ਮੋਹਿ ਲਿਯੋ ਤਿਹ ਥਾਨਾ। 
ਤੌ ਦੁਖ ਪਾਵਤਿ ਹੋ ਇਤਨੋ 

ਮੁਝ _ਬੂਝਹਿਂ! ਜੇ, _ਨਹਿਂ ਦੂਖ 
ਸੁਜਾਨਾ!2' ॥੧੭॥ 

-ਜਾਨਿ ਸਤੇਯ ਲਈ ਮਮ ਜੋ ਕਰਿ- 
ਯੋ ਹਿਰਦੇ ਲਖਿ' ਬੈਨ ਉਚਾਰੇ। 


“ਹੋਂ ਅਨਜਾਨਪਨਾ ਮਨ ਮਾਨਾਂ 

ਨ ਚੀਨਤਿ ਭੇਦ ਚਰਿੱਤੁ ਤੁਮਾਰੇ। 
ਪੂਰਬ ਸੇ! ਲਖਿ ਖਾਇ ਲਏ 

ਜਿਨ ਖਾਵਤਿ ਦੇਹਿ ਭਈ ਦੁਖਿਯਾਰੇ। 
ਤੋਰਿ'' ਰਖੇ ਤੁਮ ਚੋਰੀ? ਦੁਰਾਇ ਕੈ” 


ਹੇਤ ਛੁਧਾ ਇਕ _ਦਯੋਸ ਅਹਾਰੇ ? 
॥੧੮॥ 

ਔਰ ਖਰੋ ਤਹਿ ਨੌਰ ਵਿਖੈ 

ਅਰਕੰ' ਫਲ ਫੂਲਨ ਸੋ' ਗੁਰੁ ਚੀਨੋ”। 
ਤੋਰਤਿ ਭੇ ਫਲ ਆਪਨ ਹਾਥਨ 

ਪੀਰ ਮਿਟਾਵਨ ਕੋ ਤਿਹ ਦੀਨੋ। 
ਪਾਵਤਿ' ਹੀ ਮੁਖ, ਭਾ ਬਪੁਖੰ' ਸੁਖ 
ਖੈ ਦੁਖ ਤੇ!, ਹਰਖਯੋ ਲਖਿ ਲੀਨੋ। 
ਬੰਦ ਉਭੈ ਕਰ, ਭਾਖ ਬਿਨੈ ਬਰ 
ਬੰਦਨ ਕੋ__ਕਰਿ, ਹੋਤਿ ਅਧੀਨੋ! 
॥੧੯॥ 

ਯਾ ਬਿਧਿ ਸੋਂ ਕਰਿ ਅੱਗ ਚਲੇ 

ਗੁਰ ਹਾਸ ਬਿਲਾਸ ਕੇ ਵਾਕ ਉਚਾਰੈ'। 
ਮਾਰਗ ਜਾਤਿ, ਉਭੈ ਪਸ਼ਚਾਤ? 


750 





ਜੇ ਪੁਛ ਲੈਂਦੋ। “ਦੁਖ ਨਾਂ ਹੁੰਦਾ, ਹੇ ਸੁਜਾਨ। 


ਮਰਦਾਨੇ ਨੇ ਲਖਕੇ ਕਿ ਜੋ ਚੋਰੀ ਮੈ” ਕੀਤੀ 
ਇਨ੍ਹਾਂ ਨੇ ਜਾਣ ਲਈ ਹੈ। [ਸੰਸ. ਸੇਯ ਚੋਰੀ]। 
'ਮਨ ਵਿਖੇ ਮੰਨਿਆਂ। 


!ਪਹਿਲੇ। “ਵਰਗੇ। 


'ਤੋੜ। _“ਤੁਹਾਥੋ' ਚੋਰੀ _ਰਖੇ। _'ਛਪਾਇਕੇ। 


"ਪਾਠਾਂਤੂ:-ਤੀਰ ਕੋਮਲ। 


!ਸਰੀਰ। "ਪਾ:-ਖਾਵਤ। 
ਦੁਖ ਦੂਰ ਹੋ ਜਾਣ ਤੇ। 


'ਨਿੰਮੁਤਾ ਕਰਦਾ ਹੈ। 


ਭਾਵ ਗੁਰੂ ਜੀ। “ਭਾਵ ਅਸੀਂ ਦੋਵੇ' ਪਿੱਛੇ ਪਿੱਛੇ 
ਜਾਂਦੇ ਸਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ ਹੋ 


ਸੁਨੈ' ਸ਼ੁਭ ਬਾਤ ਸੰਦੇਹ ਨਿਵਾਰੈ'। 

ਮੰਦਹਿਂ ਮੰਦ ਚਲੈ' ਗਤਿ" ਪੰਧ? 

ਅਨੰਦ ਭਏ ਪੁਰਿ ਗ੍ਰਾਮ ਨਿਹਾਰੈ। 

ਦੇ ਉਪਦੇਸ਼ ਕਿਤੇ ਨਰ ਤਾਰੈ' ॥੨੦॥ 

ਕਾਵਰੁ' ਦੇਸ਼ ਕਿਯੋ ਪਰਵੇਸ਼ 'ਕਾਮਰੂਪ, ਆਸਾਮ ਦੇਸ਼ ਵਿਚ ਹੈ। 

ਭਲੇ ਦਰਵੇਸ਼, ਕੋ ਬੇਸ! ਬਨਾਏ। /ਭੇਸ। ਤੰਬੂਲ ਪਾਨ। 

(ਕਾਵਰੂ ਦੇਸ਼) 

ਮੰਤ੍ਨ ਜੰਤੁਨ ਤੰਤੂਨ ਕੀ ਨਿਧਿ 

ਜੋਰ ਸੀਮੰਤਨਿ”' ਕੋ ਜਿਹ ਥਾਏ। ।ਇਸਤ੍ਰੀਆਂ ਦਾ। [ਸੰਸ. ਸੀਮੰਤਿਨੀ ਇਸਤ੍ਰੀ। 
ਫਾ: ਸੀਮੀਂ ਤਨ।][ਂਪਾਠਾਂਤ੍-ਸੀ ਮੰਤੂਨ ਸ਼ੀ 
ਦੇਵੀ ਦੀ ਉਧਰ ਪੂਜਾ ਹੁੰਦੀ ਸੀ। 





ਆਇ ਗਯੋ ਢਿਗ ਹੀ ਨਗਰਾ 

ਗੁਰੁ ਬੈਸ ਗਏ ਤਰੁ ਕੀ ਇਕ! ਛਾਏ। _ 'ਇਕ ਬ੍ਰਿੱਛ ਦੀ। 
ਬੀਤ ਮਹੂਰਤ ਏਕ ਗਯੋ” 

ਮਰਦਾਨੇ _ਤੰਬੈ ਮੁਖ ਵਾਕ ਅਲਾਏ 

॥੨੧॥ 

“ਹੇ ਪੂਭੁ ਜੀ” ਇਹ ਸੁੱਦਰ ਦੇਸ਼ 

ਤਰੋਵਰ ਭਾਂਤਿ ਅਨੇਕ ਖਰੇ। 

ਪੁੰਗ, ਤੰਬੂਲਨ' ਤਾਲ, ਤਮਾਲ /ਪੂੰਗ ਸਪਾਰੀ। 
ਬਿਸਾਲ ਭਲੇ ਦਲ ਸੋਹੈ” ਹਰੇ।' 'ਸਾਵੇ। 

ਸਾਖ ਝੁਕੀ ਫਲ ਪੀਨਨ' ਸੋੱ ਐਟੇ। 

ਕਦਲੀ! ਕੇ ਬਗੀਚਨ ਬ੍ਰਿੰਦ ਜਰੇ।? 'ਕੇਲੇ। “ਬਹੁਤ ਲਗੇ ਹਨ। 
ਜੇ ਨਰ ਨਾਰਿ ਸਰੀਰ ਮੈੱ'`ਚੀਰਨਾ 'ਬਸਤੁ। 

ਆਨ ਹੀ ਰੀਤਿ ਸੋ ਤਾਂਹਿ ਧਰੇ! 'ਹੋਰ ਹੀ ਰੀਤ ਦੇ ਪਾਏ ਹੋਏ ਹਨ। 
॥੨੨॥ 

ਹੇਰਿ ਅਹਾਰ ਕਰੋ ਕਿਹ' ਥਾਨਾ। 

ਭੂਰ ਛੁਧਾ ਮੁਝ ਲਾਗ ਰਹੀ 

ਨਹਿਂ ਕੂਰ ਕਹੋ ਤੁਮਰੇ ਅਗੁਵਾਨਾ'। ” 

ਸ਼ੀ ਮੁਖਵਾਕ ਕਹੇ ਤਿਹ ਸੋ 

“ਨਹਿੰ ਜਾਵਹੁ ਯਾ ਪੁਰਿ ਮੈ' ਮਰਦਾਨਾ ! 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਾਨਿ ਰਿਦੇ ਦੁਖਦਾਨ' ਸਥਾਨ 

ਨ ਲਾਯਕ ਜਾਨਿ ਕੇ, ਮਾਨ ਸੁਜਾਨਾ' 
॥੨੩॥ 

“ਪੁਰਿ ਤੇ ਬਰਜੋ!' ਡਰ ਦੇ ਉਰ ਕੋ? ਮੁਝ 


ਨ ਬਰ! ਆਪ ਕਹੂੰ ਕਛੁ ਖ੍ਹਾਹਾ”। 


ਕਰ ਆਇ ਅਹਾਰ ਨ ਹੇ ਕਰੁਨਾਕਰ ! 
ਕਯੋ` ਕਰਿ ਬਾਹਰ' ਮੇ? ਨਿਰਬਾਹਾ?। ? 
ਬਿਨ ਭੋਜਨ ਤੇ ਤਨ ਹਾਨਿ' ਬਨੇ 

ਹਠ ਕੌ ਲਗ ਹੋ` ਕਰਿਹੋਂ ਮਨ ਮਾਂਹਾ? 
ਅਬ ਦੇਹੁ ਰਜਾਇ ਕੋ ਜਾਇ ਕੈ ਜਾਇ 
ਕਾ 

ਖਾਇ ਅਘਾਇ ਅਵੋ ਤੁਮ ਪਾਹਾ”'? 
॥੨੪॥ 

ਨਾਨਕ' ਤਾਂ! ਮਨ ਕੀ ਮਨ ਜਾਨਿ? 


ਸੁ ਆਨਨ ਬੈਨ ਭਨੇ ਮੁਸਕਾਨੇ। 

“ਧੀਰ ਸਰੀਰ ਧਰੈ' ਨਹਿ ਤੂੰ 

ਪੁਰਿ ਮੈ ਬਰ ਹੇਰਹੁ ਜਾ ਮਰਦਾਨੇ। 
ਤੋ ਉਰ ਹੇਰਨ ਚਾਹਿ ਰਹੈ ਨਹਿੰ 

ਖਾਹੁ ਅਹਾਰ ਅਹੈ ਲਲਚਾਨੇ। ? 

ਸ਼ਰੋਨਨ ਯੌ ਸੁਨਿ ਕੀਨਿ ਪਯਾਨ 
ਅਜਾਨ! ਨ ਜਾਨੀ ਜੁ ਬੈਨ ਬਖਾਨੇ 
॥੨੫॥ 

ਪੁਰਿ ਮੈ ਬਰਿ ਕੈ! ਉਰ ਮੈ ਹਰਖਾ 
ਬਰ“ 

ਹੇਰਤਿ ਨਾਰਿਨ ਰੂਪ ਅਪਾਰੈ'। 


ਤਰੁ ਪਾਤਰ ਮੂਲ ਉਖਾਰਨ ਕੋ! 


ਕਰਨੀ ਸੀ! ਅਹੈ' ਬਿਭਚਾਰ ਬਿਹਾਰੈ।? 


752 





'ਦੁਖਦਾਈ। 
/ਹੇ ਸੁਜਾਨ ਤੂੰ ਮੰਨ। 


'ਸ਼ਹਿਰ ਜਾਣ ਤੋ” (ਮੈਨੂੰ) ਰੋਕਦੇ ਹੋ। “ਦਿਲ ਵਿਚ 
ਭੈ ਦੇ ਕੇ। 
'ਵੜਕੇ। ਨਾ ਆਪ (ਸ਼ਹਿਰ) ਵੜਕੇ ਕਿਤੋ” ਕੁਛ 
ਖਾਂਦੇ ਹੋ। 


'ਜੰਗਲ ਵਿਚ। “ਮੇਰਾ। “ਨਿਰਬਾਹ ਹੋਵੇ। 
'ਨਾਸ਼। 


ਕਿਸੇ ਥਾਵੇ' ਜਾਕੇ। 


'ਪਾਸ। 'ਪਾ:-'ਅਬ ਦੇਹੁ ਰਜਾਇ ਕੋ ਜਾਇ ਕੈ 
ਖਾਇ ਅਘਾਇ ਅਵੋ' ਤੁਮ ਪਾਹਾ?- 


'ਤਿਸਦੇ। “ਆਪਣੇ ਮਨ ਵਿਖੇ ਜਾਣਕੇ। 'ਕਿਤੇ- 
ਗੁਰ ਨਾਨਕ-ਪਾਠ ਬੀ ਹੈ। 


'ਅਜਾਨ ਨੇ। 
'ਵੜਕੇ। “ਸ੍ਰੇਸ਼ਟ (ਮਰਦਾਨਾ)। 


ਮਰਦਾਨਾ ਕੀ) ਦੇਖਦਾ ਹੈ ਕਿ (ਉਸ ਸ਼ਹਿਰ 
ਵਿਚ ਸੁਹਣੀਆਂ ਰੂਪਵਾਨ ਨਾਰੀਆਂ ਅਪਾਰ ਹਨ। 
ਜੋ (ਕਰਨੀ ਦੇ) ਬ੍ਰਿੱਛ ਨੂੰ ਪਤੇ ਜੜ੍ਹ (ਸਮੇਤ) 
ਉਖੇੜਨ ਨੂੰ। 

'ਹਥਣੀ ਵਤ ਹਨ, -ਕਰਨੀ-ਸ਼ਲੇਖ ਹੈ, ਸ਼ੁਭ 
ਕਰਨੀ ਰੂਪੀ ਬ੍ਰਿੱਛ ਨੂੰ, ਕਰਨੀ ਹਥਣੀ ਵਤ। 
“ਵਿਹਾਰ ਹੈ ਜਿਨ੍ਹਾਂ ਦਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 753 


ਸਿਰ ਬਾਰ! ਸਵਾਰਿ ਕੈ ਅੰਜਨ” ਡਾਰਿ 
ਸ਼ਿੰਗਾਰ ਸੁਧਾਰਿ, ਕਟਾਛ' ਨਿਹਾਰੈ'। 
ਨਰ ਜੋ ਪਰਦੇਸੀ ਕਰੈ ਪਰਵੇਸ਼ 

ਬਸੀ ਕਰਿ ਲੇਤਿ ਹੈ” ਮੰਤ੍ਰ ਉਚਾਰੈ _'ਵੱਸ ਕਰ ਲੈਂਦੀਆਂ ਹਨ। 





'ਸਿਰ ਦੇ ਵਾਲ। “ਸੁਰਮਾ। 
'ਮਟੱਕੇ ਨਾਲ। 


॥੨੬॥ 

ਦਹਰਾ : 

ਰਮਤ! ਪੁਰਖ ਸੋ ਥਕਤਿ ਨਹਿ 
ਅਸ ਕੁਲਟਾ' ਤਹਿ ਨਾਰ। 
ਪਤਿ ਕੋ ਰਾਖਹਿੰ ਸਬਸਿ' ਕਰਿ 
ਆਪ ਕਰੈ ਬਿਭਚਾਰ' ॥੨੭॥ 


ਰਮਦੀਆਂ। 


/ਭੈੜੀਆਂ ਐਸੀਆਂ ਹਨ। 
।ਆਪਣੇ ਵੱਸ ਵਿੱਚ, ਸੂਬਸ। 
/ਭੈੜੇ ਕੰਮ। 


ਕਬਿੱਤ: 

ਤਬ ਗਯੋ ਏਕ ਥਾਨ ਹਿਤ ਲੇਨਿ ਕੇ 'ਭੋਜਨ। 

ਅਹਾਰਿਆ'। 

ਬੈਸੀ ਚਾਰੂ! ਨਾਰਿ, ਚਾਰੂ ਨੈਨ ਸੋੱ_ 'ਸੁੰਦਰ। “ਇਸ (ਮਰਦਾਨੇ ਨੂੰ)। 
ਨਿਹਾਰਿ ਇਸ? 

ਬਚਨ ਪਰਸਪਰ ਬਿਬਿਧ' ਉਚਾਰਿਆ। _ 'ਕਈ ਪੁਕਾਰ ਦੇ। 

ਏਕ ਕਹੈ “ਮੇਰੋ ਇਹ”, ਦੂਜੀ ਕਹੈ 'ਮੇਰਾ। 

“ਮੀਤ ਮੋਹਿ? 

ਤੀਜੀ ਕਹੈ “ਪੂਰਬ! ਮੈਂ ਤੁਮ ਤੇ 'ਤੇਰੇ ਤੋਂ ਪਹਿਲਾਂ। 

ਨਿਹਾਰਿਆ। 

ਚੌਥੀ ਉਠਿ ਤਾਤਕਾਲ ਤੰਤੁ! ਗੇਰਿ£ 'ਧਾਗਾ। “ਪਾ ਕੇ। “ਗਿੱਚੀ। 

ਲੀਨੋ ਕਰਿ ਮੇਢਾ', ਦਾਮ ਦੀਨ ਗਰ 'ਛੱਤ੍ਰਾ। `ਤੇ ਰੱਸੀ ਗਲ ਵਿਚ ਪਾ ਦਿੱਤੀ। 
ਡਾਰਿਆ” ॥੨੮॥ 


ਮਨੁੱਖਾ ਦੇਹ। 


/ਛੱਤ੍ਰਾ ਰੂਪ (ਮਰਦਾਨੇ ਨੂੰ ਆਪਣਾ ਆਪ) ਦਿੱਸਣ 
ਲੌਗ ਪਿਆ। 'ਪਾ:-ਮੇਢੇ ਕੇ। 

'ਰੱਸੀ ਦਾ ਬੰਨਣ। 

'ਬੰਨ੍ਹ ਦਿੱਤਾ। “ਕਿੱਲੇ ਨਾਲ। 'ਮਤਾਂ ਭੱਜ ਨ 
ਜਾਏ। 


ਏੱਢਕ' ਰੂਪ ਸੁ ਦੀਸਨ ਲਾਗਾ।' 
(ਮਰਦਾਨੇ ਦਾ ਮੀਢਾ ਬਣਨਾ) 

ਗੂੀਵ ਮੈ' ਗੇਰਿ ਕੈ ਦਾਮਨਿ ਬੰਧਨਾਂ 
ਬਾਂਧ ਦਯੋ! ਕਿਲਕੰ” ਜਿਨ ਭਾਗਾ।” 


ਰੂਪਹਿਂ ਤੇ ਸੁ ਕੁਰੂਪ ਭਯੋ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 754 





ਪੁਨ ਮਾਰਤਿ ਨਾਸਨ ਸੋ ਫੁਰੜਾਗਾ!। __ 'ਫੁਰਾਟੇ। 

ਜਾਨਤਿ ਹੈ ਮਨ ਮੈਂ ਸਭਿ ਹੀ ਸੁਧ 

ਜੋਰ ਚਲੈ ਨਹਿ ਬੰਧ ਜਿ ਤਯਾਗਾ! 'ਬੰਨ੍ਹ ਜੁ ਛੱਡਿਆ ਹੈਸੀ (ਅ) (ਕਿਵੇਂ) ਬੰਧਨ ਜੇ 
॥੨੯॥ ਖੁਲ੍ਹ ਸਕੇ। 

“ਭੂਰ ਬਿਸੂਰਤ ਹੈ ਉਰ ਮੈਂ' 

-ਤਿਯ ਧੂਰਤ! ਕੀਨ ਮੈ ਥੋਂ ਅਨਜਾਨਾ। _'ਮਾਯਾਵੀ ਛਲ। 

"ਅਰਥਾਤ ਦਿਲ ਵਿੱਚ ਫੇਰ ਝੂਰਦਾ ਹੈ ਕਿ ਇਸਤ੍ਰੀਆਂ ਨੇ ਮੈਨੂੰ ਮੂਰਖ ਬਣਾ ਦਿੱਤਾ ਹੈ, ਮੈਂ ਅਨਜਾਣ 
ਸਾਂ, ਭਾਵ ਹੈ, ਇਨ੍ਹਾਂ ਦੀ ਇਸ ਜਾਦੂਗਰੀ ਤੋ' ਮੈਂ ਅਨਜਾਣ ਸਾਂ। 

ਇਸੇ ਤੁਕ ਤੋ ਸਪਸ਼ਟ ਹੋ ਜਾਂਦਾ ਹੈ ਕਿ ਮਰਦਾਨਾ “ਧੂਰਤ ਹੋ ਗਿਆ” ਸੀ। ਧੂਰਤ ਮਾਯਕ ਛਲ ਹੇਠ 
ਆ ਗਿਆ ਸੀ। ਜਿਵੇਂ ਅੱਜ ਕੱਲ ਮੈਸਮਰਿਜ਼ਮ ਕਰਕੇ ਖਿਆਲ ਕਰਨ ਵਾਲਾ, ਜਿਸ ਪਰ ਜੋ ਖਯਾਲ 
ਕਰੇ, ਉਸ ਦੇ ਅੰਦਰ ਭਰ ਦੇਵੇ ਉਹ ਉਹੋ ਕੁਛ ਆਪ ਨੂੰ ਸਮਝਦਾ ਹੈ, ਤਿਵੇਂ ਮਰਦਾਨਾ ਆਪਣੇ 
ਆਪ ਨੂੰ ਮੇਢਾ ਸਮਝਣ ਲੌਗ ਪਿਆ ਸੀ, ਪਰ ਇਹ ਹੋਸ਼ ਸਾਸੁ ਕਿ ਮੈ ਮਰਦਾਨਾ ਸਾਂ; ਮੈਸਮਰਿਕ 
ਪ੍ਰਭਾਵ ਇਹ ਪਿਆ ਕਿ ਨਿਜ ਨੂੰ ਮੇਢੇ ਦੇ ਸਰੀਰ ਵਾਲਾ ਸਮਝਣ ਲਗ ਪਿਆ। ਇਹ ਤਮਾਸ਼ੇ ਅਕਸਰ 
ਲੋਕਾਂ ਨੇ ਦੇਖੇ ਹੋਣਗੇ ਕਿ ਮੈਸਮਰਿਜ਼ਮ ਹੇਠਾਂ ਲੋਕੀ ਕੌੜੀ ਸ਼ੈ ਖਾ ਕੇ ਮਿੱਠੀ ਕਹਿੰਦੇ ਹਨ, ਜੇ ਉਹਨਾਂ 
ਨੂੰ ਪੂ ਖਿਆਲ ਦਿੱਤਾ ਜਾਵੇ ਤਾਂ ਆਪ ਨੂੰ ਪਸ਼ੂ ਮੰਨਦੇ ਹਨ। ਜੇ ਕੁੱਤੇ ਦਾ ਖਿਆਲ ਦਿੱਤਾ ਜਾਵੇ ਤਾਂ 
ਭੌਂਕਣ ਲੌਗ ਜਾਂਦੇ ਹਨ। ਜੇ ਮੱਛੀ ਦਾ ਖਿਆਲ ਦਿੱਤਾ ਜਾਵੇ ਤਾਂ ਤਰਨ ਲਗ ਜਾਂਦੇ ਹਨ। ਏਸੇ ਕਿਸਮ 
ਦੀ ਕਿਸੇ ਵਿਦਯਾ ਦਾ ਸ਼ਿਕਾਰ ਮਰਦਾਨਾ ਹੋ ਗਿਆ ਜਾਪਦਾ ਹੈ। ਜਿਹੜਾ ਬਾਰ ਬਾਰ ਦੇਹ ਪਲਟਣ ਦਾ 
ਜ਼ਿਕਰ ਇਸ ਅਧਯਾਯ ਵਿੱਚ ਹੈ, ਉਸ ਦੀ ਮੁਰਾਦ ਬੀ ਇਹੋ ਹੈ ਕਿ ਮਰਦਾਨਾ ਆਪਣੇ ਆਪ ਨੂੰ ਸੱਚੀਂ 
ਮੁਚੀਂ, ਮੇਢੇ ਦੀ ਦੇਹੀ ਵਾਲਾ ਹੋ ਗਿਆ ਸਮਝਦਾ ਤੇ ਉਹੋ ਕਰਤਬ ਕਰਦਾ ਸੀ ਜਿਹੜੀ ਉਸ ਨੂੰ ਕੁਛ 
ਹੋਸ਼ ਦੀ ਬਾਕੀ ਸੀ, ਸੋ ਉਸ ਦੇ ਅਭਯਾਸੀ ਹੋਣ ਕਰਕੇ ਸੀ, ਜਿਸ ਕਰਕੇ ਉਹ ਮੂਲੋ' ਅਸਲਾ ਨਹੀਂ 
ਸੀ ਭੁੱਲ ਸਕਿਆ। ਕਿਸੇ ਵਿਧੀ ਨਾਲ ਮਰਦਾਨੇ ਦਾ ਮਨ ਮਫਊਲ ਹੋ ਗਿਆ ਜਿਸ ਪਰ ਮੈਸਮਰਿਜ਼ਮ 
ਵਰਗੇ ਕਿਸੇ ਪੁਭਾਵ ਦਾ ਅਸਰ ਪੈ ਗਿਆ, ਇਸ ਦੇ ਵਿਸਥਾਰ ਲਈ ਦੇਖੋ “ਗੁਰ ਨਾਨਕ ਚਮਤਕਾਰ” 
ਵਿੱਚ- “ਨੂਰਸ਼ਾਹ ਨਿਸਤਾਰਾ ਨਾਮ ਵਾਲਾ ਲੇਖ। 

ਨਾਨਕ ਬੈਨ ਨ ਮਾਨੇ ਮਨੋ ਗੁਰੂ ਜੀ ਦੇ ਬਚਨ ਨਾ ਮੰਨੇ ਮਨ ਵਿੱਚ। 

ਦੁਖ ਯਾ ਤੇ ਸਹਾਰਹੁਂ ਆਪਨੇ ਪਾਨਾ!। _'ਆਪਣੇ ਹੱਥੀਂ। 

ਜੌਨ ਹਿਤੁ ਕੋ ਨ ਮਾਨਤਿ ਬੈਨ ਕੋ 

ਪ੍ਰਾਪਤ ਹੂ ਦੁਖ ਮੋਹਿ ਸਮਾਨਾ। ਪ੍ਰਾਪਤ ਹੁੰਦਾ ਹੈ। 

ਦੇਸ਼ ਨਿਕੇਤ ਕਹਾਂ ਹਮਰੋ 

ਕਿਤ ਆਨਿ ਫਸਯੋ ਪਰਦੇਸ਼ ਸਥਾਨਾ 

॥੨੦॥ 

ਕੌਨ ਬਤਾਵਹਿ ਜਾਇ ਅਬੈ ਸੁਧ 

ਆਨਿ ਛੁਡਵਹਿ ਮੋ ਪ੍ਰਭੁ ਜੇਊ। 

ਬੋਲਨ ਕੀ ਸ਼ਕਤੀ ਨ ਰਹੀ ਮੁਝ 

ਬੈਨ ਪੁਕਾਰ ਕਹੋ” ਬਿਧਿ ਕੇਊ।' 

ਕੈਸੇ ਛੁਟੋਂ- ਚਿਤ ਬੀਚ ਬਿਚਾਰਤਿ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ ੬ 


ਆਤੁਰਤਾ! ਉਰ ਧਾਰਤਿ ਏਉ”। 'ਦੁੱਖ। “ਇਸ ਤਰ੍ਹਾਂ। 
-ਜਾਨਤਿ ਜੋ ਸਭਿ ਕੇ ਘਟ ਅੰਤਰ 

ਤੌ ਅਬ ਸ਼੍ਰੀ ਪੁਭੁ _ਆਨਿ ਛੁਟੇਊ- 

॥੩੧॥ 

ਦੋਹਰਾ: 

ਇਹ ਬਿਧਿ ਉਰ ਮਹਿਂ ਧਾਰਿ ਕੈ, 
ਦਹਿਦਿਸ਼ ਸੋ ਦ੍ਰਿਗਦੀਨਾ। 

ਆਵਨ ਗੁਰ ਕੋ ਹੇਰਈ, ਪ੍ਰੇਮ ਚਰਨ ਕੋ 

ਕੀਨ ॥੩੨॥ 





ਸ੍ਰੈਯਾ: 

ਦੋਇ ਮਹੂਰਤ ਬੀਤ ਗਏ ਜਬ 

ਸ਼ੀ ਗੁਰੁ ਬੈਨ ਕਹੇ" “ਸੁਨਿ ਬਾਲਾ। 

ਉਠਿ ਠਾਂਢ ਭਏ ਸੁਖਦਾ ਤਤਕਾਲਾ। 

“ਹੈ ਕਿਹ' ਥਾਨ? ਚਲੇ ਕਿਵ ਆਪ? _ 'ਕਿਉਂ। 

ਬਤਾਵਹੁ ? ਬੁਝੇ ਮੈਂ! ਐਸ ਕ੍ਰਿਪਾਲਾਂ। _ ਮੈਂ ਪੁੱਛਿਆ। 'ਪਾ:-ਦੀਨ ਦਯਾਲਾ। 
“ਏੱਂਢਕ' ਕੀਨ, ਭਯੋ ਮਨ ਦੀਨ ਛੱਤ੍ਰਾ। 

ਕੁਮੰਤੁਨ ਸੋ ਤਿਨ ਬੰਧਨ _ਘਾਲਾ! ” 'ਫਾਹੀਆਂ ਵਿੱਚ ਪਾ ਦਿੱਤਾ। 
॥੩੩॥ 

ਮਰਹਰੀ ਛੰਦ: 

ਭਨਿ ਹੀ ਬਚ ਬਾਲਾ “ਇਉ” ਤਿਹ 

ਨਾਲਾ 

ਚਹਿਯੇ, ਸੁਨਹੁ ਕ੍ਰਿਪਾਲਾਂ। 

"ਪੰਜ ਪੋਥੀਆਂ ਵਿੱਚ ਪਾਠ-ਕ੍ਰਿਪਾਲਾ ਤੇ ਤਤਕਾਲਾ ਹੈ, ਪਰੰਤੂ ਮਰਹਰੀ ਛੰਦ ਦਾ ਅੰਤ ਲਘੁ ਚਾਹੀਦਾ 
ਹੈ। ਇਸ ਕਰਕੇ ਸ਼ੁਦ ਪਾਠ-ਕ੍ਰਿਪਾਲ ਤੇ-ਤਤਕਾਲ ਹੈ। ਇਕ ਪੁਰਾਤਨ ਨੁਸਖੇ ਵਿੱਚ ਪਾਠ-ਕ੍ਰਿਪਾਲ- 
ਤੇ ਤਤਕਾਲ-ਬੀ ਮਿਲਿਆ ਹੈ। 

ਤਬ ਤੁਮਨੈ ਹਟਕਯੋ ਮੰਨ ਨ ਅਟਕਯੋ 

ਸਟਕਯੋ! ਪੁਰਿ ਤਤਕਾਲ। 'ਚਲਾ ਗਿਆ। 

ਕੋ ਚਿਰ ਦੁਖ ਦੀਜੈ, ਮੋਖ ਨ ਕੀਜੈ! 'ਛੁਡਾਓ ਨ। 
ਜਾਨਹਿ ਤਬ ਮਨ ਮਾਂਹਿ। 

ਬਹੁਰ ਨ ਬਚ ਹੋਰਹਿ ਕਹੋ ਸੁ ਲੋਰਹਿ' _'ਜੋ ਕਹੋਗੇ ਓਹੀ ਕਰਨਾ ਲੋੜੇਗਾ। 
ਆਇ ਸੇਮੁਖੀ' ਤਾਂਹਿ` ॥੩੪॥ 'ਅਕਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਸੁਨਿਯੇ ਸ਼ੂਤ ਬਾਲਾ', ਬੁੱਧਿ ਬਿਸਾਲਾ! 
ਸੰਗ ਲਏ ਕੀ ਲਾਜ। 

ਬਹੁ ਭੂਖ ਸੁਭਾਊ ਧੀਰ ਨਸਾਊ 
ਪੁਨ ਤਿਹ ਸੋ ਹਮ ਕਾਜ। 

ਸਿਮਰਨ ਮਮ ਕਰਤਾ ਅਬ ਉਰ ਡਰਤਾ 
ਚਲਹੁ ਛੁਟਵਾਹਿਂ ਤਾਸਾਂ। ” 

ਇਉਂ ਕਹਿ ਗੁਰੁ ਪੂਰਨ ਗਵਨੇ ਤੂਰਨ 
ਦੁਖ ਭੰਜਨ ਨਿਜ ਦਾਸ ॥੩੫॥ 
ਕਬਿੱਤ: 

ਮੋ ਕੋ ਲੀਨੋਂ ਸੰਗ ਅਰਬਿੰਦ ਨੈਨ ਗਏ 
ਤਹਾਂ 

ਏੱਢਕ! ਕੋ ਰੂਪ ਮਰਦਾਨਾ ਜਹਾਂ 
ਬੈਸਿਯਾ। 


ਸੁੱਦਰ ਸਰੀਰ ਚੀਰ! ਸਜੇ ਸ਼ੁਭ ਬੇਸਿਯਾ? 
॥੩੬॥ 

ਕਾਮਨੀ ਜੇ ਕਾਮ ਰਤਿ ਭੋਗ ਅਭਿਲਾਖਾ 
ਉਰ 

ਹੇਰਿ ਕਰਿ! ਧਾਮ ਦਰ? ਚਾਮਲੀ 


ਅਪਾਰ ਹੀ। 

ਹੁਤੀ ਚਾਰ ਬੈਠੀ ਤਹਾਂ, ਦੋਇ ਉਠਿ ਦੌਰ 
ਆਈ 

ਤੰਤਾ ਲੀਏ ਹਾਥ, ਮੰਤ” ਮੁਖ ਤੇ 


756 





'ਕੰਨ ਦੇਕੇ ਸੁਣ। 


'ਫੁਰਾਟਾ ਮਾਰਕੇ। ੨ਰਾਂ ਨਾਲ ਪ੍ਰਿਥਵੀ ਨੂੰ ਪੁੱਟਣ 
ਲਗਾ। 'ਪਾਠਾਂਤੂ-ਫੁਰਰਾਏ। 


/ਭੈ' ਭੈ'। 
/ਨੇਤ੍ਰਾਂ ਨਾਲ ਦੇਖਕੇ ਖਿੜ ਰਿਹਾ ਹੈ। 'ਗ਼ੁਰੂ ਜੀ ਦੇ 
ਕਮਲ ਮੁਖ ਨੂੰ। [ਸੰਸ. ਕੁਸ਼ੇਸ਼ਜ ਕਮਲ॥। 


'ਖੜੇ। 


/ਬਸਤਰ। 'ਗੁਰੂ ਜੀ ਦੇ। 


'ਗੁਰੂ ਜੀ ਨੂੰ ਤੱਕਕੇ। “ਘਰ ਦੇ ਬੂਹੇ ਵਿੱਚੋਂ। 
ਖੁਸ਼ ਹੋਈ ਆਂ। 


'ਧਾਗਾ। “ਮੰਤੁ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 757 


ਉਚਾਰਹੀ। 

ਲੋਚਨ ਨਚਾਇ, ਹਾਵ ਭਾਵ ਦਿਖਰਾਇ 
ਕਰਿ 

ਮੁੱਖ ਮੁਸਕਾਇ ਉਰ ਹਰਖ ਸੁ ਧਾਰਿ 
ਹੀ।! 

ਮੇਰੇ ਗਰ ਤੰਤ ਜਬ ਡਾਰਨ ਲਗੀ ਹੈ 
ਇਕ 

ਭਈ ਤਤਕਾਲ! ਮੀਢੀ? ਕੁਲਟਾ ਕੁਨਾਰਿ 
ਹੀ ॥੩੭॥ 





'ਹੰਭਲਾ ਮਾਰਕੇ। “ਧਾਗਾ। 
ਕੁੱਤੀ। 
'ਪੂਰਨ ਪੁਰਖਾਂ ਦੀ ਅਵੱਗਯਾ ਦੁਖ ਦੇੱਦੀ ਹੈ। 


'ਭੱਜਕੇ। “ਵੜੀ। 
'ਕਿੱਲੇ। “ਭਾਵ ਮਰਦਾਨਾ। 


॥੩੮॥ 

ਕਬਿੱਤ: 

ਬੋਲੇ ਤਬ ਨਾਨਕ ਜੀ “ਜਾਹੁ ਅਬ ਬਾਲਾ 
ਤੁਮ 

ਕੰਠ ਮਰਦਾਨੇ ਕੇ ਤੇ ਤੋਰ ਡਾਰੁ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 758 


“ਵਡੀ ਜੋ ਬਲਾਈ' ਤਿਨ ਮਾਂਹਿ ਲੀਏ 'ਵਡੀਆਂ ਬਲਾਵਾਂ ਵਿੱਚ। 'ਮੈਨੂੰ ਲਈ ਫਿਰਦੇ ਹੋ। 
ਬਿਹਰਤਿ? 

ਸੂਧੋ ਮਨ ਮੇਰੋ!, ਹੋਂ ਸੁ ਜਾਨੋ ਛੰਦ ਬੰਦ 'ਮੇਰਾ ਮਨ ਸਿੱਧਾ ਹੈ। ' ਵਲ ਛਲ ਜਾਣਦਾ 
ਨ?” ॥੩੯॥ ਨਹੀਂ। 

ਨਾਨਕ ਬਖਾਨਾ “ਸੁਨਿ ਕਾਨ ਮਰਦਾਨਾ ! 

ਨਹਿੰ ਬੈਨ ਮਮ ਮਾਨਾ, ਤੁਮ ਕਰੀ ਮਨ 'ਮਨ ਮਰਜ਼ੀ। 

ਭਾਈਆ!। ? 

ਭਨਤਿ ਪਰਸਪਰ ਐਸੇ ਈ ਬਚਨ ਗੁਰੂ 

ਤਾਂਹਿ ਕਾਲ ਵਿਖੇ ਕੰਤ ਅੰਗਨਾ!' ਕੇ "ਇਸਤ੍ਰੀਆਂ ਦੇ ਪਤੀ। 

ਆਈਆ। 

ਦੌਰ ਕਰਿ ਕੂਕਰੀ ਔ ਮੀਢੀ ਗਈ ਪਤਿ 

ਪਾਸ 

ਗੁਰੁ ਦਿਸ਼ ਹੋਇ ਬਾਰ ਬਾਰ! ਤਾਂ? 'ਗੁਰੂ ਜੀ ਦੀ ਵਲ ਇਸ਼ਾਰੇ ਕਰਕੇ ਵਾਰ ਵਾਰ। 
= “ਭਾਵ ਪਤੀਆਂ ਨੂੰ। 





/ਪੂਛਾਂ ਹਲਾਕੇ। “ਫੁਰਾਟੇ ਮਾਰ ਕੇ। 


'ਬੜੇ। 


'ਟੂਣਾਂ। “ਪੁੱਠਾ ਪਿਆ। 


/'ਭਾਵ ਕਿਤੇ ਗੁਰੂ ਜੀ ਚਲੇ ਨਾ ਜਾਣ। 


ਦੌਰ ਦੋਨੋਂ ਮੇਰੇ ਈ' ਚਰਨ ਗਹੇ ਆਨਿ_'ਤਾਵ ਬਾਲਾ ਜੀ ਦੇ। 
ਕਰਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 759 


ਭਏ ਮਨ _ ਦੀਨ _ ਕੀਨੀ ਬੇਨਤੀ 
ਵਡਾਈਆ ॥੪੧॥ 

ਬੰਦ ਪਾਨੀ! 

ਕੀ।” 





/ਗੁੱਸਾ। 


- ਇਸਤੀਆਂ। “ਕੁਚੀਲ ਹਨ। “ਸੁਭਾਉ ਨੂੰ। 


ਕਾਹਿ ਕੀ ॥੪੨॥ 

ਸ੍ਰੈਯਾ: 

ਮੰਦ ਮਤੀ ਮਨ ਮੂਰਖ ਏ 

ਜਿਨ ਸੰਤਨ ਸੋ ਉਠ ਟਾਮਨ ਕੀਨਾ। 
ਠੌਰ ਕੁਠੌਰ ਨ ਜਾਨਤਿ ਹੈ 

ਨਿਤ ਆਤੁਰ ਕਾਮ ਤੇ ਹੋਤਿ ਅਧੀਨਾ। 
ਆਪ ਕਰੋ ਕਰੁਨਾ ਕਰੁਨਾਕਰ ! 

ਤੋ ਸ਼ਰਨਾ ਪਰਨਾ ਹਮ ਲੀਨਾ। 
ਮਾਨਵੀ ਦੇਹਿ ਕਰੋ ਇਨ ਕੀ 

ਬਖਸ਼ੋ ਅਪਰਾਧ ਤੁਮੇ ਪੁਭੁ `ਚੀਨਾ!” 'ਆਪ ਨੂੰ ਹੀ ਅਸਾਂ ਸਵਾਮੀ ਜਾਣਿਆ ਹੈ। 
॥੪੩॥ 

ਗੁਰ ਨਾਨਕ ਆਨਨ ਬੈਨ ਭੁਨੈ' 

“ਗੁਰ ਸਿਖੀ ਮਨਜ਼ੂਰ' ਕਰੋ ਮਨ ਮਾਂਹੀ। 


< < 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਯਾਹੀ!। ” 

ਸਿੱਖ ਸੰਤਨ ਸੇਵਹੁ ਹੋਇ ਭਲੋ ਤੁਮ 
ਗੂੀਵ! ਪਰੈ ਨਹਿ' ਅੰਤਕ” ਫਾਹੀ। ” 
ਸੁਨਿ ਦੀਨ ਭਏ ਭਨਿਹੀ ਮੁਖ ਤੇ 
“ਤੁਮਰੇ ਅਨੁਸਾਰ ਬਿਨਾ ਹਮ ਨਾਂਹੀ” 
॥੪੪॥ 

ਕਬਿੱਤ: 

“ਨਾਰਿ! ਦੁਰਾਚਾਰ?” ਬਿਭਚਾਰਨ ਕੀ 
ਚਾਲ ਜਿਹ 

ਸੋ ਤੋ ਦੁਖ ਦੈਨ ਹੂੰ ਕੇ ਜੋਗ ਮਨ 
ਜਾਨਿਯੇ। 

ਭਏ ਹੋ ਅਧੀਨ ਪੁਨ ਬੇਨਤੀ ਸੋ ਕੀਨ 
ਤੁਮ 

ਯਾਂ ਤੇ ਹੋਇ ਨਾਰ ਤਨ ਇਨਕੇ 
ਪੁਮਾਨਿਯੇ। ” 

ਐਸੇ ਹੀ ਭਨਤਿ! ਭਈ ਦੇਹ ਤਿਨ 
ਪੂਰਬ ਸੀ 

ਹੇਰਿ ਗੁਰ ਰੂਪ ਪੁਨ ਮਨ ਪਛੁਤਾਨਿਯੇ। 
ਕਰੁਨਾ ਕੇ ਐਨ ਰਹੇ ਤਹਾਂ ਭਈ ਰੈਨ 
ਜਬ 

ਕੀਨੀ ਸੁਖ ਸੈਨ, ਜਾਂ ਕੋ ਭੈ ਨ ਕਿਤ 


ਤਿਨ ਆਨਵ' ਭੇਟ ਰਿਦੇ ਅਨੁਰਾਗੇ'। 


ਪਗ ਪਾਹੁਲ ਦੀਨਿ ਕ੍ਰਿਤਾਰਥ ਕੀਨਿ 
ਭਏ ਅਘ ਹੀਨ ਵਡੇ ਵਡਭਾਗੇ। 
ਧੁਮਸਾਲ ਬਿਸਾਲ ਰਚੀ! ਤਿਹ' ਕਾਲ 


760 





ਗਲ ਵਿਚ। “ਯਮ ਦੀ। 


“ਇਹ ਨਾਰਾਂ। ?ਖੋਟੀਆਂ। 


'ਗੁਰੂ ਜੀ ਦੇ ਐਉ' ਕਹਿੰਦਿਆਂ ਹੀ। 


'ਸਵੇਰ ਹੋਈ। “ਸੰਖ ਨੇ। "ਪਾਠਾਂਤ੍ਰ:-ਕੁੰਤ ਕੁਕੜ, 
ਕੁਕ੍ਹਟ ਦਾ ਅਪਿਭੂੰਸ਼। 

!ਰਾਤ। “ਬੀਤੀ। 

'ਜਾਣਕੇ। 

'ਲਿਆਏ। 'ਪਾ:-ਮਿਲ ਮਾਨਵ ਜਾਨਹਿੰ ਭੇਵਨ ਕੋ 
ਤਿਨ ਆਨਵ ਭੇਟ ਹੀਯੇ ਅਨੁਰਾਗੇ। 


'ਢਾਕੇ ਤੋ” ਪੰਜੁ ਕੁ ਮੀਲ ਅਗੇ ਧਨਪੁਰ ਗਿਰਾਂ 
ਵਿਚ ਇਹ ਸਾਖੀ ਹੋਈ। ਗੁਰੂ ਨਾਨਕ ਜੀ ਦਾ 
ਦਿੱਤਾ ਬਰਛਾ ਉਨ੍ਹਾਂ ਪਾਸ ਯਾਦਗਾਰ ਹੈ। (ਦੇਖੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 761 





ਖਾ: ਤਵਾ: ਪੰਨਾ ੧੭੯)। 
ਦਯਾਲ' ਕੀ ਕੀਰਤਿ ਮੈ ਮਤਿ ਪਾਗੈ! 'ਰੰਗੇ ਗਏ। 'ਪਾ:-ਕ੍ਰਿਪਾਲ। 
॥੪੬॥ 
ਦਿਨ ਪੰਚ ਰਹੇ ਅਘ ਓਘ ਦਹੇ 
ਪੁਨ ਬੈਨ ਕਹੇ “ਹਮ ਜਾਹਿ ਅਗਾਰੀ। ? 
ਕਰ ਜੋਰਿ ਪੁਮਾਨ' ਬਿਨੈ' ਯੌ ਬਖਾਨ 
“ਭਈ ਇਹ ਥਾਨ ਮਯਾ ਸੁ ਤੁਮਾਰੀ। 
ਮਤਿਮੰਦਨ ਕੋ ਗਤਿ ਪੰਧ' ਦਯੋ 
ਇਹ ਨੌਰ ਰਹੋ ਦਿਨ ਔਰ ਕਛੂ 
ਸਿਰਮੌਰ ਤੁਹੀਂ ਜਗ ਮੈ” ਗਤਿਕਾਰੀ!? 

॥੪੭॥ 


ਦੁੱਖਾਂ ਦੀ। 'ਪਾ:-ਅਮੰਕਨ ਪਾਪਾਂ ਦੀ। 


ਜਿਸ ਨੂੰ ਤੱਕਕੇ ਤਰ ਜਾਈਏ, ਭਾਵ ਗੁਰੂ ਜੀ 
॥੪੮॥ ਨ। 

ਦੋਹਰਾ: 'ਦੂਸਰੇ। “ਜਗਤ ਦੇ ਈ ਸ਼੍ੂਰ। 

ਅਸ ਪੁਕਾਰ ਕੀ ਸੁਮਤਿ ਦੇ, ਅਨਤ 

ਦੇਸ਼ ਜਗਤੇਸ਼।? 

ਗਵਨੇ ਪੂਰਨ ਕਾਮਨਾ, ਜੋ _ਸ਼ਿਵਨਾਭ 

ਨਰੇਸ਼ ॥੪੯॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਕਵਿਰੂਦੇਸ਼” ਪ੍ਰਸੰਗ ਬਰਨਨੰ ਨਾਮ 
ਛਿਤਾਲੀਸਮੋ` ਅਧਯਾਯ ॥ ੪੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 762 


੪੭. [ਨਖਕਾਂਤ ਮੰਗਲ। ਸੰਗਲਾਦੀਪ। ਰਾਜਾ ਸ਼ਿਵਨਾਭ] 





(ਗੁਰੂ ਜੀ ਸੁੱਕਿਆ ਬਾਗ ਹਰਾ ਕਰਨਾ) ॥ ੧੩॥ 
(ਗੁਰੂ ਜੀ ਦੀ ਪ੍ਰੀਖਿਆ) ॥੧੯॥ 
(ਪਦਮਨੀ ਭੇਜਣੀ) ॥ ੩੭..॥ 

(ਸ਼ਿਵਨਾਭ ਨੇ ਗੁਰੂ ਜੀ ਪਾਸ ਆਉਣਾ) ॥੬੪..॥ 


<< 


ਦਹਰਾ: 

ਸ਼ੀ ਗੁਰ ਪਦ ਨਖ ਕਾਂਤਿ ਜੇ, ਰੁਚਿਰ ਚੰਦ੍ਰਿਕਾ ਮਾਨ। 
ਕਾਂਤਿ=ਸੁੰਦਰਤਾ। ਰੁਚਿਰ=ਰੁਚੀ ਉਪਜਾਉਣ ਵਾਲੀ, ਪਯਾਰੀ ਲੋਗਣ ਵਾਲੀ; ਸੁੰਦਰ। 
ਕਰਿ ਚਕੋਰ ਮਨ ਆਪਨੋ, ਕਹੌ' ਕਥਾ ਗਤਿਦਾਨ ॥੧॥ 
ਚੰਦ੍ਰਿਕਾ=ਚੰਦ ਦਾ ਪ੍ਰਕਾਸ਼, ਚਾਂਦਨੀ। 

ਅਰਥ : 

ਸ਼ੀ ਗੁਰੂ ਜੀ ਦੇ ਚਰਣਾਂ ਦੇ ਨਹੁੰਆਂ ਦੀ ਜੋ ਸੁੰਦਰਤਾ ਹੈ, ਉਹ ਮਾਨੋ ਸੁੰਦਰ ਚਾਂਦਨੀ ਹੈ, (ਮੈਂ) 
ਆਪਣੇ ਮਨ ਨੂੰ (ਉਸ ਦਾ) ਚਕੋਰ ਬਣਾ ਕੇ ਮੁਕਤੀ ਦੇਣ ਹਾਰੀ (ਯਾ, ਮੁਕਤਿ ਦਾਤੇ ਦੀ) ਕਥਾ 
(ਅੱਗੋ ਹੋਰ) ਵਰਣਨ ਕਰਦਾ ਹਾਂ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਅਬ' ਸ਼ੀ ਨਾਨਕ ਕੀਨ ਪਯਾਨਾ। 

ਮੈ ਪੁਨ ਸੰਗਿ ਦੁਤਿਯ ਮਰਦਾਨਾ। 

ਦੇ ਕਰਿ ਕਿਤਿਕ' ਥਾਨ ਉਪਦੇਸ਼ਾ। 

“ਸਿਮਰਹੁ ਸੱਤਿਨਾਮ ਜਗਤੇਸ਼ਾ” ॥੨॥ 

ਗ੍ਰਾਮ ਨਗਰ ਸ਼ੁਭ ਮਗ ਪੁਗਟਾਵਾ। 

ਚਲਤਿ ਚਲਤਿ ਸਾਗਰ ਪੁਨ ਆਵਾ। 

ਜਾਇ ਭਏ ਠਾਂਢੇ ਤਿਹ ਤੀਰਾ'। ਉਸ ਦੇ ਕੰਢੇ। 

ਬੋਲੇ ਸ਼ੂੀ ਮੁਖ ਵਾਕ ਗੰਭੀਰਾ ॥੩॥ 

“ਕਹੁ ਬਾਲਾ ਸਾਗਰ ਅਸਗਾਹਾ। 

ਕਹੂੰ ਨ ਪੱਯਤਿ ਇਹ ਕੋ ਥਾਹਾ।! 'ਭਾਵ ਡੂੰਘਾ ਹੈ। 

ਜਾਣੋ' ਪਾਰ ਚਹਿਤਿ ਹਮ ਮਨ ਮੈ'। 

ਕਿਸ ਪੁਕਾਰ ਗਮਨੈ ਅਬ ਬਨ ਮੈਂ?? 'ਪਾਣੀ ਵਿਚ। 

॥੪॥ 

ਨਿਕਟ ਨ ਕੋ ਅਬ ਆਇ ਜਹਾਜਾ। 

ਜਾਂ ਤੇ ਪਾਰ ਜਾਨ ਹੂ ਕਾਜਾ। 

ਤੂੰ ਸਜਾਨੋ ਕਛੁ ਮਸਲਤ ਦੀਜੈ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 763 


ਜਿਸ ਪੁਕਾਰ ਤੇ ਗਮਨ ਕਰੀਜੈ” ॥੫॥ 
ਸੁਨੀਏ ਸ਼ੀ ਅੰਗਦ ਗਤਿ ਦਾਨੀ। 
ਗੁਰ ਸੋ ਮੈਂ ਬੋਲਯੋ ਅਸ ਬਾਨੀ। 
“ਜੋ ਪਾਹਨ ਲੇ ਔਰ ਡੁਬੰਤੇ। 
ਤੁਮਰੇ ਬਚਨਨ ਤੇ ਸੁ ਤਰੰਤੇ ॥੬॥ 
ਗਰੂਏ! ਗਿਰ” ਸਾਗਰ ਪਰ ਤਾਰੇ। 'ਭਾਰੇ। “ਪਹਾੜ। 
ਮਾਨਵ ਕੀ ਕਯਾ ਗਨਤਿ ਉਚਾਰੇ। 
ਨਾਮ ਲੇਯ ਜੋ ਤੁਮ ਦਿਨ ਰੈਨਾ। 
ਸੋ ਭਉਜਲ ਲੌਘਹਿ ਸੁਖ ਚੈਨਾ ॥੭॥ 
ਇਹ ਸਾਗਰ ਕਯਾ ਤਰਨ ਦੁਹੇਲਾ। 
ਤਾਰਹੁ ਭਉਜਲ ਭੂਰ ਸੁਹੇਲਾ।' 'ਸੁਖੈਨ ਹੀ। 
ਸੁਨਿ ਪੁਸੀਦ ਭੇ ਬਹੁ ਗਤਿ ਦਾਨੀ। 
ਬੋਲੇ ਪਰਮ ਮਨੋਹਰ ਬਾਨੀ ॥੮॥ 
ਸ਼ੀ ਮੁਖਵਾਕ ॥ 
ਖ਼੧ਉਂ `ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ 
ਮੂਰਤਿ ਅਜੂਨੀ ਸੈਭੰ ਗੁਰਪੁਸਾਦਿ ॥ 





ਚੌਪਈ: 

“ਇਹੁ ਸ਼ਲੋਕ ਪਠਿ ਕਰਿ ਮੁਖ ਆਛੇ। 

ਆਵਹੁ ਗਮਨੇ ਹਮਰੇ ਪਾਛੇ। ” 

ਅਸ ਕਹਿ ਸਾਗਰ ਪਰ ਗੁਨਖਾਨੀ। 

ਚਲੇ ਜਾਤਿ ਪਗ ਛ੍ਰੈਤ' ਨ ਪਾਨੀ 'ਪਾ:-ਡੁਵਤ। 

॥੯॥ 

ਸ਼ੀ ਗੁਰ ਪਾਛੇ ਮੈ ਮਰਦਾਨਾ। 

ਤਿਉ ਹੀ ਕੀਨੋ ਹਮ ਪੁਸਥਾਨਾ'। 'ਤੁਰਨਾ। 

ਭੀਗਯੋ ਕਹੂੰ ਨ ਜਲ ਸੋ" ਚਰਨਾ।” 

“ਪਾਣੀ ਉਤੇ ਤੁਰ ਲੈਣਾ ਆਦਿਕ ਸ਼ਕਤੀਆਂ ਨੂੰ “ਅਨਹੋਣੀ ਗਲ” ਕਹਿ ਦੇਣਾ ਠੀਕ ਨਹੀਂ। ਯੋਗ ਦੇ 
ਤੀਰਕੇ ਮੂਜਬ ਸਮਾਹਿਤ ਚਿਤ ਜਿਸ ਗਲ ਪਰ ਸੰਯਮ (ਧਾਰਨਾ ਧਯਾਨ ਸਮਾਧੀ) ਕਰੇ ਉਹੋ ਸਿੱਧ ਕਰ 
ਸਕਦਾ ਹੈ। ਜਲ ਚਿੱਕੜ ਕੰਡਿਆਂ ਉਪਰ ਟੁਰ ਸਕਣਾ ਯੋਗੀ ਲਈ ਯੋਗ ਦਰਸ਼ਨ ਦੇ ਵਿਭੂਤੀ ਪਾਦ 
ਅੰਕ ੩੮ ਵਿਚ ਦੱਸਿਆ ਹੈ। ਮੁਸਲਮਾਨਾਂ ਤੇ ਈਸਾਈਆਂ ਦੇ ਪੈਗ਼ੰਬਰ ਹਜ਼ਰਤ ਈਸਾ ਜੀ ਦਾ ਜਲ 
ਪਰ ਤੁਰਨਾ ਮਤੀ ਦੀ ਇੰਜੀਲ ਬਾਬ ੧੪ ਆਇਤ ੨੫ ਵਿਚ ਲਿਖਿਆ ਹੈ। ਪੱਛਮੀ ਦੁਨੀਆਂ ਵਿਚ 
ਲੇਖਕ ਦਾ ਆਪਣਾ ਤਜਰਬਾ ਦਿੱਤਾ ਹੈ ਕਿ “ਬਿਨਾ ਕਿਸੇ ਸਰੀਰਕ ਪਰਬੰਧ ਦੇ ਮੈ' ਮੰਜੇ ਸਮੇਤ ਉਚੀ 
ਉਠਦੀ ਚਲੀ ਗਈ ਕਿ ਛੱਤ ਨੂੰ ਜਾ ਹੱਥ ਲਾਇਆ। ਇਕ ਮਜ਼ਬੂਤ ਮੇਜ਼ ਤੇ ਬੈਠ ਕੇ ਮੇਜ਼ ਸਮੇਤ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 764 





ਉਚੀ ਉਠਦੀ ਗਈ ਜਿਥੋ” ਤਾਂਈ ਕਿ ਸਾਰਾ ਸਿਰ ਛਤ ਨਾਲ ਜਾ ਲਗਾ” ਦੇਖੋ “ਕਾਂਕੈਸਟ ਆਫ ਤੈਥ? 

ਬਾਈ “ਹੇਲਨ ਵਿਲਮੈਨਸ” ਸਫਾ ੭੩। ਸ਼੍ਰੀ ਗੁਰੂ ਜੀ ਜੋ ਆਤਮ ਬਲ ਦੇ ਬਲੀ ਸੂਰਮੇ ਸਨ, ਉਹਨਾਂ 

ਲਈ ਏਹ ਬਾਤਾਂ ਕਠਨ ਨਹੀਂ ਸਨ। 

ਕਰੁਨਾ ਕੀਨੀ ਤਾਰਨ ਤਰਨਾ ॥੧੦॥ 

ਜਾਇ ਪਹੂੰਚੇ ਥੋ ਇਕ ਟਾਪੂ। 

ਨਾਮ ਜਪਾਯੋ ਸੰਕਟ ਖਾਪੁ।” ਜਿਨ੍ਹਾਂ ਨਾਮ ਜਪਾਇਆ ਦੁੱਖਾਂ ਦੇ ਨਾਸ਼ ਕਰਨ 
ਵਾਲਾ। 

ਨਾਗਾ ਬੰਦਰ' ਤਾਂ ਕੋ ਨਾਮਾ। 

(ਨਾਗਾ ਬੰਦਰ - ਸੰਗਲਾ ਦੀਪ) 

"ਮਦਰਾਸ ਦੇ ਇਲਾਕੇ ਕੋਰੂ ਮੰਡਲ ਕਿਨਾਰੇ ਦੇ ਬੰਦਰਾਂ ਵਿਚੋਂ ਇਕ ਬੰਦਰਗਾਹ ਦਾ ਨਾਮ 

ਨਾਗਾਪਟਨਮ ਯਾ ਨਾਗਾਪਟਮ ਹੁਣ ਤਕ ਹੈ। ਹੁਣ ਸਮੁੰਦਰ ਬਸਤੀ ਤੋ ਕੁਛ ਪਰੇ ਹੋ ਗਿਆ ਹੈ, ਪਰ 

ਬੰਦਰਗਾਹ ਇਸ ਥਾਉ ਅਜੇ ਭੀ ਹੈ ਤੇ ਸੰਗਲਾਦੀਪ ਨੂੰ ਏਥੋ' ਜਹਾਜ ਜਾਂਦੇ ਹਨ। ਲੋਕੀ ਕਿਨਾਰੇ ਤੋ” 

ਜਹਾਜ਼ਾਂ ਤਕ ਕਿਸ਼ਤੀਆਂ ਵਿਚ ਜਾਂਦੇ ਹਨ। ਦੂਜੇ ਪਾਸੇ ਸੰਗਲਾਦੀਪ ਦੇ ਸਿਰੇ ਤੇ-ਜਾਫਨਾ ਨਾਮੇ 

ਟਿਕਾਣਾ ਹੈ, ਜਿਸ ਨੂੰ ਹਕੀਕਤ ਰਾਹ ਮੁਕਾਮ ਵਿਚ ਜਾਪਾ ਬੰਦਰ ਲਿਖਿਆ ਹੈ। 

ਪੁਨ ਆਗੇ ਗਵਨੇ ਸੁਖ ਧਾਮਾ ॥ ੧੧॥ 

ਹੁਤੇ ਦੇਸ਼ ਜਹਿੰ ਸੰਗਲਾ ਦੀਪਾ। 

ਪਹੁਚੇ ਤਾਂ ਕੇ ਜਾਇ ਸਮੀਪਾ। 

ਰਾਜੇ ਕੇ ਅਰਾਧਨੇ ਕਰਿ ਕੈ। 

ਗਏ ਦੇਸ਼ ਤਹਿਂ ਸੇਵ ਬ਼ਿਚਰਿਕੈ!' "ਉਸ ਰਾਜੇ ਦੀ ਸੇਵਾ ਦਾ ਵਿਚਾਰ ਕਰਕੇ। 

॥੧2 | 

ਦੋਹਰਾ: 'ਬਾਗ। 

ਤਿਹ ਨ੍ਰਿਪ ਕੋ ਉਪਬਨ' ਹੁਤੋ, ਸ਼ੁਸ਼ਕ 

ਖਰੋ ਜਿਹ ਥਾਨ। 

ਸ਼ੀ ਗੁਰ ਪੁਵਿਸ਼ੇ ਤਾਸ ਮਹਿਂ, ਦਾਸਨ ਕੇ 

ਸੁਖਦਾਨ ॥੧੩॥ 

ਚੌਪਈ: 

ਚਰਨ ਕਮਲ ਜਬ ਤਿੰਹ ਠਾਂ ਪਾਏ। 

ਸੂਕੇ ਬਿਟਪ' ਹਰੇ ਹੈ ਆਏ। 'ਬ੍ਰਿੱਛ। 

(ਗੁਰੂ ਜੀ ਨੇ ਸੁੱਕਾ ਬਾਗ ਹਰਾ ਕਰਨਾ) 

ਸੁੰਦਰ ਸ਼ਾਖਾ ਦਲ' ਫਲ? ਫੂਲਾ।” /ਪੱਤੇ। “ਫ਼ਲ ਤੇ। “ਫੁਲ। 

ਸੋਹਤਿ _ਭਾ ਸਭਿ ਮਨ _ਅਨਕੂਲਾ 

॥੧੪ | 

ਜਬਹਿ ਨਗਰ ਕੇ ਲੋਕਨ ਦੇਖਾ। 

ਰਿਦੇ ਸਭਿਨਿ ਆਚਰਜ ਵਿਸ਼ੇਖਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਬਾਗਵਾਨ ਤਬ ਹੀ ਸੁਧ ਪਾਈ। 

ਆਨਿ ਗੁਰੂ ਪਗ ਗ੍ਰੀਵ ਨਿਵਾਈ 'ਗਰਦਨ। 
॥੧੫॥ 

ਹਰਖ ਕੀਨਿ ਤਿਨ ਰਿਦੇ ਬਿਸਾਲਾ। 
ਪੁਨ ਗਵਨਯੋ ਜਹਿਂ ਹੁਤੋ ਭੁਵਾਲਾ।' 
ਜਾਇ ਸਭਾ ਮਹਿਂ ਗਿਰਾ ਉਬਾਚੀ। 
“ਸੁਨਹੁ ਬਾਤ ਭੂਪਤਿ ! ਮਮ ਸਾਚੀ 
॥੧੬॥ 

ਉੱਤਮ ਸੰਤ ਏਕ ਚਲਿ ਆਯੋ। 

ਸੂਕੇ ਉਪਬਨ ਪਗ ਜਬ ਪਾਯੋ। 

ਹਰਿਆ ਹੋਤਿ ਭਯੋ ਤਤਕਾਲਾ। 

ਜਿਹ ਕੋ ਦਰਸ਼ਨ ਕਰਤਿ ਨਿਹਾਲਾ 


॥੧੭॥ 

ਦੂਰ ਚੇਲੇ ਹੈਂ ਤਾਂ ਕੇ ਸੰਗਾ। 

ਚਲਹੁ ਨਿਕਟ ਤਹਿ' ਧਾਰਿ ਉਮੰਗਾ। ” 
ਸੁਨਤਿ ਸ਼੍ਰੋਨ ਭੂਪਤਿ ਹਰਖਾਯੋ। 


ਮੰਤ੍ਰੀ ਅਪਨੋ ਨਿਕਟ ਬੁਲਾਯੋ ॥੧੮॥ 

ਤਿਹ ਕੇ ਸੰਗ ਕਹੀ ਇਹ ਬਾਨੀ। 

“ਜਾਵਹੁ ਨਿਕਟ ਸੰਤ ਸੁਖਦਾਨੀ। 

ਜੇ ਸ਼ੀ ਨਾਨਕ ਆਗਮ ਕੀਨਾ। 

ਕਰਹੁ ਪਰਖ ਭਲ ਬਿਧਿ ਲਿਹੁ ਚੀਨਾ!” 'ਪੜਤਾਲ ਲਓ। 
॥੧੯॥ 

ਪਰਸ਼ੁਰਾਮ' ਸੁਨਿ ਬਚ ਅਵਨੀਪਾ।2 ਰਤੀ ਪਾ ਨਾਹ ਰਾਜੇ ਦਾ। 
ਸੁੰਦਰ ਭੋਜਨ ਲੀਨ ਸਮੀਪਾ।” ।ਨਾਲ। 
ਗਮਨਜਯੋ ਉਪਬਨ ਕੋ ਤਤਕਾਲਾ। 

ਜਹਾਂ ਬਿਰਾਜਤਿ ਦੀਨ ਦਯਾਲਾ ॥੨੦॥ 

ਕੀਨਿ ਬੰਦਨਾ ਦੂ ਕਰ ਜੋਰੀ। 

ਆਗੈ ਭੋਜਨ ਧਰਯੋ ਬਹੋਰੀ। 

“ਨ੍ਰਿਪਤ ਪਠਯੋ ਹੈ ਕਰਹੁ ਅਹਾਰਾ। 

ਸੁਨਿ ਸ਼ੀ ਨਾਨਕ _ਬਚਨ _ਉਚਾਰਾ 

॥੨੧॥ 


765 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 766 





ਮਾਰੂ ਮਹਲਾ ੧ ॥ " 
ਰਸ ਕਸ ਸੁਆਦ ਅਨੇਕ ਹੈ ਬਿਖ ਫਲ ਮੀਠੇ ਚਾਖ ॥ 
ਕਿਰਪਾ ਕਰੇ ਜਿਸ ਆਪਣੀ ਤਾ ਕਉ ਰਾਖੈ ਆਪ ॥੧॥ 
"ਇਹ ਸ਼ਬਦ ਸ੍ਰੀ ਗੁਰੂ ਗੂੰਥ ਸਾਹਿਬ ਜੀ ਵਿਚ ਨਹੀਂ ਹੈ। 
ਚੌਪਈ: /ਬਿਰਥੇ। 
“ਰਸ ਕਸ ਸਾਦ ਬਾਦ! ਏ ਜਾਨੋ। 
ਨਾਮ ਮਹਾਂਰਸ ਸੁਖਦਾ' ਮਾਨੋ। 'ਸੁਖਾਂ ਨੂੰ ਦੇਣ ਵਾਲਾ। 
ਫਸੇ ਜਿ ਉਨ ਮਹਿੰ ਹੋਤਿ ਬਿਕਾਰਾ। 
ਅਹੈ' ਨਾਮ ਕੇ ਰਸ ਅਵਿਕਾਰਾ”” 'ਵਿਕਾਰਾਂ ਤੋਂ ਬਿਨਾਂ। 
॥੨੨॥ 
ਸੁਨਿ ਕੈ ਬਚ ਮੰਤ੍ਰੀ! ਬਿਸਮਾਨਾ। ਵਜ਼ੀਰ। 
ਬਹੁਰੋ ਗਮਨਯੋ ਨਿਕਟ ਰਜਾਨਾ।! “ਫਿਰ ਗਿਆ ਰਾਜੇ ਦੇ ਪਾਸ। 
ਜਾਇ ਸਭਿਹਿ ਉਚਰਯੋ ਬਿਰਤੰਤਾ। 
“ਸਾਦ ਅਸਨ ਤੇ ਬ੍ਰਿਕਤੀ ਸੰਤਾ” 


॥੨੩॥ 
ਭੂਪਤਿ ਭਾਖਤਿ “ਸੁੰਦਰ ਨਾਰੀ। 
(ਗੁਰੂ ਜੀ ਦੀ ਪ੍ਰੀਖਿਆ) 


ਲੇ ਜਾਵਹੁ ਤਿਹ ਸੰਤ ਅਗਾਰੀ'। ? 
ਸੁਨਤਿ ਸਚਿਵ' ਲੇ ਬੇਸਯਾ ਸੰਗਾ। 
ਜਿਨਹਿ _ਬਿਲੋਕੇ _ਲਜਤਿ _ ਅਨੰਗਾ 
॥੨੪ | 
ਆਇ ਸਮੀਪ ਕਰੀ ਨ੍ਰਿਤਕਾਰੀ। 
ਕਹਿ ਮੰਤ੍ਰੀ “ਇਹ ਭੇਟ ਤੁਮਾਰੀ। 
ਪਠੀ ਭੂਪ ਹਿਰਦਾ ਹੁਲਸਾਵਨ। ' 
ਸੁਨਿ ਬੋਲੇ ਜਿਨਾਂ ਕੀਰਤਿ ਪਾਵਨ 'ਪਾ:-ਜਿਹ। 
॥੨੫ || 
ਇਹ ਬਿਖ ਭਰੀਆਂ ਗੰਦਲਾ ਧਰੀਆਂ ਖੰਡ ਲਿਵਾੜ ॥ 
ਸੁੰਦਰ ਰੂਪ ਅਪਾਰ ਹੈ ਦੇਤੀ ਜਨਮ ਵਿਗਾੜ' ॥੨॥ 
"ਇਹ ਗੁਰ ਨਾਨਕ ਵਾਕ ਨਹੀਂ, ਫਰੀਦ ਜੀ ਦਾ ਸ਼੍ਰੀ ਗੁਰੂ ਗੁੰਥ ਸਾਹਿਬ ਵਿਚ ਸ਼ਲੋਕ ਹੈ ਤੇ ਉਸ ਦਾ 
ਐਉਂ' ਸ਼ੁੱਧ ਪਾਠ ਹੈ:- 
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੂ ਲਿਵਾੜਿ ॥ 
ਇਕਿ ਰਾਹੇ ਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥ 
ਚੌਪਈ: ਭਾਵ ਹੈ ਵੇਸ਼ਯਾ ਦਾ ਸਰੀਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 767 





“ਦੁਰਗੰਧ ਕੋ ਬਾਸਨ' ਹੈ ਦੇਹੀ। 

ਇਨਹਿ ਸਪਰਸ਼ੈ ਹੂ ਜੁ ਸਨੇਹੀ'। (ਪ੍ਰੇਮੀ ਹੋ ਕੇ। 

ਇਹ ਠਾਂ ਜਨਮ ਭ੍ਰਿਸ਼ਟਿ ਤਿਨ ਕੇਰਾ। 

ਮੁਏ ਨਰਕ ਮਹਿ ਜਮ ਨੈ ਗੇਰਾ!” 'ਭਾਵ ਉਨ੍ਹਾਂ ਨੂੰ ਜਿਨ੍ਹਾਂ ਨੇ ਵੇਸ਼ਵਾ ਸਪਰਸ਼ੀ ਹੈ। 
॥੨੬॥ 

ਸੁਨਿ ਮੰਤ੍ਰੀ ਕਰਿ ਬੰਦਨ ਗਯੋ। 

ਨ੍ਰਿਪ ਸੋ ਸਭਿ ਬਿਧਿ ਭਾਖਤਿ ਭਯੋ। 

“ਦੋਖ ਅਰੋਪਤਿ ਇਨ ਕੇ ਮਾਂਹੀ। 

ਅਪਨੇ _ ਅੰਗ _ਸਪਰਸਤਿ _ਨਾਂਹੀ!' 

॥੨੭॥ 

ਪਰਸ਼ੁਰਾਮ ਕੋ ਕਹਿ ਅਵਨੀਪਾ। 

“ਅਬ ਕੇ ਬਹੁਰੋ ਜਾਇ ਸਮੀਪਾ। 

ਸੁੰਦਰ ਭੂਖਨ ਬਸਨ ਸੁਹਾਏ। 

ਦੇਵਹੁ ਤਿਨ ਜੇ ਮਨ ਲਲਚਾਏ ? 

॥੨੮॥ 

ਲੇ ਮੰਤ੍ਰੀ ਭੁਖਨ ਪਟਾ ਰੁਰੇ।? 'ਪੱਟ ਦੇ ਬਸਤਰ। 'ਸੁੰਦਰ। 


ਆਇ ਧਰੇ ਆਗੈ ਗੁਰੁ ਪੂਰੇ। 


॥੨੯॥ 
ਕਾਇਆ ਕਪੜ ਕੂੜ ਹੈ ਇਨ ਕੋ ਦੇਖਿ ਨ ਭੂਲ ॥ 
ਸੁਇਨਾ ਰੁਪਾ ਮਾਲ ਧਨ ਏਈ ਨਰਕ ਕੇ' ਮੂਲ'ਨ ॥੩॥ 
'ਜੜ੍ਹ। 'ਪਾ:-ਕੋ, ਕਾ। “ਇਹ ਦੋਵੇਂ' ਸ਼ਲੋਕ ਸ਼੍ਰੀ ਗੁਰੂ ਗੁੰਥ ਸਾਹਿਬ ਜੀ ਵਿਚ ਨਹੀਂ ਹਨ। 
ਚੌਪਈ: 
“ਕਾਇਆ ਆਦਿ ਕਪੜ ਹੈ' ਕੂੜੇ। 
ਇਨ ਬਿਲੋਕ ਭੂਲਤਿ ਹੈ ਮੂੜੇ। 
ਹਮਰੇ ਏਹੁ ਨ ਕਿਸਹੂੰ ਕਾਜਾ। 
ਜਾਇ ਦੀਜੀਏ ਆਪਨ ਰਾਜਾ” ॥੩੦॥ 
ਸੁਨਿ ਮੰਤ੍ਰੀ ਗਾ! ਨਿਕਟ ਰਜਾਨਾ। ।ਗਿਆ। 
ਅਸ ਪੁਕਾਰ ਮੁਖ ਬਚਨ ਬਖਾਨਾ। 
“ਉੱਤਮ ਸੰਤ ਸੁਸ਼ੀਲ ਉਦਾਰਾ। 
ਕਛੂ _ਨ _ਲੇਵਤਿ _ਪਠਯੋ ਤੁਮਾਰਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 768 





॥੩੧॥ 
ਚਲਹੁ ਆਪ ਤਿਹ ਦਰਸ਼ਨ ਕੀਜੈ। 
ਸ਼ੀ ਨਾਨਕ ਕੋ ਪਰਖ ਪਤੀਜੈ। ” 
ਸੁਨਤਿ ਸੁਮਤਿ ਕੇ ਭੂਪਤਿ ਬੈਨਾ। 
ਗਮਨਜਯੋ ਆਪ ਨਿਕਟ ਗੁਨ ਐਨਾ 
॥੩੨॥ 
ਭੀਰ ਨਰਨ ਕੀ ਲੀਨੇ ਸੰਗਾ। 
ਮਿਲਨ ਹੇਤੁ ਸਤਿਗੁਰੂ ਉਮੰਗਾ।' 'ਚਾਉ ਭਰਿਆ। 
ਪਹੁੰਚਯੋ ਉਪਬਨ, ਹੋਇ ਸਮੀਪਾ। 
ਪਦ ਬੰਦਨ ਕੀਨੀ ਅਵਨੀਪਾ ॥ ੩੩ ॥ 
ਦਰਸ ਬਿਲਕਿਤਿ ਬਧਯੋ ਅਨੰਦਾ। 
ਜਿਉ” ਸਾਗਰ ਪਿਖਿ ਪੁਰਨ ਚੰਦਾ।! ਪੂਰਨਮਾਸ਼ੀ ਦੇ ਚੰਦ ਨੂੰ। 
ਬਹੁਰ ਠਾਂਢ ਭਾ ਗੁਰੂ ਅਗਾਰੀ। 
ਸ਼ੀ _ਨਾਨਕ _ਤਬ'ਗਿਰਾ ਉਚਾਰੀ _'ਪਾ:-ਮੁਖ। 
॥੩੪॥ 
ਸੁਨਿ ਰਾਜਾ ਸਿਵਨਾਭ ਤੂੰ ਸੁਭ ਮਤਿ ਤੇਰੀ ਰਾਸ ॥ 
ਨਾਨਕ ਪੜਦਾ ਦੂਰਿ ਕਰਿ ਹੋਂਵੈਂ ਦਾਸਨ ਦਾਸ ॥੪॥ 
ਚੌਪਈ: /ਰਾਜਾ। 
ਸੁਨਿ ਸ਼੍ਰੀ ਗੁਰੁ ਕੇ ਬਚਨ ਰਜਾਨਾ।' 
ਨਿਸ਼ਚਾ' ਭਯੋ ਰਿਦੇ ਸੁਖ ਮਾਨਾ। 
-ਤਦਪਿ ਏਕ ਨਿਸ ਲਿਉ ' ਪਤਿਆਰਾ। 
ਪੰਥ ਕਰੋ” ਪੁਨ ਅੰਗੀਕਾਰਾ ॥ ੩੫॥ 
ਅਸ ਮਨ ਠਾਨਿ ਗਯੋ ਨਿਜ ਧਾਮਾ। 
ਉਪਬਨਿ ਰਾਜਤਿ ਪੁਰਨਕਾਮਾ। /ਭਾਵ ਗੁਰੂ ਜੀ। 
ਬਹੁ ਸੁੰਦਰ ਪਰਯੰਕ' ਪਠਾਏ '। /ਪਲੰਘ। 'ਪਾ:-ਡਸਾਏ। 
ਸੇਵਨ ਹਿਤ ਸੇਵਕ ਤਬ ਆਏ ॥੩੬॥ 
ਰੈਨਿ ਭਏ ਪਦਮਨਿ' ਬੁਲਵਾਈ। ਚਾਰ ਪ੍ਰਕਾਰ ਦੀਆਂ ਇਸਤ੍ਰੀਆਂ ਵਿਚੋਂ ਸਭ ਤੋੱ 
(ਪਦਮਨੀ ਭੇਜਣੀ) ___ ਸ਼ਰੇਸ਼ਟ। 
ਭੂਪਤਿ ਤਿਹ ਸੋ' ਗਿਰਾ ਅਲਾਈ। 
“ਸੁੰਦਰ ਸਖੀਆਂ ਲੇ ਕਰਿ ਸੰਗਾ। 
ਤਾਂਹਿ ਸੰਤ _ਉਪਜਾਉ _ ਅਨੰਗਾ!” 'ਕਾਮ ਉਪਜਾਵੋ। 
॥੩੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਿਨ ਸੁਨਿ ਨਵਸਤ' ਕੀਨ ਸ਼ਿੰਗਾਰਾ। 
ਭੂਖਨ! ਪਟ? ਸੁਠ” ਅੰਜਨ” ਡਾਰਾ। 
ਉਪਬਨ ਵਿਖੈ ਆਨਿ ਤਤਕਾਲਾ। 
ਰੂਪ _ਅਨੂਪਮ _ਰੁਚਿਰ _ਬਿਸਾਲਾ 
॥੩੮॥ 

ਗੋਰ ਰੰਗ ਕੰਚਨ ਗਜਗੌਨੀ।! 

ਕਚ! ਮੇਚਕ? ਜਨੁ” ਕੰਦੂਪ ਛੌਨੀ"। 


ਪੀਨ!” ਉਰੋਜਨ, ਖੰਜਨ ਨੈਨੀ?। 
ਕਟ! ਜਿਨ? ਛੀਨ” ਕੋਕਲਾ" ਬੈਨੀ” 


॥੩੯॥ 
ਬਰਖ ਚਤੁਰਦਸ' ਕੀ ਕਿਹ? ਬੈਸਾ। 
ਕੋ ਖੋੜਸ ਕੀ ਰੂਪ ਸੁਦੇਸ਼ਾ'। 


॥੪੦॥ 

ਜਿਨ ਕੋ ਚਿਤਵਨ' ਬਾਨ ਸਮਾਨਾ।? 
ਭ੍ਰਿਕੁਟੀ' ਕੁਟਿਲ” ਧਨੁਖ” ਪਰਮਾਨਾ"। 
ਮਨਹੁ ਭੂਪ ਇਕ ਕੀਨ ਬਹਾਨਾ। 
ਆਵਾ _ ਮਦਨ _ ਕਰਨ _ ਪਤਿਯਾਨਾ 
॥੪੧॥ 

ਜਹਿਂ ਅਰਬਿੰਦ ਬਿਲੋਚਨਿ' ਰਾਜਤਿ।? 
ਤਹਿਂ ਬੈਸੀ, ਜਿਨ _ਪਿਖ _ਰਤਿ 
ਲਾਜਤਿ। 

ਕਰ ਕਮਲਨ ਸੋ ਚਰਨ ਮੁਕੰਦਾ। 
ਚਾਂਪਤਿ ਭੀ! ਧਰਿ ਰਿਦੇ ਅਨੰਦਾ 
॥੪੨॥ 

ਮੰਦ ਮੰਦਾ ਕਰਿ ਮੁਖ ਮੁਸ਼ਕਾਵਨ। 
ਰਿਦੈ ਚਹਿਤਿ ਹੈ ਮਦਨ! ਬਢਾਵਨ। 
ਕਰਿ ਕਟਾਖ' ਗੁਰੁ ਓਰ ਨਿਹਾਰੀ। 
ਮਧੁਰ ਮ੍ਰਿਦੁਲ ਮੁਖ ਗਿਰਾ ਉਚਾਰੀ 


769 





1੯੨੭ ੧੬। 
'ਗਹਿਣੇ। “ਬਸਤੁ। 'ਸੁੰਦਰ। “ਸੁਰਮਾਂ। 


'ਸੋਨੇ ਵਰਗਾ ਗੋਰਾ ਰੰਗ ਤੇ ਚਾਲ ਹਾਥੀ ਵਰਗੀ। 
'ਵਾਲ। “ਕਾਲੇ। “ਮਾਨੋ। “ਕਾਮਦੇਵ ਦੀ ਪੁੱਤ੍ਰੀ। 
ਛੌਨਾ ਜਾਨਵਰ ਦਾ ਬੱਚਾ। 

'ਕਠੋਰ। “ਮਮੋਲੇ ਵਰਗੇ ਨੇਤ੍ਰਾਂ ਵਾਲੀਆਂ। 

'ਲੌਕ। “ਜਿਨ੍ਹਾਂ ਦਾ। “ਪਤਲਾ। “ਕੋਇਲ ਵਤ। 
“ਬੋਲੀ ਵਾਲੀਆਂ। 

ਚੌਦਾਂ। ਕਿਸੇ ਦੀ। 

'ਸੁਹਣੇ ਰੂਪ ਤੇ ਸੁਹਣੇ ਅੰਗਾਂ ਵਾਲੀ। 


'ਕਾਮਦੇਵ। 


ਨਜ਼ਰ। “ਤੀਰ ਵਰਗੀ ਹੈ। 
'ਭਰਵੱਟੇ। “ਟੇਢੇ। “ਕਮਾਨ। “ਵਰਗੇ। 


'ਰਾਜੇ ਦਾ ਇਕ ਬਹਾਨਾ ਬਨਾਕੇ ਕਾਮਦੇਵ ਆਪ 
ਅਜ਼ਮਾਇਸ਼ ਕਰਨ ਆਯਾ ਹੈ। 


ਭਾਵ, ਸ੍ਰੀ ਗੁਰੂ ਨਾਨਕ ਦੇਵ ਜੀ। ?ਬਿਰਾਜਦੇ 
ਹਨ। 
'ਕਾਮ ਦੀ ਇਸਤ੍ਹੀ। 


ਦਬਾਉਣ ਲੌਗੀਆਂ। 
ਹੌਲੇ ਹੌਲੇ। 


'ਕਾਮ। 
'ਮਟੱਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੪੩॥ 

ਮਨਹੁ ਕਾਮ ਕੀ ਬਾਜੀ ਬੀਨਾ”। !ਬੀਨ ਵੱਜ ਪਈ ਹੈ। 
ਜੋ ਸੁਰ ਮੁਨਿ ਕੋ ਕਰਤਿ ਅਧੀਨਾ। 

“ਸੁਨਹੁ ਸੰਤ ਜੀ ਬਚਨਨ ਪੂਰੇ ! 

ਹੋਂ ਆਈ ਦਰਸ਼ਨ ਹਿਤ ਰੂਰੇ ॥੪੪॥ 

ਸ਼ੰਕਾ ਤਜਿਯੇ ਬਦਨ ਮਯੰਕੇ! ! 

ਹਮਹਿਂ ਬਿਲੋਕ ਕਟਾਖਨ ਬੰਕੇ। 
ਇਸਤ੍ਰਿਨਿ ਮਹਿੰ ਜੋ ਪਦਮਨਿ ਜਾਤੀ। 

ਸੋ ਮੁਝ ਮਹਿ ਲੌਖਨ _ਬੱਖਯਾਤੀ! 


॥੪੫॥ 

ਸੁੰਦਰ ਮੋਰ ਕਠੋਰ ਉਰੋਜਾ। 

ਕਰਹੁ ਸਪਰਸ਼ਨ ਪਾਨ ਸਰੋਜਾ।! 

ਅਧਰ ਮਧੁਰ ਅੰਮ੍ਰਿਤ ਕੀ ਨਜਾਈਂ। 
ਆਪ ਲੇਹੁ ਰਸ ਹੈ ਮਮ ਸਾਈਂ ॥੪੬॥ 
ਰੁਚਿਰ ਸਰੂਪ ਅਨੂਪ ਅਮੋਲਾ। 

ਮਿਲ ਮਨ ਭਾਵਤਿ ਕਰਹੁ ਕਲੋਲਾ। 


ਹੋਇ ਸਫਲ ਤਬ ਹੀ ਮਮ ਦੇਹਾ। 

ਗੁਹਣ ਕਰਉ ਜਬ ਧਰਿ ਉਰ ਨੇਹਾ 

॥੪੭॥ 

ਕ੍ਰਿਪਾ ਸਿੰਧੁ ! ਕਰਿ ਕ੍ਰਿਪਾ ਬਿਸਾਲਾ। 

ਪੂਰਹੁ ਸ਼ਰਧਾ ਕਰਹੁ ਨਿਹਾਲਾ। ' 

ਅਸ ਜਬ ਬਾਨੀ ਭਨੀ ਅਧੀਨਾ।' 'ਨਿੰਮ੍ਹੀ ਹੋ ਕੇ। 
ਬੋਲੇ ਸ਼੍ਰੀ ਗੁਰੂ ਗੁਨੀ ਪੁਬੀਨਾ' ॥੪੮॥ _'ਗੁਣ ਸੰਪੰਨ। 
“ਸੱਤਿਨਾਮੁ ਸਿਮਰਹੁ ਸੁਖ ਭਾਰੀ। 

ਸਫਲ ਜਨਮ ਕਰਿ ਲਿਹੁ ਇਹ ਬਾਰੀ। 

ਬਿਸ਼ੈ ਸਾਦ ਮਹਿੰ ਬੈਸ ਨ ਖੋਵਹੁ। 

ਹਰਿ ਕੋ ਭਜਹੁ ਮੁਕਤਿ ਸਭਿ ਹੋਵਹੁ ? 

॥੪੯॥ 


ਸੋਰਠਾ: 
“ਹਮ ਸੋ ਕੀਜੈ ਭੋਗ”, ਭਨਤਿ ਭਈ 
ਪੁਨ ਅੰਗਨਾ। 


770 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 771 





'ਹੋ ਤੁਮ ਪੂਰਨ ਜੋਗ, ਪੂਰਨ ਕਰਿਯੇ 


ਕਾਮਨਾ` ॥੫੦॥ 
ਤਿਨ ਕੇ ਸੁਨਿ ਕਰਿ ਬੈਨ, ਸ਼ੀ ਨਾਨਕ 
ਬੋਲਤਿ ਭਏ। 
'ਹੋਇ ਰਿਦੈ ਸੁਖ ਚੈਨ, ਸ਼ਬਦ ਕਮਾਵਨ 'ਭਾਵ ਇਸ ਸ਼ਬਦ ਵਿਚ ਦੱਸੇ ਉਪਦੇਸ਼ ਤੇ ਅਮਲ 
ਕੀਜਿਯੈ!' ॥੫੧॥ ਰਿ 
ਸੀ ਮੁਖਵਾਕ ॥ 
ਆਸਾ ਘਰੁ ੬ ਮਹਲਾ ੧ ॥ 
ਮਨੁ ਮੋਤੀ ਜੇ ਗਹਣਾ ਹੋਂਵੈ ਪਉਣੁ ਹੋਵੈ ਸੂਤ ਧਾਰੀ ॥ 
ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥ 
ਲਾਲ ਬਹੁ ਗੁਣਿ ਕਾਮਣਿ ਮੋਹੀ ॥ 
ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥ 
ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥ 
ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥ 
ਮਧੁਸੂਦਨੁ ਕਰ ਮੁੰਦਰੀ ਪਹਿੰਰੈ ਪਰਮੇਸਰੁ ਪਟੁ ਲੇਈ ॥ 
ਧੀਰਜੁ ਧੜੀ ਬੰਧਾਵੈ ਕਾਮਣਿ ਸੁੀਰੰਗੁ ਸੁਰਮਾ ਦੇਈ ॥੩॥ 
ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥ 


ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥ ੩੫॥ 


<< 


ਦਹਰਾ : 
ਸਰਬ ਸਬਦ ਸਮਝਾਇ ਇਹ, 
ਸ਼ੀ ਨਾਨਕ ਜਗਕੰਤ। 
ਅਸ਼ਟਪਦੀ ਪੁਨ ਅਰਥ ਸੋ; 
ਉਚਰੀ ਰਾਗ ਬਸੰਤ ॥੫੨॥ 

ਸੀ ਮੁਖਵਾਕ ॥ 


ਬਸੰਤੁ ਮਹਲਾ ੧ ਅਸਟਪਦੀਆ ਘਰੁ ੧ ਦੁਤੁਕੀਆ 
੧ਉਂ `ਸਤਿਗੁਰ ਪੁਸਾਦਿ ॥ 

ਜਗੁ ਕਊਆ ਨਾਮੁ ਨਹੀ ਚੀਤਿ ॥ ਨਾਮੁ ਬਿਸਾਰਿ ਗਿਰੈ ਦੇਖੁ ਭੀਤਿ ॥ 

ਮਨੂਆ ਡੋਲੈ ਚੀਤਿ ਅਨੀਤਿ ॥ ਜਗ ਸਿਉ ਤੂਟੀ ਝੂਠ ਪਰੀਤਿ ॥੧॥ 
ਕਾਮੁ ਕੌਂਧੁ ਬਿਖੁ ਬਜਰੁ ਭਾਰੁ [ ਨਾਮ ਬਿਨਾ ਕੈਸੇ ਗੁਨ ਚਾਰੁ ॥੧॥ ਰਹਾਉ ॥ 

ਘਰੁ ਬਾਲੂ ਕਾ ਘੂਮਨ ਘੇਰਿ ॥ ਬਰਖਸਿ ਬਾਣੀ ਬੁਦਬੁਦਾ ਹੇਰਿ ॥ 

ਮਾਤੁ ਬੂੰਦ ਤੇ ਧਰਿ ਚਕੁ ਫੇਰਿ ॥ ਸਰਬ ਜੋਤਿ ਨਾਮੈ ਕੀ ਚੇਰਿ ॥੨॥ 

ਸਰਬ ਉਪਾਇ ਗੁਰੂ ਸਿਰਿ ਮੋਰੁ ॥ ਭਗਤਿ ਕਰਉ ਪਗ ਲਾਗਉ ਤੋਰ ॥ 

ਨਾਮਿ ਰਤੋ ਚਾਹਉਂ ਤੁਝ ਓਰੁ ॥ ਨਾਮੁ ਦੁਰਾਇ ਚਲੈ ਸੋ ਚੋਰੁ ॥੨॥ 
ਪਤਿ ਖੋਈ ਬਿਖੁ ਅੰਚਲਿ ਪਾਇ ॥ ਸਾਚ ਨਾਮਿ ਰਤੋ ਪਤਿ ਸਿਉ ਘਰਿ ਜਾਇ ॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 772 





ਜੋ ਕਿਛੁ ਕੀਨ੍ਸਿ ਪੁਭੁ ਰਜਾਇ ॥ ਭੈ ਮਾਨੈ ਨਿਰਭਉ ਮੇਰੀ ਮਾਇ ॥੪॥ 
ਕਾਮਨਿ ਚਾਹੈ ਸੁੰਦਰਿ ਭੋਗੁ ॥ ਪਾਨ ਫੂਲ ਮੀਠੇ ਰਸ ਰੋਗ ॥ 
ਖੀਲੈ ਬਿਗਸੈ ਤੇਤੋ ਸੋਗ ॥ ਪੁਭ ਸਰਣਾਗਤਿ ਕੀਨ੍ਸਿ ਹੋਗ ॥੫॥ 
ਕਾਪੜੁ ਪਹਿਰਸਿ ਅਧਿਕੁ ਸੀਗਾਰੁ ॥ ਮਾਟੀ ਫੂਲੀ ਰੂਪੁ ਬਿਕਾਰੁ ॥ 
ਆਸਾ ਮਨਸਾ ਬਾਂਧੋ ਬਾਰੁ ॥ ਨਾਮ ਬਿਨਾ ਸੂਨਾ ਘਰੁ ਬਾਰੁ ॥੬॥ 
ਗਾਛਹੁ ਪੁਤੀ ਰਾਜ ਕੁਆਰਿ ॥ ਨਾਮੁ ਭਣਹੁ ਸਚੁ ਦੋਤੁ ਸਵਾਰਿ ॥ 
ਪਿਉ ਸੇਵਹੁ ਪੂਭ ਪੇਮ ਅਧਾਰਿ ॥ ਗੁਰ ਸਬਦੀ ਬਿਖੁ ਤਿਆਸ ਨਿਵਾਰਿ ॥੭॥ 
ਮੋਹਨਿ ਮੋਹਿ ਲੀਆ ਮਨੁ ਮੋਹਿ ॥ ਗੁਰ ਕੈ ਸਬਦਿ ਪਛਾਨਾ ਤੋਹਿ ॥ 
ਨਾਨਕ ਠਾਢੇ ਚਾਹਹਿ ਪ੍ਰਭੂ ਦੁਆਰਿ ॥ ਤੇਰੇ ਨਾਮਿ ਸੰਤੋਖੇ ਕਿਰਪਾ ਧਾਰਿ ॥੮॥੧॥ 
ਚੌਪਈ: 
ਸੁਨਿ ਕਰਿ ਸ਼ੀ ਗੁਰ ਬਚਨ ਰਸਾਲਾ। 
ਮਹਿਮਾ ਨਾਮ ਮੁਕਤਿ ਜਨੁ! ਮਾਲਾ: __ਮਾਨੋਂ। “ਭਾਵ-ਨਾਮ ਰੂਪੀ ਮੋਤੀਆਂ ਦੀ) ਮਾਲਾ 
ਰਹ ਰ (ਪੁਆਈ)। 


ਉਰ ਪਹਿਰਾਇ ਪਰਮ ਭਾ ਪ੍ੇਮਾ। 

ਸਿਮਰਨ ਲਿਵ ਲਗਿ ਮਗ! ਜੋ _ਖੇਮਾ? 'ਰਸਤਾ। “ਭਾਵ) ਮੁਕਤੀ (ਦੇ ਰਸਤੇ ਸਿਮਰਨ ਦੀ 
॥੫੩॥ ਲਿਵ ਲੰਗ ਗਈ)। 

ਜਿਉ ਬਿਰਾਟਿਕਾ' ਜਾਚਤਿ ਕੀਰਾ”। ਕੰਗਾਲ ਨੂੰ। “ਹੀਰਾ ਮਿਲ ਜਾਏ। 

ਹੋਇ ਅਚਾਨਕ ਪ੍ਰਾਪਤਿ ਹੀਰਾ। ਸਾਰੀ ਰਾਤ। 


ਤਿਉ” ਅਨੰਦ ਭਾ ਬਰਨ ਨ ਜਾਈ। 

ਬਿਖੈ ਬਾਸ਼ਨਾ ਅਗਨਿ ਬੁਝਾਈ ॥੫੪॥ 

ਚਰਨ ਸੇਵ ਕੀਨੀ ਸਭਿ ਜਾਮਨਿ। 

ਮਿਹਰਿ ਦ੍ਰਿਸ਼ਟਿ ਤੇ ਉਧਰੀ ਕਾਮਨਿ। 

ਭੋਰ ਭਈ' ਜਹਿਂ ਥੋ ਅਵਨੀਪਾ। 

ਪਹੁੰਚੀ ਤਾਂ ਕੇ ਜਾਇ ਸਮੀਪਾ ॥੫੫॥ 

ਨ੍ਰਿਪਤਿ' ਬਿਲੋਕਤਿ ਬਚਨ ਬਖਾਨਾ। 

“ਕਹਹੁ ਸੰਤੁ ਨਿਸ ਕਸ ਪਹਿਚਾਨਾ? 
ਕਾਮਾਤੁਰ ਕਰਿ ਜਿਤਯੋ ਕਿ ਨਾਂਹੀ। 

ਜਸ! ਬੀਤੀ ਤਸ ਕਹੁ ਮੁਝ ਪਾਹੀ?” 

॥੫੬॥ 

ਸਰਬ ਅੰਗਨਾ ਮੈ ਜੋ ਪਰਧਾਨਾ। 

ਸੋ ਬੋਲੀ “ਸੁਨਿਯੇ ਰਾਜਾਨਾ” ! ਹੇ ਰਾਜਾ। 
ਪੂਰਬ ਬਹੁ ਫਕੀਰ ਜੇ ਆਏ। 

ਦੇਖਿ ਰੂਪ ਤਿਯ ਸਭੈ _ਲੁਭਾਏ 'ਤੀਮੀਂ ਦਾ। 'ਪਾ:-ਤੂੀਯ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ ਉਰ 





॥੫੭॥ 

ਇਨ ਸੋ: ਹਾਵ ਭਾਵ' ਮੈ ਕੀਨੇ। 'ਅਦਾਵਾਂ। 
ਜਿਨ ਬਿਲੋਕਿ! ਮੁਨਿ ਤਪੀ ਭੁਲੀਨੇ। __ 'ਦੇਖਕੇ। 
ਇਨ ਕੇ ਤਨ ਕੋ ਤਨਕ ਨ ਪਰਸੇ। 

ਰਹੇ ਅਡੋਲ ਸਿ ਕੰਚਨ ਗਿਰ ਸੇ! 'ਸੁਮੇਰ ਪਰਬਤ ਵਾਂਡੂ। 
॥੫੮॥ 

ਕ੍ਰਿਪਾ ਦ੍ਰਿਸ਼ਟਿ ਪੁਨ ਹਮ ਪਰ ਕੀਨੀ। 

ਹਰਿ ਸਿਮਰਨ ਕੋ ਰਸ ਮਤਿ ਭੀਨੀ!। __ 'ਸਾਡੀ) ਮਤ ਭਿੱਜ ਗਈ। 
ਇਹ ਤੌ ਪੂਰਨ ਪੁਰਖ ਕ੍ਰਿਪਾਲਾ। 

ਜਿਸ ਕੋ ਦਰਸ਼ਨ ਕਰਤਿ ਨਿਹਾਲਾ 
॥੫੯॥ 

ਪੂਰਬ ਜਨਮ ਕਰਮ ਹਮ ਜਾਗੇ। 

ਤੌ ਪੁਰਸ਼ੋਤਮ' ਸੇਵਾ ਲਾਗੇ। 

ਸਰਬ ਰੈਨਿ ਦੇ ਕਰਿ ਉਪਦੇਸ਼ਾ। 

ਕਿਯੋ ਕ੍ਰਿਤਾਰਥ', ਸੁਣਹੁ ਨਰੇਸ਼ਾ! 
॥੬੦॥ 

ਬਿਸ਼ੈ ਭੋਗ ਬਿਸ਼ਟਾ ਕੀ ਨਯਾਈਂ। 
ਦੁਰਗੰਧਤਿ ਸੋ ਹਮੈ ਨ ਭਾਈ। 

ਰਿਦੇ ਸ਼ਾਂਤਿ ਪਰਾਪਤਿ ਸਭਿ ਭਾਂਤੀ। 

ਸੁਨਤਿ ਬਚਨ _ਭੀ ਸੀਤਲ ਛਾਤੀ 
॥੬੧॥ 

ਕਾਢਿ ਨਰਕ ਤੇ ਸੁਰਗ ਪੁਚਾਏ। 

ਐਸੋ ਸੰਤ ਪਿਖਯੋ ਨਿਸ ਜਾਏ। ? 

ਸੁਨਤਿ ਭੂਪ! ਮਨ ਮਹਿ ਹਰਖਾਨਾ?। __ 'ਰਾਜਾ। 'ਪੁਸੰਨ ਹੋਇਆ। 
-ਹੈ ਇਹ ਸ਼ੀ ਨਾਨਕ ਗਤਿ ਦਾਨਾ 

॥੬੨॥ 

ਕਲੀ ਕਾਲ ਕੀ ਪੁਬਲ ਕੁਚਾਲੀ। 

ਜਤ ਸਤ ਤੇ ਕਿਯ ਨਰ ਸਭਿ ਖਾਲੀ। 

ਬਿਨ ਸ਼ੀ ਨਾਨਕ ਕੋਇ ਨ ਪੂਰਨ-। 

ਅਸ ਵਿਚਾਰ _ਗਮਨਯੋ ਪੁਨ ਤੂਰਨ 

॥੬੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 774 


ਪਗ ਨੰਗੇ ਕਰਿ ਪ੍ਰੋਮ ਸੁ ਗਾਢੇ। 

(ਸ਼ਿਵਨਾਭ ਨੇ ਗੁਰੂ ਜੀ ਪਾਸ ਆਉਣਾ) 

ਗਯੋ ਸੁ ਗੁਰ ਤਰੁਵਰ ਤਰ ਠਾਂਢੇ'। ਜਿਸ ਬ੍ਰਿੱਛ ਹੇਠ ਗੁਰੂ ਜੀ ਬੈਠੇ ਸਨ ਉਥੇ 
ਵਿ ਗਿਆ। 





ਪੀਠ ਕਰੇ ਭੂਪਤਿ ਕੀ ਓਰਾ। 

ਤਨਕ ਨ ਚਿਤਵਨ ਹਿਤ ਮੁਖ ਮੋਰਾ! 'ਗੁਰੂ ਜੀ ਨੇ ਪਿੱਠ ਕਰ ਲਈ ਰਤੀ ਮੂੰਹ ਨਾ 
॥੬੪॥ ਭੁਆਇਆ ਦੇਖਣ ਲਈ। 
ਕੀਨਿ ਡੰਡੌਤ ਭੂਪ ਬਿਧਿ ਨੀਕੀ। 

ਵਧੀ ਚਰਨ ਪਰ ਸ਼ਰਧਾ ਹੀ"' ਕੀ। /ਹਿਰਦੇ। 'ਪਾ:-ਜੀ। 
ਬੰਦਿ ਹਾਥ ਹੋਯੋ ਪੁਨਿ ਠਾਂਢਾ। 

ਡੋਲਯੋ__ਰਿਦੈ ਨ, ਨਿਸ਼ਚਾ _ਗਾਢਾ 

॥੬੫॥ 

ਸ਼ੀ ਗੁਰ ਮੁਖ ਤੇ ਤੂਸਨਿ ਠਾਨੀ। 

ਕਛੁ ਨ ਭੂਪ ਸੰਗ ਬੋਲੇ ਬਾਨੀ। 

ਜਬ ਇਉ' ਬੀਤੇ ਜਾਮ' ਅਢਾਈ। 'ਪਹਿਰ। 

ਡੁਲਯੋ ਨ ਸੋਇ! ਰਹਜਯੋ ਥਿਰ ਥਾਈ? 'ਉਹ। “ਸਥਿਰ। 
॥੬੬॥ 

ਤਬ ਬੋਲੇ ਸ੍ਰੀ ਗੁਰੂ ਮੁਕੰਦਾ। 

“ਹੈ ਭੂਪਤਿ ਤੁਝ ਕੁਸ਼ਲ ਅਨੰਦਾ? 

ਕਹਹੁ ਆਪਣੀ ਮਨ ਅਭਿਲਾਖਾ। 

ਖਰੋ ਹੋਨਿ ਜਾਂਤੇ ਪੁਨ ਰਾਖਾ” ॥੬੭॥ 

ਦਹਰਾ ; 

ਬੇਦੀ ਖੱਤੀ ਜਾਤ ਜੋ, ਨਾਨਕ ਨਾਮ 

ਅਨੂਪ। 

ਮਨਸੁਖ ਕੋ ਬੁਝਣ ਕਰੀ, ਲਿਖਿ ਲੀਨੀ 'ਮਨਸੁਖ ਤੋਂ ਪੁੱਛਕੇ ਰਾਜੇ ਨੇ ਲਿਖ ਲਿਆ ਸੀ 
ਤਬ ਭੂਪਾਂ ॥੬੮॥ ਤਦੋਂ। 

ਚੌਪਈ: 

ਤਿਨ ਬੂਝਨ ਕੇ ਹੇਤ ਭੁਵਾਲਾ। 

ਬੋਲਯੋ “ਸੁਨਹੁ ਸੰਤ ਕਿਰਪਾਲਾ ! 

ਅਪਨੇ ਨਾਮ ਜਾਤ ਮੁਝ ਤਾਂਈ। 

ਨਿਜ ਕਰਿ _ਕਰੁਨਾ ਦੇਹੁ _ਸੁਨਾਈ 

॥੬੯॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮਨ ਅਭਿਲਾਖ ਕਹੌ' ਸਭਿ ਪਾਛੇ। 

ਜਬ ਮੈ ਜਾਨਿ ਲੇਉ” ਬਿਧਿ ਆਛੇ। ? 
ਸੁਨਿ ਕਰਿ ਸ਼ੀ ਨਾਨਕ ਜਗ ਸਾਈਂ। 
ਸ਼ੀ ਮੁਖ ਸੋ ਸ਼ੁਭ ਗਿਰਾ ਅਲਾਈ 
॥੭੦॥ 





ਸੀ ਮੁਖਵਾਕ ॥ 
ਮਾਰੂ ਮਹਲਾ ੧ ॥ 
ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾ ਕੈ ਮੈਲੁ ਨ ਰਾਤੀ ॥ 
ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ ॥੧॥ 
ਚੌਪਈ: 
ਸਮਝ ਭੂਪ ਕਛੁ ਔਰੈ ਰੀਤੀ। 
ਬੋਲਯੋ ਬਹੁਰ ਬੁਝਨੇ ਪ੍ਰੀਤੀ'। /ਪੁੱਛਣ ਵਾਸਤੇ ਪ੍ਰੀਤੀ ਧਾਰਕੇ। 
“ਜੋਗੀ ਰੂਪ ਆਪਕੋ ਅੰਹੈ ?” 
ਅਸ ਸੁਨਿ ਪੁਨ ਸੂਰੀ ਨਾਨਕ ਕਹੈ 
॥੭੧॥ 


ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥ 
ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥੧॥ ਰਹਾਉ ॥ 


ਚੌਪਈ: "ਪਾ:-ਤਬ ਰਾਜਾਨਾ। 

ਅਸ ਸੁਨਿ ਬੋਲਯੋ ਬਹੁਰ ਰਜਾਨਾਂ। 

ਸਮਝਤਿ ਕਛੂ ਆਨ ਤੇ ਆਨਾ'। 'ਹੋਰ ਤੋਂ ਹੋਰ। 

“ਜੇ ਬੁਾਹਮਣ ਹੈ ਤੁਮਰੀ ਜਾਤੀ। 

ਕਰੁਨਾ _ਕਰਿ _ਕਹਿਯੇ _ਬਖਯਾਤੀ” 

॥੭੨॥ 
ਬ੍ੁਹਮਣੁ ਬਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥ 
ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਿਵਣ ਏਕਾ ਜੋਤੀ ॥੨॥ 

ਚੌਪਈ: 

ਸੁਨਿ ਕਰਿ ਐਸੇ ਬਚਨ ਅਨੂਪਾ। 

ਬਹੁਰੋ ਬੋਲਤਿ ਭਾ ਬਚ' ਭੂਪਾ। 

'ਜਾਤਿ ਤੁਮਾਰੀ ਖੱਤਰੀ ਅਹੈ?” 

ਸੁਨਿ ਇਉ! ਕਮਲ ਨੈਨ ਪੁਨਿ ਕਹੈ 

॥੭੩॥ 
ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥ 
ਏਕੋ ਹਾਟੁ ਸਾਹੁ ਸਭਨਾ ਸਿਰਿ ਵਣਜਾਰੇ ਇਕ ਭਾਤੀ ॥੩॥ 


775 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 776 





ਚੌਪਈ: 

ਤਦਪਿ ਨ ਨਿਸ਼ਚਾ ਭੂਪਤਿ ਆਵਾ। 

ਮਨ ਕੇ ਵਿਖੈ ਅਧਿਕ ਅਕੁਲਾਵਾ। 
-ਨਿਰਨੈ ਕਰਿ ਨਹਿ ਜਾਤਿ ਬਤਾਵੈ'। 
ਨਹਿ ਨਿਜ ਆਨਨ ਨਾਮੁ _ਅਲਾਵੈ'- 


॥੭੪ | 
ਦੋਹਰਾ: 'ਬੁਧੀਮਾਨ (ਅ) ਆਜ਼ਾਦ ਵਿਚਰਨ ਵਾਲੇ (ਏ) 


“ਸਾਧ _ਗਿਹਸਤੀ ਜਗਤ ਮੈ_ਔਰ ਸੁਮੁਖ=ਸੁਹਣੇ। 'ਪਾ:-ਸੇਮੁਖੀ ਜਾਨਤ _ਵੰਤ। 
ਸੇਮੁਖੀ' ਸੰਤ'। ਵਾ-ਸੇਮੁਖ ਜਾਨ ਭਵੱਤਿ। 


ਉਭਯ ਮੱਧ ਤੁਮ ਕੌਨ ਹੋ? ਕਹੋ ਸੰਤ ਦੋਹਾਂ ਵਿਚੋਂ। 'ਏਹ ਦੋਹਰਾ ਛਾਪੇ ਦੇ ਨੁਸਖਿਆਂ 
ਜੀ ਮੰਤ" ॥੭੫॥ ਵਿਚ ਨਹੀਂ ਹੈ, ਲਿਖਤੀ ਵਿਚ ਹੈ। 
ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥ 
ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥੪॥ 
ਚੌਪਈ: 
ਬਹੁ ਵਿਚਾਰ ਕਰਿ ਸੋਚਨ ਲਾਗਾ। 
ਘਟੀ ਬਿਤੈ! ਪੁਨ ਕਹਿ ਵਡਭਾਗਾ। 'ਘੜੀ ਬੀਤੀ ਤੇ। 
“ਜੇ ਤੁਮ ਗੋਰਖ? ਦੇਹੁ ਬੁਝਾਈ। 
ਸੁਨਿ ਕਰਿ ਸਤਿਗੁਰੁ ਗਿਰਾ ਅਲਾਈ 
॥੭੬॥ 
ਉਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿ ਵਾਸੀ ॥ 
ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥ 
ਚੌਪਈ: 
ਸੁਨੀ ਜਬਹਿ ਬਾਨੀ ਸੁਖ ਰਾਸੀ। 
ਜਾਨਹੁ! -ਨਾਨਕ ਭਇਆ ਉਦਾਸੀ-। __'ਜਾਣਿਆਂ (ਰਾਜੇ ਨੇ)। 
ਨਿਸ਼ਚਾ ਦ੍ਰਿੜ੍ਹ ਕੀਨੋ ਮਨ ਰਾਊ। 
ਬਹੁਰ ਨ ਕਬਹੂੰ ਭਯੋ ਡੁਲਾਉ ॥੭੭॥ 
ਪੇਮ ਵਿਖੈ ਭੀ ਗਦਗਦ ਬਾਨੀ। 
ਭਨਤਿ ਬਿਨੈ ਉਸਤਤਿ ਪਦ ਸਾਨੀ!। __ 'ਪਦਾਂ ਨਾਲ ਮਿਲੀ ਹੋਈ। 
“ਜਨਮ ਧੰਨ ਵਡਭਾਗ ਹਮਾਰਾ। 
ਜਾਂ ਤੇ ਦਰਸ਼ਨ ਭਯੋ ਤੁਮਾਰਾ ॥ ੭੮॥ 
ਮਨ ਮੇਰੇ ਕੀ ਜਾਨਹੁ ਸ੍ਹਾਮੀ ! 
ਬਨੈ ਨ ਕਹਿਬੋ, ਅੰਤਰਜਾਮੀ ! 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 777 


ਅਸ ਨ ਮਨੀਖਾ' ਤੁਮੈ' ਪਛਾਨੋ'। ।ਐਸੀ ਮੇਰੀ ਬੁੱਧੀ ਨਹੀਂ ਜੋ। 
ਰਸਨਾ ਸਕਤਿ ਨ ਨੁਤਹਿ! ਬਖਾਨੋ ? “ਉਸਤਤੀ। 
॥੭੯॥ 

ਕਹਿ ਇਉ ਤੀਨ ਪੁਦੱਖਨਿ ਦੀਨੀ। 

ਚਰਨ ਕਮਲ ਪਰ ਬੰਦਨ ਕੀਨੀ। 

“ਸਰਬ ਭਾਂਤਿ ਮੁਝ ਦਾਸ ਜਨੀਜੈ। 

ਚਲਿ ਕਰਿ ਭਵਨ ਪੁਨੀਤ ਕਰੀਜੈ ? 

॥੮੦॥ 

/ “ਪੂਰਬ ਧਰਮਸਾਲ ਬਨਿਵਾਵਹੁ। 

ਬਹੁਰ ਆਇ ਹਮ ਕੋ ਲੈ ਜਾਵਹੁ। ` 

ਸੁਨਿ ਕਰਿ ਭੂਪਤਿ ਸਦਨ ਸਿਧਾਯੋ। 

ਕਹਯੋ ਜੁ ਗੁਰੁ ਸੁ ਅਰੰਭ ਕਰਾਯੋ 





॥੮੧॥ 
ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਸੰਗਲਾਦੀਪ” ਪ੍ਰਸੰਗ ਬਰਨਨੰ ਨਾਮ 
ਸੈਂਤਾਲੀਸਮੋ' ਅਧਯਾਯ ॥੪੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


੪੮. [ਧਯਾਨ ਮਹਿਮਾ। ਸ਼ਿਵਨਾਭ ਪੁਤਿ ਉਪਦੇਸ਼। ਯੋਗ] 





(ਸ਼ਿਵਨਾਭ ਦੇ ਪ੍ਰੇਮ ਦਾ ਪਰੀਖਿਆ) ॥੫॥ _ (ਸ਼ਿਵਨਾਭ ਦਾ ਰਾਣੀ ਦਾ ਨਾਂ ਚੰਦਕਲਾ) ॥੧੮..॥ 


(ਦੋ ਪੁਕਾਰ ਦਾ ਜੋਗ) ॥੨੫॥ 

(੧ ਯਮ) ॥੨੭..॥ 

(ਸੱਚ ੨) ॥੩੦॥ 

(ਦੋ ਪੁਕਾਰ ਦੀ ਚੋਰੀ ੩) ॥੩੦॥ 
(ਅੱਠ ਪ੍ਰਕਾਰ ਦਾ ਕਾਮ) ॥੩੨॥ 
(ਖਿਮਾ ੬) ॥੩੬॥ 

(ਕੋਮਲਤਾ ੮) ॥੩੮॥ 

(ਸੋਚ ੧੦) ॥੩੯॥ 

(ਤਿੰਨ ਪੁਕਾਰ ਦਾ ਤਪ ੧) ॥੪੧॥ 
(ਆਸਤਿਕ ਬੁੱਧ ੩) ॥੪੬॥ 
(ਪੂਜਾ ੫) ॥੫੧॥ 

(ਪੜ੍ਹੇ ਸੁਣੇ ਉਤੇ ਅਮਲ ੭) ॥੫੩॥ 


(ਕਸ਼ਟ ਯੋਗ ਦੇ ਅੱਠ ਅੰਗ) ॥੨੬..॥ 
(ਤਿੰਨ ਪੁਕਾਰ ਦੀ ਹਿੰਸਾ ੧) ॥੨੮॥ 


(ਬੁਹਮਚਰਜ ੪) ॥੩੨॥ 
(ਧੀਰਜ ੫) ॥੩੫॥ 

(ਦਯਾ ੭) ॥੩੭॥ 
(ਸ਼ੁੱਧ ਆਹਾਰ ੯) ॥੩੮॥ 
(੨ ਨੇਮ) ॥੪੦॥ 

(ਦੋ ਕਿਸਮ ਦਾ ਸੰਤੋਖ ੨) ॥੪੩॥ 
(ਤਿੰਨ ਪੁਕਾਰ ਦਾ ਦਾਨ ੪) ॥੪੭॥ 
(ਪਾਠ ੬) ॥੫੨॥ 

(ਸ਼ਾਤਕੀ ਬ੍ਰਿਤਿ ੮) ॥੫੪॥ 


778 


(ਪਾਠ ਵਿਧਿ ੯) ॥੫੫॥ (ਹੋਮ ੧੦) ॥੫੫॥ 
(ਬੁਹਮ ਹੋਮ) ॥੫੬॥ 

(੩ ਇਕੰਤ ਦੇਸ਼) ॥੫੯॥ 

(੪ ਆਸਣ) ॥੬੦॥ 

(ਪਦਮ ਆਸਣ) ॥੬੪॥ 

(੬ ਧਿਆਨ) ॥੭੧॥ 

(ਧਾਰਨਾ) ॥ ੭੪॥ 

(ਸਾ-ਵਿਕਲਪ ਸਮਾਧਿ) ॥ ੭੭॥ 
(ਭਗਤਿ ਯੋਗ ਦੇ ਅੱਠ ਅੰਗ) ॥੮੦॥ 
ਦੋਹਰਾ: 

ਸ਼ੀ ਗੁਰੁ ਧਯਾਨ ਸੁ ਭਾਨੁ ਸਮ, ਰਿਦਾ ਕਮਲ ਬਿਗਸਾਇ। 

ਭਾਨੁ=ਸੂਰਜ। 

ਕਵਿਤਾ ਰਚੌ' ਜਥਾਮਤੀ, ਕਹੌ' ਕਥਾ ਸੁਖਦਾਇ ॥ ੧॥ 

ਜਥਾਮਤੀ=(ਅਪਨੀ) ਮਤਿ ਅਨੁਸਾਰ, ਬੁੱਧੀ ਅਨੁਸਾਰ। 

ਅਰਥ: 

ਸ਼ੀ ਗੁਰੂ ਜੀ ਦਾ ਧਯਾਨ ਸੂਰਜ ਸਮਾਨ ਹੈ, (ਜੋ) ਹਿਰਦੇ (ਰੂਪੀ) ਕਮਲ ਨੂੰ ਖਿੜਾ ਦਿੰਦਾ ਹੈ 
(ਇਸ ਖਿੜੇ ਹਿਰਦੇ ਦੀ ਦਸ਼ਾ ਵਿਚ ਮੈ ਅਪਨੀ) ਮਤਿ ਅਨੁਸਾਰ ਕਵਿਤਾ ਰਚਕੇ ਸੁਖਦਾਈ 
ਕਥਾ (ਅੱਗੋਂ) ਕਹਿੰਦਾ ਹਾਂ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: ਰਾਜੇ ਨੇ। 

ਬਹੁ ਲੋਕਨ ਬੁਲਿਵਾਇ ਭੁਵਾਲਾ। 

ਰਚੀ ਧਰਮਸਾਲਾ ਤਤਕਾਲਾ। 


(ਸਿੱਧ ਆਸਣ) ॥੬੨॥ 

(੫ ਪ੍ਰਾਣਾਯਾਮ ਦੇ ਅੰਗ) ॥੬੫॥ 

(ਦੋ ਪੁਕਾਰ ਦਾ ਧਿਆਨ) ॥੭੨॥ 
(੮ ਸਮਾਧਿ) ॥੭੬॥ 

(ਨਿਰ-ਵਿਕਲਪ ਸਮਾਧਿ) ॥ ੭੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 779 


ਮ੍ਰਿਗਮਦ' ਚੰਦਨ ਅਗਰ ਕਪੂਰਾ। 'ਕਸਤੂਰੀ। 
ਕੀਨ ਸੁ ਲੇਪਨ ਤਾਂ ਸੋ ਰੂਰਾ ॥੨॥ 
ਬਹੁ ਸੁੰਦਰ ਤਿਹ' ਦਰ ਬਨਿਵਾਏ। 
ਭਾਂਤਿ ਅਨੇਕ ਵਿਛੋਣਾ ਛਾਏ”। 

ਸਰਬ ਗੁਲਾਬ ਕੀਨ ਛਿਰਕਾਵਾ। 

ਬਹੁ _ਸੁਗੰਧਿ ਜਾਂ ਮਹਿ ਮਹਿਕਾਵਾ 
॥੩॥ 

ਤਾਂ ਮਹਿਂ ਏਕ ਪੁਯੰਕ ਡਸਾਯੋ'। 

ਉਪਰ ਰੁਚਿਰ ਬਿਛੌਨ ਬਿਛਾਯੋ'। 

ਅਸ ਪੁਕਾਰ ਕੀ ਰਚਨਾ ਕਰਿ ਕੈ। 
ਗਮਨਯੋ ਭੂਪ ਭਾਉ ਉਰ ਧਰਿ ਕੈ 
॥੪॥ 

ਜਬ ਆਵਾ ਉਪਬਨ ਕੇ ਮਾਂਹੀ। 

ਸ਼ੀ ਨਾਨਕ ਤਹਿੰ ਦੇਖੇ ਨਾਂਹੀ। 
ਪਰਖਨ ਭਾਉ ਭੂਪ', ਗਤਿਦਾਨਾ। 
(ਸ਼ਿਵਨਾਭ ਦੇ ਪ੍ਰੇਮ ਦਾ ਪਰੀਖਿਆ) 





ਭਏ ਕਾਲ ਤਿਹ' ਅੰਤਰ _ਧਯਾਨਾ 


॥੫॥ 

ਬਿਨਾਂ ਬਿਲੋਕੇ ਬਿਹਬਲ ਰਾਊ'। 
ਧਰਨਿ ਗਿਰਯੋ ਤਨ ਸੁਧ ਨਹਿਂ ਕਾਊ। 
ਲਗੀ ਮ੍ਰਿੱਤਕਾ! ਅੰਗਨ ਮਾਂਹੀ”। 

ਲੀਨ ਉਚਾਇ ਸੇਵਕਨ ਤਾਂਹੀ ॥੬॥ 
ਪੈਂਛ ਅੰਗ ਕਰਿ ਪੌਨ ਝੁਲਾਈ। 
ਚੇਤਨਤਾ ਭੂਪਤਿ ਤਨ ਆਈ। 

ਬੋਲਯੋ ਬਾਣੀ ਹੋਇ ਸਸ਼ੋਕਾ। 

“ਕਿਤ ਗੇ ਸ਼ੀ ਨਾਨਕ ਸੁਖ! ਓਕਾ?? 'ਸੁੱਖਾਂ ਦੇ। “ਘਰ। 
॥੭॥ 

ਜਿਨ ਕੇ ਦਰਸ਼ਨ ਤੀਨਹੁ' ਤਾਪਾ। 

ਤਨਕ ਬਿਲੋਕਤਿ ਹੋਵਤਿ ਖਾਪਾ। 
ਕਿਤਕ ਦਿਵਸ ਕੀ ਲਗੀ ਉਡੀਕਾ। 
ਅਬ ਪ੍ਰਾਪਤ ਭਾ ਸੁਖ ਮਮ ਜੀ ਕਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 780 





॥੮॥ 

ਮੰਦ ਭਾਗ ਭਾ ਮੋਰ ਮਹਾਨਾ'। 

ਭਏ ਸਪਦ ਹੀ ਅੰਤਰ ਧਯਾਨਾ। ? 

ਅਸ ਕਹਿ ਕਾਨਨ'' ਕੀ ਦਿਸ਼ ਦੌਰਾ। 

ਪੇਮ ਪੁਬਲ ਨੇ ਕੀਨੋ' ਬਉਰਾ ॥੬॥ 

ਆਰਤ ਹੋਇ ਪੁਕਾਰਤਿ ਭਾਰੀ। 

“ਪ੍ਰਾਨ ਨਾਥ ! ਮਿਲਿਯੇ ਇਕ ਬਾਰੀ। ” 

ਦੌਰ ਦੌਰ ਸੁਧ ਹੇਤ ਮੁਕੰਦਾ। 

ਬੂਝਤਿ' ਬਿਟਪ” ਬਿਹੰਗਨ” ਬ੍ਰਿੰਦਾ” 'ਪੁੱਛਦਾ ਹੈ। 'ਬ੍ਿੱਛਾਂ। 'ਪੰਛੀਆਂ ਨੂੰ। “ਸਾਰਿਆਂ 
॥੧੦॥ ਤੋਂ 

ਗਿਰਵਰ ਸਰਵਰ ਹੂੈ ਕਰਿ ਤੀਰਾ'। 'ਕੋਲ। 

“ਤੁਮ ਦੇਖਯੋ ਕਿਤ! ਗੁਨੀ ਗਹੀਰਾ?? __ 'ਕਿਤੇ। “ਭਾਵ ਗੁਰੂ ਜੀ ਨੂੰ। 
ਬਿਕੁਲ' ਬਚਨ ਬੋਲਤਿ ਬਨ' ਮਾਂਹੀ। __ 'ਵਯਾਕੁਲ ਹੋਇਆ। 'ਪਾ:-ਮਨ। 
ਕਿਹ ਅਸਥਾਨ ਬਿਲੋਕੇ ਨਾਂਹੀ ॥੧੧॥ 

ਸੇਦ' ਅੰਗ ਪੁਨ ਲੋਚਨ ਨੀਰਾ। 'ਮੁੜ੍ਕਾ। 

ਸਰਬ ਭੀਗ ਗੇ! ਚੀਰ” ਸਰੀਰਾ। /ਭਿੱਜ ਗਏ। ?ਕਪੜੇ। 
ਗਿਰਯੋ ਧਰਨਿ ਪਰ ਹੂੈ ਮੁਰਛਾਈ!। __ 'ਮੁਰਛਾ। 

ਤਬ ਪੁਗਟੇ ਸ਼ੀ ਗੁਰ ਜਗ ਸਾਈਂ 

॥੧੨॥ 

ਮੰਦ ਮੰਦ ਕਰਿ ਪਵਨ ਝੁਲਾਵਾ ॥ 

ਪੈਂਛ ਬਦਨ ਕੋ ਨੀਰ ਚੁਵਾਵਾ। 

ਭੀ ਤਨ ਕੀ ਸੁਧ ਪੁਨ ਅਵਨੀਪਾ। 

ਪੀਤਮ ਦੇਖੇ ਖਰੇ ਸਮੀਪਾ ॥੧੩॥ 

ਪਾਇਨ ਪਰਜਯੋ ਉਤਾਇਲ' ਕਰਿ ਕੈ। 

ਉਮਗ ਅਨੰਦ ਰਹਯੋ ਗਰ! ਭਰਿ ਕੈ। 
“ਧਰਮਸਾਲ ਮੈ' ਸਿਰਜੀ' ਸ੍ਹਾਮੀ! 

ਤੁਮ ਕਿਤ _ਗਮਨੇ _ ਅੰਤਰਜਾਮੀ? 

॥੧੪॥ 

ਅਬ ਚਲਿ ਕਰਿਯੇ ਨਗਰ ਪਵਿੱਤ੍ਰਾ। 

ਬੈਸ ਰਾਜਿਯੇ ਭਵਨ ਬਚਿੱਤ੍ਰਾ। ` 

ਬਿਨੈ ਸਨੀ! ਸ਼੍ਰੋਨਨ ਸੁਨਿਂ ਬਾਨੀ। 'ਬੇਨਤੀ ਵਾਲੀ ਬਾਣੀ। 'ਪਾ:-ਸ਼ੁਭ। ਸੁਠ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨ੍ਿਪਤ ਸੰਗ _ਗਵਨੇ ਗਤਿ ਦਾਨੀ 

॥੧੫॥ 

ਧਰਮਸਾਲ ਮਹਿ ਰੁਚਿਰ' ਪੁਯੰਕਾ। 'ਸੁੰਦਰ। 

ਤਹਿਂ ਬੈਸਾਏ ਬਦਨ!” ਮਯੰਕਾ”। 'ਮੂੰਹ। “ਚੰਦਰਮਾਂ (ਵਾਂਡੂ) ਵਾਲੇ। 
ਸਗਰੇ ਨਗਰ ਬਢਾਇ ਉਛਾਹਾ। 

ਦਰਸ਼ਨ ਹਿਤ ਨਰ ਨਾਰਿ ਉਮਾਹਾ 

॥੧੬॥ 

ਪਾਇਨ' ਨਿਕਟ ਉਪਾਇਨ ਧਰਿਹੀਂ। __'ਚਰਨਾਂ ਦੇ। 

ਹਾਥ ਜੋਰਿ ਕੈ ਬੰਦਨ ਕਰਿਹੀਂ। 

ਮੰਜੁਲ! ਫੂਲਨ ਅੰਜੁਲ? ਡਾਰਹਿਂ। ਉੱਜਲ। “ਬੁੱਕ ਭਰਕੇ। 
ਚਰਚੈਂ! ਚੰਦਨ, _ਧੂਪ _ ਧੁਖਾਰਹਿ'_ 'ਛਿੜਕਦੇ ਹਨ। 
॥੧੭॥ 

ਅਤਿ ਉਤਸ਼ਵ ਸੋ ਪੁਰਿ! ਭਾ ਪੂਰਨ। __'ਸ਼ਹਿਰ। 

ਕੀਰਤਿ ਪਸਰੀ ਪਾਵਨ ਰੂਰਨ'' ? 'ਸੂੰਦਰ। 'ਪਾ:-ਊਰ ਨ। 
ਚੰਦਕਲਾ! ਲੇ ਰਾਨੀ ਸੰਗਾ। 'ਰਾਣੀ ਦਾ ਨਾਮ। 
(ਸ਼ਿਵਨਾਭ ਦਾ ਰਾਣੀ ਦਾ ਨਾਂ ਚੰਦਕਲਾ) 

ਆਵਾ ਭੂਪਤਿ ਹ੍ਰਿਦੇ ਉਮੰਗਾ ॥੧੮॥ 

ਪੂਜਾ ਕੀਨਿ ਖੋੜਸਾ' ਪੁਕਾਰਾ। /ਸੋਲਾਂ। 'ਪਾ:-ਕੀਨੀ ਖੋੜ ਪ੍ਰਕਾਰ। 
ਕੰਚਨ ਥਾਰ ਹਾਥ ਨਿਜ ਧਾਰਾ। 

ਬਾਰ' ਚੌਮੁਖੇ? ਤਾਂ ਮਹਿ ਦੀਪਾ”। 'ਬਾਲਕੇ। “ਚਾਰ ਮੂੰਹ ਵਾਲੇ। “ਦੀਵੇ। 
ਕਰੀ ਆਰਤੀ ਪੁਨਿ ਅਵਨੀਪਾ ॥੧੯॥ 

“ਜੈ ਜੈ” ਧੁਨਿ ਧ੍ਰਮਸਾਲਾ ਪੂਰੀ। 

ਹੋਇ ਦੀਨ ਬਿਨਤੀ ਕਹਿ ਰੂਰੀ। 

“ਭੋਂ ਪੁਭੁ ਮੁਝਹਿ ਸਨਾਥ ਕਰੀਜੈ। 

ਚਰਨ _ ਸ਼ਰਨ ਕੋ _ਪਰਨਾ! ਦੀਜੈ 

॥੨੦॥ 

ਕਰਹੁ ਆਪਨੋ ਬਰ ਉਪਦੇਸ਼ੂ। 

ਜਿਹ ਤੇ ਮਿਟਿਹੈ ਜਗਤ ਕਲੇਸ਼ੂ। 

ਸਰਬ ਦੇਸ਼ ਕੋ ਕਰਹੁ ਕ੍ਰਿਤਾਰਥ। 

ਤੁਮ ਬਚਨਨ ਮਹਿ ਚਤੁਰ ਪਦਾਰਥ 

॥੨੧॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 782 


ਅਸ ਪੁਕਾਰ ਕੀ ਬਿਨਤੀ ਸੁਨਿ ਕੈ। 

ਬੋਲੇ ਦਜਾਲ ਬਿਰਦ ਨਿਜ ਜਨਿ ਕੈ”। 

“ਮਨ ਕੋ ਰੋਕਨ ਨਿਰਮਲ ਕਰਨੋ। 

ਯਹੀ ਉਪਾਵ ਕਲੇਸ਼ਨ ਹਰਨੋ ॥੨੨॥ 

ਤਾਂ ਕੀ ਜਾਨਹੁ ਹੈ ਬਿਧਿ ਦੋਊ। 

ਬੇਦ ਸੰਤ ਪੁਨਿ ਭਾਖਤਿ ਸੋਊ। 

ਜੋ ਹੋਵਹਿ ਤੁਝ ਪਾਸ ਸੁਖਾਰੋ!। 'ਤੈਥੋਂ ਸੌਖੇ ਹੋ ਸਕੇ। 
ਸੋ ਕਰਿਯੇ ਨੀਕੇ ਨਿਰਧਾਰੋ!'” ॥੨੩॥ _ 'ਨਿਸ਼ਚੇ। 
ਸੁਨਿ ਸ਼ਿਵਨਾਭ ਬੰਦ ਦੂੈ ਹਾਥਾ। 

ਚਰਨ ਕਮਲ ਪਰ ਧਰਿ ਕਰਿ ਮਾਥਾ। 

“ਜੇ ਦੈ ਬਿਧਿ ਕੇ ਕਹੇ ਉਪਾਈ। 

ਕਰਿ ਬਿਥਾਰ ਸੋ” ਦੇਹੁ ਸੁਨਾਈ? 





॥੨੪॥ 
“ਭੋ! ਰਾਜਨ ਜੋ ਦੈ ਪਰਕਾਰਾ। 
(ਦੋ ਪੁਕਾਰ ਦਾ ਜੋਗ) 


ਸੋ ਉਚਰਤਿ ਹੋ ਕਰਿ ਬਿਸਥਾਰਾ। 


ਕਸ਼ਟ ਜੋਗ ਇਕ, ਭਗਤਿ ਜੋਗ ਸੁਨਿ।” 

“ਕਸ਼ਟ ਯੋਗ ਤੋ” ਮੁਰਾਦ ਹਠ ਯੋਗ ਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪ ਪਰਤਾਵੇ ਮਾਤ ਲਈ ਹਨ 
ਯੋਗ ਕਰਕੇ ਵੇਖ ਕੇ ਇਸ ਦੀ ਪ੍ਰੰੜ੍ਹਤਾ ਨਹੀਂ ਕੀਤੀ। ਯਥਾ:- 

ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥ 

ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਢਿ ਮਰੈ ॥ 

ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥ 

ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧ ॥।ਪ੍ਰਾ: ਅ: ਮ: ੧ 

ਇਸ ਵਿਦਯਾ ਦਾ ਪੂਰਾ ਉਸਤਾਦ ਬੀ ਨਹੀਂ ਮਿਲਦਾ। ਇਸਦੇ ਸਾਧਨਾਂ ਵਿਚ ਸਰੀਰ ਤੇ ਐਸੇ ਅਸਰ 
ਪੈਂਦੇ ਹਨ ਕਿ ਅਕਸਰ ਲੋਕ ਰੋਗੀ ਹੋ ਜਾਂਦੇ ਵੇਖਣ ਵਿਚ ਆਏ ਹਨ। ਸਤਿਗੁਰਾਂ ਨੇ ਇਸ ਕਰਕੇ 
ਸਹਿਜ ਯੋਗ ਸਿਖਾਯਾ ਹੈ, ਜਿਸਨੂੰ ਪੇਮ ਜੋਗ, ਭਗਤ ਜੋਗ ਆਦਿ ਕਹਿੰਦੇ ਹਨ। ਯਥਾ:- 

“ਭਗਤਿ ਜੋਗ ਕੌ ਜੈਤਵਾਰ ਹਰਿ ਜਨਕੁ ਉਪਾਯਉ।” ਸਵ: ਮ: ੫ ਕੇ 

ਗੁਰੂ ਜੀ ਨੇ ਨਾਮ ਨਾਲ ਚਿਤ ਦਾ ਜੀਉ ਪੈਣਾ ਤੇ ਸਾਈਂ ਦੇ ਪ੍ਰੰਮ ਵਿਚ ਲਗ ਪੈਣਾ ਸਿਖਾਇਆ ਹੈ, ਜੋ 
ਗੁਹਸਤੀ ਬੀ ਕਰ ਸਕਦੇ ਤੇ ਜੀਵਨ ਦਾ ਆਤਮ ਰਸ ਮਾਣ ਸਕਦੇ ਹਨ। ਕਵਿ ਸੰਤੋਖ ਸਿੰਘ ਜੀ ਨੇ 
ਇਸੇ ਅਧਯਾਯ ਦੇ ਅਖੀਰ ਅੰਕ ੯੧ ਵਿਚ ਇਹੋ ਗੱਲ ਦੱਸੀ ਹੈ - ਭਗਤ ਜੋਗ ਇਹ ਜਾਨਿਯੇ ਕਲਿ 
ਮਹਿ ਪੰਥ ਸੁਖੇਨ। ਕਸ਼ਟ ਜੋਗ ਦੁਸ਼ਤਰ ਅਹੈ ਹੋਇ ਨ ਜੇਨੰ ਕੇਨ। 

ਇਨ ਦੋਨੋ ਤੇ ਹੂ ਨਿਰਮਲ ਤਨ 

॥੨੫ | 

ਪੁਥਮ ਕਸ਼ਟ ਜੋ ਜੋਗ ਬਖਾਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਅਸ਼ਟ ਅੰਗ ਤਾਂ ਕੇ ਸੁਨਿ ਕਾਨਾ। 
(ਕਸ਼ਟ ਯੋਗ ਦੇ ਅੱਠ ਅੰਗ) 

ਯਮ ਅਰ ਨੇਮ, ਇਕੰਤੰ ਦੇਸੂ। 
ਆਸਨ, ਪ੍ਰਾਣਾਯਾਮ ਸੁਦੇਸ਼ੂ ॥੨੬॥ 
ਧਯਾਨ, ਧਾਰਨਾ, ਅਸ਼ਟ' ਸਮਾਧਿ”। 
ਪਾਇ ਪਰਮਪਦ! ਇਨ ਕੋ ਸਾਧਿ?। 
ਪ੍ਰਿਥਮੇ ਯਮ, ਸੋ ਦਸ ਪਰਕਾਰਾ। 

(੧ ਯਮ) 

ਲੌਛਨ ਤਿਨ ਕੋ ਕਰੋ ਬਿਥਾਰਾ ॥੨੭॥ 
ਦਹਰਾ : 

ਏਕ ਅਹਿੰਸਾ” ਜਾਨਿਯੇ, 

ਮਨ ਬਚ ਕਾਂਯਾਂ ਤੀਨ। 

(ਤਿੰਨ ਪੁਕਾਰ ਦੀ ਹਿੰਸਾ ੧) 

ਪਰ ਕੋ ਬੁਰਾ ਜਿ ਚਿਤਵਨਾ, 

ਮਨ ਕੀ ਹਿੰਸਾ ਚੀਨ ॥੨੮॥ 
ਚੌਪਈ: 

ਫਿੱਕਾ ਬੋਲ ਦੁਖਾਇ ਹਨਾਵੈ”'। 
ਹਿੰਸਾ ਬਚਨਨ ਕੀ ਕਹਿਲਾਵੈ। 

ਤੀਜੀ ਮਾਰਨ ਜੀਵਨ ਕੇਰੀ। 

ਤਯਾਗੈ ਇਨ ਕੋ ਹੂ ਬਿਨ ਦੇਰੀ 
॥੨੯॥ 

ਦੁਤਿਯੇ ਸਚ ਉਚਰਨ ਨਿਰਬਹੈ”। 
(ਸੱਚ ੨) 

ਕਬਹੂੰ ਕੂਰ ਨ ਕਿਹ ਬਿਧਿ ਕਹੈ। 
ਤੀਜੇ ਹੈ ਦੂਰੈ ਭਾਂਤਿ ਸਤੇਈ'। 

(ਦੋ ਪੁਕਾਰ ਦੀ ਚੋਰੀ ੩) 

ਇਕ ਤਨ ਕੀ, ਇਕ ਮਨ ਕੀ ਸੇਈ 
॥੩੦॥ 

ਪਰ ਕੀ ਵਸਤੁ ਛਪਾਵਨ ਕਰਨੀ। 
ਏਹੁ ਸਤੇਈ ਤਨ ਕੀ ਬਰਨੀ। 

ਕਰਹਿ ਪਾਪ, ਪੁਨ ਰਾਖਿ ਦੁਰਾਏ। 
ਇਹ ਮਨ ਕੀ ਚੋਰੀ ਕਹਿਲਾਏ ॥੩੧॥ 
ਇਨ ਦੈ ਤਜਿਨ, _ਤ੍ਰਿਤਿਯ _ਯਮ 


783 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਾਨਹੁ। 

ਭੂਲ ਨ! ਕਹੂੰ ਨ੍ਰਿਪਤ ! ਮਨ ਠਾਨਹੁ। 
ਚੌਥੇ ਬ੍ੁਹਮਚਰਜ ਸੁਖਸਾਰੂ'। 
(ਬੁਹਮਚਰਜ ੪) 

ਜੀਤਨ ਕਾਮ _ਅਸ਼ਟ ਪਰਕਾਰੂ' _:- 
॥੩੨॥ 

(ਅੱਠ ਪ੍ਰਕਾਰ ਦਾ ਕਾਮ) 

ਪ੍ਰਿਥਮੈ ਤ੍ਰਿਯ ਕੀ ਬਾਤੈ' ਕਰਨੀ। 

ਦੂਜੇ ਸੁਨਿ ਸੁਨਿ ਮਨ ਮਹਿੰ ਧਰਨੀ। 
ਤੀਜੈ ਤਿਯ ਇਕਾਂਤ ਮਿਲ ਬੈਸਨ ॥ 
ਚੌਥੇ ਹੋਵਤਿ ਅੰਗ ਸਪਰਸ਼ਨ ॥ ੩੩॥ 
ਪੰਚਮ ਹਿਤ ਕਰਿ ਦੇਖੈ ਤਿਯ ਕੋ। 
ਛਠੇ!' ਅਲਿੰਗਨ? ਕਰੈ ਹੀਯ ਸੋ'। 
ਸਪਤ ਚਿਤਵਨੋ' ਮਨ ਮਹਿ ਨਾਰੀ। 
ਅਸ਼ਟਮ _ ਭੋਗ _ਕਰਨ _ਬਿਧਿਸਾਰੀ 
॥੩੪॥ 


ਇਨ ਸਭਿਹਿਨਿ ਕੋ ਤਯਾਗੇ ਜੇਈ। 
ਬੁਹਮਚਰਜ ਧਾਰਤਿ ਹੈ' ਤੇਈ। 

ਪੰਚਮ ਯਮ ਹੈ ਧੀਰਜ ਕਰਨੀ। 
(ਧੀਰਜ ੫) 

ਦੁਖ ਸੁਖ ਸਦਾ ਸਹੇ ਸਮ ਧਰਨੀ 


॥੩੫॥ 
ਆਪਦ' ਸੰਪਦ”, ਆਤਪ”, ਸੀਤਾ“। 


ਬਿਕੁਲ! ਨ ਹੋਇ ਡੁਲਾਵੈ ਚੀਤਾ?। 
ਖਸ਼ਟਮ' ਯਮ ਹੈ ਖਿਮਾ? ਸੁਹਾਈ”। 
(ਖਿਮਾ ੬) 

ਮਨ ਮਹਿੰ ਛੋਭਾ' ਨ ਕਬਹੁ ਉਠਾਈ 
॥੨੩੬॥ 

ਭਲਾ ਕਿ ਬੁਰਾ ਬਖਾਨੈ ਕੋਇ। 

ਸਹਿਨ ਸ਼ੀਲ' ਮਨ ਸਭਿ ਤੇ ਹੋਇ। 
ਸਪਤਮ ਦੁਖੀ ਨ ਦੇਖੇ ਕਾਂਹੀ!। 


(ਦਯਾ ੭) 


784 





/ਡੁੱਲਕੇ ਵੀ ਨਾ। 
ਸ੍ਰੇਸ਼ਟ ਸੁਖ ਦਾਤਾ। 


/ਅੱਠ ਤਰ੍ਹਾਂ। 


'ਛੀਵੇਂ। “ਛੋਹਣਾ। 
ਖਿਆਲ ਕਰਨਾ। 


'ਦੁੱਖ ਵਿਚ। “ਖੁਸ਼ਹਾਲੀ ਵਿਚ। 'ਧੁੱਪ ਵਿਚ। 
“ਪਾਲੇ ਵਿਚ। 

'ਵਿਆਕੁਲ। 2ਚਿੱਤ। 

/ਛੇਵੇਂ। “ਦੂਜੇ ਦੀ ਵਧੀਕੀ ਸਹਿਣੀ। 'ਸ਼ੋਭਾ ਵਾਲੀ 
ਹੈ। 

'ਰੰਜਗੀ। 


!ਸਹਾਰੇ ਦਾ ਸੁਭਾਵ। 
ਕਿਸੇ ਨੂੰ ਬੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 785 


ਦਯਾ _ਕਰੇ _ਸਭਿ ਸੋਂ ਨਿਰਬਾਹੀ 

॥੩੭॥ 

ਅਸ਼ਟਮ ਕੋਮਲ ਹਿਰਦਾ ਰਾਖੈ। 

(ਕੋਮਲਤਾ ੮) 

ਸ਼ੁਭ ਉਪਦੇਸ਼ ਸਭਨ ਸੋ ਭਾਖੈ। 

ਨੌਮੋ ਯਮ ਮਿਰਜਾਦ ਅਹਾਰਾ'। 

(ਸ਼ੁੱਧ ਆਹਾਰ ੯) 

ਭਲਾ ਬੁਰਾ _ਲਖਿ _ਕਰੈ ਵਿਚਾਰਾ 

॥੩੮॥ 

ਖਾਵਨ ਕੋ ਅਹਾਰ' ਹੈ ਜੇਤੋ। ਭੋਜਨ। 

ਚੌਥੇ ਭਾਗ ਖਾਇ ਕਮ' ਤੇਤੋ”। ਘੱਟ। “ਤਿਸ ਤੋਂ'। 
ਦਸਮੋ ਯਮ ਸੋ ਸ਼ੋਚ' ਲਖੀਜੈ। ਪਵਿੱਤਰ ਹੋਣਾ। 
(ਸੋਚ ੧੯) 

ਜਲ _ਮਿਿਤਕਾ' ਇਸ਼ਨਾਨ _ ਕਰੀਜੈ 'ਮਿੱਟੀ। 
॥੩੯॥ 

ਰਾਗ ਦ੍ਰੈਖ ਕੀ ਮਲ ਉਰ ਮਾਂਹੀ। 

ਤਜਿ ਕਰਿ ਸੋਚਾਂ ਕਰਤਿ ਹੈ ਤਾਂਹੀ: __ 'ਪਵਿੱਤੁਤਾ। “ਤਦੋਂ'। 





ਯਮ ਦਸ ਇਸੀ ਪੁਕਾਰ ਅਲਾਏ। 
ਦਸ ਅਬ ਨੇਮ ਸੁਨੋ _ਮਨ ਲਾਏ:- 


॥੪੦॥ 

(੨ ਨੇਮ) 

ਪੁਥਮੇ ਤਪ ਸੋ ਤੀਨ ਪ੍ਰਕਾਰਾ। 

(ਤਿੰਨ ਪੁਕਾਰ ਦਾ ਤਪ ੧) 

ਰਜ ਤਮ ਬਹੁਰ ਸ਼ਾਂਤਕੀ ਸਾਰਾ। 

ਛੁਧਾ', ਅਗਨ, ਜਲ ਸੋ ਤਨ ਤਾਵਾ?। _'ਭੁੱਖ। “ਤਪਾਇਆ। 

ਇਹੈ `ਤਾਮਸੀ ਫਲ ਦਾ! ਗਾਵਾ? 'ਫਲ ਦੇਣ ਵਾਲਾ। “ਕਿਹਾ ਜਾਂਦਾ ਹੈ। 
॥੪੧॥ 

ਰਿਦੇ ਗਕਾਨ ਇਸ ਤੇ ਨਹਿ ਹੋਇ। 

ਦੇਤਿ ਫਲਨ', ਜੇ ਕਰਿ ਹੈ ਕੋਇ। 'ਫਲਾਂ ਨੂੰ। 

ਰੋਕ ਕੁਕਰਮ! ਰਿਖੀਕ? ਜੁ" ਕਰਨੀ। __ 'ਮੰਦੇ ਕੰਮਾਂ ਦੀ। “ਇੰਦ੍ਰੀਆਂ ਨੂੰ। 'ਪਾ:-ਜਿ। 
ਰਾਜਸ _ਇਹੈ _ਸੁਕਰਮਨ _ਧਰਨੀ”'_'ਸ੍ਰੇਸ਼ਟ ਕੰਮਾਂ ਦਾ ਧਾਰਨਾ। 'ਪਾ:-ਕਰਨੀ। 
॥੪੨॥ 


<< 


ਦਹਰਾ . 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 786 





ਦੂਰ ਪੁਕਾਰ ਸੋ ਚੀਨ ॥੪੩॥ 
(ਦੋ ਕਿਸਮ ਦਾ ਸੰਤੋਖ ੨) 


ਹਾਥ ਪਦਾਰਥ ਆਵਤਿ ਨਾਂਹੀ। 

“ਹੋਂ ਸੰਤੋਖੀ` ਅਸ ਮੁਖ ਪ੍ਰਾਹੀ। 

ਤਿਸ ਤੇ ਰਿਦੈ ਹਰਖ ਨਹਿ ਹੋਇ। 

ਨਿਜ _ਕੀਰਤਿ ਕੋ __ਚਾਹਤਿ ਸੋਇ 

॥੪੪॥ 

ਦੁਜੇ ਯਥਾ ਲਾਭ ਸੰਤੋਖੁ”। 'ਜੋ ਮਿਲ ਜਾਏ ਉਸ ਤੇ ਸੰਤੋਖ। 

ਧਾਰਤਿ ਹੈ ਯੋਗੀ ਬਿਨ ਦੋਖੂ। 
ਤਾਂ ਭੀ। “ਪਰਸੰਨ ਰਹੇ। 
'ਮਿਲ ਜਾਵੇ। “ਤਾਂ ਭੀ। 


"ਪਾ:-ਵਾਹਿਗੁਰੂ ਕਰਿ ਜਾਪਿ ਲੇਹੁ ਰਖੈ ਜਿ ਮਨ 
ਸੁਖ ਪਾਇ। 
ਤੀਸਰ ਆਸਤਕ' ਬੁੱਧਿ ਹੈ, ਸ਼ਰਧਾ ਵਾਲੀ। 
ਗੁਰੁ ਬਚ! ਦ੍ਰਿੜ ਨਿਸ਼ਚਾਇ? ॥੪੬॥ _ 'ਗੁਰ ਬਚਨਾਂ ਉਤੇ। “ਦ੍ਰਿੜ ਨਿਸ਼ਚਾ ਕਰੇ। 
(ਆਸਤਿਕ ਬੁੱਧ ੨) 
ਚੌਪਈ: 


ਚੌਥੇ ਦਾਨ ਦੇਨਿ ਕੋ ਦਾਤਾ। 

(ਤਿੰਨ ਪੁਕਾਰ ਦਾ ਦਾਨ ੪) 

ਤਮ, ਰਜ, ਸਤ ਗੁਨ ਤਿੰਹ ਤ੍ਰੈ ਭਾਂਤਾ!। 
ਕਲਹਿ ਕ੍ਰੋਧ ਸੋ ਬਿਨ ਸ਼ੁਭ ਕਾਲਾ। 
ਦੇਤਿ _ਤਾਮਸੀ _ ਰੀਤਿ!  ਬਿਸਾਲਾ 
॥੪੭॥ 

ਨਿਜ ਜਸ ਹੇਤ ਦੇਤਿ ਜੋ ਦਾਨਾ। 
ਅਹੈ ਰਾਜਸੀ, ਫਲ ਲਘੁ! ਜਾਨਾ। 
ਕਰਿ ਕੈ ਬਿਨੈ' ਦੇਯ ਨਰ? ਦੇਖੀ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਏਹੁ _ ਸ਼ਾਂਤਕੀ _ਫਲਤਿ' _ ਵਿਸ਼ੇਖੀ 'ਫਲਦਾ ਹੈ। 
॥੪੮॥ 

ਦਹਰਾ : 

ਵਾਹਿਗੁਰੂ ਕੋ ਜਾਨਿ ਕੈ, 

ਸਭੈ ਪਦਾਰਥ ਦੇਇ। 

ਤਨਕ ਨ ਅਪਨਾ ਮਾਨਈ, 
ਤਾਂਹਿ ਅਖੈ' ਫਲ ਲੇਇ ॥੪੯॥ 'ਅਵਿਨਾਸ਼ੀ, ਜੋ ਕਦੇ ਨਾਸ਼ ਨਾ ਹੋਵੇ। 
ਚੌਪਈ: /ਯਾਂ। 
ਦਰਬ ਕਿਧੌ?, ਬਿੱਦਯਾ ਕੌ ਦਾਨਾ। 
ਦੇਤਿ ਸ਼ਾਂਤਕੀ ਹੋ ਨਿਰਮਾਨਾ। 

ਤਿਹਂ ਕੋ ਫਲ ਹੂੈ ਅਮਿਤ ਬਿਸਾਲਾ। 
ਬੇਦ ਸੰਤ ਭਾਖਤਿ ਇਸ ਢਾਲਾ ॥੫੦॥ 
ਪੰਚਮ ਪੂਜਾ ਮਨ ਕਰਿ ਕਰਨੀ। 
(ਪੂਜਾ ੫) 

ਰਿਦੇ ਭਾਵਨੀ ਗੁਰੂ ਮਹਿ ਧਰਨੀ। 
ਸਫਲੀ ਪੂਜਾ ਹੋਵਤਿ ਤਾਂ ਕੀ। 

ਸਦਾ ਭਾਵਨੀ ਸੋ ਮਤਿ ਜਾਂ ਕੀ ॥੫੧॥ 
ਦਹਰਾ : 

ਤਾਂ ਕੇ ਜੇ' ਅਨੁਸਾਰ। 

(ਪਾਠ ੬) 

ਤਿਨ ਹੀ ਕੋ ਪਢਿਹੈ' ਸੁਨੈ, 

ਤਿਨ ਕੋ ਕਰਹਿ ਬਿਚਾਰ ॥੫੨॥ 
ਚੌਪਈ: 

ਗੁਰੂ ਸਿਧਾਂਤ ਬਿਨਾ ਜੋ ਆਨਾ। 

ਤਿਨ ਕੇ ਬਚਨ ਸੁਨੇ ਨਹਿ ਕਾਨਾ। 
ਸਪਤਮ ਪੰਢੈ ਸੁਨੈ ਜਿਹ' ਰੀਤੀ। 

(ਪੜ੍ਹੇ ਸੁਣੇ ਉਤੇ ਅਮਲ ੭) 

ਵਰਤੈ ਤਿਹ ਅਨੁਸਾਰ ਸਪੁੀਤੀ ॥੫੩॥ 
ਬਿਨਾ ਦੰਭ ਗੁਰੁ ਸਬਦ ਕਮਾਵਨ। 
ਕਰਹਿ ਸਦਾ ਹੈ ਤਨ ਮਨ ਪਾਵਨਾ!। 
ਅਸ਼ਟਮ ਬ੍ਰਿੱਤਿ ਸ਼ਾਂਤਕੀ ਰਾਖੈ। 

(ਸ਼ਾਤਕੀ ਬ੍ਰਿਤਿ ੮) 





787 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 788 


ਨਿਵ ਚਲਣਾ ਮਧੁਰੀ' ਮੁਖ ਭਾਖੈ_'ਮਿੱਠੀ। 

॥੫੪॥ 

ਨਵਮੋ ਨੇਮ ਪਾਠ ਜੋ ਕਰਨਾ। 

ਪਾਠ ਵਿਧਿ ੯) 

ਤਿਹ ਮਹਿੰ ਅਪਰ! ਨ ਬਚਨ ਉਚਰਨਾ। _'ਹੋਰ। 

ਦਸਵੇ” ਹੋਮ ਅਗਨਿ ਜੋ ਕਰਿਹੀ। /ਕਰਦੇ ਹਨ। 'ਪਾ:-ਦਸਮੋ'। 

(ਹੋਮ ੧੦) 

ਸੁਰ ਪ੍ਰਸੰਨ ਹਿਤ ਮਨਸਾ ਧਰਿਹੀ? 'ਦੇਵਤੇ। “ਧਰਦੇ ਹਨ। 

॥੫੫॥ 

ਸਿੱਖ ਛੁਧਾਤੁਰ' ਕੇ ਮੁਖ ਪਾਵਨਾ। ਭੁੱਖੇ। “ਪਾਵੇ। 

ਬ੍ੁਹਮ ਹੋਮ ਇਹ ਭਲੋ ਸੁਹਾਵਨ। 'ਪਾ:-ਬ੍ਰਹਮ ਭੋਜ। 

(ਬ੍ਹਮ ਹੋਮ) 

ਵਾਹਿਗੁਰੂ ਕੋ ਕਰਹਿ ਉਚਾਰਾ। 

ਤਾਂ ਪਾਛੇ ਮੁਖ ਪਾਇ ਅਹਾਰਾ ॥੫੬॥ ” 

“ਕਵਿ ਜੀ ਦਸਦੇ ਹਨ ਕਿ ਪਰਮੇਸ਼ੁਰ ਦੇ ਮਾਰਗ ਟੁਰਣ ਵਾਲੇ ਭੁੱਖੇ ਸਿੱਖ ਨੂੰ ਜੋ ਭੋਜਨ ਖਿਲਾਉਣਾ ਹੈ 

ਇਹ ਦੇਉਤਿਆਂ ਨੂੰ ਪੁਸੰਨ ਕਰਨ ਨਮਿੱਤ ਅੱਗ ਵਿਚ ਹੋਮ ਕਰਨ ਨਾਲੋਂ' ਸ੍ਰੇਸ਼ਟ ਹੈ। ਅੰਗ ੫੭ ਵਿਚ 

ਦੱਸਦੇ ਹਨ ਕਿ ਅੱਗ ਨੂੰ ਦੇਉਤਿਆਂ ਦਾ ਮੂੰਹ ਤੇ ਜੀਭ ਕਹਿੰਦੇ ਹਨ, ਪਰ ਸਾਰੇ ਦੇਉਤੇ ਬ੍ਰਹਮ ਸਮੇਤ 

“ਹਰਿਨਾਮ” ਦਾ ਉਚਾਰਣ ਸੁਣਕੇ ਪ੍ਰਸੰਨ ਹੁੰਦੇ ਹਨ, ਨਾਮ ਜਪਣ ਵਾਲੇ ਛੁਧਾਤੁਰ ਦੇ ਮੂੰਹ ਵਿਚ ਅੰਨ 

ਪਾਉਣਾ ਇਹ ਬ੍ਰਹਮ ਹੋਮ ਹੈ, ਜਿਸ ਵਿਚ ਅੰਨ ਦੀ ਅਹੂਤੀ ਪੈੱਦੀ ਹੈ ਤੇ ਜੀਭ ਨਾਮ ਉਚਾਰਨ ਵਾਲੀ 

ਹੋਣ ਕਰਕੇ ਉਹ ਅਹੂਤੀ ਬ੍ਰਹਮ ਨੂੰ ਪਹੁੰਚਦੀ ਹੈ, ਬ੍ਰਹਮ ਦੇ ਪ੍ਰਸੰਨ ਹੋਣ ਨਾਲ ਸਾਰਾ ਬ੍ਰਹਮੰਡ ਪ੍ਰਸੰਨ 

ਹੁੰਦਾ ਹੈ। ਅੰਗ ੫੮ ਵਿਚ ਤਨ ਹੰਤਾ ਦਾ ਅਰਪਨ ਕਰਨਾ ਕਵਿ ਜੀ ਨੇ ਗਯਾਨ ਰੂਪੀ ਹੋਮ ਲਿਖਿਆ 

ਹੈ। 

ਬਦਨ ਦੇਵਤਾ ਪਾਵਕ ਕਹਿਯੇ'। ਨਾਮ ਵਾਲੇ ਛੁਧਾਤੁਰ) ਦੇ ਮੂੰਹ ਨੂੰ ਅਗਨੀ 
ਦੇਵਤਾ ਕਹੋ (ਅ) ਅੱਗ ਨੂੰ ਦੇਉਤਿਆਂ ਦਾ ਮੂੰਹ 
ਕਹਿੰਦੇ ਹਨ। 

ਸਰਬ ਸੁਰਨ ਕੀ ਜਿਹਵਾ ਲਹਿਯੇ”। /ਅੱਗ ਸਾਰੇ ਦੇਉਤਿਆਂ ਦੀ ਜੀਭ ਸਮਝੋ। 

ਬ੍ੁਹਮ ਪੁਸੰਨ ਸੰਗਿ ਸੁਰ ਸਾਰੇ। 

ਤ੍ਰਿਪਤਿ ਹੋਤਿ _ਹਰਿਨਾਮ ਉਚਾਰੇ! 'ਛੁਧਾਤੁਰ ਦੀ ਜੀਭ ਨੇ ਅਹੂਤੀ ਲਈ ਹੈ ਅੰਨ ਦੀ 

॥੫੭॥ ਨਾਮ ਉਚਾਰਕੇ) ਹਰਿ ਨਾਮ ਦੇ ਉਚਾਰਨ ਨਾਲ 
ਬ੍ਰਹਮ ਪੁਸੰਨ ਹੁੰਦਾ ਹੈ (ਬੁਹਮ ਪੁਸੰਨ ਹੋਣ 
ਨਾਲ) ਸਾਰੇ ਦੇਵਤੇ (ਸੁਤੇ ਹੀ) ਤ੍ਰਿਪਤ ਹੁੰਦੇ 
ਹਨ। 





ਇੰਦੂ ਰਸਾਂ ਦੇ ਵੇਗ। [ਸੰਸ. ਦੂਵ] (ਅ) ਇੰਦੂ 
ਰਸਾਂ ਦੇ ਪਦਾਰਥ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 789 


ਤਨ ਹੰਤਾਦਿਕ' ਸਰਬ ॥੫੮॥ 

ਚੌਪਈ: 

ਦਸ ਪੁਕਾਰ ਇਹ ਨੇਮ ਗਿਨਾਵਾ। 

ਕਸ਼ਟ ਜੋਗ ਦੁਤਿ' ਅੰਗ ਸੁਹਾਵਾ। 'ਦੂਜਾ। 

(੩ ਇਕੰਤ ਦੇਸ਼) ਥਾਂ ਹੈ ਜੋ ਏਥੇ ਨਹੀਂ, ਉਸਦੀ _ਥਾਵੇ' 
“ਇਕੰਤਦੇਸ਼” ਇਕ ਅੰਗ ਆਪ ਨੇ ਏਥੇ ਤੀਸਰੇ 
ਥਾਂ ਦਿੱਤਾ ਹੈ, ਇਹ ਵੰਡ ਪੌਰਾਣ ਆਦਿ ਯਾ ਹੋਰ 
ਯੋਗ ਗੁੰਥਾਂ ਅਨੁਸਾਰ ਹੈ, ਇਸੀ ਤਰ੍ਹਾਂ ਯਮ 
ਨਿਯਮ ਇੱਥੇ ਦਸ ਦਸ ਵਰਣਨ ਹੋਏ ਹਨ, ਯੋਗ 
ਦਰਸ਼ਨ ਵਿੱਚ ਪੰਜ ਪੰਜ ਹਨ। 

ਨਰ ਬਚ ਸੁਨਿਯ ਨਾ, ਤਹਾਂ ਬਸੰਤੇ 'ਪੁਰਸ਼ਾਂ ਦੇ ਬਚਨ ਸੁਣਾਈ ਨਾ ਦੇਣ। 

॥੫੯॥ 

ਚੌਥੇ ਅੰਗ ਯੋਗ ਕਾ ਆਸਨ। 

(੪ ਆਸਣ) 

ਬੇਦ ਜੁਗੀਸ਼ਰ ਕਰਿਹੀਂ ਭਾਸ਼ਨ। 

ਜੇਤੇ ਜੀਵ ਜਗਤ ਮਹਿ ਜਾਨਹੁ। 

ਆਸਨ ਤੇਤੇ ਹੀ ਪਰਮਾਨੁਹ' ॥੬੦॥ 

ਤਿਨ ਤੇ ਯੁਗਮ' ਸ਼ਿਰੋਮਣ ਬੀਨੇ?। 

ਮਹਾਂ ਪੁਰਖ ਹਿਤ ਕਰਿ! ਸੋ ਲੀਨੇ। 

ਸਿੱਧ ਆਸਨ, ਪਦਮਾਸਨ ਦੋਊ। 

ਤਿਨਹਿਂ ਜਿ ਲੌਛਨ ਸੁਨਿਯੇ ਸੋਊ 

॥੬੧॥ 

ਛਿਤਿ' ਕਛੁ ਖੋਦ ਮਿਦੁਲ ਤ੍ਰਿਣ” ਪਾਏ। _'ਧਰਤੀ। “ਨਰਮ ਘਾਹ। 

(ਸਿੱਧ ਆਸਣ) 

ਬੈਸਹਿ ਪੁਨ ਪਟ" ਬਿਮਲ? ਬਿਛਾਏ। __ 'ਕੱਪੜਾ। “ਉੱਜਲ। 

ਹੈ ਪਾਵਨ, ਨਹਿਂ ਅੰਗ ਡੁਲਾਏ। 

ਬਾਮ! ਪੈਰ ਸੋਂ ਗੁਦਾ ਦਬਾਏ ॥੬੨॥ _ 'ਖੱਥੇ। 

ਦੋਹਰਾ: /ਸੱਜਾ। 

ਇੰਦੀ ਪਰ ਦਹਿਨ' ਧਰੈ, 

ਅੱਗੂ!' ਨਾਸਕਾ? ਧਯਾਨ। ਅੱਗੇ। “ਨਾਸਾਂ (ਉੱਤੇ)। 

-ਸਿੱਧਿ ਆਸਨ- ਇਹ ਕੋ ਭਨੈ”, ਕਹਿੰਦੇ ਹਨ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 790 





ਯੋਗੀ" ਕਰਤਿ ਸਜਾਨ! ॥੬੩॥ 'ਚਤੁਰ। 'ਪਾ:-ਯੌ' ਨਰ। 
ਚੌਪਈ: 

ਦਾਏ' ਪਗ ਪਰ ਧਰਿ ਕਰਿ ਬਾਂਵਾਂ। 

(ਪਦਮ ਆਸਣ) 

ਬਾਵੇ' ਪਰ ਕਰ ਦਹਿਨ ਟਿਕਾਵਾ'। ਪਾਠਾਂਤੂ-ਦਾਂਏ ਪਟ ਪਰ ਧਰ ਪਗ ਬਾਂਵਾਂ। ਬਾਂਵੇਂ 


ਪਰ ਪਗ ਦਹਿਨ ਟਿਕਾਵਾ। 
ਦੋਨੋਂ ਭੁਜਾ ਕੰਡ ਕਰਿ ਪਾਛੇ। 
ਗਹੇ! ਅੰਗੂਠੇ ਪਗ? _ਦਿਢ” ਆਛੇ_'ਫੜੇ। 'ਘੈਰਾਂ ਦੇ। 'ਪੱਕੇ ਕਰਕੇ। 
॥੬੪॥ 
ਭੁ ਕੋ! ਕਿਧੋ? ਨਾਸਕਾ” ਧਯਾਨਾ। 'ਭਰਵੱਟਿਆਂ ਦੇ ਵਿਚਲੀ ਥਾਂ। “ਜਾਂ। “ਨਾਸਾਂ। 
ਕਰਿ ਬੈਸੇ!' ਪਦਮਾਸਨ ਜਾਨਾ। /ਬੈਠੇ। 
ਅੰਗ ਪੰਚਮੋ ਪ੍ਾਣਾਯਾਮ। 
(੫ ਪ੍ਰਾਣਾਯਾਮ ਦੇ ਅੰਗ) 
ਪੂਰਕ, ਕੁੰਭਕ, ਰੇਚਕ, ਨਾਮ ॥੬੫॥ 
ਬਾਹਰ ਤੇ ਮਨ ਸੁਰਤਿ ਟਿਕਾਵੇ। 
ਦਹਿਨੇ ਸੁਰ ਤੇ ਪ੍ਰਾਣ ਚਢਾਂਵੈ। 
ਖੈਂਚਤਿ ਦ੍ਰਾਦਸ਼' ਮਾਤੂਹਿ?” ਜੋਇ। 
ਓਅੰਕਾਰ ਜਪੈ ਤਬ ਸੋਇ ॥੬੬॥ 
ਜਿਤੇ! ਪਾਣ ਅੰਤਰ ਠਹਿਰਾਵੈ। 
“ਕੰਭਕ? ਤੇਤੋ! ਨਾਮ ਕਹਾਵੈ। 
ਚੌਬਿਸ ਮਾਤ੍ਹਾ ਓਅੰਕਾਰਾ। 
ਜਾਪ ਕਰੈ ਤਿਹ ਸਮੈ ਉਚਾਰਾ ॥੬੭॥ 
ਬਾਵੈੱ! ਸੁਰ ਸੋ ਕਰਹਿ ਉਤਾਰਾ। 
ਦ੍ਰਾਦਸ਼ ਮਾਤ੍ਹਾ ਜਪ ਓਅੰਕਾਰਾ। 
“ਰੇਚਕ” ਯਾਂਕੋ ਨਾਮ ਕਹੀਜੈ। 
ਸਨੈ ਸਨੈ! ਜੋ ਛੋਡਨ ਕੀਜੈ ॥੬੮॥ 
ਤੈਸੇ ਹੀ ਬਾਏ' ਤੇ ਦਾਏ'। 
ਦਾਏ' ਤੇ ਬਾਏ' ਸੁ ਚਢਾਏ। 
ਖੁਲ ਰਾਹਿ ਤ੍ਰਿਕੁਟੀ' ਇਸ ਢਾਰਾ”। /ਭਰਵੱਟਿਆਂ ਵਿਚਕਾਰਲੀ ਥਾਂ ਦਾ। ?ਇਸ ਤਰ੍ਹਾਂ। 
ਠਹਿਰਹਿੰ ਪ੍ਰਾਣ ਜਿ ਦਸਵੇ' ਦ੍ਰਾਰਾ 
॥੬੯॥ 
ਤਬੈ ਅਨਾਹਦ ਕੀ ਧੁਨਿ ਖੁਲਿ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦਰਸ਼ਨ ਪਰਮਜੋਤਿ ਕੋ ਮਿਲਿਹੈ। 
ਝਿਲਮਿਲਕਾਰ ਮਹਾਨ ਪ੍ਰਕਾਸ਼ਾ!। 
॥੭੦॥ 


ਦੋਹਰਾ: 

ਜਿਉ ਜਿਉ” ਧਰਿਹੀ ਧਯਾਨ ਕੋ, 
ਖਸ਼ਟ' ਅੰਗ ਹੈ ਯੋਗ ਕਾ, 

“ਧਯਾਨ” ਧਰਤਿ ਸੁਖ ਪਾਇ ॥ ੭੧॥ 
(੬ ਧਿਆਨ) 

ਚੌਪਈ: 

ਦੂ ਪੁਕਾਰ ਕੋ ਲਖਹੁ ਸੁ ਧਯਾਨਾ। 
(ਦੋ ਪੁਕਾਰ ਦਾ ਧਿਆਨ) 

ਬਾਹਯ ਕਾ, ਅੰਤ੍ਰੀਕ ਬਖਾਨਾ”। 
ਬਿਸ਼ਨ ਚਤੁਰਭੁਜ' ਕੋ ਜੋ ਧਯਾਨਾ। 
ਸੋ ਬਾਹਰ _ਕਾ ਜਾਨ, _ਸੁਜਾਨਾ' ! 
॥੭੨॥ 


ਗੁਰ ਕੇ ਸਬਦ ਵਿਖੈ ਜੋ ਜੋਰਾ। 
ਨਾਭੀ', ਰਿਦੈ, ਕਿ ਨਾਸਾ' ਓਰਾ”। 
ਕੈ ਭੂ ਕੇ'' ਕੈ ਦਸਵੈ' ਦ੍ਰਾਰਾ। 

ਧਰੈ ਅਨਾਹਦ ਧੁਨਿ ਕੈ ਧਾਰਾ ॥ ੭੩॥ 
ਜਬਹਿ ਅਨਾਹਦ ਧੁਨਿ ਖੁਲਿ ਜਾਵਹਿ। 
ਕਿਧੌਂ' ਜੋਤਿ ਕੋ ਧਜਾਨ ਲਗਾਵਹਿ। 

ਇਹ ਅੰਤ੍ਰਿਕ' ਮਨ ਮਹਿ ਪਹਿਚਾਨਹਿਂ। 


ਸਪਤਮ! _ ਅੰਗ _ ਧਾਰਨਾ __ ਮਾਨਹਿ 


॥੭੪॥ 

(ਧਾਰਨਾ) 

ਤਿਹ ਪੁਤਿਬੰਧ' ਸੰਕਲਪ ਉਠਾਵਨ। 

ਤਿਹ ਤੇ ਪੁਨ ਪੁਨ ਮਨਹਿ ਹਟਾਵਨ। 
ਧਯਾਨ ਵਿਖੈ ਜੋਰਹਿ' ਠਹਿਰਾਵਹਿ। 

ਯਹੀ ਧਾਰਨਾ ਨਾਮ ਕਮਾਵਹਿ ॥ ੭੫॥ 
ਜਬ ਮਨ ਠਹਿਰਹਿ ਹੋਇ ਅਡੋਲਾ। 


791 





'ਬਾਹਰਲਾ ਤੇ ਅੰਤੂੀਵ ਕਹਿਆ ਜਾਂਦਾ ਹੈ। 
"ਸਿਖ ਧਰਮ ਦੇ ਧਯਾਨ ਨਹੀਂ ਕਹਿ ਰਹੇ। 
ਹੇ ਚਤੁਰ! 


'ਜੋੜਿਆ। 


ਧੁੱਨੀ। 2ਹਿਰਦਾ। “ਵੱਲ। 'ਪਾ:-ਨਾਸਕਾ। 
/ਭਰਵੱਟਿਆਂ ਵਿੱਚ। 'ਪਾ:-ਭੂ ਭੂ। 


ਅੰਦਰਲਾ (ਧਿਆਨ)। 
'ਸੱਤਵਾਂ। 'ਯੋਗ ਦਰਸ਼ਨ ਵਿਚ ਪਹਿਲਾਂ ਧਾਰਨਾ 
ਹੈ ਫੇਰ ਧਯਾਨ ਹੈ। 


ਤਿਸ ਵਿਚ ਰੁਕਾਵਟ ਹੈ। 


'ਜੋਰ ਨਾਲ (ਅ) ਜੋੜ ਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 
ਤਿੰਹ ਕੋ ਨਾਮ ਸਮਾਧਿ ਅਡੋਲਾ। 
(੮ ਸਮਾਧਿ) 
ਸੋ ਸਮਾਧਿ ਹੈ ਉਭੈ ਪੁਕਾਰੀ'। 
ਨਿਰ-ਵਿਕਲਪ _ ਸਾਕਲਪ _ ਉਚਾਰੀ 
॥੭੬॥ 
ਦੁਹਰਾ: 
ਧਯਾਤਾ, ਧਯਾਨ, ਸੁ ਧੇਯ, ਜੋ, 
ਪ੍ਰਿਥਕ-ਪ੍ਰਿਥਕ' ਇਕ ਜਾਨ। 
ਸੋ “ਸਾ-ਵਿਕਲਪ” ਕਹਤਿ ਹੈ, 
ਜੋਗੀ ਪੁਰਖ ਸੁਜਾਨ ॥ ੭੭॥ 
(ਸਾ-ਵਿਕਲਪ ਸਮਾਧਿ) 
ਚੌਪਈ: 
ਆਪ ਭਿੰਨ!” ਨਹਿਂ ਭਿੰਨ ਧਿਆਨਾ। 
ਧੇ! ਸਭਿ ਬ੍ਰਹਮ ਰੂਪ ਕਰਿ ਜਾਨਾ। 
“ਨਿਰਵਕਲਪ? ਸੋ ਲਖੋ ਸਮਾਧਿ। 
(ਨਿਰ-ਵਿਕਲਪ ਸਮਾਧਿ) 
ਐਸੇ _ਅਸ਼ਟ! ਅੰਗ ਤਨ _ਸਾਧਿ 
॥੭੮॥ 
ਬ੍ਰਿੱਤਿ ਅਰੂਢ ਯੋਗ ਮਹਿ ਜੌ ਲੌ। 
ਲੇਯ ਤਾਂਹਿ ਕੋ ਰਸ ਸ਼ੁਭ ਤੋ ਲੋ। 
ਉਤਰਹਿ ਬ੍ਰਿੱਤਿ ਯੋਗ ਤੇ ਜਬ ਹੀ। 
ਗੁਰੂ ਬਾਣੀ ਸੋ _ਪਰਚਹਿ ਤਬ ਹੀ 
॥੭੯॥ 
ਐਸੇ ਭੀ ਬਹੁ ਕੋ ਕਲਿਆਨਾ'। 
ਭਏ ਜਗਤ ਕੇ ਬੰਧਨ ਹਾਨਾ। 
ਦੂਜਾ ਭਗਤਿ ਜੋਗ ਕੋ ਪੰਥਾ'। 
(ਭਗਤਿ ਯੋਗ ਦੇ ਅੱਠ ਅੰਗ) 
ਅਸ਼ਟ ਅੰਗ ਤਿਹ! ਭਾਖਤਿ” ਗੁੰਥਾ 
॥੮੦॥ 
ਪ੍ਰਿਥਮੈ “ਯਮ” ਮਨ ਰਾਖਨ ਨੀਵਾ। 
ਨਿਜ ਗੁਨ ਤੇ ਨਿਰਮਾਨ' ਸਦੀਵਾ। 
ਦੂਜੋ “ਨੇਮ” ਜਾਇ ਸਤਿਸੰਗਤਿ। 





792 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 793 


ਕਥਾ ਕੀਰਤਨ ਸੁਨਿ ਮਿਲ ਪੰਗਤਿ 
॥੮੧॥ 

ਦੋਹਰਾ: 

ਪਢਨ ਸ਼ਕਤਿ' ਜੇ ਹੋਵਈ, 

ਪੰਢੈ ਨੇਮ ਕਰਿ ਸੋਇ। 

ਸੁਣਨਿ ਸ਼ਕਤਿ ਜੇ ਹੋਵਈ, 

ਸੁਨੈ ਸੁ ਇਕ ਮਨ ਹੋਇ ॥੮੨॥ 
ਚੌਪਈ: 

ਤੀਜੋ “ਦੇਸ਼ ਇਕੰਤ” ਬਖਾਨੈ'। 

ਸਰਬ ਵਿਖੈ ਇਕ ਗੋਬਿੰਦ ਜਾਨੈ। 

ਔਰ ਦੂਸਰਾ ਲਖਈ ਨਾਂਹਿ। 

ਏਕੋ ਬਯਾਪਕ! ਸਭਿ ਘਟ? ਮਾਂਹਿ” 


॥੮੩॥ 
ਚੌਥੋ “ਆਸਨ? ਸਮਝਹੁ ਚਿੱਤ। 
ਕਰਹਿ ਗੁਬਿੰਦ ਵਿਖੈ ਥਿਤਿ' ਬ੍ਰਿੱਤਿ”। 


ਪੰਚਮ 'ਪ੍ਰਾਣਾਯਾਮੰ ` ਚੀਨਿ। 


ਪੁਰਕ!, _ਕੁੰਭਕ?, _ਰੇਚਕ” _ ਤੀਨ 


॥੮੪॥ 

ਦੋਹਰਾ: 

“ਪੂਰਕ ' ਗੁਰੁ ਕੇ ਬਚਨ" ਸੁਨਿ, 
ਸਭੈ ਕਰਖ' ਕਰਿ ਲੇਯ। 

ਬਚ! ਸੁਨਿ ਸਮਝੀ ਵਸਤੁ? ਜੋ, 
ਰਿਦੇ ਸਦਾ ਥਿਰ ਕੇਯ' ॥੮੫॥ 
ਚੌਪਈ: 

ਕਰ ਅਭਿਆਸ ਨ ਤਿਹ' ਪਰਿਹਰੈ”। 
ਸਦ ਠਹਿਰਾਵਨ ਮਨ ਮੈ ਕਰੈ। 
'ਕੁੰਭਕ” ਦੂਜੋ ਇਸੀ ਪੁਕਾਰਾ। 
ਤੀਜੋ ਰੇਚਕ ਕਰੋ ਉਚਾਰਾ ॥੮੬॥ 
ਸਤਿਗੁਰੁ ਬਚਨ ਜੁ ਤਜਿਨਾ' ਕਹਾ। 
ਤਿਹ ਤਜਿ ਦੇਯਾ, ਹੋਤਿ ਸੁਖ ਮਹਾਂ?। 
ਖ਼ਸ਼ਟਮ “ਧਯਾਨ? ਅੰਗ ਸੁਨਿ ਜੈਸੇ। 
ਪਢਨ ਸੁਨਨ ਗੁਰੁ ਬਚ ਜਬ _ਬੈਸੇ 





/ਪੂਰਨ ਹੈ। “ਸਾਰੇ ਹਿਰਦਿਆਂ। "ਵਿੱਚ। 


'ਇਸਥਿਰ। “ਬਿਰਤੀ। 


ਸਾਸ ਅੰਦਰ ਖਿੱਚਣਾ। “ਅੰਦਰ ਠਹਿਰਾਉਣਾ। 
3ਉਤਾਰਨਾ। 


'ਪਾ:-ਸ਼ਬਦ| 


'ਖਿੱਚ। ਪਾ:-ਕਰਮ। 
!ਬਚਨ। “ਚੀਜ, ਬਾਤ। 
'ਟਿਕਾਵੇ। 

ਦੂਰ ਨਾ ਹਟਾਵੇ। 


'ਜੇਹੜੀ ਗੱਲ ਛੱਡਣੀ ਕਹੀ ਹੈ। 
'ਛੱਡ ਦੇਵੇ। ?ਬੜਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੮੭॥ 

ਸਬਦ ਅਰਥ ਮਹਿ' ਰਾਖਹਿ ਧਯਾਨਾ। 
ਫੁਰਨ ਦੇਯ ਸੰਕਲਪ ਨ ਆਨਾ। 
ਸਪਤਮ ਅਹੈ “ਧਾਰਨਾ” ਅੰਗਾ। 

ਤਿਸ ਸਰੂਪ _ਸੁਨਿਯੇ _ਰੁਚਿ _ਸੰਗਾ! 'ਪੀਤੀ ਨਾਲ। 
॥੮੮॥ 

ਮਨ ਸੰਕਲਪ ਵਿਖੈ ਜੇ ਜਾਵਹਿ। 

ਪੁਨ ਮਨ ਰੋਕਿ' ਸ਼ਬਦ ਮਹਿ ਲਾਵਹਿ। 
ਜਬ ਮਨ ਟਿਕਯੋ ਘਟੀ! ਦੋ ਚਾਰਾ। 
ਤਿੰਹ ਕੋ ਨਾਮ “ਸਮਾਧਿ” ਉਚਾਰਾ 
॥੮੯॥ 

ਸ਼ਬਦ ਵਿਖੈ ਜਬ ਲਗੀ ਸਮਾਧਿ। 
ਤਿਸਹਿ ਵਧਾਵੈ ਤਨ ਮਨ ਸਾਧਿ। 
ਅਸ਼ਟ ਜਾਮ' ਮਨ ਸ਼ਬਦ ਵਿਖੈ ਜਬ। 
ਪੂਰਨ _ਹੋਤਿ ਸਮਾਧਿ _ਭਲੇ _ਤਬ 
॥੯੦॥ 


<< 


ਦੋਹਰਾ: 

ਭਗਤਿ ਜੋਗ ਇਹ ਜਾਨਿਯੇ, 

ਕਲਿ ਮਹਿ ਪੰਥ ਸੁਖੇਨ। 

ਕਸ਼ਟ ਜੋਗ ਦੁਸ਼ਤਰ!' ਅਹੈ, /ਕਠਨ। 

ਹੋਇ ਨ ਜੇਨੈ ਕੇਨਾ'” ॥੯੧॥ /ਜਿਸ ਕਿਸੇ (ਹਰ ਕਿਸੇ) ਤੋਂ ਨਹੀਂ ਹੋ ਸਕਦਾ। 
"ਦੇਖੋ ਪੰਨਾ ੫੨੯ ਨਿਸ਼ਾਨ ਦੀ ਟੂਕ। 


ਚੌਪਈ: 

ਸਰੀ ਗੁਰੁ ਮੁਖ ਤੇ ਸੁਨਿ ਉਪਦੇਸ਼ੂ। 

ਹਾਥ ਜੋਰਿ ਪਗ ਪਰਯੋ ਨਰੇਸ਼ੂ'। 'ਰਾਜਾ। 
ਸੀਖਯੋ ਚਾਹਤਿ ਯੋਗ ਬਹੋਰੀ। 

ਰਿਦੇ ਲਾਲਸਾ ਜਾਂਹਿ ਨ ਥੋਰੀ' ॥੯੨॥ _'ਭਾਵ ਬਹੁਤ ਹੈ। 


794 


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਸ਼ਿਵਨਾਭ ਉਪਦੇਸ਼” ਪ੍ਰਸੰਗ ਬਰਨਨੰ 


ਨਾਮ ਅਨਤਾਲੀਸਮੋ' ਅਧਜਾਯ ॥੪੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 795 





੪੯. [ਗੁਰ ਪਦ ਨਖ ਮੰਗਲ। ਤ੍ਰਿਯਾ ਰਾਜ ਉਪਦੇਸ਼] 


(ਪਾਣ ਸੰਗਲੀ) ॥੬॥ 
(ਲੈਗਰ ਵਿੱਚ ਇੱਕੀ ਮਣ ਲੂਣ) ॥੧੦॥ 
(ਤਰਿਆ ਰਾਜ) ॥੧੭॥ 
(ਮਰਦਾਨੇ ਦਾ ਮੀਢਾ) ॥੨੧॥ 
ਘਿੜਾ ਸਿਰ ਚੰਬੜਿਆ) ॥੨੯॥ 

(ਨੂਰਸ਼ਾਹ) ॥ ੩੦॥ 
ਦੋਹਰਾ: 
ਸ਼ੀ ਗੁਰ ਪਦ ਨਖ ਕ੍ਰਾਂਤਿ ਜੋ, ਚਿੰਤਾਮਨਹਿ ਸਮਾਨ। 
ਚਿੰਤਾਮਨ=ਇਕ ਕਵਿ ਸੰਕੇਤਕ ਮਣਿ, ਜਿਸ ਤੋਂ ਜੋ ਕੁਝ ਮੰਗੀਏ ਯਾਂ ਚਿਤਵੀਏ ਸੋ ਦੇੱਦੀ ਹੈ। [ਸੰਸ. 
ਚਿੰਤਾਮਣਿ] 
ਚਿਤਵੇ ਮੰਗਲ ਸਰਬਦਾ, ਵਿਘਨ ਦੋਖ ਗਨ ਹਾਨਿ ॥੧॥ 
ਚਿਤਵੇ=ਚਿਤਵਣ ਨਾਲ, ਇੱਛਾ ਕਰਨ ਨਾਲ। ਸਰਬਦਾ=ਸਾਰੇ ਸਮਿਆਂ ਵਿਚ, ਹਮੇਸ਼। [ਸੰ. 
ਸਰ੍ਵ੍ਰਦਾ] ਦੋਖ=ਦੋਸ਼, ਪਾਪ। ਗਨ=ਸਾਰੇ। ਹਾਨ=ਨਾਸ਼ ਹੁੰਦੇ, ਹਾਨੀ ਹੁੰਦੇ। 
ਅਰਥ : 
ਸ਼ੀ ਗੁਰੂ ਜੀ ਦੇ ਚਰਨਾਂ ਦੇ ਨਹੁੰਵਾਂ ਦੀ ਜੋ ਕ੍ਰਾਂਤੀ ਹੈ (ਓਹ) ਚਿੰਤਾਮਣੀ ਦੇ ਤੁੱਲ ਹੈ, (ਜਿਸ 
ਨੂੰ) ਚਿਤਵਨ ਨਾਲ ਸਾਰੇ ਵਿਘਨਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ (ਅਰ) ਸਦਾ ਮੰਗਲ ਦੀ 
ਪ੍ਰਾਪਤੀ ਹੁੰਦੀ ਹੈ। 
ਸ਼ੀ ਬਾਲਾ ਸੰਧੁਰੁ ਵਾਚ ॥ 
ਚੌਪਈ: 
ਸੁਨਿ ਕਰਿ ਸ਼ੀ ਗੁਰ ਕੋ ਉਪਦੇਸ਼ਾ। 
ਹਾਥ ਬੰਦਿ ਹੈ ਕਹਿਤਿ ਨਰੇਸ਼ਾ। 
“ਮਨ ਨਿਰਮਲ ਕੇ ਮਾਰਗ ਦੋਊ। 
ਕਰੁਨਾਕਰਿ _ਬਖ਼ਸ਼ਹੁ, ਦੁਖ ਖੋਊ ! 
॥੨॥ 
ਕਰਹੁ ਸਰਬ ਮਮ ਦੇਸ਼ ਨਿਹਾਲਾ। 
ਤੁਮ ਸਮਾਨ ਨਹਿਂ ਆਨ ਕ੍ਰਿਪਾਲਾ। 
ਕਰਹੁ ਸਦੀਵ ਬਾਸ ਮੁਝ ਬਦਨਾ। 
ਹਰਖੋ' ਹੇਰਿ ਕਮਲ ਸਮ ਬਦਨਾ ॥੩॥ 
ਜਿਸ ਪੁਕਾਰ ਤੁਮ ਕਿਤਨੇ ਕੋਸਾ। 
ਚਲਿ ਆਏ ਨਿਜ ਦੇਨਿ ਭਰੋਸਾ। 
ਤਿਸੀ ਪੁਕਾਰ ਰਹਿਨ ਅਬ ਕੀਜੈ। 
ਸਰਬ ਦੇਸ਼' ਉਪਦੇਸ਼ਹਿ ਦੀਜੈ” ॥੪॥ _ 'ਪਾਠਾਂਤੁ-ਸਗਰ ਨਗਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 796 


ਪੇਮ ਬਿਨੈ ਸਨ ਬਾਣੀ ਸੁਨਿ ਕੈ। ਪ੍ਰੇਮ ਦੀ ਬੇਨਤੀ ਸੰਯੁਕਤ। 

ਪਗ' ਪਾਹੁਲ ਦੀਨੀ ਸਿਖ ਗੁਨਿ ਕੈ। 'ਚਰਣਾਂ ਦੀ। 
ਧਰਮਸਾਲ ਮਹਿ ਕੀਨ ਬਸੇਰਾ। 

ਸਰਬ ਦੇਸ਼ ਹੋਵਤਿ ਭਾ ਚੇਰਾ ॥੫॥ 

ਭੂਪਤਿ ਯੋਗ ਦੇਨ ਕੇ ਕਾਜਾ। 

ਪ੍ਰਾਣ ਸੰਗਲੀ ਗੁੰਥ ਸੁ ਸਾਜਾ। ” 

"ਜਦ “ਪ੍ਰਾਣ ਸੰਗਲੀ” ਦੀ ਖੋਜ ਕਰੀਏ ਤਾਂ ਅਖੀਰ ਪੁਰਾਣੀ ਲਿਖਤ, ਪੁਰਾਤਨ ਜਨਮ ਸਾਖੀ ਵਿਚ 
ਮਿਲਦੀ ਹੈ, ਓਥੇ ਪ੍ਰਾਣ ਸੰਗਲੀ ਦਾ ਨਮੂਨਾ ਦਿੱਤਾ ਹੈ। ਉਸ ਵਿਚ ਉਨਮਨੀ ਅਵਸਥਾ ਦਾ ਜ਼ਿਕਰ ਹੈ, 
ਜਿਸ ਦਾ ਮਤਲਬ ਮਨ ਦੀ ਉਹ ਦਸ਼ਾ ਹੈ ਜਦ ਮਨ ਆਸ ਅੰਦੇਸੇ ਤੋ ਨਿਕਲਕੇ ਉੱਚਾ ਹੋ ਕੇ ਜਿਸ 
ਉੱਚੀ ਅਵਸਥਾ ਵਿਚ ਰਹਿੰਦਾ ਹੈ। ਚੜ੍ਹੀ ਹੋਈ ਸੁਰਤ ਦੀ ਦਸ਼ਾ। ਨਮੂਨਾ ਇਹ ਹੈ:- 

ਉਨਮਨਿ ਸੁੰਨ ਸੁੰਨ ਸਭ ਕਹੀਐ ॥ ਉਨਿਮਨਿ ਹਰਖ ਸੋਗ ਨਹੀ ਰਹੀਐ ॥ 

ਉਨਮਨਿ ਆਸ ਅੰਦੇਸਾ ਨਹੀਂ ਬਿਆਪਤ ॥ ਉਨਮਨਿ ਵਰਨ ਚਿਹਨ ਨਹੀ ਜਾਪਤ ॥ 

ਉਨਮਨਿ ਕਥਾ ਕੀਰਤ ਨਹੀ ਬਾਨੀ ॥ ਉਨਮਨਿ ਰਹਤਾ ਸੁੰਨ ਧਿਆਨੀ ॥ 

ਉਨਮਨਿ ਅਪਨਾ ਆਪ ਨ ਜਾਨਿਆ ॥ ਨਾਨਕ ਉਨਮਨਿ ਸਿਉ ਮਨਿ ਮਾਨਿਆ ॥੧॥ 

ਉਨਮਨਿ ਮਾਤਾ ਪਿਤਾ ਨਹੀਂ ਕੋਈ ॥ ਉਨਮਨਿ ਸੁਰਤਿ ਸੁਧ ਨਹੀ ਲੋਈ ॥ 

ਉਨਮਨਿ ਮਾਇਆ ਮਮਤਾ ਨਾ ਹੋਤੀ ॥ ਉਨਮਨਿ ਸੁੰਨ ਦੇਹੁਰੀ ਨਹੀ ਹੋਤੀ ॥ 

ਉਨਮਨਿ ਗਿਆਨ ਧਿਆਨ ਨ ਬੀਚਾਰੇ ॥ ਉਨ ਮਨਿ ਮੁਕਤਿ ਬੈਕੁੰਠ ਨ ਉਤਾਰੇ ॥ 

ਉਨਮਨਿ ਭਾਉ ਭਗਤਿ ਨਹੀਂ ਕਾਈ ॥ ਨਾਨਕ ਉਨਮਨਿ ਸਿਉ ਉਨਹੂੰ ਬਨਿ ਆਈ ॥੨॥ 

ਸਭ ਤੋ” ਪੁਰਾਣੀ ਪ੍ਰਾਣ ਸੰਗਲੀ ਇਹ ਹੋ ਸਕਦੀ ਹੈ। ਪੰਜਵੇ' ਪਾਤਸ਼ਾਹ ਦੇ ਪੁਸੰਗ ਵਿਚ ਜ਼ਿਕਰ ਹੈ ਕਿ 
ਓਹਨਾਂ ਨੇ ਪੈੜੇ ਨਾਮੇ' ਸਿੱਖ ਨੂੰ ਘੱਲ ਕੇ ਪ੍ਰਾਣ ਸੰਗਲੀ ਸੰਗਲਾ ਦੀਪ ਤੋ” ਮੰਗਾਈ, ਪਰ ਪੜ੍ਹਕੇ ਸ਼ੀ 
ਗੁਰੂ ਗੰਥ ਸਾਹਿਬ ਜੀ ਵਿਚ ਨਾ ਚੜ੍ਹਾਈ, ਡੋਬ ਦਿੱਤੀ। ਯਥਾ- “ਸੋ ਮੰਗਾਇ ਜਲ ਕਰਯੋ ਪ੍ਰਵਾਹਿ” 
(ਗੁਰ ਪ੍ਰਤਾਪ ਸੂਰਜ ਰਾਸ ੨, ਅੰਸੂ ੩੨, ਅੰਕ ੫੪)। ਇਹ ਗੱਲ ਹੋਰ ਪ੍ਰਚਲਤ ਪ੍ਰਾਣ ਸੰਗਲੀਆਂ ਦੇ 
ਦਾਵੇ ਨੂੰ ਇਕੋ ਵੇਰ ਉਠਾ ਦੇਂਦੀ ਹੈ। ਜੇ ਕਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਉਸ ਪੋਥੀ ਨੂੰ ਗੁਰੂ ਨਾਨਕ 
ਰਚਿਤ ਸਹੀ ਕਰਦੇ ਤਾਂ ਉਸਨੂੰ ਜ਼ਰੂਰ ਬੀੜ ਵਿਚ ਚੜ੍ਹਾਂਦੇ ਤੇ ਕਦੇ ਉਸਦਾ ਤ੍ਰਿਸਕਾਰ ਨਾ ਕਰਦੇ। 
ਇਹ ਕਦੇ ਹੋ ਨਹੀਂ ਸਕਦਾ ਸੀ ਕਿ ਸ਼੍ਰੀ ਗੁਰੂ ਨਾਨਕ ਜੀ ਦੀ ਅਸਲੀ ਕਿਸੇ ਹੀ ਰਚਨਾਂ ਨਾਲ ਪੰਚਮ 
ਗੁਰੂ ਜੀ ਵਿਖੇਵਾਂ ਦਿਖਾਲਦੇ ਯਾਂ ਉਸਨੂੰ ਕਾਇਮ ਨਾ ਰੱਖਦੇ। ਉੱਪਰਲੇ ਅੰਕ ੭ ਮੂਜਬ ਗੁਰੂ ਨਾਨਕ 
ਦੇਵ ਜੀ ਨੇ ਪ੍ਰਾਣ ਸੰਗਲੀ ਡੋਬੀ ਜਾਣ ਵਾਸਤੇ ਰਾਜੇ ਨੂੰ ਨਹੀਂ ਸੀ ਕਹਿਣਾ ਕਿ ਸਾਡੇ ਸਿੱਖ ਨੂੰ ਦੇ 
ਦੇਣੀ, ਓਹ ਜ਼ਰੂਰ ਕੋਈ ਕਿਸੇ ਹੋਰ ਦੀ ਰਚਿਤ ਸ਼ੈ ਹੋਣੀ ਹੈ। ਜਿਤਨੀਆਂ ਰਚਨਾਂ ਇਸ ਨਾਮ ਹੇਠ ਹੁਣ 
ਕੀਤੇ ਅਭਯਾਸ ਭੀ ਕਈ ਵੇਰ ਸੇਹਤ ਲਈ ਸੁਖਦਾਈ ਨਹੀਂ ਹੋਏ, ਸਿੱਖਾਂ ਨੂੰ ਅਮਲ ਕੇਵਲ ਗੁਰੂਬਾਣੀ 
ਤੇ ਕਰਨਾ ਚਾਹੀਏ ਜੋ ਪੰਚਮ ਸਤਿਗੁਰਾਂ ਨੇ ਬੀੜ ਵਿਚ ਚਾੜ੍ਹੀ ਹੈ। 

ਇਕ ਸੌ ਤੇਰਹਿਂ ਧਜਾਇ ਬਖਾਨੇ। 'ਪਾ:-ਇਕ ਸੈ ਤੇਰਹ। 

ਜਿਹ ਪਢਿ ਯੋਗ ਕਲਾ ਸਭਿ ਜਾਨੇ 

॥੬॥ 

ਦੇ ਕਰਿ ਸੋ ਸੌਂਪਜੇ ਅਵਨੀਪਾ। 


ਬੋਲੇ ਪੁਨ ਬੇਦੀ ਕੁਲਦੀਪਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 797 





ਭਯੋ ਸੁ ਦੇਸ਼ ਨਿਹਾਲ ਘਨੇਰਾ। 

“ਭਗਤਿ ਜੋਗ” “ਹਨ ਜੋਗ” ਜੁ ਦੋਊ। 

ਕਿਯੇ ਪ੍ਰਪੱਕ ਭੂਪ ਮਨ ਸੋਊ ॥੮॥ 

ਸਿੱਖੀ ਪੁਗਟੀ ਦੇਸ਼ ਮਝਾਰੇ। 

ਸ਼ੀ ਸਤਿਗੁਰੂ ਕੋ ਜਾਪ ਉਚਾਰੇ। 

ਭਾ ਸ਼ਿਵਨਾਭ ਅਧਿਕ ਪਰਤਾਪਾ। 

ਚਢਿ ਕਰਿ ਸਭਿ ਸ਼ੱਤੂਨ ਕੋ ਖਾਪਾ 

॥੯॥ 

ਧਰਮ ਸਾਲ ਮਹਿ ਦੇਗ! ਬਿਸਾਲਾ। 'ਲੈਗਰ। 

ਕਰਵਾਵਹਿਂ ਸਤਿਗੁਰੂ ਕ੍ਰਿਪਾਲਾ। 

ਮਨ ਇਕੀਸ ਜਹਿਂ ਲੌਨ” ਮਿਲਾਏ। 'ਲੂਣ। 

(ਲੈਗਰ ਵਿੱਚ ਇੱਕੀ ਮਣ ਲੂਣ) 

ਇਤੋ _ਅਹਾਰ ਹੋਇ ਸਭਿ ਖਾਏ” 

॥੧੦॥” 

"ਮਣ ਦਾ ਵਜ਼ਨ ਅੱਡ ਅੱਡ ਇਲਾਕਿਆਂ ਵਿੱਚ ਵੱਖੋ ਵੱਖਰਾ ਹੈ, ਦੇਸੀ ਮਣ ਦੋ ਵਜ਼ਨਾਂ ਦਾ ਹੈ, ਪੱਕਾ 
ਮਣ ੪੦ ਸੇਰ ਦਾ ਹੁੰਦਾ ਹੈ ਤੇ ਕੱਚਾ ਮਣ ਸਾਰੇ ਦੇਸ਼ ਵਿਚ ੧੬ ਸੇਰ ਦਾ ਗਿਣਦੇ ਹਨ। ਈਰਾਨੀ ਮਣ 
੧ ਸੇਰ ੧੦ ਛਟਾਂਕ ਦਾ ਸੁਣੀਂਦਾ ਹੈ ਜਿਸਨੂੰ ਬਰਜਿੰਦੀ ਮਣ ਆਖਦੇ ਹਨ। ਤਬਰੇਜ਼ੀ ਮਣ ਸਵਾ ਤਿੰਨ 
ਸੇਰ ਦਾ ਹੁੰਦਾ ਹੈ, ਫਾਰਸੀ ਕੋਸ਼ਾਂ ਵਿਚ ਮਣ ਦਾ ਅਰਥ ਇਕ ਸੇਰ ਲਿਖਿਆ ਹੈ। ਗਯਾਨੀ ਭਗਵਾਨ 
ਸਿੰਘ ਜੀ ਮਣ ਦਾ ਅਰਥ ਢਾਈ ਸੇਰ ਕਰਦੇ ਹਨ, ਪਰ ਮੁਸਲਮਾਨਾਂ ਦਾ ਰਾਜ ਤੇ ਰਵੱਯੇ ਜਾਰੀ ਹੋਣ 
ਕਰਕੇ ਮਣ ਦਾ ਭਾਵ ਸੇਰ ਹੋਣਾ ਹੈ। ਸੰਗਤ ਓਥੇ ਬਹੁਤ ਸਿੱਖ ਹੋਈ ਸੀ ਇਸ ਵਿਚ ਸੰਸਾ ਨਹੀਂ ਹੈ, 
ਨਾਲੇ ਸਾਰੀ ਰਸੋਈ ਦਾ ਇਹ ਲੂਣ ਹੈ, ਪਤਾ ਨਹੀਂ ਦਾਲ, ਕਿੰਨੀਆਂ ਭਾਜੀਆਂ ਅਥਵਾ ਖਿਚੜੀ ਆਦਿ 
ਬਣਦੇ ਹੋਣ, ਫਿਰ ਇਹ ਰਸੋਈ ਹਰ ਰੋਜ਼ ਦੀ ਹੈ, ਰੋਜ਼ ਘਟ ਤੋ" ਘਟ ਦੋ ਵੇਰੀ ਤਾਂ ਅੰਨ ਪਕਦਾ ਹੀ 
ਹੈ। ਹਕੀਕਤ ਰਾਹ ਮੁਕਾਮ ਵਿਖੇ “੨੦ ਮਣ ਲੂਣ” ਲਿਖਿਆ ਹੈ। ਜੇ ਮਣ ਨੂੰ ਇਕ ਸੇਰ ਦਾ ਮੰਨੀਏ 
ਤਾਂ ਵੀਹ ਮਣਾਂ ਦੇ ੨੦ ਸੇਰ ਹੋਏ ਤੇ ੨੦ ਸੇਰ ਲੂਣ ਇਕ ਛਟਾਂਕ ਇਕ ਸੇਰ ਦੇ ਹਿਸਾਬ ਨਾਲ ਅੱਠਾਂ 
ਮਣਾਂ ਦਾ ਹੋਯਾ। ਫੇਰ ਅੱਠ ਮਣ ਦਾਲ, ੪੦੦ ਆਦਮੀ ਇਕ ਮਣ ਦੇ ਹਿਸਾਬ ੪੦੦ % ੮=੩੨੦੦ 
ਆਦਮੀ ਲਗ ਪਗ ਦੋਹੀਂ ਵੇਲੀ ਖਾ ਸਕਦੇ ਹਨ, ਭਾਵ ਇਕ ਡੰਗ ਲਈ ਕੇਵਲ ੧੬੦੦ ਆਦਮੀ 
ਆਏ ਇਹ ਕੁਛ ਬੜੀ ਗਿਣਤੀ ਨਹੀਂ ਹੈ। 

ਕੀਰਤਨਿ ਸੱਤਿਨਾਮੁ ਕੋ ਹੋਵੈ। 

ਜੋ ਬਹੁ ਜਨ ਮਨ ਕਲਮਲ' ਖੋਵੈ। 'ਪਾਪ। 

ਦਿਨ ਪੁਤਿ ਚਲਨ ਚਹਿਤਿ ਜਗਤੇਸ਼ਾ!। _'ਗੁਰੂ ਜੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 798 


ਕਰਹਿ ਭਾਉ ਬਹੁ _ਰਖਹਿ ਨਰੇਸ਼ਾ 

॥੧੧॥ 

ਕਰੀ ਪ੍ਰਪੱਕ ਸਿਖੀ ਕੀ ਰੀਤਾ। 

ਨਿਤਪੁਤਿ ਵਧਹਿ ਭਜਨ ਮਹਿੰ ਪ੍ਰੀਤਾ। 

ਕਰਯੋ ਗਯਾਨ ਮਹਿ ਪੂਰਨ ਰਾਊ'। 

ਸੀ ਨਾਨਕ _ਜੀ _ਦਯਾਲੂ _ਸੁਭਾਊ 

॥੧੨॥ 

ਬਹੁਰੋ ਮੰਜੀ! ਪਰ ਬੈਸਾਰਾ। ਮੰਜੀ ਦਾ ਭਾਵ ਗੁਰ ਨਾਨਕ ਤੁੱਲ ਗੁਰਤਾ ਦਾ 
ਨਹੀਂ, ਪਰ ਸਾਧ ਸੰਗਤ ਵਿਚ ਗੁਰਮੁਖ ਪਦ 
ਦਿੱਤਾ। ਅਰਥਾਤ ਆਪ ਜਪੇ ਤੇ ਹੋਰਨਾਂ ਨੂੰ 


ਜਪਾਵੇ। ਨਾਮ ਜਪਾਉਣ ਦਾ ਅਧਿਕਾਰ ਸਿੱਖ ਨੂੰ 
ਦਿੱਤਾ ਗਿਆ ਹੈ ਤੇ ਉਸਦਾ ਸਤਿਕਾਰ ਵੀ 
ਲਿਖਿਆ ਹੈ। ਯਥਾ-'ਜਨੁ ਨਾਨਕ ਧੂੜਿ ਮੰਗੈ 
ਤਿਸੁ ਗੁਰ ਸਿਖ ਕੀ ਜੋ ਆਪਿ ਜਪੈ ਅਵਰਹ 
ਨਾਮੁ ਜਪਾਵੈ ॥ ? 

ਕਿਯੋ ਪੂਜ! ਤਿਹ' ਦੇਸ਼ ਮਝਾਰਾ। 'ਪੂਜਾ ਜੋਗ। 

ਆਪ ਗਵਨ ਕੀ ਕੀਨੀ ਤਯਾਰੀ। 

ਚਹਿਤ ਨ ਬਿਛਰਯੋ ਨ੍ਰਿਪ ਬ੍ਰਿਹੁ! ਭਾਰੀ 'ਵਿਛੋੜਾ। 

॥੧੩॥ 

ਕਮਲ ਬਦਨ ਪੁਨ ਬਚਨ ਬਖਾਨੇ। 

“ਸੁਨਿ ਰਾਜਨ ਭੋ ਪਰਮ ਸਯਾਨੇ ! 

ਅਬ ਤੁਝ ਪੂਰਨ ਭਯੋ ਬਿਬੇਕਾ। 

ਹਮ ਕਰਨੇ ਹੈ' ਕਾਜ ਅਨੇਕਾ ॥ ੧੪॥ 

ਧਰਹੁ ਧਯਾਨ, ਮੈ ਸਦਾ ਸਮੀਪਾ। 

ਅਸ ਸੁਨਿ ਗਦ ਗਦ ਭਾ ਅਵਨੀਪਾ। 

ਸਰਬ ਪ੍ਰਕਾਰ ਦੀਨਿ ਤਿੰਹ ਧੀਰਾ। 

ਗਮਨ ਕਿਯੋ _ਪੁਨਿ ਗੁਨੀ ਗਹੀਰਾ! 'ਭਾਵ, ਗੁਰੂ ਜੀ ਨੇ। 

॥੧੫॥ 

ਪੂਜਾ ਨ੍ਰਿਪ ਕੀ ਸ਼੍ਰੀ ਗੁਰੂ ਪਾਛੇ। 

ਸਰਬ ਦੇਸ਼ ਕਰਿਹੀ ਬਿਧਿ ਆਛੇ। 

ਬਰ ਪਾਵਹਿ ਜੋ ਜਿਹ' ਮਨ ਭਾਵਾ। 

ਕਰਹਿ ਸਦਾ _ ਸਤਿਸੰਗ _ ਸੁਹਾਵਾ 

॥੧੬॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਯਾ: 

ਕਤ 
ਅੰਗਨਾ' ਰਾਜ ਕਰੈ ਪੁਰਿ? ਮਾਂਹੀ'। 
(ਤਰਿਆ ਰਾਜ) 

ਮੈ ਮਰਦਾਨਾ ਦੁਊ ਪਸ਼ਚਾਤ', 
ਚਲੇ ਗੁਰੁ ਨਾਨਕ ਆਗੈ ਸੁ ਜਾਹੀਂ। 
ਦੰਭ ਨਸਾਵਨ ਨਾਮ ਜਪਾਵਨ, 
ਜਾਵਨ ਕਾਰਨ ਆਨ ਕੋ ਨਾਂਹੀ। 
ਪਾਵਕ ਸਾਗਰ! ਹੇਰਿ ਅਗਾਹ, 
ਕਿਯੋ ਹਰਿ ਕੀਰਤਿ ਸੇਤ! ਕੋ ਤਾਂਹੀ 
॥੧੭॥ 

ਭੂਰ ਹੁਤੋ ਪੁਰਿ', ਨਾਰ? ਨਰੇਸ਼ਨ”, 


ਤਾਂਹੀ ਕੇ ਮੱਧ ਗਏ ਗਤਿ ਦਾਨੀ। 
ਬੀਥਿਕਾ' ਹੇਰਿ ਬਰੇ ਬਿਪਨੀ? ਪੁਨ, 
ਆਪਨ! ਭਾਂਤਿ ਅਨੇਕਨ ਠਾਨੀ। 

ਬੈਨ ਭਨੇ ਮਰਦਾਨੇ ਤਬੈ, 

“ਮੁਝ ਆਇਸੁ ਦੇਹੁ ਪਿਵੋ' ਕਿਤ ਪਾਨੀ। 
ਲਾਗ ਪਿਪਾਸ' ਰਹੀ ਮੁਖ ਸੂਕਤਿ, 
ਆਪ ਚਲੋ, ਰਲਿ ਜਾਉ ਸੰਗਾਨੀ!` 
॥੧੮॥ 


ਦੋਹਰਾ: 

ਇਹ ਬਿਧਿ ਬਦਿ ਕਰਿ ਬਦਨ ਤੇ, 
ਲੇ ਦੁਖ ਕਦਨ' ਰਜਾਇ। 

ਗਯੋ ਸੰਗ ਤਜਿ ਸਦਨ ਇਕ, 
ਜਾਚਯੋ “ਜਲ ਮੁਝ ਪਜਾਇ” ॥੧੯॥ 


ਸ੍ਰੈਯਾ: 

ਇਕ ਤੀਯ ਹੁਤੀ ਤਿਨ ਬੋਲ ਲਯੋ, 
“ਤੁਮ ਅੰਤਰ ਆਨਿ ਕਰੋ ਜਲ ਪਾਨਾ'। 
ਕਿਤ ਦੇਸ਼ ਰਹੋ ਕਿਤ ਜਾਵਹੁਗੇ ? 
ਨਿਜ ਨਾਮ ਬਤਾਵਹੁ ਭਾਖਿ, ਸੁਜਾਨਾ ! 
ਤਵ ਰੂਪ ਅਪੂਰਬ ਹੇਰਤਿ ਹੌ” 


799 





'ਗੁਰੂ ਜੀ। 
'ਇਸਤ੍ਹੀ। “ਸ਼ਹਿਰ। ਹਕੀਕਤ ਰਾਹ ਮੁਕਾਮ 
ਵਿਚ ਜ਼ਿਕਰ ਹੈ “ਤ੍ਰਿਯਾ ਰਾਜ ਹੈ, ਤਹਾਂ ਭੀ ਬਾਬੇ 


ਕਾ ਦੇਹੁਰਾ ਹੈ'। 
ਪਿੱਛੇ। 


ਅਗਨ ਸਾਗਰ। 
'ਪੁਲ। 


'ਵੱਡਾ ਸ਼ਹਿਰ ਸੀ। ?ਉਸ ਪਰ ਦੀ) ਇਸਤ੍ਰੀ 
ਰਾਜਾ ਸੀ। “ਉਸ ਪਰ ਦੀ) ਇਸਤ੍ਰੀ ਰਾਜਾ ਸੀ। 


!ਗਲੀ। “ਮੰਡੀ। 

!ਹੱਟੀਆਂ। 

'ਤ੍ਰੇਹ। 

ਨਾਲ ਆ ਮਿਲਾਂਗਾ। 
'ਕਹਿਕੇ। 'ਪਾ:-ਕਹਿ ਕਰ। 


'ਗੁਰੂ ਜੀ ਦੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 800 


ਇਵ ਬੈਨ ਭਨੈ ਪੁਨਿ' ਤਾ ਸਨਮਾਨਾ?। _ ਇਉਂ ਬਚਨ ਕਹੇ ਫਿਰ। “ਆਦਰ ਕੀਤਾ। 
ਤਹਿਂ ਬੈਸ ਗਯੋ ਮਚ! ਪੈ ਮਰਦਾਨਾ 'ਮੰਜੀ ਤੇ। 

॥੨੦॥ 

“ਦੇਸ਼ ਪੰਜਾਬ ਲਖੋ ਧਰ ਦੂਰ ਸੋ, 

ਨਾਮ ਹਮਾਰ ਅਹੈ ਮਰਦਾਨ'। 'ਪਾ:-ਦੇਸ਼ ਪੰਜਾਬ ਲਖੋ ਹਮਰਾ ਅਰ ਦੂਸਰ ਨਾਮ 


ਅਹੈ ਮਰਦਾਨਾ। 
ਕੇਵਲ ਕਾਰਨ ਦੇਸ਼ਨ ਦੇਖਨ, 
ਕਾਜ ਨ ਆਨਹਿ ਕੀਨ ਪਯਾਨਾ। ? 
ਸੋ ਸੁਨਿ ਪਾਨ ਪਿਆਵਨ ਕੇ ਮਿਸ, 
ਗ੍ੀਵ ਮੈ' ਤੰਤੁ ਕੋ ਡਾਰਿ ਬੰਧਾਨਾ!। 'ਬੰਨ੍ਹ ਦਿੱਤਾ। 
ਏੱਢਕ! ਭਾ ਪਲਟੀ ਨਰ ਦੇਹਿ, /ਮੇਢਾ। 
ਕੁਰੁਪ ਭਯੋ ਮੁਖ ਬੋਲਤਿ ਆਨਾ 'ਮਰਦਾਨੇ ਦੀ ਇਹ ਗਤੀ ਪੁਰਾਤਨ ਜਨਮ ਸਾਖੀ 
॥੨੧॥ ਵਿਚ ਦੋ ਵਾਰ ਨਹੀਂ ਲਿਖੀ। ਦੇਖੋ ਅੱਗੇ ਟੂਕ- 
(ਮਰਦਾਨੇ ਦਾ ਮੀਢਾ) ਅਧਯਾਯ ੫੦, ਦਾ ਅੰਕ ੪੭, ਪੰਨਾ ੫੪੬। 
ਚੰਚਲ ਨਾਰਿ ਚਲਿਤੁਹਿ ਸੈ ਕਰ, 
ਦਾਮਨਿ' ਲੇ ਕਰਿ ਤਾ ਛਿਨ ਮਾਂਹੀ?'। __'ਹੱਸੀ। “ਓਸੇ ਵੇਲੇ। 'ਪਾ:-ਚਾਹੀ, ਵਾਹੀ, ਤਾਹੀ। 





ਗੁੀਵ! ਵਿਖੈ ਤਿਨ ਬਾਂਧ ਲਈ, ।ਗ਼ਰਦਨ। 

ਪੁਨ ਮੇਖ ਕੇ ਸੰਗ ਦਈ ਗਠ ਤਾਂਹੀ। 

ਆਪ ਚਲੀ ਘਟ! ਸੀਸ ਧਰਾ, 'ਘੜਾ। 

ਜਲ ਲੇਵਨ ਕੋ ਉਦਪਾਨ! ਜਹਾਂਹੀ”। 'ਖੂਹ। “ਜਿੱਥੇ ਸੀ। 
ਬੈਸ ਰਹਯੋ ਬਸ ਕੋ ਨ ਚਲੇ, 

ਬਸਿ ਟਾਮਨਿ! ਕੈ ਫਸਿ ਫਾਂਸਨ ਮਾਂਹੀ_'ਟੂਣੇ (11;0॥੦੧੦॥)। 


॥੨੨॥ 

ਬਾਲਾ ਕਹੈ ਸੁਨਿ ਅੰਗਦ ਜੀ ! 

ਪੁਰਿ ਬਾਹਰ ਬੈਸ ਰਹੇ ਜਗ ਸ੍ਹਾਮੀ। 
ਏਕ ਮਹੂਰਤ! ਬੀਤਿ ਗਯੋ, 

ਬਿਧਿ ਜਾਨਤਿ ਭੇ ਸਭਿ ਅੰਤਰਜਾਮੀ। 
ਬੈਨ ਭਨੇ ਗੁਨ ਐਨ ਪ੍ਰਭੂ, 

“ਮਰਦਾਨਾ ਨ _ਅਯੋ, _ਰਹਯੋ ਕਿਹ 
ਕਾਮੀ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹੈ ਨਗਰੀ _ਸਗਰੀ ਇਹ 
॥੨੩॥ 

ਨਿਗੁਰੇ ਨਰ ਮੂਰਖ ਸੇ ਲਖਿਏ, 
ਬਹੁ ਜੋਖਤਾ' ਜੋਰ ਸੁਸ਼ੀਲ? ਬਿਹੀਨਾ। 
ਪਰਚਾਵਤਿ, ਰਾਗ ਸੁਨਾਵਤਿ ਥੋ, 
ਬਿਹਸਾਵਤਿ, ਸੋ ਕਿਨ ਬੰਧਨ ਕੀਨਾ। 
ਚਲਿਯੇ ਸੁਧਿ ਲੇਹੁ ਅੰਬੈ ਤਿਸ ਕੀ”, 
ਮੁਖ ਭਾਖ ਗਤੇ!, ਨ ਪਿਥੈ ਦੁਖ 
ਦੀਨਾ?। 

ਜਿਸ ਬਾਸ ਹੁਤੋ ਤਿਸ ਜਾਤ ਰਥਯਾ”', 


ਤਿਯ ਸੋਊ ਮਿਲੀ ਸਿਰ ਪੈ ਘਟ ਲੀਨਾ 
॥੨੪॥ 

ਕਬਿੱਤ: 

ਸ਼ੀ ਗੁਰੂ! ਨਿਹਾਰਿ, ਬੂਝੀ” ਬਚਨ 
ਉਚਾਰ ਸੋਊ”, 

“ਮਾਨਵ ਹਮਾਰ ਏਕ ਆਯੋ ਇਹ ਥਾਨ 
ਕੋ। 

ਹਟਿ ਕੈ! ਨ ਗਯੋ, ਕੌਨ ਜਾਨੈ ਕਹਾਂ 
ਭਯੋ, 

ਤਿਹ ਕਾਜ ਨਹਿਂ_ਕਛੂ, ਹੇਤ ਆਯੋ 
ਪਾਨੀ ਪਾਨ ਕੋ!। ” 

ਤੀਯ ਕਹੈ ਬੈਨ “ਈਹਾਂ ਨਰ ਕੋਊ ਹੈ ਨ 
ਤਵ, 

ਆਂਖ ਹੂੰ ਨ ਦੇਖਯੋ, ਗਯੋ ਥਾਨ ਕਿਤ 
ਆਨ ਕੋ। 

ਆਗੈ ਜਾਇ ਹੇਰੋ ਪੁਰਿ, ਰਹੈ ਨਹੀਂ 
ਕਹੂੰ ਦੁਰਾਂ', 

ਸੁਨੇ ਮਰਦਾਨੇ ਗੁਰ ਬੈਨ ਦੇਯ ਕਾਨ ਕੋ 
॥੨੫॥ 


<< 


ਦਹਰਾ: 
ਬਸ ਨ ਬਸਾਵਹਿ' ਫਸੈ ਕੋ, 


ਖਾਮੀ! 


801 





/ਕੱਚੀ। 


ਇਸਤ੍ਰੀਆਂ ਦਾ। “ਧਰਮ। 
ਬੰਨ੍ਹ ਲਿਆ ਸੀ। 
ਟੂਰੇ। “ਦੀਨਾਂ ਦਾ ਦੁਖ ਨਾ ਦੇਖ ਸਕਣ ਵਾਲੇ। 


ਉਸ ਗਲੀ ਵਿਚ ਜਿਸ ਵਿਚ ਘਰ ਸੀ। 'ਪਾ:- 
ਜਿਸ ਬਾਸ ਹੁਤੋ ਤਿਤ ਜਾਵਤ ਭੈ। ਬਾਸ=ਘਰ। 


'ਗੁਰੂ ਜੀ ਨੇ। ਪੁਛਿਆ। “ਓਸੇ ਨੂੰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਾਸ ਵਿਖੈ ਬੰਧਾਨਾ। 
ਭਗਤਿ ਵਛਲ ਕੇ ਕਾਨ ॥੨੬॥ 
ਸੈਯਾ: 

“ਕਯੋਂ ਨ ਬਤਾਵਹਿਂ ਮਾਨਵ ਤੂੰ , 

ਮੁਖ ਕੂਰ ਕਹੈ' ਘਰ ਅੰਤਰ ਜਾਤੀ। 
ਹੈ ਇਹ ਥਾਨ, ਸੁਨਯੋ ਹਮ ਕਾਨਾਂ, 
ਬਰਯੋ ਜਲ ਪਾਨ ਕੇ ਹੇਤ ਤਿਖਾਤੀ!। ” 
ਬਰਿ' ਅੰਤਰ ਹੇਰਿ ਲਵੋ ਭਲਿ ਭਾਂਤੀ। 
ਬੀਚ ਨਿਕੇਤ ਦੁਰਾਯੋ ਨਹੀਂ, 

ਹਮ ਬੋਲਤਿ ਯੌ, ਪਰਤੀਤ ਨ ਪਾਤੀ” 
॥੨੭॥ 

ਦੋਹਰਾ: 

ਚੰਚਲ ਤਿਯ ਕੇ ਚਲਿਤ' ਲਖਿ, 
ਦਲਿਤ! ਸੀਲ ਸਤਿ? ਜੌਨਾ। 


ਇਕ ਸਲੋਕ ਕਹਿ ਕਮਲ ਮੁਖਾ', 
ਕਲਾ ਦਿਖਾਈ ਤੌਨ' ॥੨੮॥ 


802 





ਉਸਦੀ ਅਵਾਜ਼) ਅਸਾਂ ਕੰਨੀ ਸੁਣੀ ਹੈ। 
'ਤਿਹਾਯਾ। 


'ਵੜਕੇ। 


'ਚਲਿਂਤੁ। 


ਨਾਸ਼ ਕਰਦੀ ਹੈ। “ਜਤ ਸਤ। 'ਜੋ। 
'ਗੁਰੂ ਜੀ ਨੇ। 
'ਉਸਨੂੰ ਨੂੰ। 


ਸਲੋਕ ॥ 
ਕਲਰ ਕੀ ਵਣਜਾਰੀਆਂ ਝੂੰਗੇ ਮੁਸਕ ਮੰਗੇਨ ॥ 
ਅਮਲਾਂ ਬਾਝਹੁ ਨਾਨਕਾ ਕਿਉਂ ਕਰ ਕੰਤ ਮਿਲੇਨ ॥੧॥ 
"ਇਹ ਸ਼ਲੋਕ ਸ੍ਹੀ ਗੁਰੂ ਗੁੱਥ ਸਾਹਿਬ ਜੀ ਵਿਚ ਨਹੀਂ ਹੈ। 


ਸੈਯਾ: 

ਯੋ ਕਹਿ ਤੇ ਸਿਰ ਕੁੰਭ ਲਗਜੋ. 
ਉਤਰੈ ਨ ਤਰੈ, ਰਹੀ ਹਾਰ ਉਤਾਰੀ। 
(ਘੜਾ ਸਿਰ ਚੰਬੜਿਆ) 

“ਭਯਾਂ ਭਯਾਂ` ਭਨੀ' ਮਰਦਾਨੇ ਜਬੈ, 
“ਕਹੁ ਵਾਹਿਗੁਰੂ ` ਗੁਰ ਬਾਨੀ! ਉਚਾਰੀ। 
ਯੋ ਭਨਿਤੇ ਗਰ ਤੰਤ ਗਈ ਤੁਟ, 

ਭਾ ਤਨ ਮਾਨਵ, ਟਾਮਨ' ਟਾਰੀ”। 

ਲੇਯ ਰਬਾਬ ਧਰੇ ਨਿਜ ਕੰਧ, 

ਅਯੋ ਢਿਗ, ਲੌਜਤਿ ਹੇਰਿ ਅਘਾਰੀ”' 
॥੨੯॥ 


'ਘੜਾ। 
/ਹੇਠ। 


'ਕਹੀ। 
ਗੁਰੂ ਜੀ ਨੇ ਬਾਣੀ। 


'ਜਾਦੂ। “ਦੂਰ ਹੋਯਾ। 


/ਅਘਾਰੀ (ਅਘ4ਅਰੀ)=ਪਾਪਾਂ ਦੇ ਵੈਰੀ (ਗੁਰੂ 
ਜੀ ਨੂੰ) ਦੇਖ ਕੇ। 'ਪਾ-ਅਹਾਰੀ। _[ਸੰਸ. 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 803 





ਅਹਾਰਯਯ]=ਜਿਸਨੂੰ ਕੋਈ ਨਾ ਠੌਗ ਸਕੇ-ਗੁਰੂ 
ਨਾਨਕ _ਜੀ। ਪਾਠਾਂਤੂ:-ਅਗਾਰੀ=ਅੱਗੇ। ਭਾਵ 
ਗੁਰੂ ਜੀ ਵਲ ਨਹੀਂ, ਪਰ ਅਗੇਰੇ ਨੂੰ ਤੱਕਦਾ ਹੈ। 

ਪੁਨ ਨਾਰਿ ਕੇ ਸੀਸ ਪੈ ਕੁੰਭ ਲਗਾ, 

ਬਿਸਮਾਦ ਭਏ ਲਖਿ ਕੈ ਨਰ ਨਾਰੀ। 

ਬਹੁ ਕੀਨ ਪੁਯਾਸ' ਭਏ ਸਭਿ ਬਾਦ?, __ 'ਯਤਨ। “ਬਿਅਰਥ। 

ਪਖਾਨ ਭਿਦੈ ਨਹਿ? ਬੁੰਦ ਕੇ ਮਾਰੀ?। __'ਪੱਥਰ ਨਹੀਂ ਵਿੰਨਿਆ ਜਾਂਦਾ। “ਪਾਣੀ ਦੀ ਬੂੰਦ 
ਮਾਰਿਆਂ। 

ਪਢਿ ਮੰਤ੍ਨ ਜੰਤੂਨ ਕੋ ਲਿਖਿ ਕੈ, 

ਕਰਿ ਤੰਤੂਨ ਕੋ ਸਭਿ ਹੀ ਤਿਯ! ਹਾਰੀ। _'ਇਸਤ੍ਰੀਆਂ। 

ਘਟ! _ਕੁਟ ਸੋਂ? ਬਾਨ _ਉਪਾਇ” 'ਘੜਾ। ਪਹਾੜ ਵਾਂਭੂ। 'ਯਤਨਾਂ ਦੇ ਤੀਰ। 

ਚਲਾਵਤਿ, 

ਖੰਡਤਿ ਹੋ!, ਨ ਚਲੈ _ਉਪਚਾਰੀ? 'ਟੁੱਟ ਜਾਂਦੇ ਹਨ। “ਯਤਨ ਨਹੀਂ ਚਲਦੇ। 

॥੩੦॥ 

ਕਬਿੱਤ: 

ਕੀ, 

ਭਈ ਸੁਧ ਤਾ ਕੋ ਕਿਨ ਜਾਇ ਕੈ 

ਬਖਾਨਿਯਾ। 

(ਨੂਰਸ਼ਾਹ) 

“ਚੇਟਕੀ ਫਕੀਰ ਇਕ ਆਯੋ ਹੈ ਨਗਰ 

ਬੀਚ, 

ਘਟਾ ਤੀਯ ਸੀਸ ਪੈ ਲਗਾਯੋ ਸਭਿ 

ਜਾਨਿਯਾ। 

ਮੰਤਰ ਨ ਜੰਤਰ ਨ ਤੰਤਰ ਚਲਤਿ ਕੋਊ. 

ਹਾਰੇ _ਉਪਚਾਰ!' _ਕਰਿ _ਕਾਹੂੰ _ਨ_'ਯਤਨ ਨਹੀਂ। “ਹਿਲਾਯਾ ਗਿਆ। 

ਹਿਲਾਨਿਯਾ?। 

ਜੈਸੇ ਸਯਾਰ! ਸ਼ੇਰ ਕੋ, ਪਪੀਲਕਾ? 'ਗਿੱਦੜ। “ਕੀੜੀ। 

ਸੁਮੇਰ ਕੋ. 

ਉਪਾਇ ਤਿਸ ਸਾਮੁਹੇ!' ਸੁ ਐਸੀ ਬਿਧਿ 'ਸਾਹਮਣੇ। “ਬਣਾਯਾ। 

ਠਾਨਿਯਾ?” ॥੩੧॥ 

ਸੁਨੀ ਜਬ ਰੋਸੀ' ਤਬ ਤਿਯਾ? ਢਿਗ? 'ਗੁੱਸੇ ਹੋਈ। ਇਸਤ੍ਰੀਆਂ। 'ਕੋਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਟਾਮਨ! ਕੀ ਬਿਧਿ ਮੈਂ ਸੁਜਾਨ” ਜੇਊ 
ਜਾਨਿਯਾ। 

ਭੇਜੀ ਤਤਕਾਲ' ਜਹਾਂ ਕੁੰਭ ਸੀਸ ਬਾਲ? 
ਲਗੇ, 

ਧਾਰਤਿ ਬਿਸਾਲ ਮਾਨ! ਧਾਈ ਤਿਹ 
ਥਾਨਿਯਾ। 

ਢੋਲਕ ਬਜਾਇ ਕੋਊ, ਕੰਧ ਕੋ ਭਜਾਇ 
ਚਲੀ, 

ਕੋਊ ਨਿਜ _ਬਦਨ _ਤੇ ਅਗਨਿ 
ਬਮਾਨਿਯਾ'। 

ਚਢਿ ਹੈ ਬਿਟਪ' ਕੋਊ, ਕੋਊ ਮ੍ਰਿਗ 
ਛਾਲਾ ਪਰ, 

ਕੋਊ ਭੇਟ ਮੰਤ੍ਰਨ ਕੀ ਦੇਨੇ ਹੇਤ 
ਆਨਿਯਾ ॥੩੨॥ 


ਦਹਾਦਾ 


ਸਭਿ ਬਾਲ! ॥੩੩॥ 

ਸਰਠਾ: 

ਨੂਰਸ਼ਾਹਿ ਕੇ ਪਾਸ, ਪੁਨ ਸੁਧ ਦੀਨੀ 
ਜਾਇਕੈ। 

“ਹਾਰੀ ਕਰਤਿ ਪੁਯਾਸ, ਬਲ ਨ ਚਲੈ 
ਇਕ' ਕੁੰਭ ਪਰ” ॥੩੪॥ 

ਕਬਿੱਤ: 





'ਟੂਣਿਆਂ ਵਿੱਚ। “ਚਤੁਰ। 
ਉਸੇ ਵੇਲੇ। “ਇਸਤ੍ਰੀ ਦੇ। 


/ਹੰਕਾਰ। 


804 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਨਾਇਕੈ। ” 

ਆਣਿ ਪਢੇ ਮੰਤਰ, ਛੁਹਾਏ ਲਿਖਿ 
ਜੰਤਰ ਸੁ, 

ਗੂੀਵ' ਬਾਂਧ _ਤੰਤੂਨ ਕੋ ਢੋਲਕੀ 
ਬਜਾਇਕੈ। 

ਟਾਮਨ ਬਨਾਇ ਬਹੁ ਕੂਟ ਕੋ ਡੁਲਾਇ 
ਦੇਤਿ, 

ਐਸੇ ਸਭਿ ਕੀਨ, ਘਟਾ ਸਕੀ ਨ 
ਡੁਲਾਇਕੈ ॥੩੫॥ 

ਸੈਯਾ: 

ਪਾਵਕ' ਸੇ ਉਪਚਾਰ£ ਕਿਯੇ, 

ਘਟ ਲਾਗਣ ਸੀਸ ਭਯੋ ਜਲ ਨਯਾਈ'। 
ਏਕ ਨ ਜੋਰ ਚਲਯੋ ਤਿਹ' ਉਪਰ, 
ਹਾਰ ਰਹੀ ਕਰਿ ਕੋਟ ਉਪਾਈ'। 

ਤੀਯ ਭਈ ਦੁਖ ਮੈਂ ਅਤਿ ਆਤੁਰ, 
ਸੀਸ ਪੈ ਕੁੰਭ ਧਰੇ ਅਕੁਲਾਈ'। 


“ਹਾਇ” ਮੁਹੂਰਮੁਹੂ' ਬਕਿ ਆਨਨ, 
“ਮੋ ਸੰਗ ਕਯਾ ਜਗਦੀਸ਼ ਬਨਾਈ 
॥੨੩੬॥ 

ਦੀਨ ਭਈ' ਮਨ, ਚੀਨ ਲਈ, 

ਮਹਿਮਾ ਜੁ ਨਈ ਗੁਰ ਕੀ ਸੁਖਕਾਰੀ'। ” 


ਭਾਖਿ ਦਈ, ਅਵਗਯਾ ਜੁ ਭਈ, 
ਸੁਨਿ ਕਾਨ ਲਈ ਸਿਰਦਾਰਨ ਨਾਰੀ'। 
ਚ਼ੂਰਣ ਤਾਂ ਚਰਣਾ ਬਲਿਹਾਰੀ!। 

ਮੈ ਅਪਰਾਧ ਕਿਯੋ ਇਹ ਸਾਧ ਕੋ, 
ਲੇਹੁ _ਅਰਾਧ, ਮਿਟੈ ਦੁਖ ਭਾਰੀ? 
॥੩੭॥ 

ਦੋਹਰਾ: 

ਨੂਰਸ਼ਾਹਿ ਤਹਿੰ ਤੀਯ ਸੋ, ਔਰ ਅੰਗਨਾ 
ਪੁੰਜਾ। 


805 





'ਆਜਿਜ਼ ਹੋ ਗਈ। 

'ਮੈੱ' ਹੁਣ ਦੀਨ ਹੋਈ ਹਾਂ, ਆਦਿ (ਅ) ਉਹ 
(ਘੜੇ ਵਾਲੀ) ਇਸਤ੍ਰੀ ਦੀਨ ਭਈ, ਆਦਿ। 
ਇਸਤ੍ਰੀਆਂ ਦੀ ਸਰਦਾਰਨੀ ਨੇ। 


/ਤਿਸਦੇ ਚਰਣਾਂ ਦੀ ਧੂੜ ਤੋ ਸਦਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਗਈ ਤਹਾਂ ਮਿਲਿ ਕੈ ਸਭੈ, ਜਹਿਂ_'ਬੈਠੇ ਸਨ। 
ਰਾਜਹਿਂ' ਪਦਕੰਜ ॥ ੩੮॥ 

ਸਰਠਾ: 

ਨਿਕਟ। 

ਨਿਤ ਕੋ ਦੇਖਿ ਮੁਕੰਦ, ਬੋਲੇ ਸਹੀ ਮਹਿ 
ਸ਼ਬਦ ॥ ੩੯ ॥ 





ਸੀ ਮੁਖਵਾਕ ॥ 
ਰਾਗੁ ਸੂਹੀ ਮਹਲਾ ੧ ਕੁਚਜੀ 
੧ਉਂ `ਸਤਿਗੁਰ ਪੁਸਾਦਿ ॥ 
ਮੰਵੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉਂ ਸਹੁ ਰਾਵਣਿ ਜਾਉ ਜੀਉ ॥ 
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ 
ਜਿਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥ 
ਸੇ ਗੁਣ ਮੰਦੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥ 
ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥ 
ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥ 
ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥ 
ਸੇ ਵਸਤੂ ਸਹਿ ਦਿਤੀਆ ਮੈ ਤਿਨ ਸਿਉ ਲਾਇਆ ਚਿਤੁ ਜੀਉ ॥ 
ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥ 
ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥ 
ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥ 
ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥ 
ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥ 
ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥ 
ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥ 
ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥ 
ਕਬਿੱਤ: 
ਨੂਰਸ਼ਾਹਿ ਸੁਨਿ ਨਿਜ ਸੀਸ ਧੁਨਿ ਭਨਯੋ 
ਪੁਨ, 
ਜਾਨਯੋ ਮਨ ਮਾਂਹੀ -ਏਹ ਚੇਟਕੀ ਫਕੀਰ 
ਹੰ। 
ਮੰਤ੍ਰ ਕੋ ਅਲਾਵਤਿ' ਸੁਨਾਵਤਿ ਛਲਤਿ 'ਕਹਿੰਦਾ ਹੈ। 
ਮੋਹਿ, 
ਹੋਂ ਨ ਪਤਿਆਵੋ!” ਏਹ ਗਾਢੋਈ? 'ਪਤੀਜਾਂ। “ਤਕੜਾ। “ਨਿਰਭੈ। 


806 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 807 


ਪੀਰ ਹੈ- ॥੪੦॥ 

ਸ੍ਰੈਯਾ: 

ਨਾਗਨੀ ਜਯੋ' ਬਿਨਤਾ ਸੁਤ' ਕੋ, 
ਡਰਪਾਵਤਿ ਆਪਨੇ ਜੋਰ ਦਿਖਾਵੈ। 
ਤਯੋ' ਗੁਰ ਸਾਮੁਹਿ' ਮੰਤੂਨ ਕੋ ਪਢਿ, 
ਭਾਵਨ ਸੋ? ਹਿਰਦਾ ਬਿਰਮਾਵੈ”। 


ਹਾਰਿ ਕੈ ਜਾਨਤਿ ਭੀ “ਇਹ ਪੂਰਨ', 
ਤੂਰਨ ਦੀਨ ਭਈ ਘਿਘਿਆਵੈ। 


“ਭੇਵ ਤੁਮਾਰ ਨ ਜਾਨਿ ਸਕੀ ਹਮ, 
ਕੀਨ ਖ਼ਤਾ ਅਬ ਸੋ ਬਖ਼ਸ਼ਾਵੈ' ॥੪੧॥ 
ਮੰਦਮਤੀ' ਤੁਮਰਾ ਇਨ ਮਾਨਵ, 
ਮੰਤੁਨ ਕੇ ਜਿਨ ਬੀਚ ਫਸਾਯੋ। 

ਕੁੱਭ ਨਿਵਾਰਹੁ' ਯਾਂ ਸਿਰ ਤੇ, 

ਅਬ ਦੀਨ ਭਈ ਮਨ ਤੇ ਦੁਖ ਪਾਯੋ। 
ਨਾ ਕਰਿ ਹੈਂ ਅਵਿਹੇਲਨ' ਸੰਤਨ, 
ਪਾਵਹਿ ਆਨ, ਜਿਤੀ ਹਮ ਥਾਯੋ”। 


ਹੋ! ਸਿਰਮੌਰ, ਅਭੈ ਸਭਿ ਨੌਰ, 





'ਜਾਨ ਗਈ ਹਾਂ ਇਹ ਡੂੰਘਾ (ਮੰਤ੍ਰੀ) ਹੈ। 


'ਏਸ ਮਾੜੀ ਮਤ ਵਾਲੀ ਨੇ। 
ਦੂਰ ਕਰੋ। 


'ਨਿਰਾਦਰ। 

ਸੌਂਹ ਖਾਂਦੀਆਂ ਹਾਂ ਜਿੰਨੇ ਸਾਡੇ ਥਾਂ ਹਨ: ਸੰਤ ਦਾ 
ਨਿਰਾਦਰ ਨਾ ਕਰਾਂਗੀਆਂ (ਅ) ਜਿੱਥੇ ਸਾਨੂੰ ਸੰਤ 
ਮਿਲੇ ਅਵਗਜਾ ਨਹੀਂ...। 

ਤੁਸੀਂ ਹੋ। 


ਸਮਾਨ ਨ ਔਰ ਤੁਹੀ ਗਤਿਦਾਯੋ!? 'ਮੁਕਤੀ ਦਾਤੇ ਹੋ। 


॥੪੨॥ 
ਯੌੱ' ਸੁਨਿ ਕੈ ਤਿਨ ਕੀ ਬਿਨਤੀ, 
ਪੁਨ ਸ਼ੀ ਗੁਰ ਆਨਨ ਬੈਨ ਅਲਾਯੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 808 


ਉਠੀ ਤਤਕਾਲਕ ਬਾਲ ਹਿਲਾਯੋ!। /ਹਿਲਾਯਾ (ਘੜਾ)। 
ਨਾਮ ਉਚਾਰਤਿ ਹੀ ਉਤਰਾ ਘਟ, 

ਤੀਯ ਅਚੰਭ ਸਭੈ ਉਰ ਪਾਯੋ। 

ਆਨਿ ਉਪਾਇਨ ਭੂਰ ਧਰੀ, 

ਮੁਕਤਾ! ਸਭਿ ਹੀਰ? ਤੇ ਚੀਰ” ਮੰਗਾਯੋ_ 'ਮੋਤੀ। “ਹੀਰੇ। “ਬਸਤਰ। 
॥੪੩॥ 

ਦੋਹਰਾ: 

“ਬਖਸ਼ਹੁ ! ਲੀਜੈ ਭੇਟ ਕੋ, ਪੂਰਨ ਪੁਰਖ 

ਕ੍ਰਿਪਾਲ। ' 

ਇਹ ਬਿਧਿ ਤਿਨ ਕੋ ਦੇਖਿ ਕੈ, ਬੋਲੇ 

ਬਚਨ ਰਸਾਲ ॥੪੪॥ 





ਸੀ ਮੁਖਵਾਕ ॥ 
ਮ8੧॥ 
ਗਲੰਤ ਅਸੀ ਚੰਗੀਆ ਆਚਾਰੀ ਬੁਰੀਆਹ ॥ 
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ 
ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥ 
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥ 
ਹੋਂਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥ 
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥ 
[ਸਿਰੀ: ਵਾਰ ਮ: ੧] 
ਦੋਹਰਾ: 
ਆਪਾ ਖੋਵਨ ਕੇ ਸਬਦ, ਔਰ ਕਹੇ ਗੁਰੁ 
ਤਾਂਹਿ। 
ਸੁਨਿ ਕਰਿ ਉਰ ਬੈਰਾਗ ਭਾ, ਦੀਨ ਭਈ 
ਬਚ ਪ੍ਰਾਹਿ ॥੪੫॥ 


। "ਜ਼ਿਮੀਂ ਤੇ। ਹੇ ਪਰਸੁਆਰਥੀ ਜੀ। 


ਜਬ ਲੌ ਨਹਿ ਭੇਵ ਲਖਯੋ ਤਬ ਲੌ ਦੁਖ, 

ਭੇਵ ਲਖਯੋ ਕਰਿਯੇ ਕਿਰਤਾਰਥ। 

ਪਦ ਪੈ ਬਲਿਹਾਰ ਮੁਹੂਰਮੁਹੂ, 

ਤਵ ਮੂਰਤਿ _ ਦ੍ਰਿਸ਼ਟਿ _ਅਗਾਤਿ_'ਤੁਹਾਡੀ ਪਰਤੱਖ ਮੂਰਤੀ ਦੇ ਅੱਗੇ ਪਦਾਰਥ (ਧਰੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 809 





ਪਦਾਰਥਾਂ। ਹਨ)। (ਅ) ਤੁਸਾਡੇ ਦਰਸ਼ਨ ਨਾਲ (ਸਭ) 
ਪਦਾਰਥ ਪ੍ਰਾਪਤ ਹੁੰਦੇ ਹਨ। 

ਕਰੁਨਾਕਰ ਲੇਹੁ ਉਪਾਇਨ' ਕੋ, 'ਭੇਟਾ। 

ਸਿਖ ਦੇਹੁ, _ਗਈ _ਬਯਾਂ _ ਪਾਛ? 'ਆਯੂ। “ਪਿਛਲੀ। “ਬਿਅਰਥ। 

ਅਕਾਰਥ”`' ॥੪੬॥ 

ਕਬਿੱਤ: 

"ਐਸੇ ਜਬ ਭਈ ਦੀਨ ਪਾਹੁਲ ਪਦਨ 

ਦੀਨਿ, 

"ਪੁਰਾਤਨ ਜਨਮ ਸਾਖੀ ਵਿੱਚ ਏਹ ਪ੍ਰਸੰਗ ਦੋ ਨਹੀਂ ਹਨ, ਸਗੋਂ ਕਾਵਰੂ ਦੇਸ਼ ਵਿਚ ਇਕੋ ਹੀ ਪ੍ਰਸੰਗ 

ਹੈ, ਨੂਰਸ਼ਾਹ ਉਥੇ ਦੀ ਹੀ ਸਰਦਾਰਨੀ ਦੱਸੀ ਹੈ। ਓਥੇ ਬੀ ਤ੍ਰਿਆਰਾਜ ਕਹਿਆ ਹੈ, ਯਥਾ ਗੁਰੂ ਜੀ 

ਮਰਦਾਨੇ ਨੂੰ ਕਹਿੰਦੇ ਹਨ:- “ਮਰਦਾਨਿਆਂ ਇਹ ਕਾਵਰੂ ਦੇਸ਼ ਹੈ, ਤਰਿਆ ਰਾਜ ਹੈ। ” ਘੜਾ ਸਿਰ ਤੋਂ 

ਨਾ ਹਿੱਲਣ ਦੀ ਕਥਾ ਬੀ ਉਥੇ ਹੀ ਦਿੱਤੀ ਹੈ। 

“ਹਕੀਕਤ ਰਾਹ ਮੁਕਾਮ” ਵਿੱਚ ਤਰਿਆ ਰਾਜ ਦਾ ਦੱਖਣ ਵਿਚ ਜ਼ਿਕਰ ਆਯਾ ਹੈ, ਯਥਾ:- “ਨੇਕਾਪਟਣ 

ਬੀਜਾ ਨਗਰ ਤੇ ਇਕੱਤ੍ਰੀ ਕੋਸ ਹੈ। ਘਰ ਭਾਟੜਿਆਂ ਕੇ ਬੇਗਾਪੁਰ ਬੀਜਾਪੁਰ ਤੇ ਕੋਸ ਅੱਸੀ ਹੈ ਅਹੋਗਾ 

ਪੇਠ ਹੈ, ਤਹਾਂ ਸੰਗਤ ਚੰਗੇ ਭਾਟੜੇ ਕੀ ਹੈ। ਤਿਸਕੀ ਗਿਰਦ ਨਿਵਾਹੀ ਸਿੱਖ ਸੰਗਤ ਬਹੁਤ ਹੈ, ਅਰ 

ਭਾਟੜਿਆਂ ਕੇ ਘਰ ਤੇ ਕਜਲੀ ਬਨ ਕੋਸ ਅੱਸੀ ਹੈ। ਤਿਰੀਆ ਰਾਜ ਹੈ। ਤਹਾਂ ਬੀ ਗੁਰੂ ਬਾਬੇ ਕਾ 

ਦੇਹੁਰਾ ਹੈ। ਸੰਗਤ ਭਾਟੜਿਆਂ ਕੇ ਜੁੜਦੀ ਹੈ। ਓਥੇ ਗੁਰੂ ਸਿਧਾਂ ਨਾਲ ਗੋਸਟ ਕਰਿਕੈ ਪੂਜਾ ਖਿੰਚ 

ਲੀਤੀ ਹੈਸੁ। ਤਬ ਸਿਧ ਗੁਰੂ ਕਾ ਜੋਰ ਅਜਮਾਇਕੈ ਪੈਰੀ ਆਇ ਪਏ ਹੈਨਿ। ਓਸ ਥਾਉ ਕਾ ਨਾਉ 

ਕਜਲੀ ਬਨ ਤ੍ਰਿਆ ਰਾਜੁ ਹੈ। ਤਹਾਂ ਭੀ ਸੰਗਤ ਹੈ।' 

ਇਹ ਹਕੀਕਤ ਰਾਹ ਮੁਕਾਮ ਸੰ: ੧੬੬੧ ਬਿ: ਤੋ ਪਹਿਲੇ ਦੀ ਹੈ, ਪੁਰਾਤਨ ਜਨਮਸਾਖੀ ਤੋ ਬੀ 

ਪੁਰਾਣੀ ਹੈ। ਸੋ ਦੱਖਣ ਦੇਸ਼ ਵਿੱਚ ਸਿੱਖੀ ਦਾ ਪਤਾ ਤੇ ਤਿਰੀਆ ਰਾਜ ਦਾ ਪਤਾ ਠੀਕ ਹੈ। ਸਾਖੀ ਉਥੇ 

ਜੋ ਹੋਈ ਸਿੱਧਾਂ ਦੀ ਦੱਸੀ ਹੈ, ਹੋਰ ਸਾਖੀ ਤ੍ਰੀਮਤਾਂ ਦੀ ਕੋਈ ਨਹੀਂ ਦੱਸੀ। 

ਗੁਰੂ ਸਿੱਖੀ ਰੀਤਿ" ਕੀਨਿ ਮੁਕਤਿ 'ਪਾ:-ਚਾਲ। 

ਨਿਧਾਨ ਕੀ। 

ਬੰਧੀ ਧਰਮਸਾਲ ਉਪਦੇਸ਼ ਦੇ ਕ੍ਰਿਪਾਲ 


ਗੁਰੁ, 

ਕੀਰਤਿ ਬਿਸਾਲ ਹਰਿ ਕੀਨੀ ਰੀਤਿਗਾਨ 'ਹਰਿ ਕੀਰਤਨ ਦੇ ਗਾਇਨ ਦੀ। 
ਕੀ'। 

“ਸਿੱਖ ਸੰਤ ਆਇ ਤਾਂ ਪੈ ਮੰਤ ਨ 


'ਪਾ:-ਬਿਧਿ। 


ਗਤ “ਸੰਸਾਰ ਤੋਂ ਉਪਜੇ ਦੁੱਖ ਚਲੇ ਜਾਣ। 'ਪਾ:- 
ਭਵਜੰਨਯ' ਦੁਖਾਂ, ਭਵਲ। 
ਦੇਤਿ ਸੁਖ ਰੀਤਿ ਜਯੋ' ਸੰਤੋਖ ਸਿੰਘ 'ਜਿਵੇਂ ਸੂਰਜ ਦੀ ਰੀਤੀ ਹੈ ਸੁਖ ਦੇਣ ਦੀ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 810 





ਭਾਨੁ ਕੀ” ॥੪੭॥ 

ਦੋਹਰਾ: 

ਕੇਤਿਕ ਬਾਸੁਰ ਰਹਿ ਤਹਾਂ, ਧਰਮ 

ਦ੍ਰਿੜਾਯੋ ਦੇਸ਼। 

ਪਰਮ ਪ੍ਰੋਮ ਕਰਿ ਸਿਖ ਭਈ, ਭਜਤਿ 

ਨਾਮ ਜਗਤੇਸ਼ ॥੪੮॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਤ੍ਰਿਯਾ ਰਾਜ ਉਪਦੇਸ਼” ਪ੍ਰਸੰਗ ਬਰਨਨੰ 
ਨਾਮ ਉਣਚਾਸਮੋ' ਅਧਯਾਯ ॥੪੯॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 811 


੫੦. [ਸਤਿਗੁਰ ਮੰਗਲ। ਭਰਥਰੀ। ਕੌਡਾ] 





(ਭਰਥਰਿ) ॥੨॥ 
(ਭਰਥਰਿ ਦਾ ਪੂਰਬ ਪ੍ਰਸੰਗ] ॥ ੧੨॥ 
(ਕੌਡਾ) ॥੩੩॥ 
(ਮਰਦਾਨਾ ਰਾਖਸ਼ ਦੇ ਕਾਬੂ) ॥੪੪॥ 
(ਗੁਰੂ ਜੀ ਦਾ ਬਿਰਦ) ॥੫੨॥ 
(ਅਦਭੁਤ ਸ਼ੀਸ਼ਾ) ॥੬੯॥ 
(ਕੌਡੇ ਦਾ ਪੂਰਬ ਪ੍ਰਸੰਗ) ॥੮੪॥ 
(ਵਿਚਾਰ ਰੂਪ ਦਰਪਨ) ॥ ੯੮॥ 
ਦੋਹਰਾ: 
ਮਯਾ ਸਦਨ ਪੰਕਜ ਬਦਨ ਮੋਹ ਕਦਨ ਗਤਿਦੈਨ। 
ਮਯਾ=ਕ੍ਰਿਪਾ, _ਮੇਹਰ। _ ਸਦਨ=ਘਰ। _ ਬਦਨ=ਮੂੰਹ, _ਮੁਖੜਾ। _ ਪੰਕਜ=ਕਮਲ। _ ਪੰਕਜ 
ਬਦਨ=ਮੁਖਾਰਬਿੰਦ। ਕਦਨ=ਕੱਟਣ ਵਾਲਾ। 
ਚਰਨ ਸ਼ਰਨ ਤਿਨ ਪਰਨ ਮਮ ਦਰਸ਼ਨ ਪਰਸਨ ਚੈਨ ॥੧॥ 
ਪਰਨ=ਆਸਰਾ। ਪਰਸਨ=ਛੁਹ। ਚੈਨ=ਸੁਖ, ਆਰਾਮ। 
ਅਰਥ: 
ਮੇਹਰ ਦਾ ਘਰ (ਸੰਸਾਰ ਦੇ) ਮੋਹ ਨੂੰ ਕੱਟਕੇ ਮੁਕਤੀ ਦੇਣਹਾਰੇ (ਸ਼ੀ ਸਤਿਗੁਰੂ ਜੀ, ਜਿਨ੍ਹਾਂ) ਦਾ 
ਮੁਖੜਾ ਕਮਲ (ਵਰਗਾ ਸੁੰਦਰ) ਹੈ, ਉਨ੍ਹਾਂ ਦੇ ਚਰਨਾਂ ਦੀ ਸ਼ਰਨ ਦਾ ਮੈਨੂੰ ਆਸਰਾ ਹੈ, (ਜਿਨ੍ਹਾਂ 
ਚਰਨਾਂ ਦੇ) ਦਰਸ਼ਨ ਅਰ ਛੁਹ ਪ੍ਰਾਪਤੀ ਨਾਲ ਸੁਖ (ਪ੍ਰਾਪਤ) ਹੁੰਦਾ ਹੈ। 
ਸ਼ੀ ਬਾਲਾ ਸੰਧੁਰੁ ਵਾਚ ॥ 
ਚੌਪਈ: 
ਆਗੈ ਗਮਨੇ ਸ਼੍ਰੀ ਗੁਰੂ ਪੂਰੇ। 
ਨਿਜ ਦਾਸਨ ਜੋ ਦੇ' ਗਤਿ ਰੂਰੇ। 
ਭਰਥਰਿ!' ਆਸ਼ੂਮ ਜਹਾਂ ਸੁਹਾਵਨ। 'ਭਰਥਰੀ ਦਾ। 
(ਭਰਥਰਿ) 
ਤਹਾਂ ਜਾਇ ਪਹੁੰਚੇ ਜਸੁਪਾਵਨ' ॥੨॥ _ 'ਪਵਿੱਤੁ ਜਸ ਵਾਲੇ। 
ਜਿਹ ਮਾਨਹਿ ਸੋ ਸਗਰੋ ਦੇਸ਼ਾ। 
ਤੀਯ ਰਾਜ ਪੁਨਿ ਅਪਰ' ਨਰੇਸ਼ਾ। 'ਹੋਰ। 
ਪੂਜਕ ਹੁਤੇ ਸਰਬ ਨਰ ਨਾਰੀ। 
ਮਹਿਮਾ ਯੋਗਨ ਕੀ ਤਹਿਂ ਭਾਰੀ ॥੩॥ 
ਤਿਹ ਆਸ਼ੂਮ ਕੇ ਜਾਇ ਸਮੀਪਾ। 
ਬੈਸਿ ਗਏ ਬੇਦੀ ਕੁਲਦੀਪਾ। 
ਸੋ ਕਿਤ ਕਾਜ ਵਹਿਰ ਕੋ ਨਿਕਸਾ। 
ਦੇਖਯੋ ਮੁਖ ਪੰਕਜ ਸਮ ਬਿਕਸਾ ॥੪॥ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦੇਖ ਅਤੀਤ ਦਿਪਤਿ' ਪਰਕਾਸ਼ਾ। 
ਧਰਯੋ ਸਰੂਪ ਮਨਹੁ ਸੁਖਰਾਸਾ!। 
ਮਸਤਕ ਆਯੁਤ' ਲੋਚਨ ਲੋਨੇ। 
ਗਜਾਨ ਤਰਨਿ ਜਨੁ ਜਗ _ਪੁਗਟੋਨੇ 
॥੫॥ 

ਆਇ ਨਿਕਟਿ ਮੁਖ' ਬਚਨ ਬਖਾਨਾ। 
“ਕੌਨ ਦੇਸ਼ ਕਿਤ ਕਰਹੁ ਪਯਾਨਾ? 
ਬੇਖ! ਅਪੂਰਬ” ਤੁਮਰੋ ਪਾਵਨ। 
ਕੀਜੈ ਅਪਨੋ ਨਾਮ ਬਤਾਵਨ” ॥੬॥ 
ਸੁਨਿਯੇ ਸ਼ੀ ਅੰਗਦ ਗੁਨਖਾਨੀ ! 
ਗੁਰੂ ਰੁਖ ਦੇਖਿ ਕਹੀ ਮੈ ਬਾਨੀ। 
“ਦੇਸ਼ ਪੰਜਾਬ ਸੁ ਦੂਰ ਹਮਾਰਾ। 

ਇਹੁ ਸ਼੍ਰੀ ਨਾਨਕ ਗੁਰੂ ਉਦਾਰਾ ॥੭॥ 
ਹਮ ਸੇਵਕ ਸੁਖ ਹੇਤ ਸਦਾਈ। 
ਰਹਹਿ ਸੰਗ ਇਨ ਕਰੁਨਾ ਪਾਈ। 
ਦੇਸ਼ਨ ਦੇਖਨ ਕਰਨ ਨਿਹਾਲਾ। 





ਬਿਚਰਹਿੰ ਅਵਿਨੀ' ਬਿਰਦ ਕ੍ਰਿਪਾਲਾ” 'ਧਰਤੀ ਤੇ। 


॥੮॥ 

ਸੁਨਤਿ ਭਰਥਰੀ ਉਰ ਮਹਿੰ ਹੁਲਸਾ!। _'ਅਨੰਦ ਹੋਯਾ। 
ਬੰਦੇ ਪਦ ਬੇਦੀ ਕੁਲ ਕਲਸਾ'। 'ਬੇਦੀ ਕੁਲ ਦੇ ਸ਼ਿਰੋਮਣੀ ਦੇ। 
ਕਹੈ ਕਿ “ਧੰਨ ਭਾਗ ਮਮ ਆਜੂ। 

ਜਾਂ ਤੇ ਭਾ ਤੁਮ ਮਿਲਿਨਿ ਸਮਾਜੂ! 'ਸਮਾਗਮ। 
॥੯॥ 

ਚਿਰੰਕਾਲ ਕੀ ਕਰਤਿ ਉਡੀਕਾ। 

ਭਯੋ ਮਨੋਰਥ ਪੂਰਨ ਜੀ ਕਾ। 

ਸਭਿ ਸਾਧਨ ਕੌ ਫਲ ਮੈ” ਪਾਵਾ। 

ਜੋਗ ਵਿਰਾਗ ਸੁ ਆਜ ਸੁਹਾਵਾ” 

॥੧੦॥ 

ਅਸ ਕਹਿ ਕਰਿ ਗਾ ਬੈਠ! ਸਮੀਪਾ। 

ਤਬ ਬੋਲੇ ਬੇਦੀ ਕੁਲਦੀਪਾ। 

“ਕਿਸ ਪੁਕਾਰ ਤੁਮ ਹਮ ਕੋ ਜਾਨੋ? 


812 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 813 


ਆਗਮ ਕੀ! ਉਡੀਕ ਕਸ _ਠਾਨੋ?? 'ਸਾਵੇ) ਆਉਣ ਦੀ। “ਕਿਵੇ ਕਰ ਰਹੇ ਹੋ। 

॥੧੧॥ 

ਸੁਣਿ ਕਰਿ ਭਰਥਰਿ ਬਚਨ ਉਚਾਰੇ। 

“ਸਭਿ ਬ੍ਰਿਤਾਂਤ ਮੈ ਕਹੋ ਸਵਾਰੇ। 

(ਭਰਬਰਿ ਦਾ ਪੂਰਬ ਪੂਸੰਗ) 

ਏਕ ਸਮੇ ਨਾਰਦ ਮੁਨਿ ਪਾਵਨ। 

ਮਿਲਯੋ ਮੋਹਿ ਜਿਹ ਰੂਪ ਸੁਹਾਵਨ 

॥੧੨॥ 

ਬੀਨਾ' ਹਾਥ ਭਗਤ ਮਹਿ! ਭੀਨਾ?। 

ਰੰਗਯੋ ਪ੍ਰੇਮਹਿੰ ਰੰਗ ਪੁਬੀਨਾ। 

“ ਬਿਲੋਕਿ ਕਰਿ ਬੰਦਨ ਕੀਨੀ। 
ਕ੍ਰਿਪਾਲ ਤਿਨ ਆਸ਼ਿਖ ਦੀਨੀ 





॥੧੩॥ 

ਮੈ ਕਰਿ ਕੈ ਬਹੁ ਬਿਨੈ ਵਡਾਈ। 
ਕਛੁ ਪੂਛਨ ਹਿਤ ਗਿਰਾ ਅਲਾਈ। 
ਸੁਣਤਿ ਦੇਵ ਰਿਖ ਮੁਝ ਸੋ ਭਾਖਾ। 


-ਜੋ ਕੁਛ ਤੁਮਹਿਂ ਪੁਛਨ ਅਭਿਲਾਖਾ 
॥੧੪॥ 

ਸਰਬ ਬਤਾਵਹਿਂ ਸ਼ੀ ਜਗ ਸਾਈਂ। 
ਛਿਤ! ਅਵਤਾਰ ਲੀਨ ਅਬ ਜਾਈ। 
ਸ਼ੀ ਨਾਨਕ ਨਿਜ ਨਾਮ ਧਰਾਵਹਿਂ। 
ਭਗਤਿ ਜਗਤਿ ਮਹਿ ਮਗ ਪੁਗਟਾਵਹਿਂ 
॥੧੫॥ 

ਖੰਡ! ਪਖੰਡ, ਬੁਹਮੰਡ ਮਝਾਰਾ। 
ਉਪਦੇਸ਼ਹਿਂ ਸਤਿਨਾਮ ਸੁਖਾਰਾ। 
ਅਵਿਨੀ ਸਰਬ ਗਵਨ ਕਰਿ ਨਾਥਾ। 

ਹੈ ਚਰਚਾ ਬਹੁ ਸਿੱਧਨ ਸਾਥਾ ॥੧੬॥ 
ਪੁਥਮ ਮਿਲਹਿੰਗੇ ਤੁਝ ਇਤ ਥਾਈਂ। 
ਬੈਸਹੁ ਪੇਮ ਰਿਦੇ ਲਿਵਲਾਈ। 

ਪੂਛ ਲੇਹੁ ਜੋ ਹੂ ਨਿਜ ਮਨ ਮੈਂ। 

ਸਰਬ ਬਤਾਇ ਦੇਹਿ ਇਕ ਛਿਨ ਮੈ'- 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੧੭॥ 

ਤਬ ਕੀ ਮੈ” ਰਾਵਰਿ ਸੁਧ ਪਾਈ। 

ਬੈਠਿ ਰਹਯੋ ਥਿਰੁ ਹੁਇ ਇਸ ਥਾਈਂ। 

ਅਬ ਮੋ ਕੋ ਭਾ ਦਰਸ ਤੁਮਾਰਾ। 

ਭਯੋ ਸਾਚ ਜੋ ਮੁਨੀ ਉਚਾਰਾ” ॥੧੮॥ 

ਸ਼ੀ ਗੁਰੂ ਬਚਨ ਸੁਣਤਿ ਭਰਥਰਿ ਕੇ। 

ਗਿਰਾ ਕਹੀ ਬਹੁ ਕਰੁਨਾ ਕਰਿ ਕੇ। 

“ਜੋ ਪੂਛਨ ਕੀ ਇੱਛਾ ਤੇਰੇ। 

ਕਹਹੁ ਆਪ ਸੁਨਿਯੇ ਬਿਨ ਦੇਰੇ 
॥੧੯॥ 

ਬਹੁਤ ਦਿਵਸ ਕੀ ਕਰਤਿ ਉਡੀਕਾ। 

ਸੋ ਲੀਜੈ ਉੱਤਰ ਅਬ ਨੀਕਾ। ” 

ਬੋਲਯੋ ਤਬਹਿ ਭਰਥਰੀ ਬਾਨੀ। 

“ਸੁਨਹੁ ਕ੍ਰਿਪਾਲ ਸਕਲ ਗੁਨ ਖਾਨੀ ! 

॥੨੦॥ 

ਮੈ ਸਾਧਯੋ ਹਠ ਜੋਗ ਮਹਾਨਾ। 

ਜਾਂ ਤੇ ਮਨ ਰੋਕਯੋ ਬਿਧਿ ਨਾਨਾ। 

ਮਨ ਨਿਰਮਲ ਤੇ ਸ਼ੁਭ ਗਤਿ ਹੋਵੈ। 

ਜਨਮ ਮਰਨ ਕੇ ਸੰਕਟ ਖੋਵੈ ॥੨੧॥ 

ਜਬ ਲੌ ਮਨ ਇਹੁ ਰਹੈ ਮਲੀਨਾ। 

ਤਬ ਲੋ ਹੋਇ ਨ ਬੰਧਨ ਹੀਨਾ। 

ਭਗਤਿ ਵਿਖੈ ਨਿਰਮਲ ਮਨ ਕੈਸੇ। 

ਹੋਵਤਿ ਹੈ? ਸੁ ਕਹੋ ਬਿਧਿ ਤੈਸੇ 
॥੨੨॥ 

ਬਿਨਾ ਯੋਗ ਅਸਮੰਜਸ' ਗਾਥਾ। 'ਕਠਨ ਜੇਹੀ। 
/'ਥਿਰਤਾ ਹੂ ਪ੍ਰਾਪਤਿ ਮਨ ਸਾਥਾ। 'ਗੱਲ ਹੈ। 
ਇਕ ਸੰਸੈ ਮੁਝ ਅਸ ਪਰਕਾਰੀ। 

ਦੂਸਰ ਕਹੋ ਤੁਮਾਰੀ ਅਗਾਰੀ! ॥੨੩॥ _'ਆਪਦੇ ਅੱਗੇ। 
ਪੀ ਪਯਾਲਾ! ਸਿਧ ਹੂੰ" ਮਸਤਾਨੇ?। 'ਸ਼ਰਾਬ ਦਾ) ਪਿਆਲਾ। “ਮਸਤ। 
ਰਹੈ ਅਨਾਹਦ ਧੁਨਿ ਗ਼ਲਤਾਨੇ। 

ਬਿਖੈ! ਬਾਸ਼ਨਾ ਤੇ ਬੈਰਾਗੀ। 'ਵਿਸ਼ਯ। 


814 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 815 


ਨਿਸ ਬਾਸੁਰ ਏਕੋ ਲਿਵਲਾਗੀ ॥੨੪॥ 

ਭਗਤਿ ਵਿਖੈ ਕਾਂ ਕੇ ਬਲ ਸੰਗਾ!? /ਕਿਸ ਜ਼ੋਰ ਨਾਲ। 
ਲਿਵ ਲਾਗਹਿ ਏਕਹਿ ਹਰਿ ਰੰਗਾ? 

ਕਿਸ ਪੁਕਾਰ ਦ੍ਰਿੜ ਕਰਹਿ ਵਿਰਾਗਾ? 

ਬਿਨੁ _ਵੈਰਾਗ ਪੁੰਮ ਨਹਿ _ਜਾਗਾ 

॥੨੫॥ 

ਇਹ ਸੰਸੈ ਮੁਝ ਮਨ ਮੈ' ਦੋਊ। 

ਪ੍ਰਿਥਮ ਕਹੇ ਨਾਰਦ ਢਿਗ ਜੋਊ। 

ਸੋ ਮੈ' ਕਹੇ ਤੁਮਾਰਿ ਅਗਾਰੀ। 

ਉੱਤਰਿ ਦੀਜੈ ਰਿਦੈ ਵਿਚਾਰੀ” ॥੨੬॥ 

ਸ਼ੀ ਨਾਨਕ ਬਚ ਕਹਿ ਗੁਨ ਸਾਨੇ'। 'ਗੁਣਾਂ ਨਾਲ ਮਿਲੇ ਹੋਏ। 
“ਸੁਣਹੁ ਭਰਥਰੀ ਪਰਮ ਸਯਾਨੇ ! 

ਨਿਰਮਲ ਮਨ ਬਿਨ ਭਗਤਿ ਸੁ ਨਾਂਹੀ। 

ਅਵੈ ਜਥਾਰਥ ਸਾਚੀ ਪ੍ਰਾਹੀ!: ॥੨੭॥ _ 'ਕਹੀ (ਹੈ ਤੂੰ ਉਹ ਬੀ) ਠੀਕ (ਹੈ ਕਿ)। 
-ਮਨ ਨਿਰਮਲ ਨਹਿ ਯੋਗ ਬਿਹੀਨਾ। 

ਤਾਂ ਤੇ -ਭਗਤਿ ਯੋਗ- ਸ਼ੁਭ ਕੀਨਾ। 





ਚਹਿਤ ਜਿ ਗਤਿ! ਜਗ? ਮਨੁਜ” 'ਮੁਕਤੀ। 'ਜਗਤ ਵਿਚ। 'ਪੁਰਸ਼। “ਚਤੁਰ। 
ਬਿਚੱਛਨ“। 

ਸੋ ਅਸ ਧਰਤਿ ਜੋਗ ਕੇ ਲੌਂਛਨਾ 'ਨਿਸ਼ਾਨ। 

॥੨੮॥ 


ਸੀ ਮੁਖਵਾਕ ॥ 
ਆਸਾਂ ਮਹਲਾ ੧ ॥ 
ਗੁਰ ਕਾ ਸਬਦੁ ਮਨੈ ਮਹਿ ਮੁੰਦਾ ਖਿੰਥਾ ਖਿਮਾ ਹਫਾਵਉ ॥ 
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥ 
ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗ ॥ 
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥ 
ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥ 
ਸਿੰਡੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥ 
ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥ 
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥ 
ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥ 
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬੂਹਮ ਲਿਵ ਏਕੰ ॥੪॥੩॥੩੭॥ 
ਚੌਪਈ: 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 816 





ਐਸੋ ਜੋਗ ਜਿ ਨਰ ਜਗ ਧਾਰਹਿਂ। 
ਮਨ ਕੀ ਸਗਲੀ ਮੈਲ ਨਿਵਾਰਹਿਂ। 
ਪੁਨਿ ਜੋ ਪਯਾਲਾ ਤੋਹਿ ਬਖਾਨਾ। 
ਸੋ _ਅਬ ਕਹੋ ਸੁਨਹੁ ਦੇ _ਕਾਨਾ 
|॥੨੯॥ 
ਸੀ ਮੁਖਵਾਕ ॥ 
ਆਸਾ ਮਹਲਾ ੧ ॥ 
ਗੁੜ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ 
ਭਾਠੀ ਭਵਨੁ ਪੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥ 
ਬਾਬਾ ਮਨੁ ਮਤਵਾਰੋਂ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ 
ਅਹਿਨਿਸਿ ਬਨੀ ਪੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥ 
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥ 
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥ 
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥ 
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥ 
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਂਰੈ ॥ 
ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥ 
ਚੌਪਈ: 
'ਸ਼ੀ ਕਰਤਾਰ ਸਿਫਤ ਮਹਿੰ ਰੰਗੇ। 
ਜਪਹਿਂ ਨਾਮ ਮਨ ਬਾਸਨਾ ਭੰਗੇ”। 'ਮਨ ਦੀਆਂ। “ਵਾਸ਼ਨਾਂ। “ਤੋੜਦਾ ਹੈ। 
ਸ਼ੀ ਪੁਭੁ ਚਰਨ ਪੁੋਮ ਮਸਤਾਨੇ। 
ਇਸ ਬਿਧਿ ਸਭਿ ਜਗਤ ਬੰਧਨ ਹਾਨੇ!” 'ਨਾਸ਼ ਕਰੇ। 
॥੨੦॥ 
ਸੁਨਿ ਭਰਥਰਿ ਉਰ ਸੰਸੈ ਨਾਸਾ। 
ਮਹਿਮਾ ਭਗਤਿ ਲਖੀ ਸੁਖਰਾਸਾ। 
ਹਾਥ ਜੋਰਿ ਪੁਨ ਬੰਦਨ ਕੀਨੀ। 
ਭਾਉ ਕੀਨ ਪ੍ਰੋਮਹਿੰ ਮਤਿ _ਭੀਨੀ! 'ਪੇਮ ਭਿੱਜੀ। 
॥੨੧॥ 
ਪੁਸ਼ਨੋਤਰ ਕਰਿ ਰੁਚਿਰ ਪੁਕਾਰੀ। 
ਗਵਨੇ ਤਹਿ ਤੇ ਸ਼ੀ ਸੁਖਕਾਰੀ। 
ਮੈ ਮਰਦਾਨਾ ਪਾਛੇ ਜਾਵਹਿਂ। 
ਹਾਸ ਬਿਲਾਸ ਕਰਤਿ ਮਨ ਭਾਵਹਿਂ 
॥੨੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਿਤਕਿ ਕੋਸ ਪਰ ਪਹੁੰਚੇ ਜਾਈ। 
(ਕੌਡਾ) 
ਬੈਸੇ ਤਹਿਂ ਸਤਿਗੁਰੂ ਸੁਖਦਾਈ। 


ਕਾਰਨ ਕਰਨ! ਰਿਦੇ ਇਹ ਆਯੋ। 'ਭਾਵ ਗੁਰੂ ਨਾਨਕ ਦੇਵ ਜੀ ਦੇ। 
ਮਰਦਾਨੇ ਕੋ ਮਨ ਭਰਮਾਯੋ ॥੩੩॥ 

ਕਹਤਿ ਭਯੋ “ਮੈ ਜਾਉ ਅਵਾਸੂ। 

ਬਿਦਾ ਦੇਹੁ, ਮਨ ਮੋਰ ਉਦਾਸੂ। 

ਸ਼ੀ ਪੁਭੁ ! ਮੈਂ ਨਹਿ ਜਾਉ' ਅਗਾਰੀ। 

ਹਟਿ ਹੋਂ! ਲੇਯ ਰਜਾਇ ਤੁਮਾਰੀ? 

॥੩੪॥ 


<< 


ਦਹਰਾ : 

ਸ਼ੀ ਗੁਰੂ ਕਹੈ “ਨ ਜਾਹੁ ਅਬ, 

ਗੈਲ' ਵਿਖੈ ਜਿ ਬਲਾਇ। 

ਕੋ ਭੱਛਨ ਤੁਝ' ਕੋ ਕਰੈ, 

ਰਹਹੁ ਸੰਗ ਸੁਖਪਾਇ ॥ ੩੫॥ 
ਚੌਪਈ: 

ਕਿਉ ਉਦਾਸ ਅਪਨੋ ਮਨ ਕੀਨਾ? 

ਕੋ ਦੁਖ ਸੰਗਿ ਰਹਿਨ ਕੋ ਚੀਨਾ? 
ਧਰਾ ਸਕਲ ਕੋ ਸੈਲ ਕਰੀਜੈ। 

ਹਰਖ ਸਹਿਤ ਮਮ ਸਾਥ _ਰਹੀਜੈ 
॥੨੩੬॥ 

ਧੀਰਜ ਦੇਨੇ ਹਿਤ ਬਹੁ ਭਾਂਤਾ। 
ਸਮਝਾਯੋ ਨਹਿ ਮਾਨੈ ਬਾਤਾ। 

ਨਿਜ ਕੁਟੰਬ ਕੇ ਮਿਲਨੇ ਹੇਤਾ। 

ਹਟਿ ਕਰਿ ਪਹੁਚਯੋ ਚਹਿਤਿ ਨਿਕੇਤਾ 'ਮੁੜਕੇ। 
॥੩੭॥ 

ਸ਼ੀ ਗੁਰੁ ਮੁਝ ਸੋ ਬਚਨ ਉਚਾਰੇ। 
“ਰਾਖਹੁ ਰਹਿਹੈ ਕਹੇ ਤੁਮਾਰੇ। ? 

ਸ਼ੀ ਅੰਗਦ ! ਸੁਨੀਏ ਗੁਨ ਖਾਨੀ। 
ਕਹੀ ਤਾਂਹਿ ਸੰਗਿ ਮੈਂ ਇਵ' ਬਾਨੀ 'ਐਉਂ। 
॥੩੮॥ 

“ਕਿਉਂ ਭੂਲਹੁ ਉਰ ਕਰੋ ਵਿਚਾਰਾ। 





817 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸ਼ੀ ਨਾਨਕ ਤਨ ਏਕੰਕਾਰਾ। 

ਇਨ ਕੋ ਸੰਗਿ ਤਜੈ ਹੂ ਮੂਢਾ। 

ਨਿਜ ਕੁਟੰਬ ਕੇ ਮੋਹ ਅਰੂਢਾ! ॥੩੯॥ _'ਫਸਿਆ। 
ਕਾਚ ਬਿਹਾਝਨ ਹਿਤ ਦੁਖ ਸਹਿਹੀ। 

ਪਾਰਸ ਨਿਕਟਿ' ਤਜਿਨ ਮਨ ਚਹਿਹੀ। _ 'ਪਾਰਸ ਦੀ ਸਮੀਪਤਾ। 
ਇਨ ਕੋ ਸੰਗ ਸੁਧਾ ਸਮ ਤਯਾਗੈਂ। 

ਬਿਖਵਤ ਦੁਖ ਕੁਟੰਬ _ਅਨੁਰਾਗੈ? 
॥੪੦॥ 

ਦੋਹਰਾ: 

ਕਹਯੋ ਨ ਮਾਨਯੋ ਭਾਂਤਿ ਕਿਹ, 
ਬਿਦਾ ਲਈ ਕਹਿ ਬੈਨ। 

ਹਰਖਤ ਹੁਇ ਹਟਿ ਕਰਿ ਚਲਾ, 
ਜਾਵਨ ਕੋ ਨਿਜ ਐਨ ॥੪੧॥ 

ਚੌਪਈ: 

ਹੁਤੀ ਜਹਾਂ ਦਾਰੁਨ' ਉਦਿਆਨਾ। 

ਬੈਸਿ ਗਏ ਸ਼੍ਰੀ ਗੁਰੁ ਤਿਹ ਥਾਨਾ। 

ਇਕ ਪਗ ਆਗੈ ਨਹਿ ਪੁਸਥਾਨੇ'। 

ਬੈਸੇ ਬਾਸੁਰ ਤਹਾਂ ਬਿਤਾਨੇ ॥੪੨॥ 
ਮਰਦਾਨਾ ਹਟਿ ਕਰਿ ਜਬ ਗਮਨਾ। 

ਵਧਯੋ ਹੇਤ, ਮਿਲਨੇ ਨਿਜ ਭਵਨਾ। 

ਏਕ ਦਿਵਸ ਜਬ ਪੰਥ ਪਧਾਰਾ। 

ਦੁਤਿਯੇ ਦਿਨ ਭਾ ਚਲਨ _ਤਯਾਰਾ 
॥੪੨॥ 

ਰਾਖਸ਼ ਹਤੋ ਏਕ ਮਗਾ' ਮਾਂਹੀ। 'ਰਾਹ। 'ਪਾ:-ਬਨ। 
(ਮਰਦਾਨਾ ਰਾਖਸ਼ ਦੇ ਕਾਬੂ) 


ਤਿਨ ਤਬ ਹੀ ਗਹਿ ਲੀਨ ਤਹਾਂ ਹੀ। 
ਨਿਜ ਸਥਾਨ ਗਹਿ ਕਰਿ ਸੋ ਗਵਨਾ”। 
ਬਿਨ ਸਤਿਗੁਰੂ ਛੁਟਾਵਹਿ' _ਕਵਨਾ! 
॥੪੪॥ 

ਭੈ ਕਰਿ ਕੰਪਤਿ ਤਨ ਮਰਦਾਨਾ। 

ਪੀਤ ਭਯੋ ਮੁਖ, ਬੂਕ ਸੁਕਾਨਾ। 
ਦੁਤਿਯ ਨ ਕੋਊ ਤਹਾਂ ਨਿਹਾਰਾ। 





818 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 819 


ਕਿਸ ਪਹਿ ਕਰਹਿ ਪੁਕਾਰ ਵਿਚਾਰਾ 

॥੪੫॥ 

ਦਾਰੁਨ ਜਹਿਂ ਕਾਨਨ' ਗੰਭੀਰਾ?। /ਬਨ। “ਗਹਿਰਾ। 

ਤਜੀ ਧੀਰ/ ਹੂ ਗੋ? ਭੈ ਭੀਰਾ”। /ਧੀਰਜ। “ਹੋ ਗਿਆ। 'ਡਰ ਨਾਲ ਭੈਭੀਤ। 

ਜਾਨਯੋ -ਜੀਵਨ ਅਬ ਨਹਿ ਮੇਰੋ। 

ਬਚਨ ਨ ਮਾਨਯੋ' ਮਨਿ ਗੁਰੁ ਕੇਰੋ 

॥੪੬॥ 

ਯੱਦਯਪਿ' ਕੀਨੋ ਹੈ" ਅਪਰਾਧਾ। 'ਭਾਵੇਂ। "ਪਾ:-ਮੈ'। 

ਅਹੈ ਜਥਾਰਥ' ਮੋ ਕੋ ਬਾਧਾ?। 'ਠੀਕ। 'ਸੰਨ੍ਹਣਾ। (ਅ) ਬੱਧ ਕਰਨਾ (ਏ) ਪੀੜਾ, 
ਦੁਖ। 

ਤਦਪਿ' ਕ੍ਰਿਪਾਲ ਬਿਰਦ£ ਤਿਨ ਕੇਰਾ। _ ਤਾਂ ਭੀ। 'ਧਰਮ। 

ਭੈ ਕਾਟਹਿੰਗੇ ਸ਼੍ਰੀ ਪੁਭੁ ਮੇਰਾ- ॥੪੭॥ 

ਅਸ ਵਿਚਾਰ ਕਰਿ ਧਰਿ ਉਰ ਧਯਾਨਾ। 

-ਇਸ ਰਾਖ਼ਸ਼ ਤੇ ਕਰਹੁ ਮੁਚਾਨਾ। 

ਬਹੁਰ ਨ ਹੋਰੌਂ! ਬਚਨ ਤੁਮਾਰਾ। 'ਨਾ ਮੋੜਾਂਗਾ। 

ਦੀਨ ਬੰਧੁ ਪੁਭੁ ! ਅਭੈ _ਦਤਾਰਾਂ!- 'ਹੇ ਅਭਯਤਾ ਦੇ ਦਾਤੇ। 'ਪਾ:-ਅਹੈ ਤੁਮਾਰਾ। 

॥੪੮॥ 

ਤਿਹ ਛਿਨ ਸ਼ੀ ਨਾਨਕ ਸੁਖਦਾਨੀ। 

ਬਿਗਸੇ ਮੁਝ ਸੋ” ਬੋਲੇ ਬਾਨੀ। 

“ਰਾਖਸ਼ ਨੈ ਗਹਿ ਲਿਯ ਮਰਦਾਨਾ। 

ਤਲੈ ਤੇਲ ਮਹਿੰ ਕਰਿਹੀ ਖਾਨਾ? 

॥੪੯॥ 

ਦਹਰਾ : 

ਸ਼ੀ ਗੁਰੁ ਸੋ ਬਚ ਪ੍ਰਾਹਿਂ। 

“ਗੈਲ' ਬਲਾਇ ਜੁ ਤੁਮ ਕਹਾ, 

ਮਿਲੀ ਚਾਹਿਯੇ ਤਾਂਹਿ ॥੫੦॥ 

ਚੌਪਈ: 

ਅਫਲ ਬਚਨ ਕਿਉ ਹੋਇ ਤੁਮਾਰਾ। 

ਜਿਹ ਕੇ ਤੀਨ ਲੋਗ ਅਨੁਸਾਰਾ। 

ਰਹੇ ਹਟਾਇ ਨ ਮਾਨਹਿ ਮੂਢਾ। 

ਨਿਜ ਕੁਟੰਬ ਕੇ ਮੋਹ ਅਰੂਢਾ” ॥੫੧॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 820 





ਮੁਝ ਸੋ' ਸ਼ੀ ਗੁਰ ਬਚਨ ਬਖਾਨਾ। 

(ਗੁਰੂ ਜੀ ਦਾ ਬਿਰਦ) 

“ਚਲਹੁ ਬੇਗ ਤਿਂਹ ਕਰਹਿ ਛੁਟਾਨਾ। 

ਇਕ ਤੌ ਸੰਗ ਲਏ ਕੀ ਲਾਜਾਂ। "ਇਹ ਬਿਰਦਪਾਲ ਬਿਰਦ ਦਾ ਕਮਾਲ ਹੈ। 
ਬਹੁਰ _ਹਮਾਰੋ__ਤਿਹ ਸੋ ਕਾਜਾ'? 

॥੫੨॥ 

"ਇਹ ਕ੍ਰਿਤੱਗਯਤਾ ਦਾ ਕਮਾਲ ਹੈ, ਕਿ ਜਿਨ੍ਹਾਂ ਨੂੰ ਕਿਸੇ ਦੀ ਲੋੜ ਨਹੀਂ, ਓਹ ਫਿਰ ਪਿਆਰੇ ਗੋਚਰਾ 
ਕੰਮ ਦੱਸਦੇ ਹਨ, ਜੋ ਅੱਠ ਪਹਿਰ ਅਖੰਡ ਕੀਰਤਨ ਵਿਚ ਰਹਿੰਦੇ ਹਨ, ਮਰਦਾਨੇ ਦੇ ਕੀਰਤਨ ਦੇ 
ਐਤਨੇ ਕ੍ਰਿਤੱਗਜ ਹਨ। 

ਅਸ ਕਹਿ ਕਰਿ ਗਵਨੇ ਤਤਕਾਲਾ। 

ਮੈ ਬੂਝੇ ਤਿੰਹ ਸਮੈ ਕ੍ਰਿਪਾਲਾ। 

“ਕਿਤਕ ਦੂਰ ਰਾਖ਼ਸ਼ ਕੋ ਥਾਨਾ। 

ਹਿਤ _ਭੱਖਨ ਜਹਿੰ ਗਹਯੋ ਮੁਦਾਨਾ 

॥੫੩॥ 

ਹਮ ਪਹੁੰਚਨ ਤੇ ਪੂਰਬ ਸੋਊ। 

ਖਾਇ ਜਾਇ' ਜਹਿਂ ਬਿਲਮ? ਨ ਕੋਉ। ? 'ਮਤਾਂ) ਖਾ ਹੀ ਜਾਏ। “ਦੇਰ। 

“ਨਹੀਂ ਦੂਰ ਬਹੁ ਨਿਕਟਿ ਪੂਮਾਨਹੁ। 

ਕੋਸ _ਇਕਾਦਸ਼ ਪਰ _ਪਹਿਚਾਨਹੁ”? 

॥੫੪॥ 

ਅਸ ਕਹਿ ਮਮ ਕਰ ਸੋ ਕਰ ਗਹਿਵਾ। 

ਇਕ ਛਿਨ ਮਹਿਂ ਆਵਤਿ ਭੇ ਤਹਿਂਵਾ!। 'ਤਿੱਥੇ। 

ਕਾਨਨ' ਦੀਰਘ? ਦਾਰੁਨ” ਭਾਰੀ। 'ਜੰਗਲ। ?ਬੜਾ। “ਭਯਾਨਕ। 

ਰਾਕਸ਼ ਕੋ ਘਰ ਤਾਂਹਿ ਮਝਾਰੀ ॥੫੫॥ 


ਦੁਹਰਾ: 

ਮਰਦਾਨੇ ਕੋ ਦੇਖਿ ਕਰਿ, 
ਬਿਗਸਤਿ ਗਿਰਾ ਅਲਾਇ। 

“ਕਿਉ ਬੈਠੇ ਘਰ ਜਾਤਿ ਨਹਿਂ? 
ਸੁਧਿ ਨਿਜ ਦੇਹੁ ਬਤਾਇ” ॥੫੬॥ 
ਚੌਪਈ: 

ਸੁਨਿ ਲੌਜਤਿ ਹੋਇਓ ਮਰਦਾਨਾ। 
ਗੁੀਵ ਨੀਚ ਕਰਿ ਕਛੂ ਨ ਬਖਾਨਾ। 
ਰਿਦੈ ਵਿਖੈ ਹਰਖਤਿ ਬਹੁ ਭਯੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 821 





-ਜੀਵਨ ਜਾਨ ਜਨਮ ਮਮ _ਨਯੋਂ- 

॥੫੭॥ 

ਮੁਝ ਸੋ ਬੋਲੇ ਦੀਨ ਦਯਾਲਾ। 

“ਇਹੁ ਜੁ ਕਰਾਹਾ! ਤਪਤ ਬਿਸਾਲਾ। 

ਤਿਸ ਮਹਿਂ ਮਰਦਾਨੇ ਕੋ ਪਾਵਹਿ ॥ 

ਤਲ ਕੈ ਤੇਲ ਵਿਖੈ ਪੁਨ ਖਾਵਹਿ 

॥੫੮॥ 

ਦੁਰੇ! ਰਹੈ' ਨਹਿ ਦੇਇ ਦਿਖਾਈ। ? 

ਸੁਨਿ ਕਰਿ ਮੈ ਪੁਨ ਗਿਰਾ ਅਲਾਈ। 

“ਨਹਿਂ ਆਏ ਜੈਸੇ ਤੁਮ ਆਏ। 

ਜੇ ਰਾਖਸ਼ ਤਲ ਲੇਵਹਿ ਖਾਏ ॥੫੯॥ 

ਦਹਰਾ : 

ਸੋ ਬਿਧਿ ਪੂਰਬ! ਕੀਜਿਯੇ, 

ਜਿਹ ਬਿਧਿ ਛੂਟਹਿ ਸੋਇ। 
ਕਿੰਕਰ ਅਪਨੇ ਜਾਨੀਐ, 

ਪਤਨ! ਨ ਇਹ ਕੋ ਹੋਇ” ॥੬੦॥ 

ਚੌਪਈ: 

ਸ਼ੀ ਗੁਰ ਭਾਖਹਿਂ “ਦੇਖਿ ਤਮਾਸ਼ਾ। 

ਜੋ ਕਰਤਾਰ ਦਿਖਾਇ ਬਿਲਾਸਾ। ? 

ਨਹਿੰ ਰਾਖਸ਼ ਕੋ ਦੇਇ ਦਿਖਾਈ। 
ਮਰਦਾਨਾ ਦੇਖਹਿ ਗੁਰੁ ਤਾਂਈ ॥੬੧॥ 

ਤਪਯੋ ਤੇਲ ਜਬ ਅਗਨਿ ਸਮਾਨਾ। 

ਖਲ ਨੇ ਗਹਿ ਲੀਨੋ ਮਰਦਾਨਾ। 

ਬਲ ਕੇ ਸੰਗ ਤੇਲ ਮਹਿ ਡਾਰਾ। 

ਘਿਘ ਕੈ! ਸ਼ੂੀ ਗੁਰੁ ਨਾਮ ਉਚਾਰਾ 'ਬਿਹਬਲ ਹੋਕੇ। 
॥੬੨॥ 

“ਤਾਹਿ _ਤ੍ਰਾਹਿ!! _ਨਿਜਾਂ _ਬਿਰਦ 'ਰੱਖਿਆ ਕਰੋ, ਰੱਖਿਆ ਕਰੋ। 'ਪਾ:-ਸ੍ੀ। 
ਸੰਭਾਰਹੁ ! 

ਪਾਹਿ ਪਾਹਿ' ! ਮੁਝ ਜਰਤਿ ਉਬਾਰਹੁ। _'ਰਖੋ, ਰਖੋ। 
ਗੁਨਹਿ' ਗੁਨਨ ਕੋ” ਅਬ ਨਹਿ ਕਲਾ। _ 'ਗੁਨਾਹਾਂ ਨੂੰ। “ਗਿਣਨੇ ਦਾ। 
ਰੱਛਾ ਕੋ ਇਹ ਸਮਹਿੰ£ ਕ੍ਰਿਪਾਲਾ !” 'ਵੇਲਾ। 
॥੬੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਦੋਹਰਾ: 

ਤੇਲ ਭਯੋ ਸੀਤਲ ਤਬਹਿ, 

ਦੇਹਿ ਪਰਸ ਕਰ ਸੋਇ। 

ਪਾਵਕ ਤੇਜ ਨ ਛੁਹਿ ਸਕਾ, 

ਜਿਉ” ਹਿਮ ਰਿਤੁ ਕੋ! ਤੋਇ! ॥੬੪॥ 
ਚੌਪਈ: 

ਨਿਜ ਸਰੂਪ ਗੁਰੁ ਤਬਹਿ ਦਿਖਾਯਾ। 
ਦੇਖਤਿ ਰਾਖਸ਼ ਵਾਕ ਅਲਾਯਾ। 

“ਕੋ ਹੈਂ ਤੂੰ ਕਿੰਹ ਤੇ ਚਲਿ ਆਯੋ ? 
ਤਪਤ _ਕਰਾਹਾ _ਜਿਨ _ਸਿਤਲਾਯੋ!` 
॥੬੫॥ 

ਬਿਗਸੇ ਸ਼੍ਰੀ ਮੁਖ ਬਚਨ ਬਖਾਨਾ। 
“ਕੌਡਾ ! ਕਰਿ ਤੂੰ ਇਹ ਕੋ ਖਾਨਾ। 
ਕਿਉ ਭੱਖਨ ਮਹਿ ਕੀਨੀ ਦੇਰਾ। 
ਬਿਨਾ _ਤਲੇ _ਭਖਿ' ਭੋਜਨ ਤੇਰਾ? 
॥੬੬॥ 
ਬਿਸਮਜਯੋ ਰਾਖਸ਼ ਵਾਕ ਉਚਾਰਾ। 

“ਤੁਮ ਕਿਉ' ਜਾਨ ਤਿਨਾਮ ਹਮਾਰਾ। 
ਪੂਰਬ ਕਬਹਿ ਨ ਮਿਲਨਾ ਭਯੋ। 
ਅਬਹਿ _ ਸਰੂਪ _ਬਿਲੋਕਯੋ _ਨਯੋ” 
॥੬੭॥ 

ਦਹਰਾ : 

ਅਸ ਪੁਕਾਰ ਮੁਖ ਕਹਿਤਿ ਹੀ, 
ਉਪਜਯੋ ਪੂਰਬ ਗਯਾਨ। 
ਦਰਸ਼ਨ ਕੇ ਪਰਤਾਪ ਤੇ, 

ਭਈ ਸੁਾਪ ਕੀ ਹਾਨਿ!' ॥੬੮॥ 
ਚੌਪਈ: 

ਸੁਧ ਕੋ ਪਾਇ ਮੁਕਰ! ਨਿਜ ਲਯਾਯੋ। 
(ਅਦਭੁਤ ਸ਼ੀਸ਼ਾ) 

ਸ਼ੀ ਗੁਰੁ ਆਗੈ ਧਰਿ ਦਿਖਰਾਯੋ। 

ਜਬ ਪੁਤਿਬਿੰਬ! ਦੇਖਿ ਮੁਖ ਕੇਰਾ। 
ਪਰਜਯੋ ਚਰਨ ਪਰ ਹੈ ਬਿਨ ਦੇਰਾ 


ਦ 


822 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 823 





॥੬੯॥ 

ਕਰਿ ਬੰਦਨ ਹੋਯੋ ਪੁਨਿ ਠਾਂਢਾ। 

ਮਨ ਅਨੁਰਾਗ ਅਧਿਕ ਜਿਹ ਬਾਢਾ। 

ਬੰਦ ਹਾਥ ਦ੍ਰੈ ਗੁਰੂ ਅਗਾਰੀ। 

ਗਦਗਦ _ਗਿਰਾ ਹਰਖ ਉਰਿ ਭਾਰੀ 

॥੭੦॥ 

ਕਮਲ ਬਦਨ ਬੂਝਤਿ ਤਿਹ ਤਾਈਂ। 

“ਬ੍ਰਿਥਾ! ਆਪਨੀ ਦੇਹੁ ਬਤਾਈ। ` 'ਕਹਾਣੀ। 

/ “ਪੂਰਬ ਦਿਹੁ ਰਜਾਇ, ਗੁਨ ਮੰਦਿਰ! _'ਕੋਡਾ ਬੋਲਿਆ। 
ਆਨੋ ਭੇਟਿ ਮਧੁਰ ਫਲ ਸੁੰਦਰ 

॥੭੧॥ 

ਬਹੁਰੋ ਉਚਰੋ' ਅਪਨੀ ਗਾਥਾ। 

ਜਿਸ ਪੁਕਾਰ ਬੀਤੀ ਮੁਝ ਸਾਥਾ। ” 

ਆਇਸ ਪਾਇ ਗਯੋ ਬਨ ਮਾਂਹੀ। 

ਜਿਹ ਨਾਂ ਸੁਫਲੇ ਬਿਟਪ” ਸੁਹਾਹੀਂ_ 'ਫਲਾਂ ਵਾਲੇ ਬ੍ਰਿੱਛ। 
॥੭੨॥ 


ਬੀਨ ਬੀਨ ਕੈ ਮਧੁਰੇ ਆਨੇ। 

ਜਿਨਹਿ ਦੇਖ ਮੁਨਿ ਮਨ ਲਲਚਾਨੇ। 
ਸਰਬ ਧਰੇ ਜਬ ਗੁਰੂ ਅਗਾਰੀ। 
ਬਿਗਸਿ ਬਦਨ ਤੇ _ਗਿਰਾ ਉਚਾਰੀ 


੭੨ ॥ 

“ਮਰਦਾਨਾ ਅਪਨਾ ਗੁਰੁ ' ਮਾਨਹੁ। 

"ਇਥੇ ਗੁਰ ਤੋਂ ਮੁਰਾਦ “ਗੁਰ ਅਵਤਾਰ” ਨਹੀਂ, ਜੋ ਗੁਰੂ ਸਾਹਿਬ ਆਪ ਸੇ, ਪਰ ਮੁਰਾਦ ਹੈ, 
ਗੁਰਮੁਖ ਯਾ ਮੁਰਸ਼ਿਦ ਤੋਂ, ਨਾਮ ਦਾਤਾ। ਇਸ ਵਿੱਚ ਕਟਾਖਸ਼ ਇਹ ਹੈ ਕਿ ਜਿਸ ਨੂੰ, ਹੇ ਕੌਡੇ ! ਤੂੰ ! 
“ਖਾਣ ਯੋਗ? ਮਾਸ ਦਾ ਲੋਥੜਾ ਸਮਝਿਆ ਸੀ, ਉਹ ਪਰਮੇਸ਼ੁਰ ਦੇ ਨਾਮ ਵਾਲਾ ਹੈ, ਤੇ ਤੇਰੀ ਕਲਜਾਨ 
ਦਾ ਸਹਾਯਕ ਹੋਣ ਯੋਗ ਸੰਤ ਹੈ। ਏਥੇ ਵੀ ਸਤਿਗੁਰੂ ਜੀ ਨੇ ਆਪਣਾ “ਦਾਸ ਨਿਵਾਜਨ ਬਿਰਦ” 
ਦਿਖਾਇਆ ਹੈ। ਪਰ ਦੇਖੋ ਇਹ ਸੁਣ ਕੇ ਭੀ ਸ਼੍ਰੀ ਮਰਦਾਨਾ ਜੀ ਨਿਜ ਨੂੰ ਦਾਸ ਹੀ ਪ੍ਰਗਟ ਕਰ ਰਹੇ 
ਹਨ। 

ਫਲ ਧਰਿ ਆਗੇ ਬੰਦਨ ਠਾਨਹੁ'। 

ਪੂਜਾ ਕੀਜਹਿ ਹੋਇ ਉਧਾਰਾ। ` 

ਸੁਨਿ ਕੌਡੇ ਪੁਨ ਬਚਨ _ਉਚਾਰਾ 

| ੭੪ || 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਸੀਸ ਮੁਕਟ ਅਬ ਹੈ ਇਹ ਮੇਰਾ। 

ਜਾਂ ਕੇ ਮਿਲੇ ਅਨੰਦ ਘਨੇਰਾ। ” 

ਹਰਖਤਿ ਹ੍ੈ ਬੋਲਯੋ ਮਰਦਾਨਾ। 

“ਸਭਿ ਪਰਾਪਤਿ ਮੁਝ, ਹੇ ਗਤਿਦਾਨਾ ! 
॥੭੫॥ 

ਬਖਸ਼ਹੁ ਖ਼ਤਾ ਕੀਨਿ ਮੈ ਭਾਰੀ। 

ਮੇਟਨ ਕਰੀ ਰਜਾਇ ਤੁਮਾਰੀ। 

ਨਿਜ ਪੁਸੰਨਤਾ ਮੋ ਪਰ ਕੀਜੈ। 

ਸਦਾ ਸੰਗਿ ਅਬ ਮੁਝੈ _ਰਖੀਜੈ 
॥੭੬॥ 

ਸ਼ੀ ਮੁਖ ਕਹੈ “ਸਦਾ ਸੁਪੂਸੰਨਾ। 

ਤੂੰ ਸੰਗ ਰਹਉ ਸਦਾ ਸੁਖ ਮੰਨਾ!। 'ਮੰਨਕੇ। 
ਛੁਧਾ ਲਗੀ ਹੂ ਹੈ ਤੁਝ ਤਾਂਈ। 

ਖਾਹੁ ਮਧੁਰ ਫਲ ਕੋ ਤ੍ਰਿਪਤਾਈ” 
॥੭੭॥ 

ਮੈ ਆਇਸ ਲੇ ਕਰਿ ਤਿਹ ਕਾਲਾ। 

ਜੇ ਫਲ ਸੁੰਦਰ ਮਧੁਰ ਬਿਸਾਲਾ। 

ਧਰੇ ਗੁਰੂ ਆਗੈ ਰਸ ਪੂਰੇ। 

ਪੁਨ ਮਰਦਾਨੇ ਕੋ ਦਿਯ ਰੂਰੇ: ॥੭੮॥ _'ਸੁੰਦਰ। 
ਨਿਜ ਅਹਾਰ ਮੈ ਲੀਨ ਬਹੋਰੀ। 

ਅਚੇ! ਮਧੁਰ ਜਿਨ ਸਾਦ ਨ ਥੋਰੀ। 'ਖਾਧੇ। 
ਫਲ ਜਿ ਹੁਤੇ ਆਗੇ ਸੁਖਦਾਈ'। 'ਭਾਵ ਗੁਰੂ ਜੀ ਦੇ। 
ਸੋ _ਉਚਾਇ! ਦਿਯ ਰਾਖ਼ਸ਼ ਤਾਈਂ 'ਚੁੱਕ ਕੇ। 
[| 

ਜਬ ਕੌਡੇ ਕਿਯ ਮੁਖ ਮੈ ਪਾਵਨ। 
ਤਤਛਿਨ ਕਰੀ ਦੇਹਿ ਪਲਟਾਵਨ। 

ਸੁਰ ਸਰੂਪ ਹੂੈ ਉਸਤਤਿ ਨਾਨੀ। 

“ਨਮੋ _ਨਮੋ _ ਕਰਤਾ _ਚਹੁੰਖਾਨੀ!! 'ਚਾਰ ਖਾਣੀਆਂ ਦੇ। 
॥੮੦॥ 

ਨਿਰਗੁਨ ਸਰਗੁਨ ਤੋਰ ਸਰੂਪਾ। 

ਮਨ ਬਾਨੀ ਤੇ ਪੰਰੈ ਅਨੂਪਾ। 





824 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 825 


ਪਾਰਬ੍ਹਮ ਪਰਮੇਸ਼ੁਰ ਸ੍ਹਾਮੀ। 

ਮੋਰ! _ਨਮਾਮਿ? _ਨਮਾਮਿ _ਨਮਾਮੀ_'ਮੇਰੀ। “ਨਮਸਕਾਰ। 
॥੮੧॥ 

ਭਗਤਿ ਵਛਲ ਦੀਨਨਿ ਦੁਖ ਭੰਜਨ ! 

ਜੈ ! ਜੈ! ਜੈ! ਮੁਨਿ ਜਨ ਮਨ ਰੰਜਨ। 

ਸੰਤ ਵਿਰੋਧਿਨ ਕੋ! ਨਿਤ ਘਾਲਿਕ। 

ਧਰਮ ਸੇਤ! ਜਗ ਮਹਿ ਪੁਤਿਪਾਲਕ ! 

॥੮੨॥ 

ਪੁਨ ਬੰਦਨ ਤਵ ਪਦ ਭਗਵੰਤਾ ! 

ਸੁਨਹੁ ਭਯੋ ਜਿਵ ਮਮ ਵਿਰਤੰਤਾ। 

ਤੁਮ ਅੰਤਰਜਾਮੀ ਸਭਿ ਜਾਨੋਂ। 

ਤਦਪਿ ਨਿਦੇਸ਼ਹਿ' ਮੰਨਿ _ਬਖਾਨੋ 'ਆਗਜਯਾ। 
॥੮੩॥ 

ਪੂਰਬ ਜਨਮ ਹੁਤੋ! ਦਿਜ ਮੇਰਾ। ਸੀ। 

(ਕੌਡੇ ਦਾ ਪੂਰਬ ਪ੍ਰਸੰਗ) 

ਪਠਿ! ਵਿੱਦਸਾ ਮਨ ਮਾਨ ਘਨੇਰਾ। 'ਪੜ੍ਹ। “ਪਾ:-ਕਰੀਅਹਿ। 
ਏਕ ਦਿਵਸ ਮਮ ਗੁਰੁ ਤਤਬੇਤਾ'। 'ਤੱਤ੍ਰ ਗਜਾਨੀ। 
ਆਵਾ ਸਹਿਜ ਸੁਭਾਵ ਨਿਕੇਤਾ ॥੮੪॥ 

ਨਹਿਂ ਉਠਿ ਕਰਿ ਸਨਮਾਨਤਿ ਕੀਨਾ। 


ਅਹਿਮਤ' ਧਰਿ ਆਸਨ ਆਸੀਨਾ?। __'ਸਰਪ ਬੁਧੀ, ਫਨੀਅਰ ਸੱਪ ਦੀ ਆਕੜੀ ਧੌਣ 
ਵਲ ਇਸ਼ਾਰਾ ਹੈ ਕਿ ਆਕੜ ਨਾਲ ਨਿਵਿਆਂ ਨਾ। 
(ਅੰ) ਅਹਮਮਤਿ=ਹੰਕਾਰ। “ਆਸਨ ਤੇ ਬੈਠਾ 
ਰਹਿਆ। 





ਦੇਖਿ ਅਵੱਗਯਾ ਗੁਰੁ ਰਿਸ ਕਰਿ ਕੈ। 
ਮੁਝ ਇਉ ਦੀਨੋ ਸੁਪ ਉਚਰਿ ਕੈ 
॥੮੫॥ 

-ਅਸ ਵਿੱਪੀਤਿ ਜੁ ਤੈ' ਮਨ ਠਾਨੀ। 


ਕਛੁ ਨ ਬਿਗਰਹਿ ਮੁਝ, ਹੇ" ਮਾਨੀ!! 'ਹੰਕਾਰੀ। 'ਪਾ:-ਰੇ। ?ਪਾ:-ਕੁਛ ਨਹਿ ਬਿਗਰਹਿ 
3੧ ਰੇ ਉਰ ਮਾਨੀ। 


ਯਾਂ ਕੋ ਫਲ ਜੇ ਤੂੰ ਨਹਿੰ ਪਾਵੈ'। 
ਤੋ ਸ਼ੁਭ ਰੀਤਿ ਜਗਤ ਮਿਟ ਜਾਵੈ 
॥੮੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 826 





ਤਾਂ ਤੇ ਤੂੰ ਰਾਖਸ਼ ਤਨ ਪਾਈ। 

ਕਰਹੁ ਕੁਕਰਮ ਧਰਮ ਬਿਸਰਾਈ। 

ਅਸ ਪੁਕਾਰ ਸੁਨਿ ਗੁਰੁ ਕੋ ਸੁਾਪਾ। 

ਮੈ' ਭੈ ਭੀਤਿ ਭਯੋ ਬਹੁ ਕਾਂਪਾ ॥੮੭॥ 

-ਹੇ ਗੁਰੁ ! ਮੈ ਅਪਰਾਧ ਜੁ ਕੀਨੋ। 

ਤਾਂ ਕੋ ਫਲ ਰਾਖਸ ਤਨ ਦੀਨੌੋ'। 

'ਤਨ ਤੋਂ ਮੁਰਾਦ-ਸੁਭਾਵ-ਦੀ ਹੈ। ਜਦ ਸੁਭਾਵ ਹਿੰਸਕ ਤੇ ਸ਼ਰੀਰ ਮੰਦਕਰਮੀ ਹੋ ਜਾਵੇ ਤਾਂ ਨੁਹਾਰ ਬੀ 
ਭਯਾਨਕ ਤੇ ਡਰਾਵਣੀ ਹੋ ਜਾਂਦੀ ਹੈ। ਆਰਯ ਕੁਲ ਦੇ ਲੋਕ ਜਿਨ੍ਹਾਂ ਦੀ ਬੋਲੀ ਪੁਰਾਤਨ ਸੰਸਕ੍ਰਿਤ ਸੀ, 
ਜਦ ਹਿੰਦ ਵਿਚ ਆਏ ਤਾਂ ਏਥੋ' ਦੇ ਅਸਲੀ ਲੋਕਾਂ ਨੂੰ ਰਾਕਸ਼ ਕਹਿੰਦੇ ਸਨ। ਆਰਯ ਗੋਰੇ ਤੇ ਸਡੌਲ 
ਚੇਹਰੇ ਵਾਲੇ ਸਨ, ਏਹ ਲੋਕ ਸਾਂਵਲੇ ਕਾਲੇ ਤੇ ਨਕਸ਼ਾਂ ਦੇ ਓਹੇ ਜਹੇ ਸਡੌਲ ਨਹੀਂ ਸੇ। ਭੀਲ ਗੋਂਡ 
ਆਦਿ ਲੋਕ ਉਨ੍ਹਾਂ ਪਹਿਲੀਆਂ ਕੌਮਾਂ ਦੇ ਅਜੇ ਤਕ ਹਿੰਦ ਵਿਚ ਹਨ ਜਿਨ੍ਹਾਂ ਨੂੰ ਰਾਕਸ਼ ਕਹਿੰਦੇ ਹੁੰਦੇ 
ਵਾਲਿਆਂ ਤੇ ਲੁਕ ਛਿਪਕੇ ਲਗੇ ਦਾਉ ਬੜੇ ਅਤਯਾਚਾਰ ਕਰਦੇ ਹੁੰਦੇ ਸਨ, ਕਈ ਰਾਕਸ਼ ਆਦਮ ਖੋਰ 
ਵੀ ਹੁੰਦੇ ਸਨ ਤੇ ਜਗਤ ਦੇ ਕਈ ਥਾਈਂ ਅਜੇ ਬੀ ਆਦਮ ਖੋਰ ਲੋਕ ਹਨ। ਨਿਜ ਗੁਰੂ ਦੇ ਸੁਾਪ ਨਾਲ 
“ਕੌਡਾ” ਆਦਮ ਖੋਰ ਰਾਖਸ਼ ਬ੍ਰਿਤੀ ਵਾਲਾ ਹੋ ਰਿਹਾ ਸੀ। 

ਕਬ ਲੌ ਭੋਗੋ' ਗੋ ਦੁਖ ਭਾਰੀ। 

ਕ੍ਰਿਪਾ ਧਾਰਿ ਸੋ ਕਰਹੁ ਉਚਾਰੀ?- 

॥੮੮॥ 


ਗੁਰੁ ਦਯਾਲਤਾ ਮਹਿ' ਮਨ ਭੀਨਾ। 
ਐਸੇ ਬਚਨ ਉਚਾਰਨ ਕੀਨਾ। 
-ਏਕੰਕਾਰ ਧਰੈ ਅਵਤਾਰਾ। 

ਤਿਨਿ ਕੇ ਮਿਲੇ ਹੋਇ ਨਿਸਤਾਰਾ- 


॥੮੯॥ 

-ਹੇ ਗੁਰ ! ਮੈ ਤਿਨ ਕੋ ਕਿਵ ਜਾਨੋ'। 

ਕ੍ਰਿਪਾ ਕਰਹੁ ਸੋ ਭਾਂਤਿ ਬਖਾਨੋ!? 'ਕਹੋ। 
-ਸੁਨਿ ਕੈ ਮੁਝ ਕੋ ਦਰਪਨ” ਦੀਨਾ। 'ਸ਼ੀਸ਼ਾ। 
ਕਹਯੋ ਕਿ -ਇਸ ਤੇ ਲੇਵਹੁ ਚੀਨਾ! 'ਜਾਣ। (ਅ) ਪਛਾਣ। 
॥੯੦॥ 

ਯਾ ਮੈ ਪਰ ਪੁਤਿਬਿੰਬ' ਸੁ ਜਾਂ ਕੋ। /ਅਕਸ। 
ਪੁਨ ਮਾਨੁਖ ਮੁਖ ਦੀਸਹਿ ਤਾਂ ਕੋ। 

ਸੋ ਜਾਨਹੁ ਇਹੁ ਹੈ ਅਵਤਾਰਾ। 

ਤਿਸ ਤੇ ਤੇਰੋ ਹੋਇ ਉਧਾਰਾ ॥੯੧॥ 

ਅਨਿਕ ਜਨਮ ਜਿਹ ਨਰ ਜਗ ਪਾਏ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 827 


ਨਾਨਾ” ਜੋਨਿ ਵਿਖੈ ਜੋ ਆਏ। (ਕਈ ਤਰ੍ਹਾਂ ਦੀਆਂ। 

ਤਿਨ ਕੇ ਮੁਖ ਇਸ ਦਰਪਨ ਮਾਂਹੀ। 

ਮਾਨੁਖ ਕੇ _ਦੀਸਹਿ ਕਬਿ _ਨਾਂਹੀ- 

॥੯੨॥ 

ਗੁਰ ਤੇ ਲੇ ਕਰਿ ਮੁਕਰ ਸੁ ਆਵਾ। 

ਤਬ ਕੋ ਮੈ ਇਹ ਥਾਨ ਰਹਾਵਾ। 

ਗਹਿ ਕਰ ਆਨੇ ਮਨੁਜ ਘਨੇਰੇ। 

ਮੁਕਰ ਵਿਖੇ ਪੁਤਿਬਿੰਬ ਸੁ ਹੇਰੇ 

॥੮੩॥ 

ਸ਼ੁਕਰ, ਕੁਕਰ” ਖਰ”, ਖਗ“, ਸ਼ੇਰਾ। _'ਸੂਰ। “ਕੁੱਤੇ। 'ਗਧੇ। “ਪੰਛੀ। 
ਇਤਿਯਾਦਿਕ ਸਭਿ ਕੋ ਮੁਖ ਹੇਰਾ'। 

"ਇਹ ਜੀਵਾਂ ਦੀਆਂ ਬ੍ਰਿਤੀਆਂ ਵੱਲ ਇਸ਼ਾਰਾ ਹੈ, ਕਿ ਸ਼ਰੀਰ ਮਨੁਖ ਤਾਂ ਸਭ ਦਾ ਦਿੱਸਦਾ ਹੈ, ਪਰ 
ਅੰਦਰ ਸੁਰਤ ਤੇ ਮਨ ਤੇ ਰੁਖ਼ ਪਸ਼ੂਆਂ ਵਰਗੇ ਹੁੰਦੇ ਹਨ। ਬ੍ਰਿਤੀ ਪਸ਼ੂ ਹੁੰਦੀ ਹੈ। ਸਹੀ ਗੁਰੂ ਗੁੰਥ 
ਸਾਹਿਬ ਜੀ ਦਸਦੇ ਹਨ ਕਿ ਨਾਮ ਜਪਣ ਵਾਲੇ ਦੀ ਬ੍ਰਿਤੀ “ਮਾਨੁਖ ਬ੍ਰਿਤੀ” ਹੁੰਦੀ ਹੈ, ਉਸ ਨੂੰ-ਜਨ- 
ਲਿਖਦੇ ਹਨ। ਬਾਕੀ ਭੁੱਲ ਵਿਚ ਰਹਿਣ ਵਾਲੇ ਖੁਦਗਰਜ਼ ਤੇ ਪਾਪੀ ਦੂਸਰੇ ਦਾ ਬੁਰਾ ਕਰਕੇ ਰੀਝਣ 
ਵਾਲੇ ਕੁਕਰਮੀ, ਪਸ਼ੂ ਬ੍ਰਿਤੀ ਹੋ ਜਾਣ ਕਰਕੇ ਪਸ਼ੂ ਸਮਾਨ ਹਨ। ਯਥਾ:-'ਬਿਨੁ ਸਿਮਰਨ ਕੂਕਰ 
ਹਰਕਾਇਆ” ॥ [ਆਦਿ 

ਤੁਮਰਾ ਮਾਨੁਖ ਬਦਨ ਦਿਸਾਨਾ। 

ਜਿਨ ਕੇ ਪਰਸੇ ਸੁਂਪ _ਮਿਟਾਨਾ 

॥੯੪॥ 

ਅਸ ਬਿਧਿ ਹੁਤੋ ਮੋਹਿ ਬਿਰਤੰਤਾ। 

ਅਬ ਦੀਜੈ ਆਇਸ' ਭਗਵੰਤਾ। 

ਪੁੰਨ ਲੋਕ! ਕੇ ਵਿਖੈ ਸਿਧਾਊ'। 

ਤੁਮਰੇ ਦਰਸ਼ਨ ਕੋ ਸੁਖ ਪਾਊ” 

॥੯੫॥ 

ਸੁਰ ਤਨ ਹੂੈ, ਕਰਿ ਨਮੋ, ਪਧਾਰਾ। 

ਮਰਦਾਨੇ ਕੌਤਕ ਸੁ' ਨਿਹਾਰਾ। 

ਬੰਦਨ ਪਦ ਅਰਬਿੰਦ ਕਰੰਤੂ'। 

“ਧੰਨ ਧੰਨ ਪੁਭੁ ! ਧੰਨ” ਭਨੰਤੂ' 

॥੯੬॥ 

“ਸ਼ੀ ਪੁਭੁ ! ਇਸ ਦਰਪਨ ਕੋ ਲੀਜੈ। 

ਹੈ ਅਦਭੁਤ ਨਿਜ ਨਿਕਟਿ ਰਖੀਜੈ। ? 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 828 


ਸੁਨਿ ਕਰਿ ਭਨਹਿਂ' ਗਰੀਬ ਨਿਵਾਜੁ!। __'ਗਰੀਬਾਂ ਨੂੰ ਨਿਵਾਜਣੇ ਵਾਲੇ। 
“ਇਸ ਦਰਪਨ ਤੇ ਕਯਾ ਹੂ _ਕਾਜੂ 

॥੯੭॥ 

ਮੁਕਰ/ ਵਿਚਾਰ ਰੂਪ ਜਿਨ ਪਾਸਾ। 

(ਵਿਚਾਰ ਰੂਪ ਦਰਪਨ) 

ਤਿਨ ਕੋ ਆਤਮ ਹੋਤਿ ਪੁਰਕਾਸ਼ਾ। 

ਰਾਖਹੁ ਸੋ ਸਦੀਵ ਨਿਜ ਸੰਗਾ। 

ਸਦਾ ਅਨੰਦ, ਕਰਹਿ ਭੂਮ! _ਭੰਗਾ? 'ਭਰਮਾਂ ਨੂੰ। ”ਨਾਸ਼ ਕਰਕੇ। 
॥੯੮॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਭਰਥਰੀ ਔਰ ਕੌਡੇ ਕੋ ” ਪ੍ਰਸੰਗ ਬਰਨਨੰ 
ਨਾਮ ਪੰਚਾਸਮੋ' ਅਧਯਾਯ ॥ ੫੦॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 829 


੫੧. [ਸਾਰਦਾ ਮੰਗਲ। ਸਾਲਸਰਾਇ ਜੌਹਰੀ] 





(ਕੌਡੇ ਦਾ ਪੁਸੰਗ ਸੁਣ ਗੁਰੂ ਜੀ ਦੀ ਸਮਾਧਿ) ॥੨॥ 
(ਬਿਸ਼ੰਭਰਪੁਰ - ਪਟਨਾ) ॥੨੨॥ 
(ਸਾਲਸ ਰਾਇ ਜੌਹਰੀ) ॥੨੮॥ 
ਭੁਯੰਗ ਛੰਦ: 
ਨਮੋ ਸਾਰਦਾ ਰੂਪ ਦੋਖੰ ਹਰੰਤੀ॥ 
ਦੋਖੰ=ਦੋਸ਼, ਪਾਪ। (ਅ) ਕਵਿਤਾ ਦੇ ਦੋਖ। ਉਹ ਦੂਖਣ ਜੋ ਕਾਵਯ ਵਿਚ ਪੈਂਦੇ ਹਨ। 
ਸਦਾ ਮੰਗਲਾ ਬੁੱਧਿ ਦੈਨੀ ਜਯੰਤੀ। 
ਮੰਗਲ=ਖੁਸ਼ੀ। ਮੰਗਲਾ=ਖੁਸ਼ੀ ਦੀ ਦਾਤੀ। ਜਯੰਤੀ=ਜੈ ਦੀ ਦਾਤੀ। 
ਭਵਾ ਭੈਹਰਾ ਦਾਸ ਕੀ ਇੱਛ ਪੁਰਾ। 
ਭਵਾ=ਭਵ-ਹੋਂਦ, ਸੰਸਾਰ, ਜਨਮ, ਸ਼ਿਵ, ਮੰਗਲ, ਦੌਲਤ, ਮਾਲ ਪਦਾਰਥ ਵਾਲਾ ਹੋਣ ਦੀ ਦਸ਼ਾ, 
ਪ੍ਰਾਪਤੀ; ਉੱਚਤਾ, ਕੁਸ਼ਲਤਾ। ਭਵਾ=ਕੁਸ਼ਲਤਾ ਦੀ ਦਾਤੀ। 
ਪ੍ਰਕਾਸ਼ੀ ਤੁਹੀ ਚੌਦਹੂੰ ਲੋਕ ਭੂਰਾ' ॥੧॥ 
ਭੂਰਾ=ਬਹੁਤ, ਸਾਰੇ। [ਸੰਸ. ਭੂਰਿ] ਇਸ ਤੁਕ ਦਾ ਭਾਵ ਇਹ ਹੈ ਕਿ ਹੋਰ ਦੇਵ ਨਿਜ ਉਪਾਸਕਾਂ ਵਿਚ 
ਪੁਕਾਸ਼ੇ ਹਨ, ਤੈਨੂੰ ਸਾਰੇ ਲੋਕਾਂ ਵਿਚ ਮਤ ਦੇਸ਼ ਆਦਿ ਸਾਰੇ ਭੇਦ ਛੱਡ ਕੇ ਸਭਨਾਂ ਥਾਵਾਂ ਦੇ ਕਵੀਆਂ 
ਨੇ ਅਵਾਹਨ ਕੀਤਾ ਹੈ। 
ਅਰਬ: 
ਨਮਸਕਾਰ ਹੈ ਸ਼ਾਰਦਾ ਦੇ ਰੂਪ ਨੂੰ ਜੋ ਦੂਖਣਾ ਨੂੰ ਦੂਰ ਕਰਦੀ ਹੈ, ਸਦਾ ਖੁਸ਼ੀ ਦੀ ਦਾਤੀ ਹੈ, 
ਬੁੱਧੀ ਤੇ ਜੈ ਦੀ ਦਾਤੀ ਹੈ, (ਹੇ ਤੂੰਹੀ) ਕੁਸ਼ਲਤਾ ਦੀ ਦਾਤੀਏ ! ਦਾਸ ਦਾ ਭੈ (ਵਿਘਨ ਪੈਣ 
ਦਾ) ਦੂਰ ਕੀਤਾ ਹੈ (ਅਤੇ ਸਰਸ ਕਵਿਤਾ ਲਿਖਣ ਦੀ) ਇੱਛਾ ਪੂਰੀ ਕੀਤੀ ਹੈ, ਤੂੰਹੀ ਚੌਦਾਂ 
ਲੋਕਾਂ (ਵਿਚ) ਸਾਰੇ ਪੁ੍‌ਕਾਸ਼ੀ ਹੈ'। 
ਚੌਪਈ: 
ਭਰਥਰਿ ਕੌਡੇ ਕੇਰਿ ਪੁਸੰਗਾ। 
ਸੁਨਿ ਸ਼੍ਹੀ ਅੰਗਦਿ ਪ੍ਰੇਮ ਉਮੰਗਾ। 
ਲਗੀ ਸਮਾਧਿ ਜੁਟੇ ਜੁਗ ਨੈਨਾ। 
(ਕੌਡੇ ਦਾ ਪੁਸੰਗ ਸੁਣ ਗੁਰੂ ਜੀ ਦੀ ਸਮਾਧਿ) 
ਅੰਗ ਅਡੋਲ ਨ ਉਚ਼ਰਤਿ ਬੈਨਾ ॥੨॥ 
ਸ਼੍ਰੋਤਾ! ਬਕਤਾ? ਹਟਿ ਕਰਿ ਸਭਿ ਹੀ। 'ਸੁਣਨ ਵਾਲੇ ਤੇ। “ਕਹਿਣ ਵਾਲਾ (ਭਾਈ ਬਾਲਾ)। 
ਨਿਜ ਨਿਜ ਥਾਨ ਗਏ ਚਲਿ ਤਬ ਹੀ। 
ਬੀਤਿ ਗਏ ਜਬ ਜਾਮ ਸਤਾਈ। 
ਤਦਪਿ ਨ ਚੇਤਨਤਾ ਤਨ ਆਈ ॥੩॥ 
ਖਾਨ ਪਾਨ ਇਸ਼ਨਾਨ ਬਿਹੀਨੇ। 


ਬੀਤੇ ਆਸਨ ਏਕ ਅਸੀਨੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 830 


ਭੈ ਕਰਿ ਕੋਇ ਨ ਸਕਹਿ ਬੁੱਲਾਈ। 
ਬੈਸੇ ਪਾਸ ਪਿਥੈ' ਦ੍ਰਿਗ ਲਾਈ! ॥੪॥ _'ਦੇਖਦੇ ਹਨ ਨੀਝ ਲਾ ਕੇ। 
ਬਹੁਰੋ ਛੁਟੀ ਸਮਾਧਿ ਅਨੰਦਾ। 

ਉਠਿ ਕਰਿ ਮੱਜਨ ਕੀਨ ਮੁਕੰਦਾ। 

ਖਾਨ ਪਾਨ ਕਰਿਕੈ ਨਿਜ ਸਭਿਹੀ। 
ਕਥਾ ਸਮਾਜ ਬੁਲਾਵਾ ਤਬ ਹੀ ॥੫॥ 
ਸ਼ਰੋਤਾ ਬਕਤਾ ਸਭਿ ਚਲਿ ਆਏ। 

ਨਿਜ ਨਿਜ ਆਸਨ ਬੈਠਿ ਸੁਹਾਏ। 
ਕਥਾ ਕਥਨ ਲਾਗਜਯੋ ਤਬ ਬਾਲਾ। 

ਸ਼ੀ ਅੰਗਦ ਜੀ _ਸੁਨਹਿੰ ਕ੍ਰਿਪਾਲਾ 
॥੬॥ 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਰਾਖਸ਼ ਕੋ ਇਵ ਕੀਨ ਉਧਾਰਾ। 

ਆਗੇ ਗਵਨੇ ਮੁਕਤਿ ਉਦਾਰਾ। 

ਜਹਿਂ ਕਾਨਨ ਦਾਰੁਨ ਹੈ ਸਗਰਾ। 
ਨਿਕਟ ਨ ਜਾਂ ਕੇ ਕਿਹ ਠਾਂ ਨਗਰਾ 
॥੭॥ 

ਮੰਦ ਮੰਦ ਤਹਿਂ ਕੀਨ ਪਯਾਨਾ। 

ਤਿਂਹ ਛਿਨ ਕਹਿਨ ਲਗਾ ਮਰਦਾਨਾ। 
“ਹੇ ਪੁਭੁ ਮੋਕੋ ਛੁਧਾ ਸੰਤਾਯੋ। 

ਬਿਤੇ ਕਿਤਕਿ ਦਿਨ ਅਸਨ ਨ ਖਾਯੋ 
॥੮॥ 

ਚਲਿ ਨ ਸਕੌ ਇਕ ਪੈਰ ਅਗਾਰੀ। 
ਨਿਕਟ ਨ ਪੁਰਿ ਚਹੁ` ਦਿਸ਼ ਬਨ 
ਭਾਰੀ। ” 

ਸੁਨਿ ਬੋਲੇ ਬੇਦੀ ਕੁਲਦੀਪਾ। 

“ਧੀਰ _ਧਰਹੁ ਹੈ _ਨਗਰ _ਸਮੀਪਾ? 
॥੯॥ 

ਇਵ ਵਿਲਾਂਵਦੇ! ਕਰਤਿ ਪਯਾਨਾ। /ਪਰਚਾਉਂਦੇ। 
ਗਏ ਉਲੌਘਿ ਸਰਬ ਉਦਿਆਨਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 831 





ਤੀਨ ਕੋਸ ਤੇ ਨਗਰ ਸੁਹਾਵਾ। 

ਮਰਦਾਨੇ ਕੋ ਪ੍ਰਭੂ ਦਿਖਾਵਾ ॥੧੦॥ 

ਸੁੰਦਰ ਪੁਰਿ ਦੇਖਹੁ ਥਲ ਊਚੇ। 

ਖਾਹੁ ਅਸਨ ਤਹਿ ਚਲਹੁ ਪਹੁਚੇ'। ” “ਪਾ:-ਚਲਹੁ ਅਬਹ ਤਿਹ ਆਇ ਪਹੂੰਚੇ। 
ਸੁਨਿ ਬੋਲਯੋ 'ਹੇ ਪ੍ਰਭੁ ਗੁਨ ਖਾਨੀ ! 

ਮਮ ਸਰੀਰ ਭਾ ਬਲ ਤੇ ਹਾਨੀ ॥੧੧॥ 

ਮ੍ਰਿਤੁ' ਹੂ ਪਰਯੋ ਰਹੈ ਕਿਹ ਥਾਨਾਂ। 

ਸਭਿ ਬਿਧਿ ਮੈ ਨਿਰਨੈ ਕਰਿ ਜਾਨਾਂ। 

ਕੀਨਿ ਖ਼ੁਦਾਇ ਅਬਹਿ ਮਿਿਤੁ ਮੋਰੀ। 

ਜਗਜੀਵਨ ਤੇ ਟੂਟੀ ਡੋਰੀ ॥੧੨॥ 

ਆਯੋ ਨਗਰ ਤਹਾਂ ਕਯਾ ਹੋਇ। 

ਚੀਰ! ਗੰਠ2 ਹਮ ਦਾਮਾ ਨ ਕੋਇ। 'ਕਪੜੇ ਦੀ। “ਗੰਢ ਵਿਚ। “ਪੈਸਾ। 
ਬਿਨਾ ਲਿਯੇ ਕੋ ਦੇਵੈ ਨਾਂਹੀ। 

ਕੈਸੇ ਖਾਉ” ਅਸਨ ਪੁਰਿ ਮਾਂਹੀ?? 


॥੧੩॥ 
ਸ਼ੀ ਗੁਰੁ ਸੁਨੇ ਵਾਕ ਅਸ ਜਬ ਹੀ। 


ਪਗ ਸੋ” ਰੇਤ ਫਰੋਰੀ' ਤਬ ਹੀ। 
ਨਿਕਸਾ ਤਿੰਹ ਤੇ ਅਦਭੁਤ ਲਾਲਾਂ। 
ਜਾਕੀ ਸੋਭਾ ਦਿਪਤਿ ਬਿਸਾਲ ॥੧੪॥ 
“ਬੰਧਨ ਗੰਠ' ਚਹਉ ਮਰਦਾਨਾ? 
ਲੇ ਬੰਧਹੁ ਨਿਜ ਚੀਰ ਸੰਗਾਨਾ। 
ਧਰਹੁ ਧੀਰ ਉਰ, ਕਰਹੁ ਪਯਾਨਾ। 
ਥੋਰ ਪੰਥ, ਢਿਗ ਹੈ ਪੁਰਿ' ਥਾਨਾ? 
॥੧੫॥ 

ਦੋਹਰਾ: 

“ਇਹ ਪਾਹਨ! ਕਯਾ ਕਾਜ ਹੈ, 

ਕਛੂ ਨ ਦੇਵਹਿ ਕੋਇ। 

ਹੋਇ ਦਾਮ ਨਿਜ ਪਾਸ ਜੇ, 

ਚਹੈ' ਜੁ ਲੇਵਹਿਂ ਸੋਇ ॥੧੬॥ 
ਚੌਪਈ: 

ਯਾਂ ਕੇ ਬਾਂਧੇ ਭੂਖ ਨ ਜਾਵਹਿ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਜਬ ਲੌ ਹਾਥ ਅਹਾਰ ਨ ਆਵਹਿ। ? 

ਸ਼ੀ ਗੁਰੁ ਕਹੇ' “ਨਿਕਟਿ ਹੈ ਨਗਰੀ। 

ਤਹਿਂ ਕੀਮਤਿ ਇਸ ਹੋਇ ਉਜਗਰੀ! 'ਪੁਗਟ। 
॥੧੭॥ 

ਤੀਨ ਕੋਸ ਪਿਖਿ ਚਲਿ ਤਤਕਾਲਾ। ? 

ਇਉ ਧੀਰਜ ਦੇ ਤੁਰੇ ਕ੍ਰਿਪਾਲਾ। 

ਅਤਿ ਲੌਜਤਿ ਹੋਵਤਿ ਮਰਦਾਨਾ। 

ਰਿੰਦੈ ਖਿਝਤਿ ਨਹਿ ਕਰਤਿ ਬਖਾਨਾ 
॥੧੮॥ 

ਮੰਦ ਮੰਦ ਬੇਦੀ ਕੁਲਦੀਪਾ। 

ਚਲਿ ਕਰਿ ਪਹੁੰਚੇ ਨਗਰ ਸਮੀਪਾ। 

ਬਿਟਪ' ਬਿਲੋਕਿ ਏਕ ਰਮਣੀਕਾ। 'ਬ੍ਰਿੱਛ। 
ਬੈਠਿ ਗਏ ਤਹਿ ਸਭਿ ਜਗ ਟੀਕਾ 
॥੧੯॥ 

ਤਬ ਮਰਦਾਨੇ ਬਚਨ ਉਚਾਰਾ। 

“ਜਿਉਂ ਤੁਮ ਕਹਹੁ ਕਰੌ” ਤਿਉ ਕਾਰਾ!। 'ਕੰਮ। 
ਲਾਲ ਨਾਮ ਕਹਿ ਦਿਯੋ ਜੁ” ਮੋਹੀ!। 'ਮੈਨੂੰ। 'ਪਾ:-ਜਿ। 
ਇਸ ਤੇ ਕੌਨ ਕਾਜ ਅਬ ਹੋਹੀ?? 
॥੨੦॥ 

ਕਮਲ ਬਦਨ ਤੇ ਬਿਗਸਿ ਬਖਾਨਾ। 

“ਨਗਰ ਨਾਮ ਜਾਨਹੁ' ਕਿ ਨ ਜਾਨਾ?! 

“ਹੋ ਪੁਭੁ ਜੀ ! ਕਯਾ ਨਾਮਹਿੰ ਮਾਂਹੀ। 

ਅਸਨ ਖਾਨ ਦੇਵਹੁ ਕੈ _ਨਾਂਹੀ? 
॥੨੧॥ 

ਜੋ ਬਿਧਿ ਕਰਨੀ, ਨਹੀਂ ਬਤਾਵਹੁ। 

ਬਾਤੈ' ਕਰਿਤੇ ਦਿਵਸ ਬਤਾਵਹੁ। ? 

ਹਸਨ ਹੇਤ ਬੋਲੇ ਸੁਖਧਾਮੂ। 

“ਜਾਨਿ ਬਿਸ਼ੰਭਰਪੁਰਿ' ਇਹ ਨਾਮੂ ” 
॥੨੨॥ 

(ਬਿਸ਼ੰਭਰਪੁਰ - ਪਟਨਾ) 


832 


ਹਨ ਤੇ ਇਹ ਬੀ ਦੱਸਦੇ ਹਨ ਕਿ ਜੋ ਫਤੇ ਚੰਦ ਸੈਣੀ ਖੱਤ੍ਰੀ ਸ਼ੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 833 





ਵੇਲੇ ਹੋਯਾ ਹੈ ਓਹ ਇਸੇ ਸਾਲਸਰਾਇ ਦੀ ਔਲਾਦ ਵਿਚੋ” ਸੀ, ਘਨਸ਼ਯਾਮ ਤੇ ਗੁਲਾਬ ਰਾਇ ਦਸਮੇ' 
ਸਤਿਗੁਰਾਂ ਦੇ ਨਿਵਾਜੇ ਮਸੰਦ ਸਨ, ਇਹ ਭਾਈ ਅਧਰਕੇ ਦੀ ਸੰਤਾਨ ਵਿਚੋ ਸਨ, ਜਿਸ ਦਾ ਅਗੇ 
ਪੁਸੰਗ ਹੈ। 

“ਕੋਊ ਨਾਮ ਨਗਰ ਕਾ ਹੋਹੂ। 

ਬਹੁਤ ਛੁਧਾ ਲਾਗੀ ਅਬ ਮੋਹੂ। 

ਸ਼ੂਮ' ਤੇ ਨਿਰਬਲ ਕਾਂਯਾਂ ਸਗਰੀ। 

ਕ੍ਯੋੱ ਹੂੰ! ਪਹੁੰਚੇ ਹੈੱ_ਢਿਗ ਨਗਰੀ” 
॥੨੩॥ 

ਦਹਰਾ : 
ਕਰੁਨਾਨਿਧਿ ਬਿਗਸੇ ਬਹੁਰ, ਬੋਲੇ ਤਿਹ 

ਸੋ ਬੈਨ। 

'ਨਗਰ _ਵਿਖੈ _ਗਵਨਹੁ _ਅੰਬੈ, ਖੋਜ 
ਜੌਹਰੀ ਐਨ! ॥੨੪॥ 

ਚੌਪਈ: 

ਵੇਚਹੁ ਜਾਇ ਤਹਾਂ ਇਹੁ ਲਾਲਾ। ? 

ਸੁਨਤਿ ਸ੍ਰੰਨ' ਗਮਨਜਯੋ ਤਤਕਾਲਾ। 

ਜਾਇ ਜੌਹਰੀ ਕੋ ਦਿਖਰਾਯੋ। 

“ਤੀਨ _ਤਾਂਬੁਪਣ! _ਮੋਲ” _ਸੁਨਾਯੋ 
॥੨੫॥ 

ਮਰਦਾਨੇ ਮਨ ਕੀਨ ਵਿਚਾਰਾ। 

-ਲਾਲ ਮੋਲ ਨਰ ਕਹਤਿ ਅਪਾਰਾ-। 

ਤਿੰਹ ਸੋ ਕਹਯੋ ਵਾਕ ਤਬ ਐਸੇ। 

“ ਬੂਝੋਂ? ਸੰਗੀ ਬਾਹਰਿ ਬੈਸੇ ` ॥੨੬॥ _'ਪੁੱਛ ਆਵਾਂ। 
ਲੇ ਕਰਿ ਲਾਲ ਆਪਨੇ ਪਾਸਾ। 

ਆਵਾ ਜਹਿਂ ਬੈਸੇ ਸੁਖਰਾਸਾ। 

“ਏਕ ਜੌਹਰੀ ਪਿਖਿ ਕਰਿ ਬੋਲਾ। 

ਤੀਨ ਤਾਂਬੁਪਣ ਯਾ ਕੋ ਮੋਲਾ” ॥੨੭॥ 
“ਸਾਲਸਰਾਇ ਜੌਹਰੀ ਨਾਮੂ। 
(ਸਾਲਸ ਰਾਇ ਜੌਹਰੀ) 
ਮਰਦਾਨੇ ! ਜਾਵਹੁ ਤਿਹ ਧਾਮੂ। 

ਖੋਜੇ ਪਾਇ, ਦੀਜੀਯੇ ਏਹੀ। 

ਦੇਯ ਮੋਲ! ਸੋ ਆਵਹੁ ਲੇਹੀ”` ॥੨੮॥ 'ਮੁੱਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 834 


ਸੁਨਿ ਕਰਿ ਨਗਰ ਵਿਖੈ ਪੁਨ ਗਵਨਾ। 

ਖੋਜਤਿ ਫਿਰਤਿ ਸ਼ਾਹਿ ਕੋ ਭਵਨਾ। 

ਜਬ ਕਿਹਨੈ ਤਿਹ' ਸਦਨ ਬਤਾਯੋ। 

ਦਰ! ਤਿਸ਼ਟਯੋ? ਕਹਿ ਊਚ ਬੁਲਾਯੋ 'ਦਰਵੱਜੇ ਅੱਗੇ। “ਖੜਾ ਹੋ ਕੇ। 
॥੨੯॥ 

ਸੁਨਤਿ ਸ਼ਾਹ ਭੇਜਯੋ ਨਿਜ ਦਾਸਾ। 

“ਕੌਨ ਅਹੈ? ਬੂਝਹੁ ਤਿਹ ਪਾਸਾ। ” 

ਆਇ ਨਿਕਟਿ ਭ੍ਰਿਤ' ਬਚਨ ਅਲਾਯੋ। _ ਦਾਸ ਨੇ। 
“ਕੋ ਹੈਂ ਤੂੰ ਕਿਹ ਤੇ ਚਲਿ ਆਯੋ?” 

॥੩੦॥ 

ਤਿਹ ਸੋ ਮਰਦਾਨੇ ਬਚ ਭਾਖਾ। 

“ਸੌਦੇ ਵੇਚਨ ਕੀ ਅਭਿਲਾਖਾ। ? 

ਅਸ ਕਹਿ ਅੰਤਰ ਸਦਨ ਸਿਧਾਯੋ। 

ਦੇਯ ਸ਼ਾਹੁ ਕੌ ਲਾਲ ਦਿਖਾਯੋ ॥੩੧॥ 

ਨੈਨ ਬਿਲੋਕਤਿ ਮਨ ਬਿਸਮਾਨਾ। 

ਪਠਿ ਅੱਛਰ ਤਿਹ' ਪਰ ਪਹਿਚਾਨਾ। 





ਧਰਮਵੰਤ' ਸੋ ਸ਼ਾਹ ਸੁਜਾਨਾ। 
ਕਰਿ ਵਿਚਾਰ ਉਰ ਬਚਨ _ਬਖਾਨਾ 


॥੩੨॥ 

ਦੋਹਰਾ: 'ਸੋ। ਸਹਸ=ਹਜ਼ਾਰ। ਪਰ ਕਵੀ ਜੀ ਨੇ ਸੌ ਲਈ 
“ਸਹਸ! ਰਜਤਪਨ ਲਿਖੇ ਹੈ, ਜੋ ਦੇਖੇ ਖੀ ਵਰਤਿਆ ਹੈ 
ਸੋ ਦੇਇ। 

ਮੋਲ ਕਰੋ ਪਸ਼ਚਾਤ/' ਇਹ, ਪੂਰਬ ਸ਼ਤ 'ਪਿੱਛੋਂ। 
ਤੁਮ ਲੇਯ” ॥੩੩॥ 

ਚੌਪਈ: 

ਮਰਦਾਨਾ ਸ਼ਤ ਲੇ ਹਰਖਾਯੋ। 

ਚਲਿ ਕਰਿ ਵਹਿਰ ਨਗਰ ਪੁਨ ਆਯੋ। 

ਪਿਖਿ ਕਰਿ ਸ਼੍ਰੀ ਗੁਰੁ ਬਚਨ ਬਖਾਨਾ। 
“ਕਿਤਕਿ ਮੋਲ ਆਨਯੋ? ਮਰਦਾਨਾ !” 

॥੩੪॥ 

ਨਿਕਟਿ ਬੈਠਿ ਬਿਰਤੰਤ ਸੁਨਾਵਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





“ਵਡੋਂ ਸ਼ਾਹ ਜਿਹ ਭਲੋ ਸੁਹਾਵਾ। 
ਸਹਸ ਕਾਰਖਿਕ' ਦਏ ਦਿਖਾਈ। 'ਸੌ ਰੁਪੱਯੇ। 
ਬੂਝਨ ਮੋਲ ਅਯੋ' ਤੁਮ ਤਾਂਈ ॥੩੫॥ 
ਜਿਤਨੋ ਲੇਨੋਂ ਦੇਹੁ ਸੁਨਾਈ। 

ਤਿਤਨੋ ਆਨੋ' ਬਿਲਮ ਨ ਕਾਈ। ? 
ਸ਼ੀ ਗੁਰੁ ਕਹੈ “ਜਾਹੁ ਢਿਗ ਸ਼ਾਹੂ। 
ਕਸ' ਧਨ ਦੀਨੋ? ਬੂਝਹੁ _ਤਾਹੂ ' 
॥੨੩੬॥ 

ਦੁਹਰਾ: 

ਪੁਨ ਪੁਰਿ ਬੂਝਯੋ ਆਨਿ ਕੈ, “ਕੈਸੇ 
ਦੀਨੇ ਦਾਮ?” 

ਸੁਨਤਿ _ ਸ਼ਾਹੁ _ਨੈ _ ਤਬ _ ਕਹਾ, 
1 ! ਇਹੁ ਨਾਮੁ ॥੩੭॥ 
ਚੌਪਈ: 

ਐਸੇ ਲਿਖਯੋ ਲਾਲ ਪਰ ਤੇਈ। 

ਸਹਸ ਰਜਤਪਨ ਦੇਖੇ ਦੇਈ। 


ਕੀਮਤ ਔਰ ਕਹੈ' ਸੋ ਦੇਊਂ। 

ਲਾਲ ਮੋਲ ਤੁਮ ਦੇ ਕਰਿ ਲੇਊਂ” 
॥੩੮॥ 

ਸੁਨਿ ਕਰਿ ਪੁਨ ਆਵਾ ਮਰਦਾਨਾ। 


ਸ਼ਾਹੁ ਬਚਨ ਗੁਰ ਪਾਸ ਬਖਾਨਾ। 
“ਇਹੁ ਧਨ ਦੀਨੋ ਤਿਨ ਮਿਜਮਾਨੀ। 
ਕੀਮਤ ਅਵਰ ਦੇਨਿ ਨਿਜ ਮਾਨੀ”! 
॥੩੯॥ 

ਗੁਰੂ ਕਹੈ' “ਵੇਚਹੁ ਕੈ ਨਾਂਹੀ? 

ਲਾਲ ਬਿਕੀਮਤਿ ਲਖਿ ਮਨ ਮਾਂਹੀ। ” 
“ਕਿਯਾ ਜਾਨੋ” ਮੈਂ” ਕਹਿ ਮਰਦਾਨਾ। 
॥੪੦॥ 


ਦੋਹਰਾ: 
ਸ਼ੀ ਗੁਰ ਕਹੈ' “ਨ ਲਾਲ ਇਹ, 


ਲਖਹੁ ਨਾਮ ਕਰਤਾਰ। 


835 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 836 


ਚਾਹਉਂ ਰਾਖਉ ਪਾਸ ਨਿਜ, 
ਚਾਹਉ ਕਰਿ ਬਿਉਹਾਰ” ॥੪੧॥ 
ਚੌਪਈ: 





ਸ਼੍ਰੀ ਪੁਭੁ ਜੀ ਮੈ ਵੇਚਤਿ ਨਾਂਹੀ। 

ਜੋ ਸੁਖਦਾ ਜੁਗ ਲੋਕਨ ਮਾਂਹੀ। ? 

। “ਵੇਚਤਿ ਨਹੀਂ ਜਿ, ਮੋਰਹੁ ਦਾਮੂ। 'ਗੁਰੂ ਜੀ ਬੋਲੇ। 
ਲੀਜੈ _ਲਾਲ ਜਾਇ ਤਿਹ _ਧਾਮੂ ' 

॥੪੨॥ 

ਸੁਨਿ ਕੈ ਪੁਨ ਪੁਰਿ ਫੇਰਨਿ! ਗਯੋ। /ਮੋੜਨ। 
ਸਭਿ ਹੀ ਦਰਬ ਸ਼ਾਹ ਕੋ ਦਯੋ। 


॥੪੨॥ 

ਕਹਿਤਿ ਸ਼ਾਹ “ਸਭਿ ਧਨ ਭੀ ਲੀਜੈ। 
ਲਾਲ ਲੇਹੁ ਜਿਉ” ਮਨ ਤਿਉ ਕੀਜੈ। ” 
ਦੋਨੋਂ ਵਸਤੁ ਲਿਏ ਹਰਖਾਵਾ। 

ਨਗਰ ਵਹਿਰ ਮਰਦਾਨਾ ਆਵਾ ॥੪੪॥ 
ਸ਼ੀ ਪੁਭੁ ਜੀ! ਧਨ ਭੀ ਪੁਨ! ਲਾਲਾ। 
ਮੁਝੈ ਦੀਨ ਕਹਿ ਬਚਨ ਰਸਾਲਾ। 

ਜਸ ਆਇਸ ਦਿਹੁ ਤਸ ਅਬ ਕਰਿਹੂੰ। 
ਥਕਿਤਿ ਭਯੋ ਮੈ ਬਹੁਰ ਨ ਫਿਰਹੂੰ ` 
॥੪੫॥ 

ਸ਼ੀ ਗੁਰ ਕਹੈ “ਲਾਲ ਨਿਜ ਲੀਜੈ। 

ਧਨ ਜਿਹ ਕੋ, ਤਿਸ ਹੀ ਕੋ ਦੀਜੈ। 
ਵੇਚਹਿਂ ਲਾਲ ਲੇਇ ਧਨ ਸੇਈ। 
ਨਹਿੰ ਵੇਚਹਿਂ ਤੇ ਕੈਸੇ ਲੇਈਂ” ॥੪੬॥ 
ਪੁਨ ਮਰਦਾਨਾ ਲੇ ਕਰਿ ਗਯੋ। 

ਸ਼ਾਹੁ ਨ ਲੇਤਿ, ਕਹਤਿ ਬਚ ਭਯੋ। 
“ਲਿਖਾ ਲਾਲ ਪਰ ਸੋ ਹਮ ਦੀਨੋ] 
ਧਰਮ ਆਪਨਾ ਰਾਖਨ ਕੀਨੋ ॥੪੭॥ 
ਲੈਹੁੰ ਹਟਾਇ', ਧਰਮ ਮਮ ਜਾਈ। ਮੋੜ ਲਵਾਂ ਤਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਐਸੀ ਬਾਤ ਨ ਕਰੋ” ਕਦਾਈ। 

ਦਰਬ ਤੁਮਾਰੋ ਕਰੋ ਜੁ ਭਾਵਾ। ” 

ਸੁਨਿ ਕਰਿ ਮਰਦਾਨਾ ਪੁਨ ਆਵਾ 
॥੪੮॥ 


<< 


ਦਹਰਾ: 

ਸ਼ੀ ਨਾਨਕ ਰਾਂਥੈ' ਨਹੀਂ, 

ਲੇ ਨ ਜੌਹਰੀ ਸੋਇ। 

ਸਪਤ! ਵਾਰਿ ਫਿਰ ਪੁਨਹਿ ਪੁਨਿ, 
ਸ਼ੂਮ ਸੋ ਬਜਾਕੁਲ ਹੋਇ ॥੪੯॥ 
ਚੌਪਈ: 

ਏਕ ਛੁਧਾ ਦੂਜੇ ਸ਼ੂਮ ਭਾਰਾ। 

ਖਿਝਯੋ ਰਿੰਦੈ ਧਨ ਤਿਹ' ਗ੍ਰਿਹ ਡਾਰਾ!। _ 'ਉਸ ਦੇ ਘਰ ਸੁੱਟ ਦਿੱਤਾ। 
ਸ਼ਾਹੁ ਤਬਹਿ ਮਨ ਮਾਂਹਿ ਬਿਚਾਰਾ। 
-ਇਹ ਅਦਭੁਤ ਬਹੁ ਲਾਲ ਨਿਹਾਰਾ! 'ਦੇਖਿਆ। ਸੱਤ। 
॥੫੦॥ 

ਬਹੁਰੋ ਲਾਲ ਜਿਨਹਿਂ ਕੇ ਪਾਸੂ। 

ਸੋ ਨਹਿਂ ਲੇਵਤਿ ਹੈ' ਧਨ ਰਾਸੂ। 

ਤਿਨ ਕੌ ਦਰਸ਼ਨ ਚਹਿਯੇ ਕਰਨੋ। 

ਹੈ ਸ਼ੁਭ ਕੀਨ ਲੋਭ ਜਿਨ _ਹਰਨੋਂ- 
॥੫੧॥ 

ਅਸ ਕਹਿ ਲੀਨੋ ਮਧੁਰ ਅਹਾਰਾ। 
ਜਾਗੇ ਜਿਹ ਕੇ' ਭਾਗ ਅਪਾਰਾ। 

ਨਿਜ ਤੇ ਪਹਿਲੇ ਦਾਸ ਪਠਾਯਾ। 
“ਜਾਣਿ ਨ ਦੇਉ ਰਖਹੁ ਠਹਿਰਾਯਾ” 
॥੫੨॥ 

ਦਹਰਾ:; 

ਗਮਨਜਯੋ ਘਰ ਤੇ ਭੇਟ ਲੈ, 

ਸ਼ਾਹੁ ਜੁ ਸਾਲਸਰਾਇ। 
ਦੂਰਹੁੱ ਤੇ ਦੇਖਤਿ ਭਯੋ, 

ਸ਼ੀ ਗੁਰ ਰੂਪ ਸੁਹਾਇ ॥੫੩॥ 
ਚੌਪਈ: 

ਹੈ ਲੌਜਤਿ ਬੈਠਾ ਮਰਦਾਨਾ। 





837 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 838 


ਗੁੀਵ ਨੀਚ ਕਰਿ ਕਛੁ ਨ ਬਖਾਨਾ। 

ਖਿਝ ਭਾ ਤੂਸ਼ਨਿ ਅਤਹਿ ਛੁਧਾਤੁਰ। 

ਸਭਿਹਿ ਬਾਤ' ਮਾਂਹਿ ਰਹਾ ਜਰ! 'ਮਨ ਵਿਚ ਜਰਕੇ (ਪੀ ਕੇ)। 'ਪਾ:-ਸ਼ੂਮ। 
॥੫੪॥ 

ਅੰਤਰ ਉਰ ਕੇ ਗਟੀ” ਵਿਚਾਰੇ। ਮਗਿਣਤੀਆਂ। 
ਸ਼ੀ ਗੁਰ ਡਰ ਕਰਿ ਕਛੂ ਨ ਉਚਾਰੇ। 

ਸਾਲਸ ਰਾਇ ਆਇ ਤਹਿ ਕਾਲਾ। 

ਆਗੇ ਭੋਜਨ ਧਰੇ ਰਸਾਲਾ ॥੫੫॥ 

ਹਾਥ ਬੰਦਿ ਬੰਦਨ ਕੋ ਕਰਿਕੈ। 

ਸਭਿਹਿ ਸੁਨਾਈ ਬਾਤ ਉਚਰਿਕੈ। 

“ਦਰਬ ਤੁਮਾਰੋ ਇਹੁ ਅਬ ਲੀਜੈ। 

ਧਰਮ ਹਮਾਰੋ ਰਾਖਨ ਕੀਜੈ” ॥੫੬॥ 





ਦੋਹਰਾ: 

ਸ਼ੀ ਗੁਰ ਕਹੈ” “ਜਿ ਵੇਚਹੀਂ, 
ਤਬ ਧਨ ਲੇ” ਨਿਜ ਪਾਨਾਂ। 
ਨਹਿਂ ਵੇਚਹਿਂ ਤੌ ਲੇਂਯ ਕਸਾਂ, 


ਰਾਖਹੁ ਦਰਬ ਅਪਾਨ'' ॥੫੭॥ 
ਚੌਪਈ: 

ਦਰਸ਼ਨ ਪਰਸ ਭਰਮ ਮਿਟ ਗਯੋ। 

ਬੈਨ ਸੁਨੇ ਮਨ ਨਿਰਮਲ ਭਯੋ। 

ਜਾਨੇ -ਸੰਤ ਰੂਪ ਇਹੁ ਪੂਰੇ। 

ਦੇਖਨ _ਸੁਨਨ _ਜਿਨਹਿੰ ਕੋ ਰੂਰੇ- 
॥੫੮॥ 

ਕਹਤਿ ਬਚਨ 'ਮੈ ਹੈ ਬਿਸਮਾਦਾ। 
ਲਾਲ ਪਿਖਾ ਇਹ ਤੁਮਹਿੰ ਪੁਸਾਦਾ'। 
ਹੁਤੋ ਲਾਲ ਉਹ, ਕੈ ਤੁਮ ਲਾਲਾ? 
ਜਿਨ _ਮਿਲਨੇ _ਮੈ'__ਭਯੋ _ਨਿਹਾਲਾ 
॥੫੯॥ 

ਮੁਝ ਸਮਝਾਇ ਸੁਨਾਵਹੁ ਬਾਨੀ। 

ਹੇ ਕ੍ਰਿਪਾਲ ! ਤੁਮ ਸਭਿ ਗੁਨ ਖਾਨੀ। ? 
ਦੇਨੇ ਹੇਤ ਸ਼ਾਹ ਉਪਦੇਸ਼ਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 839 


ਬੋਲੇ ਸ਼ਬਦ ਤਬਹਿ ਜਗਤੇਸ਼ਾ ॥੬੦॥ 
ਬਿਲਾਵਲ ਮਹਲਾ ੧ ॥ 
ਲਾਲੋ ਲਾਲ ਉਪਾਇਆ ਲਾਲੋ ਲਾਲ ਦਿਸੰਨਿ ॥ 
ਜਿਨਾਂ ਲਾਲੀ ਨੇਤਰ ਮਹਿ ਦੂਜਾ ਨਾ ਜਾਣੰਨਿ ॥੧॥ 
ਸੁਣਿ ਸਾਲਿਸ ਤੂੰ ਜਵਾਹਰੀ ਅਪਣਾ ਲਾਲ ਪਛਾਣੁ ॥ 
ਕੂੜੇ ਲਾਲ ਨ ਗੰਢ ਬੰਨ ਲੀਜੈ ਭਲੇ ਸਿਵਾਣ ॥੧॥ ਰਹਾਉ ॥ 
ਕੰਕਰ ਪੱਥਰ ਮੇਲਿ ਕੈ ਨਾਉ ਸਦਾਇਓ ਸ਼ਾਹੁ ॥ 
ਬਿਨ ਸਤਿਗੁਰ ਪੂਰੇ ਅੰਧੁ ਹੈ ਮੂਲ ਨ ਬੂਝੇ ਰਾਹੁ ॥੨॥ 
ਮੇਰਾ ਮੇਰਾ ਕਰ ਸੰਜਿਓ ਰਾਤੀ ਅਤੈ ਡੇਹੁ ॥ 
ਕਾਈ ਸਾਖ ਨ ਉਪਜੀਆ ਕਲਰ ਵੁਠਾ ਮੇਹੁ ॥੩॥ 
ਸੁਣਿ ਸਾਲਸ ਇਹੁ ਬੇਨਤੀ ਜਿ ਕਰਮ ਪਰਾਪਤਿ ਹੋਇ ॥ 
ਨਾਨਕ ਏਕ ਅਰਾਧੀਐ ਦੂਖ ਨ ਲਾਗੈ ਕੋਇ ॥੪॥ 
"ਇਹ ਬਾਹਰ ਦਾ ਸ਼ਬਦ ਹੈ, ਸ਼੍ਰੀ ਗੁਰੂ ਗੁੰਥ ਸਾਹਿਬ ਜੀ ਵਿੱਚ ਨਹੀਂ ਆਯਾ, ਇਸ ਲਈ ਗੁਰਬਾਣੀ 
ਨਹੀਂ। ਇਸ ਸ਼ਬਦ ਦੇ ਅੰਤ ਸਾਲਸ ਅੱਗੇ ਗੁਰੂ ਜੀ ਬੇਨਤੀ ਕਰਦੇ ਜਾਪਦੇ ਹਨ, ਪਰ ਗੁਰੂ ਨਾਨਕ 
ਦੇਵ ਜੀ ਨੇ ਕਿਸੇ ਮਨੁੱਖ ਅਗੇ ਕਦੇ ਬੇਨਤੀ ਨਹੀਂ ਕੀਤੀ, ਓਹ ਤਾਂ ਫੁਰਮਾਉਂਦੇ ਹਨ- 'ਬੀਜਉ ਸੂਝੈ 
ਕੋ ਨਹੀ ਬਹੈ ਦੁਲੀਚਾ ਪਾਇ ॥ ? (ਅ) ਬੇਨਤੀ ਪਦ ਨੂੰ ਰੱਬ ਵਲ ਲਾਉਣ ਦਾ ਜਤਨ ਬੀ ਕਰਦੇ ਹਨ। 
(ਏ) ਬੇਨਤੀ ਪਦ ਸਹਜ ਸੁਭਾ ਵੀ ਨਿੰਮੁਤਾ ਵਿਚ ਕਿਹਾ ਜਾਣਾ ਸੰਭਵ ਹੈ। ਫਿਰ ਉਸਦਾ ਭਾਵ ਇਹ 
ਨਹੀਂ ਹੋਵੇਗਾ ਕਿ ਝੁਕ ਰਹੇ ਹਨ, ਕਿਉਕਿ ਸਾਲਸ ਆਪਦਾ ਸਿੱਖ ਹੋਇਆ ਹੈ। 
ਚੌਪਈ: 
“ਰਾਖਹਿ ਸੰਚਿ ਲਾਲ ਜੇ ਪਾਜਾ। 
ਤਿਨ ਤੇ ਸਰੈ ਨ ਏਕੋ ਕਾਜਾ। 
ਖਾਨ ਪੀਨ ਮੈ ਸੋ ਨਹਿਂ ਆਵਹਿ। 
ਪਟ! ਜਿਉ ਸੀਤ ਨ ਦੇਹਿ ਹਟਾਵਹਿ 'ਕਪੜੇ। 
॥੬੧॥ 
ਪਾਹਨ ਜਾਤ ਸੂੱਛ ਪਿਖਿ ਰਾਖਤਿ। 
ਕਰਿ ਹੰਕਾਰ 'ਸ਼ਾਹੁ ` ਨਿਜ! ਭਾਖਤਿ। __'ਆਪਨੂੰ। 
ਸ਼ੀ ਕਰਤਾਰ ਨਾਮੁ ਸਚੁ ਲਾਲਾ। 
ਜਿਹ ਕੋ ਮਿਲੇ ਸੁ ਹੋਤਿ ਨਿਹਾਲਾ 
॥੬੨॥ 
ਦੋਹਰਾ: 
ਲਾਲ _ ਅਮੋਲਕ _ ਆਪਨੇ, _ ਆਤਮ 
ਪਰਖਜੋ ਨਾਂਹਿ। 
ਨਿਜ ਆਨੰਦ ਭੁਲਾਇ ਕੈ, ਪਰਯੋ ਕਸ਼ਟ 
ਕੇ ਮਾਂਹਿ` ॥੬੩॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 840 





ਦੇਸ਼? 

ਕਹਾਂ ਜਾਉਗੇ ਸੰਤ ਜੀ! ਕਉਨ ਆਪ 'ਭੇਖ। 
ਕੋ ਬੇਸ? ॥੬੪॥ 

ਚੌਪਈ: 

ਖਟ ਦਰਸ਼ਨ ਮੈ ਸਭਿ ਹੀ ਦੇਖਾ। 

ਪਾਯੋ ਜਾਇ ਨ ਤੁਮਰੋ ਬੇਖਾ। ” 

ਸ਼ੀ ਗੁਰੁ ਸੁਨਿ ਕਰਿ ਗਿਰਾ! ਉਚਾਰੀ। _ 'ਬਾਣੀ। 
“ਨਾਮ ਜਾਨ ਨਾਨਕ ਨਿਰੰਕਾਰੀ ॥ ੬੫॥ 

ਦੇਸ਼ ਹਮਾਰਾ ਏਕੰਕਾਰਾ। 

ਤਨ ਮਹਿ ਬੇਖ ਤਿਸੀ ਕੋ ਧਾਰਾ। ? 

ਸੁਨਿ ਕਰਿ ਸਾਲਸ ਇਸ ਬਿਧਿ ਬਾਨੀ। 

ਸ਼ਰਨ ਗਹਿਨ ਕੀ ਮਤਿ ਠਹਿਰਾਨੀ! 'ਠਹਿਰਾਈ। 


॥੬੬॥ 
'ਜੇ ਤੁਮ ਏਕੰਕਾਰ ਬਿਲੋਕਾ। 
ਮੁਝ ਦਿਖਾਇ ਕੈ ਕਰਹੁ ਅਸ਼ੋਕਾ। 


ਚਰਨ ਸ਼ਰਨ ਚਲਿ ਕਰਿ ਅਬ ਆਵਾ। ` 
ਸੁਨਿ ਸ਼ੀ ਮੁਖ ਤੇ ਸ਼ਬਦ ਅਲਾਵਾ 
॥੬੭॥ 
ਸੀ ਮੁਖਵਾਕ ॥ 
ਮਾਰੂ ਮਹਲਾ ੧ ॥ 
ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥ 
ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥੧॥ 
ਦਾਦਰ ਤੂ ਕਬਹਿ ਨ ਜਾਨਸਿ ਰੇ ॥ 
ਭਖਸਿ ਸਿਬਾਲੂ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ ॥੧॥ ਰਹਾਉ ॥ 
ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥ 
ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥੨॥ 
ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥ 
ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥੩॥ 
ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥ 
ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥੪॥ 
ਇਕਿ ਪਾਖੰਡੀ ਨਾਮਿ ਨ ਰਾਚਹਿ ਇਕ ਹਰਿ ਹਰਿ ਚਰਣੀ ਰੇ ॥ 
ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥੫॥੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਦੋਹਰਾ: 

ਅਰਥ ਸਹਿਤ' ਸੁਨਿ ਸ਼ਬਦ ਕੋ, 

ਭਯੋ ਦੀਨ ਮਨ ਸੋਇ। 

“ਨਿਜ ਕੀਜੈ ਉਪਦੇਸ਼ ਮੁਝ, 

ਜਹਿੰਂ ਤੇ ਸ਼ੁਭ ਗਤਿ ਹੋਇ ॥੬੮॥ 

ਚੌਪਈ: /ਰੁਪੱਯੇ। 
ਲੇਹੁ ਰਜਤਪਨ! ਕਰਹੁ ਨਿਹਾਲਾ। 

ਤੁਮ ਹੋ ਪੂਰਣ ਸੰਤ ਕ੍ਰਿਪਾਲਾ। ” 

ਸ਼ੀ ਗੁਰੁ ਕਹੈ' ਨ “ਹਮਰੇ ਕਾਮਾ। 

ਇਹ ਧਨ ਸੋਹਤਿ ਤੁਮਰੇ _ਧਾਮਾ? 
॥੬੯॥ 

“ਜੇ ਤੁਮ ਦਰਬ ਲੇਤਿ ਅਬ ਨਾਂਹੀ। 

ਇਹ ਭੋਜਨ ਪਾਵਹੁ ਮੁਖ ਮਾਂਹੀ। ? 

ਤੂਸ਼ਨਿ ਭਯੋ ਸੁਨਹਿ ਮਰਦਾਨਾ। 

ਗਟੀ!' _ ਅਹਾਰ? _ਵਿਚਾਰਹਿ _ ਨਾਨਾ _'ਗਿਣਤੀਆਂ। “ਭੋਜਨ ਦੀਆਂ। 
॥੭੦॥ 

ਦੋਹਰਾ: 

-ਸ਼ੀਂ ਨਾਨਕ ਲੇਵਹਿਂ ਅਸਨ, ਦੇਹਿ 
ਮੁਝੈ ਤਬ ਖਾਉ'। 


ਭਯੋ ਛੁਧਾਤੁਰ' ਸ਼ੁਮਤ” ਮੈ”, ਭੋਜਨ ਤੇ 'ਭੁੱਖ ਨਾਲ ਦੁਖੀ। “ਥੱਕਿਆ। 'ਪਾ-ਸ਼ੂਮ ਬਿਖੇ। 


ਤ੍ਰਿਪਤਾਉਂ- ॥੭੧॥ 


ਸੋਰਠਾ: 
ਸ਼ੀ ਗੁਰੁ ਮਯਾ ਨਿਧਾਨ, 
ਗਤਿ ਹਿਤ ਸਾਲਸ ਰਾਇ ਕੋ। 
ਕੀਨੋ ਸ਼ਬਦ ਬਖਾਨ, 
ਭੋਜਨ ਕੇ ਪਰਥਾਇ ਪਰ ॥ ੭੨॥ 
ਮਾਰੂ ਮਹਲਾ ੧ 
ਪ੍ਰੀਤਿ ਪਕਵਾਨ ਸੋ ਭੋਜਨ ਕਹੀਅਹਿ ਲੁਚੀ ਲੋਚਾ ਪੂਰੀ ॥ 
ਮਿਠਿਆਈ ਮੁਖ ਹਰਿ ਹਰਿ ਬੋਲੇ ਤਾਂ ਮਨ ਰਹੈ ਹਜੂਰੀ ॥੧॥ 
ਸੁਣਿ ਸਾਲਸ ਤੂੰ ਭਾਈ ਮੇਰੇ ॥ 
ਸਮਝ ਪਰੀ ਤਾਂ ਹੋਇ ਨਿਬੇਰੇ ॥੧॥ ਰਹਾਉ ॥ 
ਮੇਵਾ ਮਿਲਣ ਤੁਮਾਰਾ ਕਹੀਐ ਸਤਿ ਕੇ ਬਾਗੇ ਜੋੜੇ ॥ 
ਖਾਵਣ ਖਾਇ ਅਘਾਵੈ ਸੋਈ ਜਉ ਬਿਖਤੇ ਮਨੂਆ ਮੋੜੇ ॥੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 842 





"ਇਹ ਸ਼ਬਦ ਸ਼੍ਰੀ ਗੁਰੂ ਗੂੰਥ ਸਾਹਿਬ ਜੀ ਦਾ ਨਹੀਂ ਹੈ, ਤਾਂਤੇ ਸ਼ੀ ਮੁਖਵਾਕ ਨਹੀਂ। 
ਚੌਪਈ: 
ਸਾਲਸਰਾਇ ਸੰਗ ਜੋ ਦਾਸੂ। 
ਸੁਨਿ ਬਚ ਨਿਰਮਲ ਭਾ ਮਨ ਆਸੂ!। __ 'ਛੇਤੀ। 
ਪਦ ਬੰਦਨ ਕੀਨੀ ਅਸ਼ਟਾਂਗਾ'। 'ਡੰਡੌਤ ਕਰਕੇ। 
॥੭੩॥ 
“ਤੁਮ ਪਰਮੇਸ਼ੁਰ ਜਾਨੇ ਮੋਹੀ'। 
ਦੀਨ ਦਯਾਲ ਨਾਮ ਹੈ ਤੋਹੀ। 
ਜਗਤ ਅਗਨਿ ਤੇ ਜਲਤਿ ਉਬਾਰਹੁ। 
ਅਪਨ ਨਾਮ ਕੋ _ਬਿਰਦ ਸੰਭਾਰਹੁ ? 


॥੭੪॥ 

ਸੁਨਿ ਕਰਿ ਤਿਹ ਪਰ ਗੁਰੂ ਪ੍ਰਸੀਜੇ। 

ਜਨਮ ਮਰਨ ਜਗ ਕੇ ਕਟ ਦੀਜੇ'। ਕੱਟ ਦਿੱਤੇ। 

ਪੌੜੀ ਅਪਰ ਸ਼ਬਦ ਕੀ ਭਾਖੀ। 

ਜਿਹ ਸੁਨਿ ਸ਼ਾਹੁ ਭਯੋ ਗਤਿ ਕਾਂਖੀ! 'ਮੁਕਤਿ ਦਾ ਇੱਛਾਵਾਨ। 


॥ ੭੫ | 
"ਉਤਮ ਜਨਮ ਸੁ ਸਾਕਤ ਕਹੀਐ ਨੀਚ ਨਰਾਇਣੁ ਪਾਇਆ ॥ 
ਲੋਭ ਲਹਿਰ ਤੇ ਛੂਟੇ ਤੇਈ ਜਿਨ ਸਾਧ ਸੰਗੁ ਗੁਣ ਗਾਇਆ ॥੨੩॥ 
ਸੁਣ ਸਾਲਸ ਇਹੁ ਗੋਲਾ ਤੇਰਾ ਆਪ ਨਰਾਇਣੁ ਮਾਨਾ ॥ 
ਨਾਨਕ ਭਗਤਾ ਸੰਗੁ ਮਿਲਾਇਆ ਉਚੇ ਪਦੁ ਠਹਿਰਾਨਾ ॥੪॥ 
"ਇਹ ਸ਼ਬਦ ਬੀ ਸ੍ਰੀ ਗੁਰੂ ਗੂੰਥ ਸਾਹਿਬ ਜੀ ਦਾ ਨਹੀਂ ਹੈ, ਤਾਂਤੇ ਸੀ ਮੁਖਵਾਕ ਨਹੀਂ 
ਚੌਪਈ: 
ਸੁਣਿ ਕਰਿ ਸਾਲਸ ਰਿਦੈ ਵਿਚਾਰਾ। 
-ਸ਼ੀਂ ਪਰਮੇਸ਼ੁਰ ਇਹ ਅਵਤਾਰਾ। 
ਜਿਨਕੇ ਬਚਨ ਦਾਸ ਦੁਖ ਆਸੁ”'। 'ਛੇਤੀ। 'ਪਾ:-ਸਦਾ ਸੁਖ ਆਸੂ। ਵਾ, ਦਾਸ ਸੁਖ 


ਨਾਸੂ। 
ਕੀਨ ਨਿਕੰਦਨ, ਦਿਯ ਸੁਖ ਰਾਸੂ- 
॥੭੬॥ 

ਦਹਰਾ : 

ਹੋਇ ਦੀਨ ਮਨ ਮਾਨ ਤਜਿ, ਬੰਦੇ ਪਦ 
ਅਰਬਿੰਦ। 

'ਗਤਿ ਮੇਰੀ ਅਬ ਕੀਜੀਏ, ਤੁਮ ਹੋ ਰੂਪ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 843 





ਮੁਕੰਦ ॥ ੭੭॥ 

ਚੌਪਈ: 

ਜਗਬੰਧਨ ਤੇ ਕਰਿ ਛੁਟਕਾਰਾ। 
ਪਤਿਤਹਿ ਪਾਵਨ ਨਾਮ' ਤੁਮਾਰਾ। 
ਸ਼ਰਨਿ ਪਰੇ ਕੀ ਰਾਖਹੁ ਲਾਜਾ। 

ਰਾਵਰ ਸਮ ਕੋ _ਪਿਖੋ ਨ ਆਜਾ? 
॥੭੮॥ 

ਸ਼ੀ ਗੁਰੂ ਕਹੈ “ਕਾਜ ਇਹੁ ਕੀਜੈ। 
ਨਿਜ ਕਿੰਕਰ ਕੇ ਚਰਨ ਗਹੀਜੈ। 
ਬੰਦਨ ਕਰਿ, ਹੋਵਹਿ ਗਤਿ ਤੇਰੀ। 
ਜਗ _ਮਹਿੰ_ਮਿਟੈ ਜਨਮ ਕੀ ਫੇਰੀ” 


॥੭੯॥ 

ਸੁਨਿ ਸਾਲਸ ਬੰਦੇ ਦੈ ਹਾਥਾ। 

ਤੂਰਨ ਧਰਯੋ ਦਾਸ ਪਦ ਮਾਥਾ। 

ਬੋਲਯੋ ਗੁਰ ਸੋ' ਹੂ ਕਰਿ ਦੀਨਾ। 

“ਇਹੁ ਜੁ ਦਾਸ ਮਮ ਬੁੱਧਿ ਪ੍ਰਬੀਨਾ 


॥੮੦॥ 

ਸੰਤਨ ਕੇ ਸਭਿ ਯਾ ਮਹਿ ਲੋਛਨ। 

ਕਰਮ ਧਰਮ ਕੇ ਵਿਖੈ ਬਿਚੱਛਨਾ। 

ਪੁਨਿ ਰਾਵਰ ਕੀ ਕਰੁਨਾ ਹੋਈ। 

ਬੰਦਨ ਯੋਗ ਭਲੇ ਹੈ ਸੋਈ ॥੮੧॥ 

ਅਬ ਜੇ ਡਾਰਹੁ ਚਰਨ ਸੁਆਨਾ'। ਹੋਰ ਕਿਸੇ ਦੇ (ਅ) ਸੁਆਨਾ=ਕੁਤੇ ਦੇ ਪੈਰੀਂ ਬੀ 
ਜੇ ਮੈਨੂੰ ਪਾਓ। ਜਨਮ ਸਾਖੀ ਵਿਚ ਪਦ-ਸਗ-ਹੈ। 

ਤਦਪਿ ਨ ਆਇਸੁ ਕਰਹੋ' ਹਾਨਾ। ? 

ਸੁਣ ਬਚ ਬਿਕਸੇ ਪੰਕਜ ਬਦਨਾ। 

॥੮੨॥ 

ਨਿਰਕੀਾਰ ਕੋ ਬੰਦਨ ਕਰੀਏ। 

ਉਰ ਤੇ ਸਰਬ ਭਰਮ ਪਰਹਰੀਏ। 

ਸੁਨਿ ਸਾਲਸ ਕੀਨੀ ਅਸ਼ਟਾਂਗਾ। 

ਉਸਤਤਿ _ਭਨਿਹੀ ਮਨੁ __ ਅਨੁਰਾਗਾ 

॥੮੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 844 


“ਸ਼ੀ ਨਾਨਕ ਕਰੁਨਾਨਿਧ ਸ੍ਹਾਮੀ। 
ਤੀਨ ਲੋਕ ਪਤਿ ਅੰਤਰਜਾਮੀ। 
ਸੁਖਦਾਯਕ ਸੇਵਕ, ਰਿਪੁ! ਘਾਇਕ?। __'ਵੈਰੀ। “ਨਾਸ਼ ਕਰਨ ਵਾਲੇ। 
ਮੋਹ ਲੌਛ ਦਰਸ਼ਨ ਤੁਮ ਸਾਯਕ£ 'ਮੋਹ ਰੂਪੀ ਨਿਸ਼ਾਨਾਂ ਹੈ। “ਤੀਰ ਹੈ। 
॥੮੪॥ 
ਮਹਾਰਾਜ ਸੁਰਨਾਯਕਾਂ ਨਾਯਕ”। 'ਇੰਦੂ ਦੇ। ਆਲਕ ਹੈ। 
ਅਹੈ' ਅਜੀਤ, ਬਸੀ' ਇਕ ਪਾਯਕ?। ” _ 'ਵੱਸ ਹੈ। “ਇਕ ਦਾਸਾਂ ਦੇ। 
ਹੁਤੋ ਸੀਸ ਗਜ ਡੇਢਕ ਚੀਰਂ। 
ਤਿਹ ਛਿਨ ਦੀਨੋ _ਗੁਨੀ _ਗਹੀਰੰ! 'ਗੁਰੂ ਜੀ ਨੇ। 
॥੮੫॥ 
ਦੋਹਰਾ: 
ਸਾਲਸ ਬਾਂਧਯੋ ਸੀਸ ਪਰ, 
ਸ਼ੀਘਰ ਖੁਲੇ ਕਪਾਟ। 
ਗਯਾਨਾਨੰਦ! ਪੂਰਨ ਭਯੋ , 
ਠਟਯੋ ਔਰ ਹੀ ਠਾਟ ॥੮੬॥ 
ਸੋਰਠਾ: 
ਭਾ ਨਿਹਾਲ ਤਤਕਾਲ, ਸ੍ਰੀ ਗੁਰ ਨਾਨਕ 
ਮਯਾ ਤੇ। 
ਉਮਗਯੋ _ਪੋੋਮ _ਬਿਸਾਲ, ਉਸਤਤਿ 
ਉਚਰਤਿ ਸ਼ਬਦ ਕਰਿ ॥੮੭॥ 
“ਪੂਰੇ ਸਤਿਗੁਰ ਨਾਮ ਕਾ' ਦੀਨੋ ਖੋਲ ਕਪਾਟ!। 'ਪੜਦਾ। 'ਪਾ:-ਸਤਿਗੁਰ ਦਾਤਾ ਨਾਮ ਕਾ। 
ਇਕ ਜੋ ਵਣਜ! ਵਣੰਜਿਆ ਬਹੁਰਿ ਨ ਆਵੈ ਘਾਟ ॥੧॥ 'ਸੌਦਾ। 
ਸਤਗੁਰ ਨਾਨਕ ਪੂਰਾ ਬਚਨ ਕਾ ਸੂਰਾ ॥੧॥ ਰਹਾਉ ॥ 
ਆਗਮ ਨਿਗਮ ਦਿਖਾਵਤਾ ਖੋਲੇ ਨੇਤਰ ਅਨੰਤ ॥ 
ਜਗਤ ਵਣਜਾਰਾ ਸਗਲ ਹੈ ਸਾਹੁ ਏਕ ਭਗਵੰਤ ॥੨॥ 
ਵਣਜ ਹਮਾਰਾ ਸਤਿਗੁਰੂ ਪੂੰਜੀ ਹਮਰੀ ਨਾਮੁ ॥ 
ਆਠ ਪਹਰ ਧੁਨਿ ਲਾਗ ਹੈ ਸੋਈ ਹਮਾਰੈ ਕਾਮ ॥੩॥ 
ਸਾਲਸ ਬਿਨਵੈ!' ਬੇਨਤੀ ਤੂ ਸੁਣਿਯੇ ਕਰਤਾਰ ॥ 'ਬੇਨਤੀ ਕਰਦਾ ਹੈ। 
ਕਚਾ ਰੰਗੁ ਉਤਾਰਿ ਕੈ ਚਾੜਿਓ ਰੰਗੁ ਅਪਾਰ” ॥੪॥ 





ਚੌਪਈ: 

ਸ਼ੀ ਗੁਰੁ ਖੁਸ਼ੀ ਅਧਿਕ ਤਬ ਕੀਨੀ। 

ਹੈ ਪ੍ਰਸੰਨ ਮੰਜੀ! ਤਿਹ ਦੀਨੀ। 'ਗੁਰਮੁਖ ਪਦਵੀ। 
ਸਕਲੇ ਪੁਰਿਕੋ ਪੂਜ ਬਨਾਯੋ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਬਹੁਰਿ ਬਦਨ ਤੇ _ਬਚਨ _ਅਲਾਯੋ 

॥੮੮॥ 

“ਜਬ ਲੌ ਜੀਵਹੁ ਰਹੈ ਤੁਮਾਰੇ। 

ਪਾਛੇ ਸੰਤਤਿ' ਕੋ ਨ ਬਸਾਰੇ”। 

ਪੁਨ ਮੰਜੀ ਪਰ ਬੈਸਹਿ ਦਾਸਾ। 

ਦੀਜੈ ਨਹੀਂ ਆਨ ਕੇ ਪਾਸਾ ॥੮੯॥ 

ਪੂਰਬ ਹਮ ਮੰਜੀ ਇਸ ਦੇਨੀ। 

ਤੁਝ ਤੇ ਪੁਰਬ! ਸ਼ਰਨਿ ਗਹੇਨੀ”। !ਪਹਿਲੇ। ਇਸਨੇ ਸ਼ਰਨ ਫੜੀ ਸੀ। 
ਹੁਤੋ ਸੰਸਾਰ ਸੂਤ! ਇਹ ਦਾਸਾ। ਸੰਸਾਰਕ ਮਰ੍ਜਾਦਾ। 

ਯਾਂ `ਤੇ ਤਵ ਸਤਿਕਾਰ _ਰਖਾਸਾ! 'ਰਖਿਆ ਹੈ। 


॥੯੦॥ 

ਦੋਹਰਾ: 

ਪੁਨ ਲਘੁ ਤੁਮਰੀ ਬੈਸ ਹੈ, 

ਸਪਤ! ਮਾਸ? ਜੁਗ ਸਾਲਾ। 'ਸੱਤ। ਅਹੀਨੇ। “ਦੋ ਵਰਹੇ। 
ਰਿਦਾ ਸੰਤ ਹੈ ਦਾਸ ਕੋ, 

ਮਤਸਰ ਹੀਨ ਬਿਸਾਲ” ॥੯੧॥ 


ਚੌਪਈ: 

ਸੁ ਅੰਗਦ ਸੁਨੀਏ ਗਤਿ ਦੈਨਾ। 

ਮੁਝਿ ਸੋ ਕਹਤਿ ਭਏ ਪੁਨਿ ਬੈਨਾਂ। 
“ਮਰਦਾਨੇ ਕੋ ਛੁਧਾ ਸੰਤਾਵੈ। 

ਦੇਹੁ _ਅਹਾਰ _ਖਾਇ _ ਤ੍ਰਿਪਤਾਵੈ ` 
॥੯੨॥ 

ਮਾਨਿ ਬਚਨ ਮੈ ਦੀਨ ਅਹਾਰਾ। 
ਮਧੁਰ ਅਸਨ ਜਿਹ ਸਾਦ ਅਪਾਰਾ। 
ਕਰਿ ਲਾਲਚ ਖਾਵਾ ਮਨ ਭਾਯੋ। 

ਪੂਰਿ ਉਦਰ _ਬਹੁ _ਤਬ ਤ੍ਰਿਪਤਾਯੋ 
॥੯੩॥ 

ਸ਼ਾਹ ਬਿਨੈ ਕਰਿ ਪੰਕਜ ਬਦਨੈ। 

ਲੇ ਤਬ ਗਮਨਜਯੋ ਅਪਨੇ ਸਦਨੈ। 
ਕਿਤਕ ਦਿਵਸ ਤਿਹ ਨਗਰ ਮਝਾਰਾ। 
ਕੀਨ _ਰਹਿਨ _ਅਪਵਰਗ _ਉਂਦਾਰਾ! 'ਮੁਕਤੀ ਦਾਤੇ ਨੇ। 


845 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 846 





॥੯੪॥ 


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਸਾਲਿਸ ਰਾਇ” ਪ੍ਰਸੰਗ ਬਰਨੰਨ ਨਾਮ 
ਇਕਪੰਚਾਸਮੋ" ਅਧਯਾਯ ॥੫੧॥ 'ਪਾ:-ਇਕਵੰਜਮੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 847 





੫੨. [ਗੁਰਚਰਣ ਮੰਗਲ। ਮਛ, ਕਲਿ, ਨਾਰਦ] 


(ਮੱਛ ਦਾ ਪੁਸੰਗ) ॥੮॥ 
(ਮੱਛ ਦਾ ਪੂਰਬ ਪ੍ਰਸੰਗ) ॥੧੫॥ 
(ਕਲਹ ਮਿਲਾਪ) ॥੨੮॥ 
(ਨਾਰਦ ਮਿਲਾਪ) ॥੩੩॥ 
(ਸਰੋਤਿਆਂ ਦਾ ਭਾਈ ਬਾਲੇ ਨੂੰ ਪ੍ਰਸ਼ਨ) ॥੫੧॥ 
(ਦ੍ਰਿਸ਼ਟਾਂਤ ਗਰੀਬ ਤੇ ਅਮੀਰ ਦਾ ਪੇਟ ਦਰਦ) ॥੫੫॥ 
ਦੋਹਰਾ: 
ਸ਼ੀ ਗੁਰੁ ਚਰਨ ਸੁ ਛਤਰ ਸਿਰ ਸਦਾ ਅਟਲ ਜਿਹ ਛਾਯ। 
ਸਦਾ=ਸਦਾ, ਹਮੇਸ਼, ਜੋ ਕਦੇ ਨ ਜਾਏ। ਅਟਲ=ਅਟੱਲ, ਜੋ ਕਦੇ ਨਾ ਟਲੇ, ਮੁਰਾਦ ਹੈ ਜੋ ਇਕਰਸ 
ਹੋਰ ਨਹੀਂ ਹੁੰਦੀ। 
ਆਤਪ ਯਮ ਕੀ ਯਾਤਨਾ ਕਿਉ ਸਮੀਪ ਸੋ ਆਯ ॥੧॥ 
ਆਤਪ=ਧੁੱਪ। ਯਾਤਨਾ=ਪੀੜ, ਤੜਫਨੀ, ਓਹ ਪੀੜ ਜੋ ਨਰਕ ਵਿੱਚ ਹੁੰਦੀ ਹੈ। ਸਮੀਪ=ਨੇੜੇ। 
ਅਰਥ: 
ਸ਼ੀ ਗੁਰੂ ਜੀ ਦੇ ਚਰਨਾਂ (ਰੂਪੀ) ਸ੍ਰੇਸ਼ਟ ਛਤਰ (ਜਿਸਦੇ) ਸਿਰ ਤੇ ਹੈ, ਜਿਸ (ਛਤਰ ਦੀ) 
ਛਾਯਾ ਸਦਾ ਤੇ ਅੱਟਲ ਹੈ, ਉਸ ਦੇ ਨੇੜੇ ਯਮ ਦੀ ਪੀੜਾ (ਰੂਪੀ) ਧੁੱਪ ਕਿਉ' ਆਵੇਗੀ। 
ਸੀ ਬਾਲਾ ਸੰਧੁਰੁ ਵਾਚ ॥ 
ਚੌਪਈ: 
ਸੁਰ ਕਿਤਕ ਬਿਸ ਭਰ ਮਾਂਹੀ। 
ਰਹਿ, ਦੁਰਮਤਿ ਬਹੁ ਨਰ ਕੀ ਦਾਹੀ!। _ 'ਸਾੜੀ। 
ਮੁਕਤਿ ਪੰਥ ਸਿੱਖੀ ਪੁਗਟਾਈ। 
ਸਿਮਰਹਿ ਸੱਤਿਨਾਮ ਸੁਖਦਾਈ ॥੨॥ 
ਏਕ ਦਿਵਸ ਬੈਸੇ ਗਤਿਦਾਨੀ। 
ਬੋਲਯੋ ਮਰਦਾਨਾ ਅਸ ਬਾਨੀ। 
“ਇਸੇ ਸਥਾਨ ਰਹਿਨ ਤੁਮ ਆਏ। 
ਦੇਖਯੋ ਨਗਰ ਰੁਚਿਰ ਮਨ ਭਾਏ ? 
॥੩੨੩॥ 
ਕੈ ਤੁਮ ਨਿਕਸੇ ਹੋਇ ਉਦਾਸੀ। 
ਪਰਚ ਰਹੇ ਕਰਿ ਰਿਦਾ ਬਿਲਾਸੀ। 
ਅਪਰ ਦੇਸ਼ ਕੀ ਕੀਜੈ ਸੈਲਾ। 
ਜਿਤ ਇੱਛਾ ਗਮਨਹੁ ਤਿਤ ਗੈਲਾ!/?” "ਉਸਦੇ ਰਸਤੇ। 
॥੪|| 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮੈ ਸੁਨਿ ਕਰਿ ਮਨ ਮਾਹਿ ਵਿਚਾਰੀ। 

-ਡੂਮ ਬਾਨ ਇਨ ਨਾਂਹਿ ਵਿਸਾਰੀ। 

ਏਤੀ ਮਹਿਮਾ ਨੈਨ ਨਿਹਾਰੀ। 

ਤਦਪਿ ਨ ਰਹਤਿ ਹੋਇ ਅਨੁਸਾਰੀ।- 
॥੫॥ 

ਸ਼ੀ ਗੁਰ ਭਨੈ' “ਚਲਹੁ ਮਰਦਾਨਾ ! 

ਦੇਖਹੁ, ਸੈਲ ਕਰੋ ਬਿਧਿ ਨਾਨਾ”। ” 

ਤਿਹ ਪੁਰਿ ਤੇ ਹੁਇ ਬਿਦਾ ਪਯਾਨੇ। 

ਭਗਤਿ ਜਗਤ ਮਹਿੰ ਜਿਨ ਪੁਗਟਾਨੇ 

॥੬॥ 

ਗਮਨੇ ਮਾਰਗ ਮਹਿਂ ਗਤਿਦਾਈ। 

ਕਿਤਕ ਕੋਸ ਪਰ ਪਹੁਚੇ ਜਾਈ। 

ਆਗੇ ਸਾਗਰ ਕੋ ਤਟ” ਦੇਖਾ। 'ਕੰਢਾ। 
ਲਗਜਯੋ ਜਾਂਹਿ ਸੋ ਮੱਛ ਬਿਸ਼ੇਖਾ! ॥੭॥ _ 'ਬੜਾ ਮੱਛ। 
ਪੈਂਤੀ ਕੋਸ ਹੁਤੋ ਬਿਸਤਾਰਾ'। 'ਫੈਲਾਉ। 
(ਮੱਛ ਦਾ ਪ੍ਰਸੰਗ) 

ਪੀਠ ਤਾਂਹਿ ਕੀ ਚੜ੍ਹੇ ਉਦਾਰਾ'। ਸ੍ਰੇਸ਼ਟ (ਗੁਰੂ ਜੀ)। 
ਚਢਿ ਕਰਿ ਬੋਲੇ ਦੀਨ ਦਯਾਲਾ। 

“ਸੁਨਹੁ _ਬੈਨ _ ਮਰਦਾਨਾ! ਬਾਲਾ ! 
॥੮॥ 

ਅਬ ਕਾ ਪਰ ਹਮ ਗਮਨੇ ਜਾਂਹੀ!? 

ਭੇਦ ਲਖਜੋ ਕੈਧੋ ਤੁਮ ਨਾਂਹੀ। ? 

ਮੈ ਤਬ ਕਹਯੋ “ਨ ਹਮ ਕਛੁ ਜਾਪੇ”। 

ਤੁਮਰੀ ਗਤਿ ਤੁਮ ਜਾਨਹੁ ਆਪੇ ॥੯॥ 
ਹਮਰੀ ਅਲਪ ਬੁੱਧਿ ਕਯਾ ਜਾਨੇ। 

ਤੁਮ ਪਰਮੇਸ਼ੁਰ ਪੁਰਖ ਮਹਾਨੇ। 

ਸੋ ਹਮ ਲਖਹਿਂ ਜੁ ਆਪ ਲਖਾਵਹੁ। 

ਦੇਖਹਿਂ ਸੋ ਜੋ ਆਪ ਦਿਖਾਵਹੁ ` 
॥੧੦॥ 

ਗੁਰੂ ਭਨੈ' “ਇਹ ਮੱਛ ਮਹਾਨਾਂ। 

ਕਿਤੇ ਕਾਲ ਕੇ ਕਰਤਿ ਪਯਾਨਾ। 





848 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 849 


ਆਗੈ ਕਿਤੀ ਦੂਰ ਲੌ ਲਖਿਯੇ। 

ਚਲਹੁ ਭਲੀ ਬਿਧਿ ਸੋ ਇਹ ਪਿਖਿਯੇ/” 'ਦੇਖੀਏ। 
॥੧੧॥ 

ਜਾਇ ਸੀਸ ਪਰ ਕੀਨੋ ਡੇਰਾ। 

ਤਬ ਮਰਦਾਨੇ ਮੁਖ ਤਿਹ ਹੇਰਾ। 

ਪਸਰਯੋ ਦੀਸਤਿ ਵਡੋ ਅਕਾਰਾ। 

ਦੀਰਘ ਲੋਚਨ ਕੇ ਬਿਸਤਾਰਾ ॥੧੨॥ 

ਦਹਰਾ : 

ਭੈ ਕਰਿ ਉਰ ਬਿਸਮਾਦਿਓ, 

ਅਸ ਬਿਧਿ ਬਚਨ ਅਲਾਇ। 

“ਸ਼੍ਰੀ ਗੁਰੁ ਤੁਮਰੀ ਕੁਦਰਤਾਂ, 

ਤੁਮ ਹੀ ਕੋ ਬਨਿ ਆਇ” ॥੧੩॥ 

ਚੌਪਈ: /ਰਾਤ। 
ਜਾਮਨਿ! ਬਸੇ ਭਈ ਪੁਨਿ ਭੋਰਾ। 

ਮੱਛ ਦੇਹ ਛੁਟਿ ਪਲਟੀ' ਔਰਾ”। 'ਬਦਲ ਗਈ। “ਹੋਰ। 
ਉਸਤਤਿ ਕਹਤਿ ਕਰੀ ਪਦ ਬੰਦਨ। 

“ਚਿਦਾਨੰਦ _ਤਨ ਦੁੰਦ _ਨਿਕੰਦਨ? 'ਚੇਤਨ ਤੇ ਅਨੰਦ ਰੂਪ। “ਨਾਸ਼ ਕਰਨ ਵਾਲੇ। 
॥੧੪॥ 

ਸੁ ਪਰਮਾਤਮ ਦੇਵਨ ਦੇਵੰ ! 

ਲਖਿ ਨ ਸਕਹਿ ਕੋ ਰਾਵਰਿ ਭੇਵੰ।? 

ਤਿਹ ਬਿਲੋਕਿ ਬੇਦੀ ਕੁਲਕੇਤਾ। 

ਬੋਲੇ ਬਚਨ ਬੂਝਨੇ ਹੇਤਾ ॥੧੫॥ 

“ਕੌਨ ਅਹੈਂ ਤੂੰ ਕਹਹੁ ਬੁਝਾਈ? 

(ਮੱਛ ਦਾ ਪੂਰਬ ਪ੍ਰਸੰਗ) 

ਕੈਸੇ ਮੱਛ ਦੇਹਿ ਵਡ ਪਾਈ। 

ਤਿਹ ਤਜਿ ਧਾਰਯੋ ਦੇਹਿ' ਨਵੀਨਾ। "ਪਾ-ਸਰੀਰ। 
ਪਟ ਭੂਖਨ ਸੁਠ ਪਹਿਰ ਪ੍ਰਬੀਨਾ” 

॥੧੬॥ 

ਬੋਲਯੋ ਤਬੈ “ਸੁਨਹੁ ਭਗਵੰਤਾ ! 

ਤੁਮ ਜਾਨਤਿ ਸਭਿ ਬਿਧਿ ਬਿਰਤੰਤਾ। 

ਅਪਰ! ਸੁਨਾਵਨ ਕੇ ਹਿਤ ਗਾਥਾ। 'ਹੋਰਨਾਂ ਨੂੰ। 
ਮੋਰ ਸਾਥ ਬੂਝਹੁ, ਜਗਨਾਥਾ ! ॥ ੧੭॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 850 


ਤ੍ਰਤੇ ਜੁਗ ਭਾ ਜਨਕ ਬਿਦੇਹੀ। 

ਤਿਹ ਸੇਵਕ ਹੋਂ ਸੇਵ ਕਰੇਹੀ। 

ਇਕ ਦਿਨ ਕਾਜ ਕਰਨ ਕੁਛ ਭਾਖਾ। 

ਕੀਨ _ਤਬਹਿ ਮੈ ਰਿਸ ਉਰ ਰਾਖਾ 

॥੧੫ | 

ਜਨਕ ਜਾਨਿ ਮਨ, ਬਚਨ ਬਖਾਨਾ। 

-ਤਰਫ ਮੀਨ ਜਿਉਂ” ਕਾਜ ਕਰਾਨਾ-। _ 'ਮੱਛੀ ਵਾਂਡੂ ਤੜਫ ਕੇ। 

ਤਿਨ ਕੇ ਬਚਨ ਮੀਨ ਤਨ ਪਾਯੋ।” 

“ਇਹ ਪੁਸੰਗ ਪੜ੍ਹਕੇ ਜੋ ਲੋਕ ੩੫ ਕੋਹ ਲੋਮੀ ਮੱਛੀ ਸਮੁੰਦਰਾਂ ਵਿਚ ਲੌਭਦੇ ਹਨ ਤੇ ਪਤਾ ਲੌਗਣ ਤੇ 
ਕਿ ਲੌਮੀ ਤੋ ਲੰਮੀ ਮੱਛੀ ੫੦ ਸੱਠ ਫੁਟ ਹੁੰਦੀ ਹੈ, ਨਿਰਾਸ ਹੁੰਦੇ ਹਨ, ਪਰ ਇਸ ਪੁਸੰਗ ਦੀ 
ਵਿਥਿਆ ਇਸ ਦੇ ਵਿਚੇ ਹੈ, ਕਿ ਕੋਈ ਜੋਗੀਰਾਜ ਜਨਕ ਦਾ ਸੁਪਿਆ ਉਸਦਾ ਕੋਈ ਦਾਸ ਸੀ ਉਸ 
ਨੂੰ ਜੋ ਸੂਰਤ ਮਿਲੀ ਸੀ ਸੋ ਸਰਾਪ ਦੀ ਸੂਰਤ ਸੀ। ਗੁਰੂ ਵਿਚ ਪੂਰਨ ਭਾਵਨਾ ਹੋਣ ਕਰਕੇ ਤੇ ਗੁਰੂ 
ਆਤਮ ਸੱਤਯਾ ਵਾਲਾ ਹੋਣ ਕਰਕੇ ਜਿਸ ਰੂਪ ਵਿਚ ਓਹ ਗਿਆ ਓਹ ਅਬਿਗਤ ਹਾਲਤ ਦਾ ਰੂਪ ਹੈ, 
ਜੋ ਇਸ ਲੋਕ ਦੇ ਤੇ ਪਰਲੋਕ ਵਿਚਕਾਰ ਇਕ ਅਵਸਥਾ ਹੈ ਜਿੱਥੇ ਸ਼ੁਭ ਗਤੀ ਨੂੰ ਨਾ ਪ੍ਰਾਪਤ ਹੋਏ 
ਅਮੁਕਤ ਪੁਰਖ ਦੁੱਖ ਪਾਂਦੇ ਹਨ। ਓਸ ਅਮੁਕਤ ਰੂਪ ਦੀ ਗਤੀ ਗੁਰੂ ਜੀ ਨੇ ਕੀਤੀ ਹੈ। ਇਹੀ 
ਪੁਯੋਜਨ ਸੀ, ਸੈਰ ਯਾ ਮੱਛੀ ਦਿਖਾਉਣੀ ਪ੍ਰਯੋਜਨ ਨਹੀਂ ਸੀ। ਪੁਰਾਤਨ ਸਮੇ' ਦੇ ਤਪੱਸ੍ਹੀ ਤੇ ਆਤਮ 
ਉੱਨਤੀ ਵਾਲੇ ਲੋਕ ਸੁਂਪ ਬੜੀ ਛੇਤੀ ਦੇਂਦੇ ਹੁੰਦੇ ਸਨ, ਅਰ ਫੇਰ ਬਖਸ਼ ਨਹੀਂ ਸਨ ਸਕਦੇ। ਗੁਰੂ 
ਨਾਨਕ ਦੇਵ ਜੀ ਐਸੇ ਪੁਸੰਗਾਂ ਵਿਚ ਇਨ੍ਹਾਂ ਸੁਪਾਂ ਨਾਲ ਸ੍ਰਾਪੇ ਲੋਕਾਂ ਦਾ ਉਧਾਰ ਕਰ ਰਹੇ ਹਨ। 
ਜਿਉ ਜਿਉ ਸਾਖੀਆਂ ਪੜ੍ਹੋ ਪਤਾ ਲੌਗਦਾ ਹੈ ਕਿ ਗੁਰੂ ਜੀ ਬੰਦਗੀ ਕਰ ਰਹੇ ਲੋਕਾਂ ਨੂੰ ਜਾ ਜਾ ਮਿਲਦੇ 
ਤੇ ਉਨ੍ਹਾਂ ਦੀ ਤਪੱਸਯਾ ਵਿਚ ਜਾਨ ਭਰ ਦੇਂਦੇ ਹਨ, ਯਾ ਸ੍ਾਪੀਆਂ ਨੂੰ ਸੁਾਪ ਤੋ ਛੁਡਾ ਰਹੇ ਹਨ, ਯਾ 
ਨਵੀਆਂ ਪਨੀਰੀਆਂ ਆਤਮ ਬਗੀਚੇ ਵਿਚ ਲਗਾ ਰਹੇ ਹਨ। 

ਹੁਣ ਪੱਛਮੀ ਲੋਕਾਂ ਨੇ ਬੀ, ਜਿਨ੍ਹਾਂ ਦੀ ਵਿਦਯਾ ਪਾ ਕੇ ਸਾਡੇ ਲੋਕ ਸੰਸੇ ਬ੍ਰਿਤੀ ਵਿਚ ਬਯਾਕੁਲ ਹਨ, 
ਮੰਨਿਆਂ ਹੈ ਕਿ ਐਸੀਆਂ ਹਾਲਤਾਂ ਸੰਭਵ ਹਨ, ਆਟੋ ਸਜੈਸ਼ਨ (%000 ੧0225000) ਸ੍ੈਸੰਕਲਪ 
ਜਿਸ ਪੁਕਾਰ ਦਾ ਕਿਸੇ ਅੰਦਰ ਕੋਈ ਪੁਬਲ ਆਤਮ ਸਤਯਾ ਵਾਲਾ ਆਦਮੀ ਜਾਰੀ ਕਰ ਦੇਵੇ ਵੈਸੀ 
ਉਸ ਦੀ ਦਸ਼ਾ ਹੋ ਜਾਂਦੀ ਹੈ। 

ਦੂਸਰੀ ਵਿਚਾਰ ਇਹ ਹੈ ਕਿ ਕਰਾਚੀ ਵਲ ਮੱਛ ਵੱਡੇ ਬੇੜੇ ਤੇ ਜਹਾਜ ਨੂੰ ਕਹਿੰਦੇ ਹਨ, 
ਮਛੂਆ=ਨਿੰਕੀ ਕਿਸ਼ਤੀ ਨੂੰ ਪੂਰਬ ਵਿਚ ਬੀ ਕਹਿੰਦੇ ਹਨ। ਅਸਲ ਜਨਮ ਸਾਖੀ ਵਿਚ ਕੀ ਪਤਾ ਹੈ 
ਪੁਸੰਗ ਕਿਵੇ' ਸੀ ਤੇ ਹਿੰਦਾਲੀਏ ਨੇ ਉਸ ਨੂੰ ਕਿਵੇ' ਉਲਟਾਯਾ ਹੈ, ਇਹ ਪੁਸੰਗ ਪੁਰਾਤਨ ਜਨਮ 
ਸਾਖੀ ਵਿੱਚ ਨਹੀਂ ਹੈ। 

ਤੁਮਰੇ _ਚਰਨ ਪਰਸ _ ਛੁਟਕਾਯੋ ! 

॥੧੯॥ 

ਅਸ ਕਹਿ ਦੇਵ ਸਦਨ ਕੋ ਗਯੋ। 

ਜਨਕ ਸ੍ਰਾਪ ਤੇ ਛੂਟਤਿ ਭਯੋ। 

ਬਹੁਰੋ ਆਗੇ ਕੀਨ ਪਯਾਨਾ। 

ਚਲਤੇ ਮਗ ਬੋਲਯੋ ਮਰਦਾਨਾ ॥੨੦॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 851 





ਸ਼ੀ ਪੁਭੁ ! ਬਖਸ਼ਹੁ ਖ਼ਤਾ ਹਮਾਰੀ। 

ਮੈ ਨਹਿਂ ਮਹਿਮਾ ਲਖੀ ਤੁਮਾਰੀ। 

ਸਨਮੁਖ ਬਚਨ ਕਹਿਤ ਨਿਤ ਰਹਿਤਾ। 

ਆਦਰ ਰਾਖਨ ਬਿਧਿ ਨਹਿ ਲਹਿਤਾ” 
॥੨੧॥ 

ਬਿਗਸ ਬਦਨ ਤੇ ਬਚਨ ਉਚਾਰੇ। 

“ਪੂਰਬ ਬਖ਼ਸ਼ੇ ਗੁਨਹਿਂ ਤੁਮਾਰੇ। 

ਪਾਛੇ ਤੇ ਅਪਨੇ ਸੰਗ ਲੀਨੋਂ। 

ਕਿਉ ਸੰਸਾ ਤੁਮ ਉਰ ਮਹਿੰ ਕੀਨੋ?? 
॥੨੨॥ 

ਦਹਰਾ : 

ਬਿਗਸਯੋ ਮਰਦਾਨਾ ਤਬਹਿ, 

ਚਲੇ ਸਿੰਧੁ ਪਰ ਜਾਇਂ। 

ਇਸ ਬਿਧਿ ਬਚਨ ਅਲਾਇ ॥੨੩॥ 

ਚੌਪਈ: 

ਸ਼ੀ ਗੁਰ ਕਹੈ' “ਨ ਬਚਨ ਅਲਾਵਹੁ। 

ਤੂਸ਼ਨਿ ਮਮ ਪਸ਼ਚਾਤਹਿ ਆਵਹੁ। ' 

“ਹੇ ਪੁਭੁ ! ਡਰ ਕਾਂ ਕੋ ਅਬ ਮੋਹੀ। 

ਤੁਮਰੋ ਸੰਗਿ ਸਦਾ ਜੋ ਹੋਹੀ” ॥੨੪॥ 

ਬਹੁਰੋ ਭਨਤਿ ਭਏ ਗਤਿਦਾਇ। 

“ਅੱਗੁਜਾ ਆਵਤਿ ਵਡੀ ਬਲਾਇ। ਅਅੱਗੇ। 
ਰੂਪ ਭਯਾਨਕ ਦੇਹਿ ਬਿਸ਼ੇਸ਼ੀ। 

ਡਰ ਪਾਵਹਿ' ਜਿਨ ਅੰਗਨ ਦੇਖੀ!” 'ਅੰਗਾਂ ਨੂੰ ਦੇਖ ਕੇ। 
॥੨੫॥ 

ਬੋਲਯੋ ਭੈ ਧਰਿ ਕੈ ਮਰਦਾਨਾ। 

“ਕਿਉ ਅਬ ਅੱਗੂਜ ਕਰਹੁ ਪਯਾਨਾ। 

ਤੂਰਨ ਹਟਿ ਕਰਿ ਚਲਹੁ" ਪਿਛਾਰੀ। __'ਪਾ:-ਚਲਹਿਂ। 
ਰਾਖਹੁ _ਇਸ ਤੇ ਦੇਹਿ ਹਮਾਰੀ? 
॥੨੬॥ 

ਪਿਖਿ ਭੈ ਆਤੁਰ ਕ੍ਰਿਪਾ ਨਿਧਾਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮੁਸਕਾਵਤਿ ਮੁਖ ਬਚਨ ਬਖਾਨਾ। 
“ਭਾਗੇ ਤੇ ਅਬ ਜਾਇ ਨ ਦੇਈ। 

ਧਾਇ ਸਮੀਪ ਪਹੁੱਚ ਗਹਿ ਲੇਈ! 
॥੨੭॥ 

ਦਹਰਾ : 

ਯਾਂ ਤੇ ਆਗੇ ਹੀ ਚਲਹੁ ', 

ਭਲੀ ਕਰੈ ਕਰਤਾਰ! 
-ਕਲ੍ਹ-ਸਨਮੁਖ ਆਵਤਿ ਭਈ, 

(ਕਲਹ ਮਿਲਾਪ) 

ਜਾਂਹਿ ਬੇਖ ਬਿਕਰਾਰ' ॥੨੮॥ 
ਚੌਪਈ: 

ਮੇਚਕ!' ਬਰਨ? ਅਰੁਨ ਚਖ” ਜਾਂ ਕੇ। 
ਦੀਰਘ ਦਾਂਤ ਭਯਾਨਕ ਤਾਂ ਕੇ। 

ਆਂਤ' ਨਰਨ?' ਜਿਹ ਗੂੀਵਾ” ਡਾਰੀ। 
ਕਰ ਮਹਿ ਰਕਤ _ਕਪਾਲੀ' ਧਾਰੀ 
॥੨੯॥ 

ਲੋਹਿਤ' ਬਾਲ ਛੁਟੇ ਜਿਸ ਪੀਠਾ। 
ਕੰਪਾਵਤਿ ਸੁਰ' ਅਸੁਰਹਿਂੰ> ਡੀਠਾ। 
ਬਦਨ ਪਸਾਰੇ ਸਨਮੁਖ ਆਈ। 

ਜਬਹਿ _ਬਿਲੋਕੀ ਸੀ _ਜਗ ਸਾਈ 
॥੩੦॥ 

ਇਕ ਡੰਡਾ ਪੁਨ ਜਲ ਮਹਿ ਦੇਖਾ। 
ਗਹਿ ਲੀਨੋਂ ਨਿਜ ਹਾਥ ਵਿਸ਼ੇਖਾ। 
ਤੂਰਨ ਦੌਰੀ ਜਬ ਢਿਗ ਆਈ। 

ਸੋ ਡੰਡਾ ਮੁਖ ਦੀਨ ਚਲਾਈ ॥੩੧॥ 
ਬਲ ਕਰਿ ਗਹਿਨ ਲਗੀ ਨਿਜ ਹਾਥਾ। 
ਕਛੁ ਨ ਚਲਜਯੋ ਬਸੁ ਤਿਹ ਕੇ ਸਾਥਾ। 
ਜਬ ਗਾ! ਅੰਤਰਿ ਦੁਖਿਤ ਪੁਕਾਰੀ। 
ਪੀੜਤਿ ਹੈ _ਲੋਚਨ _ਅੰਸੁ _ਡਾਰੀ 
॥੩੨॥ 

ਦੋਹਰਾ: 


852 





'ਫੜ ਲਊ। 


"ਪਾ:-ਚਲੈ'। 


'ਕਲਹ। 


।ਭਯਾਨਕ। 
।ਕਾਲਾ। “ਰੰਗ। “ਲਾਲ ਅੱਖਾਂ। 


'ਆਂਦਰਾਂ। “ਪੁਰਖਾਂ ਦੀਆਂ। “ਗਲ ਵਿਚ। 'ਆਂਤਨ 
ਨਰ। 
ਲਹੂ ਦਾ ਲੂਠਾ। 


'ਲਾਖੇ ਯਾ ਤਾਂਬੇ ਰੰਗੇ ਲਾਲ। 
/ਦੇਵਤੇ। “ਦੈਤਾਂ ਨੂੰ। 


'ਗਿਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਪੁਨ ਨਾਰਦ ਮੁਨਿ, ਬੇਨ ਕਰਾਂ, 
(ਨਾਰਦ ਮਿਲਾਪ) 

ਪੇਮ ਭਗਤਿ ਮੈ' ਲੀਨ। 
ਗਾਵਤਿ ਗੁਨ ਕਰਤਾਰ ਕੇ, 

ਆਨ ਦਰਸ ਗੁਰੁ ਕੀਨ ॥੩੩॥ 
ਚੌਪਈ: 
ਦੁਹਿਦਿਸ਼' ਬੰਦਹਿਂ ਸੀਸ ਨਿਵਾਈ। 
ਕਹਿ ਕਰਿ ਕਲਹ ਕੋ ਦੀਨ ਛੁਟਾਈ। 
ਬਹੁਰਿ ਬਿਲੋਕਨ ਲਗਜੋ ਸਰੂਪਾ। 


ਬਨੀ ਸੁ ਛਬਿ ਜਨੁ ਸੁਧਾ ਅਨੂਪਾ 


॥੩੪॥ 

ਪਿਯਤ' ਨ ਤ੍ਰਿਪਤੈ ਲੋਚਨ? ਡੋਨੇ। 
ਬਰਨਨ ਲਗਾ ਸੁਜਸ ਬਚ ਲੋਨੇ”। 

“ਆਦਿ! ਦੁਆਦਸ਼ ਵਾਕ' ਬਖਾਨੇ। 


853 





'ਪੀਂਦਿਆਂ। 'ਲੇਤ੍ਹਾਂ ਦੇ। 
'ਵਾਕ ਸੁੰਦਰ। 
'ਪਹਿਲੇ ਵਿਚ। 


"ਆਤਮ ਵਿਦਯਾ ਸੰਬੰਧੀ ਉਪਨਿਖਧਾ ਦੇ ਦੱਸੇ ਮਹਾਂ ਵਾਕ, ਯਥਾ:-ਤਤੜ੍ਹੰ , ਅਸਿ, ਅਹੰ ਬ੍ੁਹਮਾਸਿ-, 
ਅਯਮਾਤਮਾ ਬਹ, ਪਰਗਯਾਨਮ ਨੰਦ ਬੂਹ-। ਇਹ ਮੁੱਖ ਚਾਰ ਹਨ। ਇਕ ਇਕ ਵਾਕ ਦੇ ਤ੍ਰੈ ਤ੍ਰੈ 
ਹਿੱਸੇ ਕਰਕੇ ਇਨ੍ਹਾਂ ਚੌਹਾਂ ਦੇ ਬਾਰਾਂ ਗਿਣ ਲੈਂਦੇ ਹਨ। ਪਰੰਤੂ ਇਨ੍ਹਾਂ ਤੋਂ ਛੁਟ ਐਸੇ ਵਾਕ ਬੀ ਮਹਾਂ 


ਵਾਕ ਕਹਾਉਂਦੇ ਹਨ:-ਯਥਾ: 


ਬ੍ਹਮੈਵੇਦਨ ਸਰਵਮ੍। ਸੋ ਹਮਸਿਯ, ਸਤਯ' ਗਯਾਨ ਮਨਤ' ਬੂੁਹ-। ਇਸ ਤਰ੍ਹਾਂ ੧੨ ਪੂਰੇ ਕਰਦੇ ਹਨ। 
ਕਈ ਇਸ ਵਾਕਯ “ਓੱ' ਨਮੋ ਭਗਵਤੇ ਵਾਸਦੇਵਾਯ” ਨੂੰ ਬੀ ਦ੍ਰਾਦਸ਼ ਵਾਕ ਕਹਿ ਦੇਦੇ ਹਨ, ਪਰ ਏਹ 


ਦ੍ਰਾਦਸ਼ ਅੱਖਰ ਹਨ, ਵਾਕ ਤਾਂ ਇਕੋ ਹੈ। 
ਬੂਹਮਾ ਪੁਤੀ', ਸਰੂਪ ਪਛਾਨੇ ॥ ੩੫॥ 
ਤਿਨ ਤੇ ਬਿਧਿ' ਪੁਨਿ ਬੇਦ ਉਚਾਰੇ'। 


ਸਤਜੁਗ ਧਰਮ ਕੀਨ ਪੁਤਿਪਾਰੇ'। 
ਨਾਮਹਿਂ ਸੰਗ ਯੋਗ ਉਪਦੇਸ਼ਾ। 
ਸਿਮਰਹਿੰ ਨਰ ਜੇ ਕਟੇ ਕਲੇਸ਼ਾ 
॥੨੩੬॥ 

ਬਹੁਰ ਨਰਨ ਕੀ ਅਲਪ ਮਨੀਖਾ। 
ਤਿਨਹਿਂ ਦੇਖਿ ਦੀਨੀ ਅਸ ਸੀਖਾਂ। 


'ਤਾਂਈ। 

/ਬ੍ੂਹਮਾ ਨੇ। "ਪਹਿਲੇ ਤੁਸਾਂ ਬ੍ਰਹਮਾ ਨੂੰ ਦ੍ਰਾਦਸ਼ 
ਵਾਕ ਕਹੇ ਤਾਂਕੇ ਬ੍ਹਮਾ ਆਪ ਦੇ ਸਰੂਪ ਨੂੰ 
ਪਛਾਣੇ, ਆਪ ਨੂੰ ਪਛਾਣ ਕੇ ਉਨ੍ਹਾਂ ਤੋਂ ਬੁਹਮਾ ਨੇ 
ਫੇਰ ਵੇਦ ਕਹੇ। ਇੱਥੇ ਕਵਿ ਜੀ ਗੁਰੂ ਜੀ ਨੂੰ 
ਬੁਹਮਾ ਦਾ ਬੀ _ਗਯਾਨ ਦਾਤਾ ਦੱਸ ਰਹੇ ਹਨ। 
ਅਗੇ ਚੌਹਾਂ ਜੁਗਾਂ ਦੇ ਧਰਮ ਕਹਿਣ ਲਗੇ ਹਨ। 
!ਪਾਲਨਾ ਕੀਤਾ। 


'ਪਾ:-ਨਾਮ ਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 854 


ਮਨੁ ਭੂਪਤਿ ਕੇ! ਹੈ ਕਰਿ ਦ੍ਰਾਰਾ। 'ਮਨੂ ਰਾਜੇ ਦੇ। 

ਸ਼ੁਭ ਸਿੰਮ੍ਿਤ ਕੋ ਕੀਨ _ਉਚਾਰਾ 

॥੩੭॥ 

ਸਿਮਰਨਿ ਨਾਮ ਯੱਗ ਕੋ ਕਰਨਾ। 

ਤ੍ਰੇਤੇ ਯੁਗ ਮਹਿ ਨੀਕੇ ਧਰਮਾ। 

ਤਾਂਹੀ ਕਰਿ ਬਹੁ ਕੀ ਗਤਿ ਕੀਨੀ। 

ਧਰਮ ਰੀਤਿ _ਪੁਤਿਪਾਰ ਪੁਬੀਨੀ! 'ਭਾਵ ਆਪ ਨੇ। 

॥੩੮॥ 

ਪੁਨਿ ਤਾਂ ਤੇ ਮਤਿ ਮੰਦ ਪੁਮਾਨਾ। ।ਆਦਮੀ ਮੰਦੀ ਮਤ ਵਾਲੇ ਹੋ ਗਏ। 
ਤਿਨਹਿਂ ਦੇਖ ਕਿਯੇ ਪੁਰਾਨਾ। 

ਬਯਾਸ ਰੂਪ ਹੈ ਸੁਗਮ ਬਖਾਨੇ। 

ਨਾਮ ਭਜਨ, ਪੂਜਾ ਸੁ ਦ੍ਰਿੜਾਨੇ 

॥੩੯॥ 

ਇਵ ਦ੍ਰਾਪੁਰਿ ਮਹਿ ਕੀਨ ਉਧਾਰਾ। 

ਜਗਤ ਧਰਮ ਨੀਕੇ ਪੁਤਿਪਾਰਾ। 

ਅਬ ਕਲਿਕਾਲ' ਮਨੀਖਾ ਹੀਨੇ?। 'ਕਲਜੁਗ ਦੇ ਸਮੇ'। 'ਸੁੱਧਿ ਤੋਂ ਬਿਨਾਂ। 
ਲੈਪਟ ਬਿਸ਼ੇ! ਪੁਮਾਨ” ਮਲੀਨੇ ॥੪੦॥ _'ਲਿਪਟੇ ਹੋਏ ਵਿਸ਼ਿਆਂ ਵਿਚ। 'ਮਨੂੰ ਖ। 
ਤਿਨ ਕੇ ਹਿਤ ਕਰਿ ਕੈ ਸੁਠ ਬਾਨੀ!। __'ਸੁੰਦਰ (ਗੁਰ) ਬਾਣੀ। 

ਏਕ ਨਾਮ ਉਪਦੇਸ਼ਹੁ ਪ੍ਰਾਨੀ। 

ਸਿਮਰਹਿਂ' ਸਦਾ ਮਿਲੇ ਸਤਿਸੰਗਾ। 

ਕਰਹੁ ਬਹੁਤ ਮਨੁਜਨ' ਭੂਮ _ਭੰਗਾ 'ਮਨੱਖਾਂ ਦਾ (ਅ) ਜਨਾਂ ਦੇ ਮਨ ਦਾ। 
॥੪੧॥ 

ਜਗ ਸਾਗਰ ਤੇ ਲੇਹੁ ਉਬਾਰੀ। 

ਮਾਨਹਿਂ ਨਰ ਜਿ ਰਜਾਇ ਤੁਮਾਰੀ। 

ਜਬ ਜਬ ਦੇਖਹੁ ਧਰਮ ਗਿਲਾਨਾ”। 'ਧਰਮ ਦੀ ਗਿਲਾਨੀ (ਜਗਤ ਵਿਚ ਫੈਲੀ ਹੋਈ)। 
ਤਬ ਤਬ ਧਰਿ ਅਵਤਾਰ _ਮਹਾਨਾ 

॥੪੨॥ 

ਆਪ ਕਰਹੁ ਤਾਕੀ ਪੁਤਿਪਾਰਾ। 

ਸਭਿ ਮਿਰਜਾਦ ਰਖਹੁ ਸੁਖ ਸਾਰਾ। ” 

ਹੈ ਪ੍ਰਸੰਨ ਨਾਰਦ ਮੁਨਿ ਤਾਂਈ। 

ਬੋਲੇ ਮ੍ਰਿਦੁਲ ਗਿਰਾ ਸੁ ਗੁਸਾਈ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 855 





॥੪੩॥ 

“ਸਭਿ ਮੁਨੀਨ ਈਸ਼ਰ ਰਿਖਿ ਦੇਵਾ!। _'ਸਾਰੇ ਰਿਖੀਆਂ ਦੇਵਤਿਆਂ ਮੁਨੀਆਂ ਦਾ ਤੂੰ 
ਈਸ਼ਰ (ਵੱਡਾ) ਹੈਂ (ਅ) ਹੇ ਦੇਵ ਰਿਖੀ। "ਪਾ:- 
ਸਭ ਮੁਨੀਸ਼ ਈ ਸ਼ ਰਿਖ ਦੇਵਾ। 

ਧੰਨ ਧੰਨ ਤੁਮ ਊਤਮ ਭੇਵਾ। 
ਜੋ ਬੈਰਾਠ' ਰੂਪ ਕਰਤਾਰਾ। 
'ਰਿਗ ਵੇਦ ਵਿਚ ਵਿਰਾਟ ਤੋਂ ਮੁਰਾਦ “ਉਸ ਵਾਹਿਗੁਰੂ ਦੇ ਸਰੂਪ ਦੀ ਹੈ ਜੋ ਹਜ਼ਾਰਾਂ ਅੱਖਾਂ, ਹਜ਼ਾਰਾਂ 
ਪੈਰਾਂ ਤੇ ਸਿਰਾਂ ਵਾਲਾ ਹੈ, ਸਾਰੇ ਤੱਤ੍ਹ ਅਰ ਵਿਸ਼ੂ ਉਸ ਦਾ ਇਕ ਪੈਰ ਹੈ, ਆਦਿ। ` ਕਵਿ ਜੀ ਦੱਸਦੇ 
ਹਨ ਕਿ ਇਸ ਸਰੂਪ ਦਾ ਮਨ ਮਾਨੋ ਨਾਰਦ ਮੁਨੀ ਹੈ। ਸ਼੍ਰੀ ਗੁਰੂ ਜੀ ਨੇ ਆਰਤੀ ਵਿਚ ਜੋ ਸਰੂਪ 
ਦੱਸਿਆ ਹੈ ਓਹ ਇਸ ਤੋੱ' ਉੱਪਰ ਦਾ ਹੈ, ਉਸ ਦੇ ਹਜ਼ਾਰਾਂ ਨੈਣ, ਪੈਰ, ਨੌਕ ਆਦਿ ਵਰਣਨ ਕਰਕੇ 
ਫੇਰ ਕਹਿੰਦੇ ਹਨ ਕਿ ਉਸ ਦੇ ਨੈਣ ਪੈਰ ਆਦਿ ਅੰਗ ਕੋਈ ਨਹੀਂ ਹਨ “ਸਹਸ ਤਵ ਨੈਨ ਨਨ ਨੈਨ 
ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤ੍ਰੋਹੀ” ॥ (ਧੰਨਾ: ਮ: ੧) ਗੀਤਾ ਵਿਚ ਬੀ ਵਿਰਾਟ ਦਾ ਰੂਪ 
ਦੱਸਿਆ ਹੈ, ਪੁਰਾਣਾਂ ਦਾ ਵੈਰਾਟ ਕੁਛ ਹੋਰਵੇ' ਹੀ ਹੈ। ਪਾ:-ਬੈਰਾਗ-ਬੀ ਹੈ। 

ਤਿਹ ਕੋ ਮਨ ਹੂ ਦੇਹਿ ਤੁਮਾਰਾ 

॥੪੪॥ 

ਭਗਤਿ ਸ਼ਿਰੋਮਣਿ' ਪੇਮ ਪੁਬੀਨਾ। 

ਤੁਮ ਸਮਾਨ ਕੋ ਅਪਰ ਨ ਚੀਨਾ। 

ਸ਼ੀ ਕਰਤਾਰ ਸੁਜਸੁ ਸਮ ਨੀਰਾ। 

ਤਿਹ ਕੋ ਮੀਨ ਕੀਨ ਮਨ _ਧੀਰਾ!!” 'ਹੇ ਧੀਰਜੀ! ਤੁਸਾਂ ਕਰਤਾਰ ਦੇ ਜਸ ਨੂੰ ਪਾਣੀ 

॥੪੫॥ ਜਾਣਕੇ ਮਨ ਨੂੰ ਉਸਦੀ ਮੱਛੀ ਬਨਾਯਾ ਹੈ। 
ਪੁਰਾਣਾਂ ਵਿੱਚ ਭਗਤੀ ਮਾਰਗ ਦਾ ਸਨਾਤਨ ਮੁਨੀ 
ਇਸਦਾ ਕੰਮ ਹੈ, ਕਲਹ ਇਸਦੀ ਇਸਤ੍ਰੀ ਹੈ। 

ਅਸ ਪੁਕਾਰ ਮਿਲਿ ਆਪਸ ਮਾਂਹੀ। 

ਦੁਹੂੰ ਦਿਸ਼ਨ ਥੋਰੋ ਹਿਤ ਨਾਂਹੀ। 

ਪੁਨ ਨਾਰਦ ਮੁਨਿ ਕਲਹ ਕੋ ਲਯਾਯੋ। 

ਪਾਇ ਗੁਰੂ ਪਗ ਬਚਨ _ਅਲਾਯੋ 

॥੪੬॥ 

“ਭਈ ਭੂਲ ਇਸ ਕੀ ਬਖਸ਼ੀਜੈ। 

ਅਬ ਯਾਂ ਪਰ ਨਿਜ ਕਰੁਨਾ ਕੀਜੈ। 

ਬਹੁਤ ਦਿਵਸ ਕੀ ਛੁਧਾ ਸੱਤਾਈ। 

ਮਹਿਮਾ ਤੁਮਰੀ ਲਖਿ ਨ ਸਕਾਈ? 

॥੪੭॥ 

ਤਿਹ ਕੀ ਸੁਨੀ ਦੀਨਤਾ ਜਬ ਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹੈ ਕ੍ਰਿਪਾਲ ਬਚ ਉਚਰੇ ਤਬ ਹੀ। 

“ਇਹ ਸਰੂਪ ਤੇ ਛਟਵੌ' ਧਰਿਹੌ'। 

ਤਬ ਯਾਂ ਕੋ ਤਨ ਤ੍ਰਿਪਤਿ ਸ ਕਰਿਹੌ 
॥੪੮॥ 

ਬਹੁਰੋ ਦਸਮ ਧਰੋ' ਅਵਤਾਰਾ'। 


ਤਬ ਕਰਿਹੋ ਇਕ ਪੰਥ ਕਰਾਰਾ। 
ਬਹੁਤ ਹੋਹਿੰਗੇ ਜਬ ਸੰਗ੍ਰਾਮਾ!। 

ਤਬ ਯਾਂ ਕੋ ਹੂ ਪੂਰਨ ਕਾਮਾ” ॥੪੯॥ 
ਬਿਦਾ ਕਰੇ ਬਰ ਦੇ ਕਰਿ ਦੋਊ। 
ਗਵਨੇ ਨਿਜ ਇੱਛਾ ਜਿਤ ਸੋਊ। 
ਸੁੱਦਰ ਇਹ ਇਤਿਹਾਸ ਰਸਾਲਾ। 


ਸ਼ੀ ਗੁਰੁ ਅੰਗਦ ਸੁਨਹੁ ਕ੍ਰਿਪਾਲਾ ! 
॥੫੦॥ 

ਅਪਰ ਜਿ ਸਿਖ ਸ਼੍ਰੋਤਾ ਤਹਿ ਬੈਸੇ। 
ਸੁਨਿ ਕਰਿ ਪੁਸ਼ਨ ਕਿਯੋ ਤਿਹ ਐਸੇ। 
(ਸਰੋਤਿਆਂ ਦਾ ਭਾਈ ਬਾਲੇ ਨੂੰ ਪ੍ਰਸ਼ਨ) 

“ਨਾਰਦ ਮੁਨਿ ਉਸਤਤਿ ਗੁਰੂ ਭਾਖੀ। 
-ਮਹਿਮਾ ਨਾਮ- ਚਤੁਰ ਜੁਗ ਰਾਖੀ 


॥੫੧॥ 

ਤਾਂ ਮਹਿਂ ਅਰਥ ਲਖਾਯੋ ਐਸੇ। 

ਬਿਨਾਂ ਨਾਮ ਕੇ ਮੁਕਤਿ ਨ ਕੈਸੇ। 

ਜੇ ਗਤਿ ਦੇਨ ਨ ਸਮਰਥ ਦੂਜਾ। 
ਕਿਉਂ ਤਬ ਕਹੇ ਯੋਗ _ਯਗ ਪੂਜਾ 
॥੫੨॥ 

ਤੈ ਜੁਗ ਵਿਥੈ ਨਾਮ ਕੇ ਸੰਗਾ। 

ਦੁਤਿਯ ਉਪਾਇ ਕਹੇ ਸਰਬੰਗਾ। 
ਕਲਿ! ਮਹਿਂ ਕੇਵਲ ਨਾਮ ਬਖਾਨਾ। 


856 





"ਨਾਰਦ ਨੂੰ ਜੋ ਵਾਕ ਸਤਿਗੁਰ ਜੀ ਨੇ ਛੇਵੇ' ਤੇ 
ਦਸਮੇ ਜਾਮੇ ਬਾਬਤ ਕਹੇ ਹਨ, ਉਨ੍ਹਾਂ ਦੀ ਮੁਰਾਦ 
ਇਹ ਹੈ ਕਿ ਸਤ ਧਰਮ ਦੀ ਵਾੜੀ ਜੋ ਲਾ ਰਹੇ ਹਾਂ 
ਜਗਤ ਦੀ ਬਦੀ ਦੇ ਪੱਖ ਨੇ ਇਸਨੂੰ ਵੈਰਾਨ ਕਰਨ 
ਲਈ ਤਾਣ ਲਾਉਣਾ ਹੈ, ਤਦੋ' ਇਸ ਦੀ ਰੱਖ੍ਯਾ 
ਲਈ ਅਰ ਇਸ ਤੋ ਹੋ ਰਹੇ ਪਰਉਪਕਾਰ ਦੀ 
ਸਫਲਤਾ ਲਈ ਖੜਗ ਦੀ ਲੋੜ ਪੈਣੀ ਹੈ। 


ਯੁੱਧ। 


'ਕਲਜੁਗ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 857 


ਸਿਮਰਨਿ ਤੇ ਗਤਿ ਦੇਹਿ ਜਹਾਨਾਂ ” 'ਪਾ:-ਜਗਹਾਨਾ, ਦੁਖਹਾਨਾ। 
॥੫੩॥ 

ਸ਼੍ਰੋਤਨ ਕੋ ਸੁਨਿ ਪੁਸ਼ਨ ਬਿਸਾਲਾ। 
ਉੱਤਰ ਕਹਤਿ ਭਯੋ ਤਬ ਬਾਲਾ] 
-'ਸੁਨਹੁ ਸਿੱਖ ਸਤਿਗੁਰੁ ਕੇ ਪਯਾਰੇ। 
ਜਿਉ ਮੈ ਸੁਨੀ ਸੁ ਕਹੋ ਉਚਾਰੇ 
॥੫੪॥ 

ਦੈ ਨਰ ਕੋ ਭਾ ਸੂਰ! ਅਪਾਰਾ। 
(ਦ੍ਰਿਸ਼ਟਾਂਤ ਗਰੀਬ ਤੇ ਅਮੀਰ ਦਾ ਪੇਟ ਦਰਦ) 
ਏਕ ਰੰਕ ਇਕ ਧਨੀ ਉਦਾਰਾ।' 

ਭਈ ਉਦਰ ਮੈ' ਬਹੁਤੀ ਪੀਰਾ। 

ਹਾਇ ਹਾਇ ਕਰਿ ਹੋਤ ਅਧੀਰਾ 





॥੫੫॥ 

ਗਵਨਯੋ ਧਨੀ, ਬੈਦ ਕੇ ਸਦਨਾ। 
ਉਦਰ ਪੀਰ ਭਾਖੀ ਨਿਜ ਬਦਨਾ। 
ਹੁਤੋ ਬੈਦ ਸੋ ਪਰਮ ਸਯਾਨਾ। 


ਜਾਨੀ ਤਿਹ ਕੀ ਪੀਰ ਮਹਾਨਾ ॥੫੬॥ 

-ਇਹ ਕੌ ਤੋ ਹੈ ਸੁਗਮ ਉਪਾਈ। 

ਏਕ ਜਵਾਇਨ ਸੂਰ' ਮਿਟਾਈ। 

ਜੇ ਮੈ ਯਹੀ ਬਤਾਵਹੁ ਯਾਂ ਕੋ। 

ਮਹਿਮਾ ਜਾਨਹਿੰ ਕਛੂ ਨ ਤਾਂ ਕੋ- 

॥੫੭॥ 

ਇਉ ਵਿਚਾਰ ਕਰਿ ਬੈਦ ਸਯਾਨੇ। 

ਪੁਰੀ! ਏਕ ਦੀਨੀ ਤਿਹ ਪਾਂਨੇ। /ਪੁੜੀ। “ਹੱਥ ਵਿਚ। 
ਮੁਖ ਤੇ ਐਸੇ ਬਚਨ ਅਲਾਯਨ। 

'ਯਾਂ _ਕੋ _ਅਨੂਪਾਨ! _ ਅਜਵਾਯਨ 'ਜਿਸ ਨਾਲ ਦਵਾਈ ਖਾਧੀ ਜਾਵੇ। 
॥੫੮॥ 

ਕਰਹੁ ਖਾਨ ਤਿਹ ਸੰਗ ਮਿਲਾਈ। 

ਉਦਰ ਰੋਗ ਸਭਿਹੀ ਮਿਟ ਜਾਈ। ? 

ਲੇ ਕਰਿ ਧਨੀ ਆਇ ਨਿਜ ਸਦਨਾ। 

ਮੇਲ ਜੁਵਾਇਨ ਖਾਇ ਸੁ ਬਦਨਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 858 





॥੫੯॥ 

ਸੂਰ ਰੋਗ ਕੋ ਦੂਰ ਮਿਟਾਈ। 

ਮਹਿਮਾ ਬੈਦ ਵਡੀ ਲਖਿ ਪਾਈ। 
ਕਹਤਿ ਅਪਰ ਸੋ” “ਪੁਰੀ ਜੁ ਦੀਨਾ। 
ਤਿਹ ਨੈ ਰੋਗ ਕੀਨ ਮਮ ਹੀਨਾ? 
॥੬੦॥ 

ਪੁਨਿ ਗਾ ਰੰਕ, ਵੈਦ ਘਰ ਮਾਂਹੀ। 
ਜਿਹ ਢਿਗ ਇਕ ਵਿਰਾਟਿਕਾ' ਨਾਂਹੀ। __'ਕੌਡੀ। 
ਉਦਰ ਪੀਰ ਤਿਨ ਸਕਲ ਸੁਨਾਈ। 
“ਮਮ ਦੁਖ ਭੰਜਹੁ, ਕਰਹੁ ਉਪਾਈ” 
॥੬੧॥ 

ਸੁਨਤਿ ਬੈਦ ਨੈ ਰੋਗ ਪਛਾਨਾ। 

-ਹੈ ਯਾਂ ਕੋ ਦੁਖ ਧਨੀ ਸਮਾਨਾ-। 
ਕਹਯੋ ਤਾਂਹਿ “ਅਜਵਾਇਨ ਲੀਜੈ। 
ਖਾਇ ਸੂਰ ਕੋ ਦੂਰ ਕਰੀਜੈ" ॥੬੨॥ 
ਬੋਲਯੋ ਰੰਕ ਬੰਦਿ ਕਰ ਦੋਊ। 

“ਲੇਉੱ ਕਹਾਂ ਤੇ ਮੋਲ ਨ ਕੋਊ। 

ਦੇਹੁ ਪਾਸ ਤੇ ਜੇ ਕਰਿ ਕਰੁਨਾ। 


੭੨੩ 


ਹੋ ਤਬ ਰੋਗ ਉਦਰ ਕੋ __ਹਰਨਾ” 


॥੬੪॥ 

ਤੈਸੀ ਰੀਤਿ ਦੇਖਿ ਗੁਰੂ ਪੂਰੇ। 

ਦਿਯ ਉਪਦੇਸ਼ ਸ਼ਕਤਿ ਲਖਿ ਭੂਰੇ। 

ਸਤਿਜੁਗ ਨਿਰਮਲ ਮਤਿ ਸਭਿ ਕੇਰੀ। 

ਲਾਖ _ਬਰਸ' ਕੀ ਆਯੂ __ਘਨੇਰੀ 

॥੬੫॥ 

'ਮੁਰਾਦ ਬਹੁਤੀ ਹੈ, ਤਦੋ' ਗ਼ਾਲਬਨ ਹਿੰਦੀਆਂ ਦੇ ਵੱਡੇ, ਉੱਤ੍ਰੀਧੂਵਾਂ ਦੇ ਨੇੜੇ ਬਰਫਾਨੀ ਦੇਸ਼ਾਂ ਵਿਚ 
ਰਹਿੰਦੇ ਸਨ। ਓਨ੍ਹੀ ਥਾਂਈਂ ਉਮਰ ਵਡੇਰੀ ਹੁੰਦੀ ਹੈ, ਹੁਣ ਬੀ ਤਿੱਬਤ ਦੇ ਠੰਢੇ ਥਾਈਂ ਲੋਕ ਇਸ ਦੇਸ਼ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 859 





ਨਾਲੋ ਬਹੁਤ ਵਡੇਰੀ ਉਮਰ ਦੇ ਹੁੰਦੇ ਹਨ। ਦੂਸਰੇ ਇੱਥੇ ਇਕ-ਜੁਗਾਂ ਦੀ ਵੰਡ ਤੇ ਉਮਰਾ ਆਦਿ ਦੀ- 

ਲੋਕ ਪ੍ਰਸਿੱਧ ਗੱਲ ਨੂੰ ਵਰਤ ਰਹੇ ਹਨ, ਜੋ ਨਾਮ ਦੀ ਮਹਿਮਾਂ ਦੱਸਣ ਵਾਸਤੇ ਦ੍ਰਿਸ਼ਟਾਂਤ ਮਾਤ੍ਰ ਹੈ। 

ਸਿਮਰਨ ਕਰਤਯੋ ਬੀਤਹਿ ਕੈਸੇ। 

ਨਾਮ ਸੰਗ ਦਿਯ ਯੋਗ ਸੁ ਤੈਸੇ। 

-ਪਾਣਾਯਾਮਹਿੰ:- ਨਾਮ ਸਿਮਰਿਕੈ। 'ਪ੍ਰਾਣਾਯਾਮ ਦੇ ਨਾਲ। 

ਗੇ ਅਨੇਕ ਜਗ ਸਾਗਰ _ਤਰਿਕੈ 

॥੬੬॥ 

ਬਹੁਰੋ ਤ੍ਰੇਤਾ ਯੁਗ ਜਬ ਆਵਾ। 

ਦਸ ਹਜ਼ਾਰ' ਕੀ ਆਯੁ ਰਹਾਵਾ। "ਏਹ ਸਮਾਂ ਗ਼ਾਲਬਨ ਉਹ ਹੈ ਜਦੋ ਹਿੰਦ ਵਿੱਚ 
ਆ ਕੇ ਵਡਕੇ ਰਾਜੇ ਮਹਾਰਾਜੇ ਹੋ ਗਏ। ਯੱਗ 
ਉਸ ਸਮੇ” ਹੋਏ ਜਾਪਦੇ ਹਨ। 


ਹੁਤੋ ਨਰਨ ਢਿਗ ਦਰਬ ਅਪਾਰਾ। 
ਤਿਨ ਪਿਖਿ ਅਸ ਉਪਦੇਸ਼ ਉਚਾਰਾ 
॥੬੭॥ 
-ਸਿਮਰਨ ਨਾਮ, ਯੱਗ ਕੋ ਕਰਨਾ। 
ਯਹੀ ਧਰਮ ਭਵ ਬੰਧਨ ਹਰਨਾ-। 
ਸੁਨਿ ਤਿਹ ਸਮੈ ਯੱਗਯ ਬਹੁ ਕਰਿ ਕੈ। 


ਸਿਮਰਿ ਗਏ ਭਵ ਸਾਗਰ ਤਰਿ ਕੈ 
॥੬੮॥ 

ਤਿਹ ਪੀਛੇ ਦ੍ਰਾਪੁਰਿ ਜੁਗ ਆਵਾ। 

ਇਕ ਹਜ਼ਾਰ ਕੀ ਆਯੁ ਰਹਾਵਾ। 

-ਪੂਜਾ ਕਰਨ ਭਜਨ ਪੁਨ ਨਾਮਾ-। 

ਯਹਿ ਉਪਦੇਸ਼ ਕਿਯੋ ਸੁਖ ਧਾਮਾ 
॥੬੯॥ 

ਇਸ ਪੁਕਾਰ ਭੀ ਮਨੁਜ ਅਨੇਕਾ। 

ਉਧਰੇ ਜਗ ਤੇ ਪਾਇ ਬਿਬੇਕਾ। 

ਤੈ ਜੁਗ ਮਹਿ ਪਿਖਿ ਸ਼ਕਤਿ ਸਮੇਤਾ। 

ਆਯੂ ਬਿਰਧ', ਬਲ, ਦਰਬ, ਅਨੇਕਾ 'ਵੱਡੀ। 
॥੭੦॥ 

ਇਨ ਤੇ ਰਹਿਤ! ਦੇਖਿ ਕਲਿ ਮਾਂਹੀ। __ 'ਥਿਨਾਂ। 
ਮਹਾਂ ਰੰਕ, ਦੁਖ ਨੈ! ਲਿਯ ਗ੍ਰਾਹੀ”। ਦੁੱਖਾਂ ਨੇ। “ਫੜ ਲਏ। 
ਸਭਿ ਪੁਤਿ -ਏਕ ਨਾਮ- ਉਪਦੇਸ਼ਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 860 


ਬੈਦ ਕ੍ਰਿਪਾਲੁ ਗੁਰੂ ਜਗਤੇਸ਼ਾ ॥ ੭੧॥ 

ਨਿਜ ਢਿਗ ਮੋਲ ਰੂਪਿ ਮਤਿ ਨਾਂਹੀ। 
ਸੰਸਕ੍ਰਿਤ ਕੋ ਲਖਿ ਨ ਸਕਾਹੀਂ। 

ਦੀਨੋ" ਤਬ ਸਤਿਗੁਰੂ ਨਿਜ ਪਾਸਾ। 

ਦੇਸ਼ਨ ਭਾਖਾ ਮਾਂਹਿ! ਪ੍ਰਕਾਸ਼ਾ ॥ ੭੨॥ 
ਸੰਸਕ੍ਰਿਤ ਕੋ ਪਢਿ ਨਹਿ ਜਾਨਹਿਂ। 

ਕਿਹ ਬਿਧਿ ਮਹਿਮਾ ਨਾਮ ਪਛਾਨਹਿਂ। 

ਤਾਂ ਤੇ ਸਤਿਗੁਰ ਸ਼੍ਰੀ ਮੁਖ ਬਾਨੀ। 

ਰਚਿ ਦੀਨੀ ਲੋਕਨ ਗਤਿਦਾਨੀ ॥ ੭੩॥ 

ਜਿਉ ਸਾਗਰ ਤੇ ਬਾਰਦ' ਬਾਰੀ। 

ਪੀਵਤਿ ਹੈ! ਹਿਤ ਪਰਉਪਕਾਰੀ। 

ਖਾਰੋ ਹੁਤੋਂ ਮਧੁਰ ਸੋ ਕਰਿ ਕੈ। 

ਬਰਖਾਵਹਿ _ਸਭਿ _ਦੇਸ਼ਨ _ਫਿਰਿਕੈ 

॥੭੪॥ 

ਜੀਵ ਜੰਤੁ ਤਬ ਹੀ ਸੁਖ ਪਾਹੀ। 

ਸੰਕਟ ਅਪਨੋਂ ਦੇਯ ਨਸਾਹੀ। 

ਤਿਉਂ ਜੋ ਬੇਦ ਪੁਰਾਨ ਮਹਾਨਾ। 

ਹੈਂ ਅਪਾਰ ਸੇ ਸਿੰਧੁ ਸਮਾਨਾ ॥੭੫॥ 
ਖਾਰਪਨੌ ਤਿਨ ਮਹਿਂ ਕਠਿਨਾਈ। 

ਪੁਨਿ ਕਿਹ! ਉਚਿਤ” ਨ ਉਚਿਤ? “ਕਿਸ ਨੂੰ। “ਯੋਗ ਹੈ। “ਕਿਸੇ ਨੂੰ) ਯੋਗ ਨਹੀਂ। 
ਲਖਾਈ“। “ਜਾਣ ਪੈੱਦਾ। 

ਸਰਬ ਸਾਰ ਜੋ ਤਿਨ ਕੇ ਮਾਂਹੀ। 

ਗੁਰੂ ਘਨ! ਰੂਪ ਲੀਨ ਸੋ ਗ੍ਰਾਹੀ£ 'ਬੱਦਲ। “ਗੁਹਣ ਕਰ ਲਿਆ। 
॥੭੬॥ 

ਸੁਗਮ ਕੀਨ ਸਭਿ ਦੇਸ਼ ਮਝਾਰੀ। 

ਸਭਿ ਕੇ ਉਚਿਤ ਜਿ ਹੈ ਨਰ ਨਾਰੀ। 

ਰਾਇ ਕਿ ਰੰਕ ਊਚ ਕੈ ਨੀਚਾ। 

ਪਢਹਿ ਕਮਾਇ ਤਰੈ ਜਗ _ਬੀਚਾ? 

[ਇਉ 

"ਭਾ: ਬਾਲੇ ਦੀ ਇਸ ਵਯਾਖਯਾ ਦਾ ਇਹ ਅਰਥ ਨਹੀਂ ਲੈਣਾ ਚਾਹੀਦਾ ਕਿ ਗੁਰਬਾਣੀ ਕੇਵਲ ਵੇਦਾਂ 
ਸ਼ਾਸਤ੍ਰਾਂ ਦਾ ਭਾਖਾ ਵਿੱਚ ਅਨੁਵਾਦ ਹੈ, ਐਸਾ ਸਮਝਣਾ ਗੁਰੂ ਸਿੱਧਾਂਤ ਦੇ ਵਿਰੁੱਧ ਹੋਵੇਗਾ, ਕਿਉਂਕਿ 
ਸ਼ੀ ਮੁਖ ਬਚਨ ਇਸ ਪਰਥਾਇ ਏਹ ਹਨ:- 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 861 





1 | 
ਹਉ ਅਪਰ ਬੋਲਿ ਨ ਜਦ ਮੈ ਕਰਿਆ ਰਕਮ ਜਚ। 


ਰੀ 

ਸਚੀ ਸਿਫਤਿ ਸਾਲਾਹਿ ਕਪੜਾ ਪਾਇਆ ॥ 

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥ 

ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥ 

ਢਾਢੀ ਕਰੇ ਪਸਾਉ ਸਬਦੁ ਵਜਾਇਆ। ” 

ਭਾਵ ਸਚੇ ਮਹਿਲ ਸਰੂਪ ਵਿਚ ਰੱਬ ਨੇ ਮੈਨੂੰ ਸੱਦਕੇ ਸੱਚੀ ਸਿਫਤ ਸਲਾਹ (ਕੀਰਤਨ ਵਾਲੀ ਬਾਣੀ) 
ਦਾ ਸਿਰੋਪਾਉ ਦਿੱਤਾ, ਉਸ ਅਰੂਪ ਕੀਰਤਨ ਰੂਪ ਬਾਣੀ ਦਾ ਮੈ' ਸ਼ਬਦ ਵਿਚ ਪ੍ਰਗਟ ਵਿਸਥਾਰ ਕੀਤਾ 
ਹੈ। 

ਪੁਨਾ: ਦੇਖੋ ਇਸੇ ਪੁਸਤਕ ਦਾ ਅਧਯਾਯ ੧ ਛੰਦ ੬੯ ਦਾ ਭਾਵ ਅਰਥ। 

ਇਸੇ ਤਰਵਿੰਜਵੇ' ਅਧਯਾਯ ਦੇ ਅੰਕ ੩੫ ਵਿਚ ਦੱਸ ਆਏ ਹਨ ਕਿ ਬੂਹਮਾਂ (ਵੇਦਾਂ ਦੇ ਕਰਤਾ ਨੂੰ) 
ਗਯਾਨ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਸੀ। ਫੇਰ ਗੁਰੂ ਜੀ ਟੀਕਾਕਾਰ ਕਿਉ ਹੋਏ? ਓਹ ਤਾਂ 
ਆਪ ਅਗੰਮ ਵਾਚਣ ਵਾਲੇ ਵਾਹਿਗੁਰੂ ਤੋ' ਸਿੱਧਾ ਇਲਹਾਮ ਪ੍ਰਾਪਤ ਕਰਨ ਵਾਲੇ ਸੇ। 

ਕਹਿ ਬਾਲਾ “ਸੁਨਿਯੇ ਸਭਿ ਸ਼੍ਰੋਤਾ! 

ਏਕ ਨਾਮ ਤੇ ਮੁਕਤਿ ਉਦੋਤਾ। /ਪ੍ਰਗਟ ਹੁੰਦੀ ਹੈ। 

ਹਉਮੈ ਤਜਿ ਸਿਮਰਹੁ ਲਿਵਲਾਈ। 

ਜਗ ਬੰਧਨ ਤੇ ਦੇਯ ਛੁਡਾਈ ॥ ੭੮॥ 

ਜਹਿਂ ਹਉਮੈ ਤਹਿਂ ਨਾਮ ਨ ਬਸਈ। 

ਜਹਾਂ ਨਾਮ ਤਹਿਂ ਹਉਮੈ ਨਸਈ। 

ਕਹੀ ਨ ਜਾਨੋ ਇਹ ਮਮ ਬਾਨੀ। 


ਭਾਖੀ ਸ਼੍ਰੀ ਸਤਿਗੁਰੂ _ਗਤਿਦਾਨੀ' ” 'ਯਥਾ ਗੁਰ ਵਾਕ:-'ਹਉਮੈ ਨਾਵੈ ਨਾਲਿ ਵਿਰੋਧੁ 
॥੭੯॥ ਹੈ ਦੁਇ ਨ ਵਸਹਿ ਇਕਠਾਇ ॥ ? 


ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਮਛਿ, ਕਲ੍ਹ, ਨਾਰਦ” ਪ੍ਰਸੰਗ ਬਰਨਨੰ 
ਨਾਮ ਦੁਇ ਪੰਚਾਸਮੋ' ਅਧਯਾਯ ॥੫੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 862 





੫੩. [ਗੁਰਚਰਣ ਮੰਗਲ। ਸੁਧਰਸੈਨ] 


(ਬਿਸੀਹਰ ਦੇਸ਼ ਦਾ ਰਾਜਾ ਸੁਧਰਸੈਨ) ॥੪॥ 

(ਝੰਡਾ ਬੇਢੀ) ॥੯ ॥ (ਇੰਦੁਸੈਨ) ॥੧੩॥ 

(ਗੁਰੂ ਜੀ ਵਲੋਂ ਗਿਆਨ ਉਪਦੇਸ਼) ॥੪੭॥ 

(ਧਨ ਧਾਨ ਅਰਪਨ) ॥੫੨॥ (ਸਰੀਰ ਅਰਪਨ) ॥੫੫॥ 

(ਅੰਤਹਕਰਨ ਅਰਪਨ) ॥ ੫੯॥ (ਸੰਕਲਪ ਮਨ ਦਾ ਧਰਮ) ॥ ੬੧॥ 
(ਨਿਸ਼ਚਾ ਬੁੱਧ ਦਾ ਧਰਮ) ॥੬੪॥ (ਚਿਤਵਨਾ ਚਿੱਤ ਦਾ ਧਰਮ) ॥੬੬॥ 

(ਹਉਮੈ ਅਹੰਕਾਰ ਦਾ ਧਰਮ) ॥ ੬੭॥ 

(ਇੰਦੂਸੈਨ ਨੂੰ ਮੰਜੀ ਬਖਸ਼ਣ ਲੱਗੇ) ॥੭੬॥ _ਝਿੰਡੇ ਨੂੰ ਮੰਜੀ ਬਖਸ਼ੀ) ॥ ੭੯॥ 
(ਸੁਧਰਸੈਨ ਗੁਰੂ ਜੀ ਦੀ ਸ਼ਰਨ) ॥੯੦॥ __(ਸੁਧਰਸੈਨ ਦੀ ਨਿਮੂਤਾ) ॥੯੮॥ 

ਦੋਹਰਾ: 

ਸ਼ੀ ਗੁਰੂ ਪਗ ਗਿਰ ਓਟ ਮਮ, ਛੋਡੋ' ਕਬਹੁ ਨ ਭੂਲ। 

ਗਿਰ=ਪਹਾੜ ਪਰਬਤ। ਓਟ=ਆਸਰਾ, ਓਹਲਾ। ਏਹ ਦ੍ਰਿਸ਼ਟਾਂਤ ਸ੍ਰੀ ਗੁਰੂ ਗੁੱਥ ਸਾਹਿਬ ਜੀ ਵਿਚ ਭੀ 
ਆਯਾ ਹੈ: “ਤੂੰ ਪਰਬਤ ਮੇਰਾ ਓਲਾ। ” 

ਬਿਘਨ ਜਿ ਪਵਨ ਸਮਾਨ ਹੈ', ਤਾਂ ਕੋ ਡਰ ਨਹਿਂ ਮੂਲ ॥੧॥ 

ਅਰਥ: 

ਸ਼ੀ ਗੁਰੂ ਜੀ ਦੇ ਚਰਣ ਪਹਾੜ (ਵਾਂਡੂ) ਮੇਰਾ ਆਸਰਾ ਹਨ, ਕਦੇ ਭੁੱਲਕੇ (ਭੀ) ਮੈ' (ਇਨ੍ਹਾਂ 
ਨੂੰ) ਨਾਂ ਛੱਡਾਂ, (ਕਿਉਕਿ) ਵਿਘਨ ਜੋ ਪਵਨ ਵਾਂਡੂ ਹਨ (ਪਰਬਤ ਦੇ ਓਹਲੇ) ਉਨ੍ਹਾਂ ਦਾ ਡਰ 
ਮੂਲੋ” ਨਹੀਂ (ਰਹਿੰਦਾ)। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਕਹਿ ਬਾਲਾ ਸੂਹੀ ਅੰਗਦ ! ਸੁਨੀਏ। 


"ਪਾ =ਗੁਨ। 


ਆਗੇ ਗਵਨੇ ਦੀਨਦਯਾਲਾ ॥੨॥ 

ਸਿੰਧ ਵਿਖੈ ਟਾਪੂ ਇਕ ਆਵਾ। 

ਦੇਸ਼ ਬਿਸੀਹਰ ਜਾ ਕੋ” ਨਾਂਵਾ। 

"ਤਵਾਰੀਖ ਖਾਲਸਾ ਦੇ ਕਰਤਾ ਨੇ ਝੰਡੇ ਬਾਢੀ ਤੇ ਸੁਧਰ ਸੇਨ ਦਾ ਮਿਲਾਪ ਮਨੀਪੁਰ ਰਜਾਸਤ ਦੀ ਤਦੋ' 
ਦੀ ਰਾਜਧਾਨੀ ਅਸੀਮਫਲ ਵਿੱਚ ਲਿਖਿਆ ਹੈ, ਇਸ ਤੋ` ਜਾਪਦਾ ਹੈ ਕਿ ਬਿਸੀਹਰ ਦੇਸ ਤੋ ਇਹ 
ਇਲਾਕਾ ਮੁਰਾਦ ਹੈ। ਕਈਆਂ ਦੇ ਖਯਾਲ ਈਰਾਨ ਦੇ ਬੁਸ਼ਾਇਰ ਤੇ ਯੂ.ਪੀ. ਦੀ ਰਜਾਸਤ ਰਾਮਪੁਰ 
ਬੁਸ਼ਾਇਰ ਵਲ ਬੀ ਜਾਂਦੇ ਹਨ, ਪਰ ਅੱਗੇ ਚਲਕੇ ਸੂਰਨਦੀਪ ਦਾ ਜ਼ਿਕਰ ਹੈ ਓਹ ਸੋਨਦੀਪ ਟਾਪੂ ਤੋੱ 
ਮੁਰਾਦ ਹੈ ਜੋ ਮਨੀਪੁਰ ਤੋ” ਹੇਠਾਂ ਬ੍ਰਹਮਪੁੱਤ੍ਹਾ ਦੇ ਮੁਹਾਨੇ ਤੋ ਪੂਰਬ ਰੁਖ ਨੂੰ ਹੈ, ਏਸ ਹਿਸਾਬ 
ਬਿਸੀਅਰ ਦੇਸ਼ ਓਸੇ ਪਾਸੇ (ਮਨੀਪੁਰ ਵੱਲ) ਹੀ ਸਹੀ ਹੁੰਦਾ ਹੈ। ਪੁ: ਜ: ਸਾਖੀ ਵਿਚ ਝੰਡੇ ਨੂੰ 
ਜੁਗਾਵਲੀ ਮਿਲੀ “ਨਗਰ ਛੁਟਘਾਟਕਾ'। ਛੁਟ ਘਾਟਿਕਾ ਚਿਟਾਗਾਂਗ ਦਾ ਵਿਗੜਿਆ ਨਾਮ ਮਲੂੰਮ ਦੇਂਦਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਇਕ ਸੁੰਦਰ ਤਹਿਂ ਨਗਰ ਬਿਰਾਜਾ। 

ਚਹੁ ਦਿਸ਼ ਜਿਸਕੇ ਉਪਬਨ! ਛਾਜਾ? 'ਬਾਗ। “ਸ਼ੋਭਨੀਕ ਸਨ। 
॥੩॥ 

ਬਨਯੋ ਸੁ ਗਿਰਦੇ ਦੁਰਗ! ਉਤੰਗਾ। /ਫਸੀਲ (ਅ) ਕਿਲ੍ਹਾ। 
ਘਨ! ਰੋਕਨ ਹਿਤ ਮਨਹੁ ਉਮੰਗਾ?। 'ਬੱਦਲ। “ਚਾਹੁੰਦਾ ਸੀ। 
ਸੁਧਰਸੈਨ ਤਹਿਂ ਹੁਤੋ ਨ੍ਿਪਾਲਾ। 

(ਬਿਸੀਹਰ ਦੇਸ਼ ਦਾ ਰਾਜਾ ਸੁਧਰਸੈਨ) 

ਕਰਤਿ ਰਾਜ ਤਿਹ ਦੇਸ਼ ਬਿਸਾਲਾ 

॥੪॥ 

ਪੁਰਿ ਕੇ ਵਹਿਰ ਥਾਨ ਰਮਣੀਕਾ। 

ਬੈਸੇ ਤਹਿਂ ਬੇਦੀ ਕੁਲਟੀਕਾ। 

ਨਿਸਾ ਬਿਤੀ ਇਕ, ਭੀ ਭੁਨਸਾਰਾ। 

ਤਬ ਮਰਦਾਨੇ ਬਚਨ ਉਚਾਰਾ ॥੫॥ 
“ਆਇਸੁ ਦੇਹੁ ਨਗਰ ਮਹਿ ਜਾਵੋਂ'। 

ਜਾਚ! ਕਿਸੂ ਤੇ ਭੋਜਨ ਖਾਵੋ'।” 

ਬਿਗਸੇ ਸ਼ੂੀ ਮੁਖ ਮੁਝ ਸੋ ਕਹਿਹੀਂ। 

“ਕਯਾ ਮਰਦਾਨਾ ਭਾਖਤਿ ਅਹਿਹੀ?” 

॥੬॥ 

ਮੈਂ ਬੋਲਜੋ “ਇਹ ਜਨਮ ਸੁਭਾਊ। 

ਮਿਟਹਿ ਨ ਕੀਜਹਿ ਕੋਟ! ਉਪਾਊ। ” _'ਕੌੜਾਂ। 

ਸ਼ੀ ਮੁਖ ਭਨਹਿਂ “ਸੁਨਹੁ ਮਰਦਾਨਾ ! 

ਕਿਹ ਤੇ _ਜਾਚਹੁ _ਭੋਜਨ ਖਾਨਾ?? 

॥੭॥ 

ਦੋਹਰਾ: 

“ਜਿਹ ਢਿਗ ਕਰਹੁ ਰਜਾਇ ਨਿਜ, 

ਜਾਚੌ ਤਿਹ ਢਿਗ ਜਾਇ। 

ਨਹਿੰ ਕੋ ਮੇਲੀ ਮਮ ਇਹਾਂ”, 

ਸੁਨਿ ਸ਼੍ਰੀ ਗੁਰੂ ਅਲਾਇ ॥੮॥ 





863 


ਚੌਪਈ 'ਝੰਡੇ ਦੇ ਪਿਤਾ ਦਾ ਨਾਮ। 'ਪਾ:-ਪਾਖਰ ਬਾਢੀ 


“ਪਾਖਰ! ਇਕ ਤਿਖਾਣ' ਤਿਹ ਪੂਤਾ। __ਇਕ' 
ਝੰਡਾ ਨਾਮ ਰੁਚਿਰ ਕਰਤੂਤਾ'। ਸੁਹਣੀ ਕਰਨੀ ਵਾਲਾ। 
ਝੰਡਾ ਬੇਢੀ) 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 864 





ਜਾਇ ਕਰਹੁ ਭੋਜਨ ਤਿਹ ਐਨਾ। ? 
ਮਰਦਾਨਾ ਗਮਨਯੋ ਸੁਨਿ ਬੈਨਾ ॥੯॥ 

ਜਾਇ ਨਗਰ ਮਹਿੰ ਪਰਾਪਤਿ ਭਯੋ। 

ਬੂਝਤਿ ਬੂਝਤਿ ਕੋਸਿਕ! ਗਯੋ। 'ਇਕ ਕੋਹਕੁ। 


ਤਬ ਇਕ ਮਾਨਵ ਤਿਹ ਕੇ' ਸੰਗਾ। 'ਪਾ:-ਤਬ ਇਕ ਮਾਨਵ ਨੇ ਇਹੁ। ਵਾ, ਤਬ 
ਇਕ ਮਾਨਵ ਨੈ ਹੁਇ। 


ਬੁਝਨ ਕੀਨ ਸਰਬ ਪਰਸੰਗਾ ॥੧੦॥ 
ਕੋ ਹੈਂ ਤੂੰ ? ਕਿਹ ਤੇ ਚਲਿ ਆਯੋ? 
ਕੌਨ ਬਰਨ ਅਬ ਕਹਾਂ ਸਿਧਾਯੋ?? 
ਸੁਨਿ ਮਰਦਾਨੇ ਵਾਕ ਅਲਾਯਾ। 
“ਝੰਡੇ ਕੋ ਘਰ ਦੇਹੁ ਬਤਾਯਾ ॥੧੧॥ 


ਦਹਰਾ : 

ਬੂਝਿ ਲੇਯਗੋ ਸੋ ਹਮੈ', ਜਾਇ ਜੁ ਤਿਹ 
ਕੇ ਪਾਸ। 

ਇੰਦੂਸੈਨ ਸੁਨਿ ਲੇ ਚਲਾ, ਜਿਹ ਠਾਂ 
ਹੁਤੋ ਅਵਾਸ ॥੧੨॥ 

(ਇੰਦੂਸੈਨ) 

ਚੌਪਈ: 

ਝੰਡਾ ਮੰਜੀ ਬੁਨਤਿ ਨਿਕੇਤੂ। 

ਦੇਖਿ ਉਠਯੋ ਤਿਨ ਆਦਰ ਹੇਤੂ। 

ਤੂਰਨ ਸੁੰਦਰ ਮੰਚ ਡਸਾਯੋ। 

ਅਧਿਕ ਭਾਉ ਕਰਿ ਤਿਸਹਿ ਬਿਸਾਯੋ 
॥੧੩॥ 

ਇੰਦੂਸੈਨ ਪੁਨ ਬੈਨ ਉਚਾਰਾ। 

“ਖੋਜਤਿ ਫਿਰਤਿ ਅਵਾਸ ਤੁਮਾਰਾ। 
ਬੂਝਿ ਰਹਜੋ ਹੋ ਸਰਬ ਪ੍ਰਸੰਗਾ। 

ਮੁਹਿ ਨ ਬਤਾਯੋ ਆਨਜਯੋ ਸੰਗਾ ॥੧੪॥ 
ਯਾਂ ਕੋ ਹੈ ਕੁਛ ਤੁਝ ਸੋ ਕਾਮਾ। 

ਯਾਂ ਤੇ ਚਲਿ ਆਵਾ ਤੁਝ ਧਾਮਾ। ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





<< 


ਦਹਰਾ : 

“ਮਰਦਾਨਾ ਮਮ ਨਾਮ _ਹੈ, _ਬਰਨ 
ਮਿਰਾਸੀ ਜਾਨ। 

ਤੁਮਰੇ ਨਿਕਟਿ ਪਠਾਇਓ, ਸ਼ੀ ਨਾਨਕ 
ਗੁਨ ਖਾਨ” ॥੧੬॥ 

ਚੌਪਈ: 

ਝੰਡਾ ਕਹੈ “ਨ ਹੋ ਕਬਿ ਜਾਨਤਿ। 
ਜਿਹ ਕੌ ਨਾਨਕ ਨਾਮ ਬਖਾਨਤਿ। 
ਆਗੇ ਸੁਨਾ ਨ ਦੇਖਾ ਕਬਹੀ। 

ਤੁਮ ਨੈ ਨਾਮ ਸੁਨਾਵਾ ਅਬਹੀ? 
॥੧੭॥ 

“ਤੂੰ ਨਹਿਂ ਜਾਨਤਿ, ਸੋ ਤੁਝ ਜਾਨਹਿਂ। 
ਚਲੋ” ਹਦੂਰ, ਲੇਯ ਪਹਿਚਾਨਹਿਂ। 

ਜੇ ਪਛਾਨ, ਤੌ ਮੁਝੈ ਪਠਾਵਾ। 

ਬਿਨ ਜਾਨੇ ਸੁਧਿ, ਕਿਹ ਕੋ ਆਵਾ!?” 'ਕਿਸਨੂੰ ਸੁਧ ਹੁੰਦੀ ਹੈ। 
॥੧੮॥ 

ਸੁਨਿ ਇਵ ਝੰਡਾ ਬੁੱਧਿ ਵਿਸ਼ੇਖਾ। 
ਬੂਝਤਿ “ਕੋ ਸਰੀਰ ਤਿਨ' ਬੇਖਾ!? 
ਜਿਸ ਪ੍ਰਕਾਰ ਕੀ ਹੂੈ ਤਿਨ ਰੀਤਾ। 

ਲੇ ਗਵਨੌ” ਤਸ ਭੇਟ ਸਪੁੀਤਾ” ॥੧੯॥ 
ਪੁਨ ਮਰਦਾਨੇ ਬੈਨ ਅਲਾਯਾ। 

“ਜੁਗ ਮਹਿਂ ਨਾਨਕ ਤਪਾ ਕਹਾਯਾ। 
ਬੇਸ ਉਦਾਸ' ਸਰੀਰ ਬਿਰਾਜੈ। 
ਜਿਨਕੇ _ ਦਰਸ਼ਨ _ਕਲਿਮਲ _ ਭਾਜੈ ? 
॥੨੦॥ 

ਦਹਰਾ : 

ਝੰਡਾ ਰਿਦੈ ਵਿਚਾਰਿਹੀ, 

-ਕੋ ਅਤੀਤ ਸ਼ੁਭ ਹੋਇ। 

ਅਸਨ ਕਰਨ ਆਇਸੁ ਦਈ, 

ਸਦਨ ਅੰਗਨਾ' ਜੋਇ ॥੨੧॥ 
ਚੌਪਈ: 
ਇੰਦੂਸੈਨ ਨਿਜ ਸਦਨ ਸਿਧਾਰਾ। 


865 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 866 


ਝੰਡਾ ਉਪਬਨ!' ਵਿਖੈ ਪਧਾਰਾ। 

ਪੁਸ਼ਪ ਮਧੁਰ ਫਲ ਤਿਹ ਤੇ ਆਨੇ। 

ਦੇਖਿ ਬਚਨ ਭਾਖੇ ਮਰਦਾਨੇ ॥ ੨੨॥ 

“ਹੁਤੋ ਕੌਨ ਆਇ ਜੁ ਮਮ ਸੰਗਾ। 

ਸ਼ੁਭ ਸੁਭਾਇ ਜਨੁ ਰੁਚਿਰ ਅਨੰਗਾ!। __ 'ਕਾਮਦੇਵ ਵਾਂਡੂ ਸੁਹਣਾ। 
ਮੁਝ ਕੋ ਤੁਮਰੇ ਧਾਮ ਲਿਆਵਾ। 

ਮਧੁਰ ਗਿਰਾ ਕਹਿ ਸੁਖ ਉਪਜਾਵਾ” 

॥੨੩॥ 

ਝੰਡਾ ਕਹੈ “ਨਗਰ ਨ੍ਰਿਪ ਜੋਊ। 

ਯਾਂ ਕੋ ਮਾਤੁਲ' ਲਾਗਹਿ ਸੋਊ। 'ਉਸ ਦਾ ਮਾਮਾ। 
ਮੁਝ ਸੋ ਪੀਤਿ ਕਰਹਿ ਅਧਿਕਾਈ। 

ਕਰਤਿ ਭਗਤਿ ਹੋਵਤਿ ਇਕ ਥਾਈਂ 

॥੨੪॥ 

ਪ੍ਰਭੁ ਕੋ ਸੁਜਸੁ ਗਾਇ ਕਰਿ ਪੁਮਾ। 

ਹੈ ਇਕਾਂਤ, ਇਹ ਹਮਰੋ ਨੇਮਾ। 

ਕਰ ਵਿਚਾਰ ਆਤਮ ਅਭਿਆਸਾ। 





ਉਰ ਮਧ ਬ੍ਰਿੱਧਹਿ!' ਅਧਿਕ ਹੁਲਾਸਾ” 'ਵਧਦਾ ਹੈ। 
॥੨੫॥ 


॥੨੬॥ 

ਅਬ ਜੇ ਭਯੋ ਤਯਾਰ ਅਹਾਰਾ। 

ਲੇ ਕਰਿ ਚਲਹੁ ਨ ਕਰਹੁ ਅਵਾਰਾ। ? 
ਸੁਨਿ ਕਰਿ ਝੰਡਾ ਭਯੋ ਤਯਾਰਾ। 

ਲੇ ਭੋਜਨ ਕੋ ਵਹਿਰ ਪਧਾਰਾ ॥੨੭॥ 
ਅਸਨ ਚੰਗੇਰ ਸੀਸ ਪਰਿ ਧਰਿ ਕੇ। 
ਗਮਨਜਯੋ ਤਿਹ ਕੋ ਅੱਗੂਜ ਕਰਿ ਕੇ। 
ਮਾਰਗ ਮਹਿ ਤਬ ਬੂਝਨ ਲਾਗਾ। 
“ਕਿਹਿ ਬੋਲੀ ਸੋ ਇਨ ਅਨੁਰਾਗਾ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 867 





॥੨੮॥ 

ਸੁਨਿ ਕਰਿ ਬੈਨ ਭਨੇ ਮਰਦਾਨੇ। 
“ਕਰਹੁ ਨਾਮ -ਕਰਤਾਰ- ਬਖਾਨੇ। ” 
ਜਹਿੰ ਬੈਸੇ ਬੇਦੀ ਕੁਲਦੀਪਾ। 

ਕਹਿਤਿ ਪਰਸਪਰ _ ਗਏ _ ਸਮੀਪਾ 
॥੨੯॥ 


<< 


ਦਹਰਾ : 

'ਸ਼ੀ ਕਰਤਾਰ, ਕਰਤਾਰ ਜੀ”, ਉਚਰ੍ਯੋ 

ਝੰਡੇ ਜਾਇ। 

ਧਰਿ ਅਹਾਰ ਆਗੈ ਰੁਚਿਰ, ਢਿਗ 

ਬੈਠਯੋ ਹਰਖਾਇ ॥ ੩੦॥ 

ਸ਼ੀ ਨਾਨਕ _ਬੂਝਨ ਕਰਯੋ, “ਝੰਡੇ 

ਸੁਨੀਏ ਸ਼੍ਰੋਨ। 

ਕਿਹ ਤੇ ਆਨਯੋ ਅਸਨ ਕੋ, ਕਾਜ 
ਤੁਮਾਰੋ ਕੌਨ?” ॥੩੧॥ 
“ਪਰਮੇਸ਼ੁਰ ਭੇਜਾ ਤੁਮੈਂ, ਕਰਿ ਆਨਯੋ _'ਭੋਜਨ ਤਿਆਰ ਕਰਕੇ ਤੁਸਾਂ ਪਾਸ ਮੈ' ਆਂਦਾ ਹੈ। 
ਮੈ ਪਾਸਾਂ। 

ਅਸਨ ਅਚਹੁ ਅਬ ਸੰਤ ਜੀ! ਪੂਰਨ 

ਕੀਜੈ ਆਸ” ॥੩੨॥ 

ਚੌਪਈ: 

ਸੁਨਿ ਸ਼੍ਰੀ ਮੁਖ ਤੇ ਬਚਨ ਬਖਾਨੇ। 
“ਪਰਮੇਸ਼ੁਰ ਕੋ ਸਕਹੁ ਪਛਾਨੇ ? 

ਜਿਹ ਕੋ ਮੁਨਿ ਜਨ ਖੋਜਨ ਕਰਿਹੀਂ। 

-ਨੇਤਿ ਨੇਤਿ- ਮੁਖ ਬਹੁਰ ਉਚਰਿਹੀਂ” 
॥੩੩॥ 

“ਸੁਨਹੁ ਸੰਤ ਜੀ! ਮਿਲ ਗੁਨ ਗਾਵਹਿਂ। 

ਖੋਜਨ ਹਿਤ ਅਭਿਲਾਖ ਵਧਾਵਹਿਂ। 

ਹਮ ਕੋ ਮਿਲਹਿ ਜਬਹਿ ਗੁਰ ਪੂਰਾ। 

ਸੋ ਲਖਵਾਇ ਆਤਮਾ ਰੂਰਾ ॥੩੪॥ 

ਸ਼ੀ ਨਾਨਕ ਤਬ ਬਚਨ ਉਚਾਰਾ। 

“ਕਿਹ ਕੀ' ਸੰਗਤਿ ਮੇਲ ਤੁਮਾਰਾ?” __ 'ਕਿਸਦੀ। 
ਝੰਡਾ ਕਹੈ “ਭੂਪ ਭਗਨੀਸੁਤਾ। 'ਰਾਜੇ ਦਾ ਭਣੇਵਾਂ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 868 


ਭਗਤਿ ਕਰਹਿ' ਮਿਲ ਕੇ ਤਿਹ ਸੰਜੁਤ” 

॥੩੫॥ 

ਸ਼ੀ ਗੁਰ ਭਨੈ “ਅਸਨ ਜੋ ਆਨਾ। 

ਯਾਂ ਕੋ ਕਰਹੁ ਪੰਚ ਇਸਥਾਨਾ'। 

ਏਕ ਭਾਗ ਕੋ ਅਸਨ ਜੁ ਹੋਇ। 

ਮਰਦਾਨੇ ਕੋ ਦੀਜਹਿ ਸੋਇ ॥੩੬॥ 

ਇੰਦੂਸੈਨ ਕੋ ਲੇਹੁ" ਬੁਲਾਈ। 

ਭੋਜਨ ਪੁਨ ਤੁਮਾਰ ਹਮ ਖਾਈ। ? 

ਆਇਸੁ ਮਾਨਿ ਕੀਨ ਪੰਚ ਭਾਗਾ। 

ਏਕ ਭਾਗ ਦੇਵਨ ਤਬ ਲਾਗਾ ॥ ੩੭॥ 

ਦਹਰਾ : 

ਨਹਿੰ ਲੇ ਮਰਦਾਨਾ ਕਹੇ “ਤੁਮ ਖਾਵਹੁ 

ਮੈ ਖਾਉਂ'। 

ਗੁਰੁ ਭਨੈ “ਤੁਝ ਭੁਖ ਬਹੁ, ਖਾਵਹੁ _'ਖਾਣਾਂ ਕਰੋ, ਮੋੜੋ ਨਾਂ (ਅ) ਖਾਓ, ਹਥ ਨ ਪਰੇ 
ਕਰਿ ਨ ਹਟਾਉ”” ॥੩੮॥ ਕਰੋ। 

ਚੌਪਈ: 

ਸੁਨਿ ਬਚ ਅਚਯੋ ਅਸਨ ਮਰਦਾਨੇ। 
ਔਰ ਧਰਾ ਸਭਿ ਤਿਸਹਿ ਸਥਾਨੇ। 
ਝੰਡਾ ਗਯੋ ਬੁਲਾਵਨ ਤਾਂ ਕੋ। 

॥੩੯॥ 
ਇੰਦੂਸੈਨ ਤਬ ਉਪਬਨ ਬੈਸਾ। 

ਤਿਹ ਸੋ ਬਚਨ ਉਚਾਰਯੋ ਐਸਾ। 
“ਕਰਹਿ ਹੇਤੁ ਜਿਹ ਗਜਾਨ ਧਿਆਨਾ। 
ਮਿਲਾ ਸੰਤ ਪੂਰਨ ਗਤਿਦਾਨਾ! ॥੪੦॥ _'ਮੁਕਤੀ ਦਾਤਾ। 
ਚਲਹੁ ਬੁਲਾਵਤਿ ਅਬ ਤਹਿ ਪਾਹੀ!। __ 'ਪਾਸ। 
ਤੁਮ ਬਿਨ ਅਸਨ ਅਚਤਿ ਸੋ ਨਾਂਹੀ। ? 

ਸੁਨਿ ਕਰਿ ਇੰਦੁਸੈਨ ਹਰਖਾਨਾ। 

ਜਨੁ ਪਯਾਸੇ ਕੋ ਸੁਧਾ ਮਿਲਾਨਾ ॥੪੧॥ 
ਉਠਿ ਕਰਿ ਗਮਨਯੋ ਤੂਰਨ ਸੰਗਾ। 

ਜਿਨ ਕੇ ਮਨ ਬਹੁ ਪੁੋਮ ਉਮੰਗਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਹਿਂ ਰਾਜਤਿ ਬੇਦੀ ਕੁਲਟੀਕਾ। 

ਆਨਿ ਤਹਾਂ ਕਿਯ ਦਰਸ਼ਨ ਨੀਕਾ 
॥੪੨॥ 

ਪਦ ਅਰਬਿੰਦ ਬੰਦਨਾ ਕਰਿ ਕੈ। 
ਬੈਠਯੋ ਨਿਕਟਿ ਭਾਉ ਉਰਿ ਧਰਿ ਕੈ। 
ਬੋਲੇ ਕਰਤਿ ਬੇਨਤੀ ਦੋਊ। 

ਜਿਨ ਕੇ ਰਿਦੈ ਬਿਕਾਰ ਨ ਕੋਊ 
॥੪੩॥ 

“ਜੇ ਕਰਿ ਤੁਮ ਹਹੁ ਗਯਾਨ ਸੰਪੂਰਨ। 
ਨਿਜ ਉਪਦੇਸ਼ ਦੀਜੀਏ ਤੂਰਨ। 

ਬਹੁਤ ਦਿਨਨ ਕੀ ਹਮ ਉਰ ਚਾਹੂ। 
ਕਰਹੁ ਦ੍ਰੈਤ ਸਭਿ ਉਰ ਤੇ ਦਾਹੂ 
॥੪੪॥ 

ਗਯਾਨਾਨੰਦ ਦਾਨ ਕੋ ਦੀਜੈ। 

ਹਮ ਪਰ ਸੰਤ ਕ੍ਰਿਪਾਲ ਪੁਸੀਜੈ। 
ਕੋਟਕ ਜਨਮ ਬਿਤੀਤੇ ਭੂਲੇ। 

ਨਿਜ ਸਰੂਪ ਤੇ ਭੇ ਪਰਤਿਕੂਲੇ ॥੪੫॥ 
ਸੋ ਸਰੂਪ ਅਬ ਦੇਹੁ ਦਿਖਾਈ। 

ਜਾਂ ਮੈ ਕਬਹੁ ਨ ਆਵਨ ਜਾਈ। 

ਹਰਖ ਸ਼ੋਕ ਕੈ" ਦੁੰਦ ਬਿਹੀਨਾ। 

ਜੋ ਕਿਹ ਮਲ ਤੇ ਹੈ ਨ ਮਲੀਨਾ” 
॥੪੬॥ 

ਸੁਨਿ ਕਰਿ ਬਿਨੈ ਦੀਨ ਦੁਖ ਗੰਜਨ। 
ਬੋਲੇ ਹੇਤੁ ਭਗਤ ਭੂਮ ਭੰਜਨਾ। 

(ਗੁਰੂ ਜੀ ਵਲੋਂ ਗਿਆਨ ਉਪਦੇਸ਼) 
“ਗਯਾਨਾਨੰਦ ਮੈ” ਚਹੋ ਜਿ ਮਗਨਾ”। 
ਨਿਜ ਸਰੂਪ ਕੀ ਲਿਵ ਕੋ _ਲਗਨਾ 
॥੪੭॥ 

ਤੋ ਪੁਥਮੈ ਗੁਰ ਦਛਨਾ ਦੀਜੈ। 

ਪਾਛੇ ਸ਼ੂਵਨ ਗਯਾਨ ਕੋ ਕੀਜੈ। 

ਲਖਨੋ ਜਗਤ ਅਸੱਤਿ' ਸਭਿ ਸਾਰੋ। 





869 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 870 





ਯਾਂ ਤੇ ਸਭਿ ਹਮ ਕੋ ਦੈ ਡਾਰੋ ॥੪੮॥ 
ਸੱਤਿ ਵਿਚਾਰ ਵਿਰਾਗ ਜਿ ਆਹੀ। 
ਆਦਿ ਉਦਾਰ' ਸੁ ਗੁਨ ਜਿਸ ਮਾਂਹੀ। 


ਤਾਂ ਕੋ ਸਹਿਜ ਸੁਭਾਇਕ ਗਜਯਾਨਾ। 

ਹੈ ਆਵਤਿ ਹੈ, ਅਨੰਦ _ਮਹਾਨਾ 

॥੪੯॥ 

ਜਿਨ ਮਹਿ ਇਹ ਗੁਨ ਪਾਯਤਿ ਨਾਂਹੀ। 

ਚਹੈ' ਕਿ ਗਜਾਨ ਹੋਇ ਉਰ ਮਾਂਹੀ। 

ਤਿਨ ਕੋ ਕਰਨੋਂ ਲਖਹੁ ਅਕਾਰਥ। 

ਸਦਹੀ _ਲੌਪਟ ਜਗਤ ਪਦਾਰਥ! ਓਹ ਜਗਤ ਦੇ ਪਦਾਰਥਾਂ ਵਿਚ ਲੈਪਟ ਹਨ। 


॥੫੦॥ 

ਤਾਂ ਤੇ ਤੁਮਰੋ ਪਰਖਨ ਕਰਿ ਕੈ। 
ਬਹੁਰੋ ਦੇ' ਉਪਦੇਸ਼ ਬਿਚਰਿ ਕੈ”। 
ਹੋਹੁ ਉਦਾਰ ਤੌ ਦੀਜੈ ਸਭਿ ਹੀ। 

ਹੈ ਹੈ ਗਯਾਨ ਪਰਾਪਤਿ ਤਬ ਹੀ” 


॥੫੧॥ 

ਕਹਿਨ ਲਗੇ “ਹਮਰਾ ਧਨ ਧਾਨਾ'। 

"ਧਨ ਮਾਲ। ਧਨ ਧਾਨ, ਵੇਦਕ ਸਮੇ” ਦਾ ਮੁਹਾਵਰਾ ਹੈ। ਜਦੋ ਹਿੰਦ ਵਿਚ ਵਡਕੇ ਆਏ ਸਨ ਤਾਂ 
ਪਹਿਲਾਂ ਧਨ-ਗਊਆਂ ਸਨ, ਕਿਉਂਕਿ ਓਹ ਗੁਆਲੇ ਸਨ, ਫੇਰ ਖੇਤੀ ਟੁਰੀ ਤਾਂ ਧਨ ਹੋ ਗਿਆ- 
ਧਾਨ=ਝੋਨਾ ਯਾ ਚਾਵਲ। ਇਹ ਮੁਹਾਵਰਾ ਧਨ ਧਾਨ ਤਦੋਂ ਦਾ ਹੈ। 

ਸਦਨ ਸਹਿਤ ਤੁਮ ਚਰਨ ਚਢਾਨਾ। 

ਹਮ ਨਹਿੰ ਗੁਹਨਿ ਕਰਹਿਂ ਅਬ ਕੋਊ। 

ਜੋ ਸਰਬੰਸ ਹੁਤੋ ਦਿਯ ਸੋਊ” ॥੫੨॥ 

(ਧਨ ਧਾਨ ਅਰਪਨ) 

ਪੁਨ ਬੋਲੇ ਸ਼ੀ ਮੁਖ ਸੁਖ ਰਾਸਾ। 

“ਅਬ ਕਯਾ ਰਹਯੋ ਤੁਮਾਰੇ ਪਾਸੇ। ? 

ਕਰਿ ਵਿਚਾਰ ਉੱਤਰ ਕਹਿ ਧੀਰਾ। 

“ਹਮਰੇ _ਢਿਗ ਅਬ _ਏਕ ਸਰੀਰਾ 

॥੫੩॥ 

ਔਰ ਨਹੀਂ ਕੋ ਵਸਤੁ ਸਮੀਪਾ। ? 

ਪੁਨ ਬੋਲੇ ਬੇਦੀ ਕੁਲਦੀਪਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਕਰਿ ਵਿਚਾਰ ਦੇਖਹੁ ਮਨ ਮਾਂਹੀ। 

ਇਸਥਿਰ ਸਦਾ ਸਰੀਰ ਸੁ ਨਾਂਹੀ 
॥੫੪॥ 

ਯਾਂ ਤੇ ਕਰਹੁ ਸਮਰਪਨ ਏਹੋ”। 

ਪਾਛੇ ਸ਼ੂਵਨ ਗਯਾਨ ਕਰਿ ਲੇਹੋ। ` 

ਦੋਨੋਂ ਆਇਸੁ ਮਾਨਿ ਸਧੀਰਾ'। 

ਗੁਰੂ ਪਗ _ਦਿਯੋ _ਸਮਰਪ! ਸਰੀਰਾ 
॥੫੫॥ 

(ਸਰੀਰ ਅਰਪਨ) 

“ਅਬ ਕਯਾ ਰਹਜੋ ਤੁਮਾਰੇ ਪਾਸੂ ? 

ਦੇਹੁ ਬਤਾਇ ਬਚਨ ਕਹਿ ਆਸੂ'। ” 'ਛੇਤੀ। 
ਸੁਨਿ ਕਰਿ ਦੋਨੋ ਬੈਨ ਅਲਾਵਾ। 

“ਅਬ _ ਤੌ _ ਅੰਤਹਕਰਨ! _ਰਹਾਵਾ 'ਮੁਰਾਦ ਹੈ ਮਨ, ਬੁਧਿ, ਚਿਤ, ਅਹੰ। 
॥੫੬॥ 

ਯਾਂ ਤੇ ਦੂਜੀ ਵਸਤੁ ਨ ਕੋਈ। 

ਹੁਤੀ ਜੁ ਹਮ ਢਿਗ ਭਾਖੀ ਸੋਈ। ? 





ਸੀ ਗੁਰੂ ਬੋਲੇ ਬਹੁਰ ਪੁਬੀਨਾ। 
“ਯਹਿ ਭੀ ਪੰਚ ਤੱਤ ਨੈ ਕੀਨਾ 


॥੫੭॥ 

ਜਾਂ ਕੋ ਕਾਰਨ ਹੋਇ ਅਸੱਤਯ। 

ਸੋ ਕਾਰਜ ਨਹਿ ਪਿਖਿਯਤਿ' ਸੱਤਯ?। __'ਦਿਖੀਂਦਾ। 'ਸੱਚਾ। 
ਤਾਂਤੇ ਅੰਤਹਿਕਰਣ ਜੁ ਥਾਰੋ”। /ਤੁਹਾਡਾ ਹੈ। 
ਸੋ ਅਬ ਦੇ ਕਰਿ ਰਿਦੈ ਬਿਸਾਰੋਂ 

॥੫੮॥ 

ਪੁਨ ਤੁਮ ਗਯਾਨਾਨੌਦ ਸਮਾਵਹੁ। 

ਸੰਸੈ ਹੋਇ ਜੁ ਹਮਹਿੰ ਬਤਾਵਹੁ। ? 

ਅਸ ਪੁਕਾਰ ਜਬ ਗੁਰ ਨੈ ਬਰਨਾ। 

ਅੰਤਹਿਕਰਨ __ਸਮਰਪਜਯੋ __ ਚਰਨਾ 

॥੫੯॥ 

(ਅੰਤਹਕਰਨ ਅਰਪਨ) 

ਜਬ ਧਨ ਤਨ ਮਨ ਦੀਨ ਚਢਾਈ। 

ਨਾਨਕ ਜੀ ਤਬ ਗਿਰਾ ਅਲਾਈ। 


871 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





“ਜੋ ਸੰਸਾ ਅਬ ਤੁਮ ਉਰ ਮਾਂਹੀ। 
ਕਹਹੁ _ਲੇਉ, ਉਤਰ ਸਭਿ ਤਾਂਹੀ” 
॥੬੦॥ 

ਤਬ ਸੰਕਲਪ ਉਠਾਵਾ ਦੋਊ। 

-ਜੋ ਸੰਸੈ ਹੁਇ ਭਾਖਹਿਂ ਸੋਊ। 

ਗੁਰੂ ਭਨੈ “ਸੰਕਲਪਹਿ-ਜੋਊ। 
(ਸੰਕਲਪ ਮਨ ਦਾ ਧਰਮ) 

ਮਨ ਕੋ ਧਰਮ ਜਾਨਿਯੇ ਸੋਊ ॥੬੧॥ 
ਮਨ ਤੋ ਹਮਹਿਂ ਸਮਰਪਨ ਕੀਨੋ। 

ਨਿਜ ਕਾਰਜ ਹਿਤ ਕਿਉਂ ਪੁਨ ਲੀਨੋ। 
ਗੁਰੂ ਕੋ ਭੇਟ ਦੇਯ ਵਥੁ” ਜੋ ਜਨ। 

ਪੁਨ ਤਿਹ ਸੰਗ ਨ ਕਛੂ ਪਰੋਜਨ' 
॥੬੨॥ 

ਨਹਿਂ ਸੰਕਲਪ ਉਠਾਵਹੁ ਕੋਊ। ' 
-ਨਿਸ਼ਚੇ-ਕਰਨ ਲਗੇ ਪੁਨ ਦੋਊ। 
-ਯਹ ਤੌ ਸੱਤਿ ਬਚਨ ਸੁਖਕਰ ਕੋ?। 
ਮਨ ਹਮ ਕੀਨ ਸਮਰਪਨ ਗੁਰ ਕੋ- 
॥੬੩॥ 

ਲਖਿ ਤਿਨ ਉਰ ਕੀ ਪੰਕਜ ਨੈਨਾ। 
ਸ਼ੀ ਮੁਖ ਤੇ ਇਵ ਉਚਰੇ ਬੈਨਾ। 

“ਅਬ ਤੁਮ -ਨਿਸ਼ਚਾ- ਧਾਰਤਿ ਜੋਊ। 
(ਨਿਸ਼ਚਾ ਬੁੱਧ ਦਾ ਧਰਮ) 

ਯਹ ਤੋ ਧਰਮ ਬੁਧਿ ਕੋ ਹੋਊ ॥੬੪॥ 
ਸੋ ਦੀਨੀ ਗੁਰ ਦੱਛਨ ਮਾਂਹੀ। 

ਅਬ ਤੁਮ ਧਰਮ _ਗਹਹੁ ਤਿਹ!” 'ਉਸਦਾ। “ਕੀਕੂੰ। 'ਪਾ:-ਗਹਉ ਕਹਿ। 
ਕਾਹੀ?? 

“ਸੁਨਿ ਇਵ ਦੋਨੋ -ਚਿਤਵਨ- ਲਾਗੇ। 
ਜਿਨ ਕੇ ਵਡੇ ਭਾਗ ਜਗ ਜਾਗੇ ॥ ੬੫॥ 
ਪੁਨਿ ਗੁਰ ਕਹੈ “ਜੁ _-ਚਿਤਵਨ- 
ਧਾਰੀ। 

ਯਹੀ ਧਰਮ ਹੈ ਚਿੱਤ, ਮਝਾਰੀ। 
(ਚਿਤਵਨਾ ਚਿੱਤ ਦਾ ਧਰਮ) 


872 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 873 





ਸੋ ਭੀ ਹਮ ਕੋ ਤੁਮਨੈ ਦੀਨੋ। 

ਕਿਉ” ਅਬ ਉਰ ਮੈ ਚਿਤਵਨ ਕੀਨੋ ?? 
॥੬੬॥ 

ਬਹੁਰਿ ਵਿਚਾਰਤਿ-ਹਉੱਮੈ-ਦੋਊ। 
ਮਨ, ਬੁਧਿ, ਚਿਤ, ਅਰਪੇ ਹਮ ਸੋਊ-। 
(ਹਉਮੈ ਅਹੰਕਾਰ ਦਾ ਧਰਮ) 

ਭਨਤਿ ਗੁਰੂ - “ਹਉਮੈਂ- ਤੁਮ ਕੀਨੀ। 
ਸੋ ਤੋ ਹਮ ਕੋ ਪੂਰਬ ਦੀਨੀ ॥੬੭॥ 
ਅੰਤਹਿਕਰਣ ਸਰੂਪ ਸੁ ਚਾਰੋ। 

ਸੋ ਦੇ ਡਾਰੇ, ਰਿਦੈ ਬਿਸਾਰੋ। 

ਇਨ ਤੇ ਪਰੇ ਜੁ ਹੂ ਸੰਦੇਹੂ। 

ਕਹੁ ਹਮ' ਸੋ ਉੱਤਰ ਅਬ ਲੇਹੂ ” 
॥੬੮॥ 

ਇਸ ਪੁਕਾਰ ਕੇ ਸੁਨਿ ਕਰਿ ਬੈਨਾ। 
ਕਰਹਿ ਵਿਚਾਰ ਜੁ ਇੰਦੁਹਿ ਸੈਨਾ। 
ਬੈਠੇ ਤਬ ਹੀ ਲਗੀ ਸਮਾਧਾ। 

ਪਿਖਯੋ _-ਆਤਮਾ ਰੂਪ- _ਅਬਾਧਾ!” 'ਅਪਾਰ, ਅਵਿਛਿੰਨ (ਅ) ਅਵਿਨਾਸ਼ੀ। 
॥੬੯॥ 

ਇਸ ਬਿਧਿ ਦੇ ਤਿਨ ਕੋ ਉਪਦੇਸ਼ਾ। 
ਬੋਲੇ ਬਹੁਰ ਬਚਨ ਜਗਤੇਸ਼ਾ। 

“ਅਬ ਇਹ ਕੀਜੈ ਖਾਨ ਅਹਾਰਾ। ? 
ਮੈਂ! ਆਇਸੁ ਕੌ ਪਾਇ ਵੁਤਾਰਾ 
॥੭੦॥ 

ਸ਼ੀ ਗੁਰੁ ਤਬ ਨਿਜ ਕਰ ਮਹਿਂ ਲੀਨੋ। 
ਭਗਤ ਜਾਨਿ ਨਿਜ ਅਚਵਨ ਕੀਨੋ। 
ਨੀਕੋ ਸੰਤ ਹੋਇ ਜਿਹ ਥਾਈਂ। 

ਤਿਹ ਠਾਂ ਪੁਭੁ ਜੀ ਭੋਜਨ ਖਾਈ 
॥੭੧॥ 

ਨਾਤੁਰ ਪੌਨ ਅਹਾਰੀ' ਰਹਿਹੀਂ। 

ਜੋ ਕਿੰਕਰ ਕੇ ਕਲਮਲ ਦਹਿਹੀਂ। 
ਅਚਵਯੋ ਅਰਧ ਅਸਨ ਗੁਰੂ ਜਬ ਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 874 


ਪੁਨ ਝੰਡੇ ਕੋ ਦੀਨੋ ਤਬ ਹੀ ॥ ੭੨॥ 

ਦਹਰਾ; 

ਹਿਤ ਕਰਿ ਕੀਨੋ ਖਾਨ ਤਿਨ, 

ਖੁਲ੍ਹ ਗੇ ਬਿਕਟ' ਕਪਾਟ। 'ਕਠਨ। 
ਭਰਮ ਮੋਹ ਕੋ ਨਸ਼ਟ ਕਿਯ, 

ਦਰੈਤਹਿ' ਸਾਂਕਰ” ਕਾਟ” ॥ ੭੩॥ '੍ਰੈਤ ਦੇ। 'ਸੰਗਲ। “ਕੱਟੇ ਗਏ। 
ਚੌਪਈ: 

ਟਿਕ ਗੀ ਬ੍ਰਿੱਤਿ, ਸਮਾਧਿ ਲਗਾਈ। 

ਭਯੋ ਬਿਦੇਹਿ ਨ ਸੁਧ ਤਨ ਕਾਈ। 

ਦੋਨੋ' ਬੈਠੇ ਹੋਇ ਅਡੋਲਾ। 

ਸੁਖ ਆਤਮ ਕੋ ਪਾਇ ਅਮੋਲਾ 





॥੭੪॥ 

ਤੀਨ ਪਹਿਰ ਬੀਤੇ ਇਸ ਭਾਂਤੀ। 
ਰਹਿਗੀ ਏਕ ਜਾਮ ਜਬ ਰਾਤੀ। 
ਉਠਿ ਕਰਿ ਕੀਨੋ ਗੁਰੂ ਇਸ਼ਨਾਨਾ। 
ਬਹੁਰੋ ਸ਼ੀ ਸੂਰਜ ਪ੍ਰਗਟਾਨਾ ॥ ੭੫॥ 


ਤਿਨਹਿਂ ਬੁਲਾਇ ਸਮਾਧਿ ਛੁਟਾਈ। 

ਮ੍ਰਿਦੁਲ ਗਿਰਾ ਬੋਲੇ ਜਗ ਸਾਈਂ। 

“ਇੰਦੂਸੈਨ ਮੰਜੀ ਅਬ ਲੀਜੈ। 

ਇੰਦ੍ੂਸੈਨ ਨੂੰ ਮੰਜੀ ਬਖਸ਼ਣ ਲੌਂਗੇ) 

ਪੁਰਿ ਕੋ ਗੁਰੁ ਹੈ ਰਹਨਿ ਕਰੀਜੈ 

॥੭੬॥ 

ਹਾਥ ਬੰਦਿ ਦੂੈ ਬਿਨੈ ਬਖਾਨੀ। 

“ਭੋ ਕਰਤਾਰ ਰੂਪ ਗੁਨਖਾਨੀ ! 

ਅਬ ਮੁਝ ਰਹੀ ਨ ਲਾਲਸ ਐਸੀ। 

ਆਇਸੁ ਆਪ ਕਰਤਿ ਹੋ ਜੈਸੀ 

॥੭੭॥ 

ਤੀਨ ਕਾਲ ਜਗ ਜਾਨੋ ਨਾਂਹੀ!। ਮੈ ਹੁਣ ਜਗਤ ਨੂੰ ਤਿੰਨ ਕਾਲ ਅਨਹੋਇਆ 
ਜਾਣਦਾ ਹਾਂ। 

ਜਿਉ ਸਯਾਮਤਾ ਕੱਜਲ ਮਾਂਹੀ!। 'ਕਜਲ _ਵਿਚ _ਕਾਲੋ”_ ਵਾਂਡੂ ਸਾਰੇ _ਇਕ 
ਪਰਮਾਤਮਾ। 

ਸਰਬ ਮਈ ਪਰਮਾਤਮ ਏਕਾ। 

ਪਾਵਾ ਤੁਮ ਤੇ ਐਸ ਬਿਬੇਕਾ!? 'ਗਯਾਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੭੮॥ 

ਨਿਸ਼ਚਾ ਦ੍ਰਿੜ ਜਬ ਤਿਨਹਿਂ ਲਖਾਯਾ!। _ 'ਜਣਾਇਆ। 
ਮੰਜੀ ਪਰ ਝੰਡਾ ਬੈਠਾਯਾ। 

(ਝੰਡੇ ਨੂੰ ਮੰਜੀ ਬਖਸ਼ੀ) 

ਸਰਬ ਦੇਸ਼ ਕੋ ਸਤਿਗੁਰੁ ਕਰਿ ਕੈ। 

ਪੁਰਿ ਕੋ ਪਠਾ ਰਜਾਇ ਉਚਰਿ ਕੈ 

॥੭੯॥ 

ਭਈ ਪ੍ਰਗਟਿ ਸਭਿ ਨਗਰ ਮਝਾਰੂ। 

ਮਨੁਜ ਪਰਸਪਰ ਕਰਤਿ ਉਚਾਰੂ। 

“ਹੋਈ ਸੁਧਰਸੈਨ ਸੁਧ ਐਸੇ। 

ਤਪਾ ਸਾਧ ਕੋ! ਬਾਹਰ ਬੈਸੇ: ॥੮੦॥ _ 'ਕੋਈ। “ਬੈਠੇ। 
ਝੰਡੇ ਕੋ ਸਤਿਗੁਰੂ ਬਨਾਯਾ। ' 

ਸੁਨਿ ਨਰੇਸ਼ ਨਰ ਏਕ ਪਠਾਯਾ। 

ਝੰਡਾ ਇੰਦੂਸੈਨ ਤਿੰਹ ਕਾਲਾ। 

ਬੈਠੇ ਦਰਸਹਿਂ ਦੀਨ ਦਯਾਲਾ ॥੮੧॥ 

ਮਾਨਵ ਆਵਤਿ ਵਾਕ ਅਲਾਵਾ। 

“ਕੌਨ ਤਪਾ ਤੁਮ ਵਿਖੈ ਕਹਾਵਾ!? ਕਹਾਂਵਦਾ ਹੈ। 
ਨਾਮ ਅਹੈ ਸ਼ੀ ਨਾਨਕ ਜਾਂ ਕੋ। 

ਨ੍ਿਪਤ ਬੁਲਾਵਤਿ ਹੈ ਅਬ ਤਾਂ ਕੋ” 

॥੮੨॥ 

ਇੰਦੂਸੈਨ ਬੋਲਯੋ ਤਿਹ ਸਾਥਾ। 

“ਮੈ ਅਬ ਚਲੋ” ਨਿਕਟਿ ਨਰ ਨਾਥਾ। 

ਤਿਹ ਕੋ ਸਭਿ ਬਿਧਿ ਕਹਿ ਸਮਝਾਊਂ'। 

॥੮੩॥ 

ਸ਼ੀ ਗੁਰ ਭਨੈ “ਉਠਯੋ ਤੂੰ ਕੈਸੇ। 

ਰਹਹੁ ਨਚਿੰਤ ਇਹਾਂ ਢਿਗ ਬੈਸੇ। ? 
ਇੰਦੂਸੈਨ ਤਬ ਬਚਨ ਉਚਾਰਾ। 

“ਹੇ ਪੁਭੁ ਸੁਨਹੁ ਮੁਕੰਦ ਉਦਾਰਾ! 

॥੮੪॥ 

ਭੂਪਤਿ ਮਾਤੁਲ ਲਾਗਤਿ ਹਮਰਾ। 


875 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 876 


ਭੇਦ ਨ ਜਾਨ ਸਕਹਿ ਸੋ ਤੁਮਰਾ। 
ਆਇਸੁ ਦੀਜੈ ਤਿਹ ਸਮਝਾਊ। 

ਜਯੋ_ ਹੂੰ ਭਲਾ ਸੁ ਰੀਤਿ ਬਤਾਊਂ” 
॥੮੫॥ 

ਦੋਹਰਾ: 

ਲੇ ਰਜਾਇ ਨ੍ਰਿਪ ਢਿਗ ਗਯੋ, 

ਮਿਲਿ ਅਸ ਬਚਨ ਉਚਾਰ। 

'ਸ਼ਰਨ ਗਹਉ ਤਿਹ ਸੰਤ ਕੀ, 

ਲਖਿ ਸਰੂਪ ਕਰਤਾਰ ॥ ੮੬॥ 

ਚੌਪਈ: 

ਉੱਨੇ ਭਰੇ ਭਰੇ ਕਰਿ ਊਨੇ। 

ਉਜਰ' ਬਸਾਇ, ਬਸੇ ਕਰਿ ਸ਼ੂਨੇ”। /ਉਜੜੇ। “ਖਾਲੀ। 
ਲਘੁ ਤੇ ਬਡ, ਬਡ ਤੇ ਲਘੁ ਛਿਨ ਮੈਂ'। 
ਅਸ ਸਮਰਥ ਸਮਝਹੁ ਨ੍ਰਿਪ! ਮਨ ਮੈ” 





॥੮੭॥ 
ਭੂਪ! ਕਹੈ “ਜਿਹ ਬਿਧਿ ਤੁਮ ਕਹਿਹੋ। 


ਤਿਹ ਬਿਧਿ ਜਾਇ ਸ਼ਰਨ ਮੈ” ਗਹਿਹੋ'। 
ਜਿਹ ਕੀ ਮਹਿਮਾ ਸੁਨਿਯਤਿ ਭਾਰੀ। 
ਦਰਸ _ ਕਰਨ _ਅਭਿਲਾਖ _ਹਮਾਰੀ” 
॥੮੮॥ 
ਇੰਦੂਸੈਨ ਕਹਿ “ਭੇਟਾ ਲੀਜੈ। 

ਅਪਨਾ ਆਪ ਨਿਵਾਰਨ ਕੀਜੈ। 

ਸ਼ੁਭ ਫਲ ਮਧੁਰ ਅਸਨ ਧਰਿ ਆਗੇ। 
ਕਰਹੁ _ਡੰਡੌਤ ਚਰਨ ਜੁਗ ਲਾਗੇ 
॥੮੯॥ 

ਮਾਨੀ ਸੀਖਾਂ ਸੁਸਾ ਕੇ ਸੁਤ ਕੀ”। 'ਸਿੱਖਯਾ। “ਭੈਣ ਦੇ ਪੁੱਤ ਦੀ। 
ਲਖੀ ਰਿਦੈ -ਭਾਖਤਿ ਮਮ ਹਿਤ ਕੀ-। 
ਸੁਣਿ ਭੇਟਾ ਲੇ ਕਰਿ ਸੋ ਆਵਾ। 
ਇੰਦੂਸੈਨ ਜਿਹ ਸੰਗਿ ਸੁਹਾਵਾ ॥੯੦॥ 
ਦਹਰਾ : 

ਪਗ ਨੰਗੇ ਮਨ ਦੀਨ ਹੂੰ , 

ਪੇਮ ਸੰਗ ਤਿਹ ਆਨਿ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 877 





(ਸੁਧਰਸੈਨ ਗੁਰੂ ਜੀ ਦੀ ਸ਼ਰਨ) 

ਧਰ ਪਰ ਦੰਡ ਸਮਾਨ ॥੯੧॥ 'ਡੰਡੇ ਵਾਂਡੂ ਪੈ ਕੇ। 

ਚੌਪਈ: 'ਲੈਮੇ ਪੈ ਕੇ ਨਮਸਕਾਰ। 'ਪ੍ਰੇਮ ਵਿਚ। 

ਕਰਿ ਅਸ਼ਟਾਂਗ' ਚਰਨ ਅਨੁਰਾਗਾ?। 

ਪਰਯੋ ਰਹਯੋ ਉਠਤਿ ਨ ਵਡਭਾਗਾ। 

ਪਿਖਿ ਗੁਰੂ ਦਈ ਪੀਠ' ਪਰ ਥਾਪੀ। __ 'ਪਾ:-ਕੰਡ। 

“ਉਠਹੁ ਭੂਪ ਅਤਿ ਭਾ ਪਰਤਾਪੀ 

॥੯੨॥ 

ਨ੍ਿਪਤਿ ਸਤਾਰਹਿਂ ਤੋਹਿ ਸਮੀਪਾ। 

ਸਭਿ ਕੈ ਭਯੋ ਤੁਹੀ ਅਵਨੀਪਾ'। 'ਰਾਜਾ। 

ਆਨਿ ਕਰਹਿੰਗੇ ਤਵ ਪਦ ਬੰਦਨ। 

ਜੇ ਨ ਆਇ ਚਢਿ ਕਰਹੁ ਨਿਕੰਦਨ' ” "ਇਸ ਪੁਕਾਰ ਦੇ ਵਾਕ ਗੁਰ ਨਾਨਕ ਦੇਵ ਜੀ ਦੀ 

ਰੀ ਬਾਣੀ ਸਿੱਧ ਕਰਦੀ ਹੈ_ਕਿ ਉਨ੍ਹਾਂ ਦੇ ਮੂੰਹੋਂ 
ਨਿਕਲਨੇ ਓਪਰੇ ਹਨ। ਭਾਈ ਬਾਲੇ ਵਾਲੀ ਜਨਮ 
ਸਾਖੀ ਵਿਚ ਭੀ ਇਹ ਵਾਕ ਨਹੀਂ ਹਨ। 


ਪੇਮ ਅਧਿਕ ਜਬ ਤਿਹ ਕਾ ਦੇਖਾ। 


ਦੀਨੋ ਬਰ 'ਹੂੈ ਰਾਜ ਬਿਸ਼ੇਖਾ। ” 
ਸੁਧਰਸੈਨ ਸੁਨਿ ਕਰਿ ਹਰਖਾਨਾ। 
ਸ਼ੀ ਕਰਤਾਰ ਸਮਾਨ ਪਛਾਨਾ ॥ ੯੪॥ 


ਦੋਹਰਾ: 
ਬਿਨੈ ਕਰੀ ਕਰ ਬੰਦਿ ਕੈ, 
ਲੇਯ ਚਲਾ ਨਿਜ ਧਾਮ। 


ਏਕ ਮਾਸ ਤਿਹ ਠਾਂ ਰਹੇ, 

ਪੂਰਨ ਕਿੰਕਰ ਕਾਮ ॥ ੯੫॥ 

ਚੌਪਈ: 

ਸ਼ੀ ਗੁਰ ਭਨੈ' “ਨਰੇਸ਼ ! ਸੁਨੀਜੈ। 

ਝੰਡੇ ਕੀ ਸਮਤਾ ਨਹਿ ਕੀਜੈ। 

ਜੇ ਕਰਿ ਅਪਨ ਭਲਾ ਤੁਮ ਚਹਿਈ। 

ਸਦਾ ਨਮਜਯੋ! ਆਗੈ ਤਿਹ ਰਹਿਈ? 'ਨਿਵਿਆਂ। 
॥੯੬॥ 

ਸਰਬ ਦੇਸ਼ ਸਿੱਖੀ ਪੁਗਟਾਏ। 

ਝੰਡੇ ਅੱਗੂਜ!' ਦਏ ਨਿਵਾਏ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 878 


ਸਿਮਰਨ ਨਾਮ ਦਾਨ ਇਸ਼ਨਾਨਾ। 

ਕਰਹਿਂ ਮਨੁਜ ਨਿਜ ਭਲਾ ਪਛਾਨਾ 

॥੯੭॥ 

ਬਹੁਰ ਚਲਨ ਕੀ ਬਾਤ ਚਲਾਈ। 

ਸੁਨਤਿ ਨ੍ਿਪਤ ਨੇ ਗਿਰਾ ਅਲਾਈ। 

(ਸੁਧਰਸੈਨ ਦੀ ਨਿਮੂਤਾ) 

“ਗਜ ਬਾਜੀ' ਸਭਿ ਰਾਜ ਸਮਾਜਾ। 

ਨਿਜ ਕਰ ਝੰਡੇ ਕੋ ਦਿਹੁ ਆਜਾ 

॥੯੮॥ 

ਮੋ ਕੋ ਲੇਹੁ ਆਪਨੇ ਸਾਥਾ। 

ਰਹਿ ਨ ਸਕੋ ਤੁਮ ਬਿਨ ਜਗਨਾਥਾ ! 

ਮੀਨ ਨੀਰ ਗਤਿ ਸ਼੍ਰੀ ਪਗ' ਸੰਗਾ। ਆਪ ਦੇ) ਚਰਨਾਂ ਨਾਲ ਮੱਛੀ ਪਾਣੀ ਵਾਲੀ 
ਹਾਲਤ ਹੈ। "ਪਾ:-ਮੀਨ ਨੀਰ ਸੰਗਤ ਪਗ। 

“ਅਸ! ਕਹਿਤਜਯੋ ਉਰ ਪਰਮ ਉਮੰਗਾ? 'ਐਸੇ। “ਉਛਲਿਆ। 

॥੯੯॥ 

ਪੁਲਕਾਵਲ ਤਨ ਗਦਗਦ ਬਾਨੀ। 

ਤਿਹ ਛਿਨ ਨ੍ਰਿਪ ਕੀ ਗਤਿ ਬਿਕੁਲਾਨੀ। 

ਦੇਖਿ ਪੁੀਤਿ ਅਸ ਉਰ ਕੀ ਸਾਚੀ। 

ਸ਼ੀ _ਨਾਨਕ ਜੀ __ਗਿਰਾ _ਉਬਾਚੀ” 

॥੧੦੦॥ 

“ਧਰਹੁ ਧਯਾਨ ਨਿਤ ਉਰ ਅਵਨੀਪਾ। 

ਮੈ ਹੋਂ ਤੁਮਰੇ ਸਦਾ ਸਮੀਪਾ। 

ਸੁਚ ਸੋ” ਪੰਚਾਂਮ੍ਰਿਤ ਕਰਿਵਾਵਹੁ। 

ਟਕਾ _ ਰਾਖਿ ਅਰਦਾਸ _ ਅਲਾਵਹੁ 

॥੧੦੧॥ 

ਦੋਹਰਾ: 

ਹਾਜਰ ਹੋਵੇਂ ਆਨਿ ਤਬ, 

ਕਰੌ ਕਾਮਨਾ! ਪੂਰ। ' 'ਇੱਛਾ। 

ਅਸ ਕਹਿ ਬਹੁ ਧੀਰਜ ਦਯੋ, 

ਭੂਪਤਿ ਕੋ ਜਗ ਮੂਰ/ ॥੧੦੨॥ 'ਭਾਵ ਗੁਰੂ ਜੀ ਨੇ। 

ਸਰਬ ਨਗਰ ਕੇ ਨਰ ਮਿਲੇ, 

ਝੰਡੇ ਆਦਿ ਜਿ ਆਨ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 879 





ਤਿਨ ਕੋ ਧੀਰਜ ਦੇ ਗੁਰੂ, 

ਪੁਨ ਕੀਨੋ ਪੁਸਥਾਨ ॥੧੦੩॥ 

ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਸੁਧਰਸੈਨ ਝੰਡੇ ਬਾਢੀ ਕੋ” ਪ੍ਰਸੰਗ 
ਬਰਨਨੰ ਨਾਮ ਤੀਨ ਪੰਚਾਸਮੋ' ਅਧਯਾਯ ॥ ੫੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 880 





੫੪. [ਗੁਰ ਚਰਨ ਮੰਗਲ। ਮਧੁਰਬੈਨ, ਦੇਵਲੂਤ ਰਾਖਸ਼] 
(ਬੁਹਮ ਪੁਰ) ॥੧੦॥ 
(ਮਰਦਾਨੇ ਦੇ ਖਿਝ ਕੇ ਕਹੇ ਬਚਨ) ॥੧੬॥ 
(ਮਿਧੁਰਬੈਨ) ॥੧੭॥ 
(ਜਿਪ, ਤਪ, ਕਰਮ, ਨਾਮ ਬਿਨਾਂ ਨਿਹਫਲ) ॥੩੧॥ 
(ਮਰਦਾਨੇ ਨਾਲ ਬਿਲਾਸ ਦੇ ਬਚਨ) ॥੫੩॥ 
(ਰਾਕਸ਼ਾਂ ਦਾ ਰਾਜਾ) ॥ ੬੫॥ (ਰਾਕਸ਼ ਅੰਨ੍ਹੇ ਹੋਏ) ॥੭੫॥ 
(ਸੱਤ ਵਾਰੀ ਪਰਤਾਵਾ) ॥੮੧॥ (ਦੇਵਲੂਤ) ॥੮੯॥ 
ਦੋਹਰਾ: 
ਸ਼ਾਰਦੂਲ ਸ਼੍ਰੀ ਗੁਰੁ ਚਰਨ, ਸ਼ਰਨ ਪਰਜੋ ਮੈ' ਧਾਇ। 
ਸ਼ਾਰਦੂਲ=ਸ਼ੇਰ। [ਸੰਸ. ਸ਼ਾਰਦੂਲ|। 
ਜੰਬੁਕ ਜਮ ਬਪੁਰਾ ਨਿਬਲ, ਤਾਂ ਕੋ ਕਹਾਂ ਬਸਾਇ ॥੧੧॥ 
ਜੰਬੁਕ=ਗਿਦੜ। [ਸੰਸ. ਜਮਬੁਕ]। ਬਪੁਰਾ=ਵਿਚਾਰਾ, ਗ੍ਰੀਬ। ਬਸਾਇ=ਵਸਹੈ, ਵਸ ਚਲੇ, ਪੇਸ਼ 
ਜਾਵੇ। 


ਅਰਥ: 

ਸ਼ੀ ਗੁਰੂ ਜੀ ਦੇ ਚਰਨ ਸ਼ੇਰ (ਸਮਾਨ ਹਨ), ਮੈ' ਦੌੜ ਕੇ ਉਨ੍ਹਾਂ ਦੀ ਸ਼ਰਨ ਜਾ ਪਿਆ ਹਾਂ, 
(ਹੁਣ ਭਲਾ) ਜਮ ਦਾ, (ਜੋ) ਨਿਰਬਲ ਤੇ ਬਪੁੜਾ ਗਿਦੜ ਹੈ, ਕੀ ਵਸ ਚੱਲੇ। 

ਸ਼ੀ ਬਾਲਾ ਸੰਧੁਰੁ ਵਾਚ ॥ 


ਚੌਪਈ: 

ਸੁਨਹੁ ਕਥਾ ਸ਼੍ਰੀ ਅੰਗਦ ਰੂਰੀ। 

ਸਰਬ ਕਾਮਨਾ ਕਰਹਿ ਜੁ ਪੂਰੀ। 
ਸੁਧਰਸੈਨ ਕੇ ਦੇ ਉਰ ਧੀਰਾ”। 

ਗਮਨੇ ਆਗੇ ਗੁਨੀ ਗਹੀਰਾ ॥੨॥ 
ਚਲੇ ਜਾਹਿ ਸਾਗਰ ਪੈ ਐਸੇ। 

ਬਿਨਾਂ ਪੰਕ ਧਰਨੀ ਪਰ ਜੈਸੇ। 

ਭਨਤਿ ਜਾਤਿ ਸ਼੍ਰੀ ਮੁਖ ਤੇ ਬਚਨਾ। 
ਹਾਸ ਕਰਨ ਦੀ ਜਿਨ ਮਹਿ ਰਚਨਾ 
॥੩॥ 

ਟਾਪੂ ਆਵਾ ਏਕ ਅਗਾਰੀ। 

ਗਮਨ ਕੀਨ ਪੁਨ ਤਾਂਹਿ ਮਝਾਰੀ। 

ਦੋਇ ਕੋਸ ਤੇ ਪੁਰਿ ਇਕ ਦੇਖਾ। 
ਅਤਿ ਸੁੰਦਰ ਜਿਹ ਦੁਰਗ' ਬਿਸ਼ੇਖਾ 'ਫਸੀਲ। 
॥੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 881 


ਤਿਹ ਠਾਂ ਬੈਸਿ ਗਏ ਗਤਿਦਾਨਾ। 

ਨਿਕਟ ਨਗਰ ਨਹਿ' ਕੀਨ ਪਯਾਨਾ। 

ਤੀਨ ਦਿਵਸ ਬੀਤੇ ਉਦਿਆਨਾ'। 

ਤਬ ਮਰਦਾਨੇ ਬਚਨ ਬਖਾਨਾ ॥੫॥ 

“ਆਇਸੁ ਦੇਹੁ ਨਗਰ ਮਹਿ ਜਾਵੇ] 

ਤਿਹ ਬਿਲੋਕਿ ਮੈ' ਤੂਰਣ ਆਵੈਂ'। ” 

ਬੋਲਤਿ ਭੇ ਸ਼੍ਰੀ ਮੁਖ ਬਿਗਸਾਨੇ। 

“ਛੁਧਾ ਲਗੀ ਹੁਇ ਹੈ ਮਰਦਾਨੇ” ॥੬॥ 

ਦਹਰਾ : 

'ਤੁਮ ਕੋ ਭੂਖ ਨ ਬਯਾਪਈ, 

ਤਿਖਾ ਸੱਤਾਇ' ਨ ਕੋਇ। 'ਸਤਾਉਂਦੀ। 

ਮੋ ਕੋ ਆਤੁਰ' ਅਤਿ ਕਰੈ, /ਦੁਖੀ। 

ਕਿਉਂ ਨ੍ਰਿਬਾਹਿ ਹਮ ਹੋਇ' ॥੭॥ ਰਿ ਨਿਬਾਹ ਅਬ 
| 

ਚੌਪਈ: 

ਫਿਰੋ` ਸੰਗ ਤੁਮਰੇ ਹਠ ਕਰਿ ਕੈ। 

ਅਚੌਂ ਅਸਨ ਅਬ ਨਗਰ ਨਿਹਰਿ ਕੈ:। ? 





ਸ਼ੀ ਗੁਰ ਭਨੈ' “ਧਰਹੁ ਸੰਤੋਖੰ। 
ਸ਼ੀ ਕਰਤਾਰ ਕਰੈ ਤਵ ਪੋਖੰ ॥੮॥ 
ਜਤਨ ਕਰਨ ਹਿਤ ਮਨ ਨ ਡੁਲਾਵਹੁ। 
ਪਰਾਲਬਧ ਬੈਠੇ ਹੀ ਪਾਵਹੁ। ? 


ਬੂਝਨ ਲਗਾ ਬਹੁਰ ਮਰਦਾਨਾ। 

“ਕਯਾ _ਇਹ _ਪੁਰਿ ਕੋ ਨਾਮ? 

ਸੁਜਾਨਾ!' ॥੯॥ 

ਸੁਨਿ ਸ਼੍ਰੀ ਗੁਰੁ ਨੈ ਦੀਨ ਬਤਾਈ। 

“ਨਾਮ ਬੁਹਮ ਪੁਰਾਂ ਇਸਹਿ ਅਲਾਈ!। _ 'ਕਹਿੰਦੇ ਹਨ। 

(ਬੂਹਮ ਪੁਰ) 

"ਇਨ੍ਹਾਂ ਅਧਯਾਵਾਂ ਵਿਚੋ ਜਾਪਦਾ ਹੈ ਕਿ ਆਸਾਮ ਦੇਸ਼ ਦਾ ਸੈਲਾ ਹੋ ਰਿਹਾ ਹੈ। ਬੁਹਮਕੁੰਡ ਨਾਮੇ ਦਾ 
ਇਕ ਜਗ੍ਹਾ “ਡਿਬਰੂ ਗੜ੍ਹ ` ਤੋ ਪੂਰਬੋਤ੍ਰ ਵੱਲ ਹੈ, ਹੋ ਸਕਦਾ ਹੈ ਕਿ ਉਸ ਤੋਂ ਮੁਰਾਦ ਹੋਵੇ, ਯਾ 
“ਬੁਹਮਣ ਬੇਰੀਆ” ਤੋਂ ਮੁਰਾਦ ਹੋਵੇ ਜੋ ਟਿਪਰਾ ਪਹਾੜੀਆਂ ਦੇ ਪੱਛੋਂ' ਵੱਲ ਮੇਗਨਾ ਨਦੀ ਦੇ ਲਾਗੇ ਹੈ। 
ਟਾਪੂ ਪਦ ਜ਼ਰੂਰੀ ਨਹੀਂ ਕਿ ਜਜ਼ੀਰੇ ਲਈ ਹੀ ਵਰਤਿਆ ਜਾਵੇ। 

ਜਾਨਹੁ ਬੁਹਮਣ ਭੂਪਤਿ!' ਨਗਰਾ”। 'ਰਾਜਾ। “ਸ਼ਹਿਰ ਦਾ। 

ਕਰਤਿ ਰਾਜ ਇਹ ਟਾਪੂ _ਸਗਰਾ” 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੧੦॥ 

ਕਹਿਤਿ ਪਰਸਪਰ ਅਸ ਬਿਧਿ ਬੈਨਾ। 
ਜੇ ਨਿਜ ਕਿੰਕਰ ਕੇ ਗਤਿ ਦੈਨਾ। 

ਤਿਹ ਛਿਨ ਬ੍ਰਿੰਦ ਮਿਰਗ ਲਘੁ! ਆਏ। 
ਚਕਿਤ' ਬਿਲੋਕਤਿ? ਸ਼੍ਰੋਨ”' ਉਠਾਏ 
॥੧੧॥ 

ਭੈ ਕਰਿ ਭਾਗੇ ਜਾਹਿ ਅਗਾਰੇ। 

ਆਵਤਿ ਸ਼ੂਕਰ' ਬਹੁਰ ਨਿਹਾਰੇ। 
ਬਦਨ! ਰਦਨ? ਛਬਿ ਅਸ ਤਿਹ ਨੌਰੇ। 
ਜਨੁ _ਸ਼ਸ਼ਿ ਗਹੇ ਰਾਹੁ ਬਹੁ ਦੌਰੇ! 
॥੧੨॥ 


ਆਏ ਤਿਨ ਕੇ ਸ੍ਰਾਨ ਪਿਛਾਰੀ। 
ਗਹਨ ਹੇਤ' ਦੌਰੇ ਬਲਧਾਰੀ। 
ਲਏ ਬਾਵਰਾਂ! ਪੁਨ” ਨਰ ਆਏ। 
ਬਹਿਰੀ, ਬਾਜ, _ਸੀਚਾਨ! ਉਡਾਏ 


॥੧੩॥ 
ਜਿਨ ਤੇ ਬਹੁਤ ਬਿਹੰਗ ਗਹਾਏ'। 
ਬਹੁਰ ਸਊਰ'' ਦੁਰਾਵਤਿ” ਆਏ। 


ਤਿਨ ਕੇ ਪਾਛੇ ਹੁਤੋ ਭੁਵਾਲਾ'। 

ਜਾਂ ਕੀ ਸ਼ੋਭਾ ਦਿਪਤ' ਬਿਸਾਲਾ ॥੧੪॥ 
ਜਹਿੰ ਬੈਸੇ ਬੇਦੀ ਕੁਲ ਦੀਪਾ। 

ਸੋ ਚਲਿ ਆਵਾ ਤਬਹਿ ਸਮੀਪਾ। 
ਮਰਦਾਨੇ ਸੋ” ਬੋਲਯੋ ਐਸੇ। 


੮੧) 


ਕੌਨ ਤੁਮ ਕਾਨਨ ਬੈਸੇ ?` 


“ਅਹੋਂ 

॥੧੫॥ 
ਬੈਸਯੋ ਖਿਝਤਿ' ਛੁਧਾ ਜਿਹ ਲਾਗੀ। 
ਨ੍ਹਿਪ ਬੂਝੇ ਤੇ ਰਿਸ! ਪੁਨ ਜਾਗੀ। 

ਕਹਨ ਲਗਜਯੋ “ਲੋਚਨ ਤੁਝ ਸੰਗਾ। 
(ਮਰਦਾਨੇ ਦੇ ਖਿਝ ਕੇ ਕਹੇ ਬਚਨ) 


882 





ਛੋਟੇ। 
/ਹੈਰਾਨੀ ਨਾਲ। “ਦੇਖਦੇ। “ਕੰਨ। 'ਪਾ:-ਕਾਨ। 


'ਸੂਰ। 

'ਮੁੱਖ। “ਦੰਦ। 

ਸੂਰ ਦੌੜੇ ਜਾ ਰਹੇ ਹੈਨ ਉਨ੍ਹਾਂ ਦੇ ਦੰਦ ਚਿੱਟੇ 
ਹੈਨ ਤੇ ਮੂੰਹ ਕਾਲੇ ਹੈਨ ਇਹ ਛਬੀ ਮਾਨੋ” ਐਸੀ 
ਹੈ ਕਿ ਚੰਦਰਮਾਂ ਨੂੰ ਰਾਹੂ ਫੜਕੇ ਦੌੜੇ ਜਾ ਰਹੇ 
ਹਨ। 


'ਫੜਨ ਵਾਸਤੇ। 

'ਜਾਲ। “ਫਿਰ। 

'ਬਹਰੀ, ਬਾਜ, ਸੀਚਾਨ, ਤ੍ਰੈ ਬਾਜ਼ ਦੀ ਕਿਸਮ ਦੇ 
ਸ਼ਿਕਾਰੀ ਪੰਛੀ ਹਨ। 

'ਪੰਛੀ ਫੜਾਏ। 
ਅਸਵਾਰ। 
ਅਸਵਾਰ। 
'ਰਾਜਾ। 


'ਪੁਕਾਸ਼ਦੀ ਹੈ। 


2ਘੌੜੇ) _ਭਜਾਂਵਦੇ। _"ਪਾਠਾਂਤੁ :- 


ਰੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 883 





ਦੇਖਹੁ ਹਮ ਮਾਨੁਖ ਸਰਬੰਗਾ” ॥੧੬॥ 
ਮਧੁਰੰਬੈਨ ਸੁਨਿ ਬੈਨ ਅਲਾਏ। 

(ਮਧੁਰਥੈਨ) 

“ਹੋ ਅਤੀਤ ਤੁਮ? ਦੇਹੁ ਬਤਾਏ। ? 

ਖਿਝਿ ਕੈ ਬਹੁ ਬੋਲਯੋ ਮਰਦਾਨਾ। 

“ਤੁਝ ਕਯਾ ਲੋਚਨ ਸੰਗ ਦਿਖਾਨਾ!?'” 'ਦਿੱਸਦਾ ਹੈ? (ਅ) ਨਹੀਂ ਦਿੱਸਦਾ?। 'ਪਾ:- 
॥੧੭॥ ਦਿਸਾਨਾ। 

ਅਸ ਕਹਿ ਬੰਕ' ਨੈਨ? ਕਰਿ ਹੇਰਾ। 'ਟੇਢੇ। “ਨੇਤੂ। 
ਨ੍ਰਿਪ ਸੋ ਬੋਲਯੋ ਬਚਨ ਨ ਫੇਰਾ। 

ਨੀਚ ਡੀਠ! ਕਰਿ ਬੈਠ ਰਹਾਵਾ। ਨੀਵੀਂ ਨਜ਼ਰ 
ਜਿਹ ਕਿਹ ਕੋ! ਨਹਿੰ ਬੋਲ ਸੁਖਾਵਾ 'ਜਿਸ ਨੂੰ ਕਿਸੇ ਦਾ। 


॥੧੮॥ 

ਸੁਨਿ ਸ਼ੀ ਅੰਗਦ! ਮੈ ਤਬ ਜਾਨੀ। 
ਸ਼ੀ ਨਾਨਕ ਹੈ ਤੂਸ਼ਨ ਠਾਨੀ। 

ਖਿਝਜੋ ਛੁਧਾ ਸੋ ਬਹੁ ਮਰਦਾਨਾ। 

ਯੌ" _ਬਿਚਾਰ _ਮੈ'__ਬਚਨ _ਬਖਾਨਾ 


॥੧੯॥ 

[੨0੨੧੮ 1੬ਜ 

“ਹਮ ਆਏ ਪਰਦੇਸ਼ ਤੇ, 

ਕਿਸਹੂੰ ਸੋਂ ਨ ਪਛਾਨ। 

ਅਵਨੀ' ਸ਼ੁਭ ਇਸਥਾਨ' ` ॥੨੦॥ /ਧਰਤੀ ਦੇ। 'ਪਾ:-ਸ਼ੁਭਾਸ਼ੁਭ ਥਾਨ=ਚੰਗੇ ਮਾੜੇ 
ਥਾ। 

ਚੌਪਈ: /ਹੋ ਚੁਕੀ ਸੀ। 

ਅੱਗੂਜ ਤਹਿਂ ਟਾਪੂ ਸੁਧ ਹੋਈ'। 

-ਏਕ ਤਪਾ ਹੈ ਨਾਨਕ ਕੋਈ। 

ਝੰਡੇ ਕੋ ਸਤਿਗੁਰੂ ਬਨਾਯਾ। 

ਸੁਧਰਸੈਨ _ ਬਹੁ _ ਭੂਪ! _ ਬਧਾਯਾ?- 

॥੨੧॥ 

ਮਧੁਰੰਬੈਨ ਸਮਝੀ ਮਨ ਮਾਂਹੀ। 

-ਸੋਉ ਤਪਾ! ਸੁਨਯੋ ਜਸੁ ਜਾਂਹੀ-। 

ਨਿਸ਼ਚੇ ਕਰਿ ਬੂਝਨ ਕੇ ਕਾਰਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਹੁਰੋ ਕੀਨੋਂ ਬਚਨ ਉਚਾਰਨ ॥ ੨੨॥ 
“ਕੋ ਹੈ ਨਾਮ ਕੌਨ ਤੁਮ ਦੇਸ਼ਾ? 

ਕਹਾਂ ਸਿਧਾਰਹੁ ਕਾਂ ਕੋ ਬੇਸਾ?? 

ਸੁਨਿ ਮੈ ਕਹਯੋ “ਨਾਮ ਮਮ ਬਾਲਾ। 
ਇਹ ਸਰੂਪ ਸ਼ੀ ਨਾਨਕ _ਦਯਾਲਾ 
॥੨੩॥ 


<< 


ਦਹਰਾ : 

ਯਾਂ ਕੋ ਮਰਦਾਨਾ ਅਹੈ, 

ਮੱਦੂ' ਦੇਸ਼ ਹਮ ਧਾਮ। 

ਸੇਵਤਿ ਸ਼੍ਰੀ ਗੁਰੂ ਪਦ ਪਦਮ, 

ਮੁਕਤਿ ਹੋਨ ਕੇ ਕਾਮ” ॥੨੪॥ 

ਚੌਪਈ: 

ਹਰਖਯੋ ਮਧੁਰੰਬੈਨ ਸੁਨਿ ਬੈਨਾ। 

ਨਿਸ਼ਚੇ ਲਖਯੋ ਰਿਦੇ ਗਤਿਦੈਨਾ। 

ਉਤਰ ਤੁਰੰਤ ਜੋਰਿ ਜੁਗ ਹਾਥਾ। 

ਭਯੋ ਦੀਨ ਬੰਦੇ ਜਗ ਨਾਥਾ ॥੨੫॥ 

ਕਿਯੇ ਪ੍ਰੇਮ ਪੁਨ ਬਿਨੈ ਬਖਾਨੀ। 

“ਗਮਨਹੁ ਨਗਰ ਬਿਖੈ ਗੁਨਖਾਨੀ ! 

ਜਹਿੰ ਮੰਦਰ ਬਹੁ ਬਨੇ ਬਚਿੱਤ੍ਹਾ। 

॥੨੬॥ 

ਲੇ ਕਰਿ ਅੰਨ ਬਨਾਇ ਭੰਡਾਰਾ। 

ਅਚਹੁ ਆਪ ਕਰਿ ਮਧੁਰ ਅਹਾਰਾ। 

ਰੰਗ ਅਨੇਕ ਲੇਹੁ ਸੁਠ ਚੀਰੰ। 

ਪਹਿਰਹੁ _ਗੁਨੀ _ਗਹੀਰ! _ ਸਰੀਰ 

॥੨੭॥ 

ਪੁਰਿ ਨ ਚਲਹੁ, ਤੌ ਇਹਾਂ ਪੁਚਾਵੇਂ। 

ਕਰੋਂ ਸੁ ਬਿਧਿ ਜਸ ਆਇਸੁ ਪਾਵੋਂ। 

ਸੁਨਿ ਭੁਵਾਲ ਕੀ ਐਸੀ ਬਾਨੀ। 

ਬੋਲੇ ਬਚਨ ਗੁਰੁ ਗੁਨ ਖਾਨੀ ॥੨੮॥ 
ਬਿਲਾਵਲੁ ਮਹਲਾ ੧ ॥ ' 

ਏਕ ਭੰਡਾਰਾ ਨਾਮ ਕਾ ਜਿਨ ਸਭ ਕਿਛੁ ਦੀਆ ॥ 





884 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 885 





ਭੂਖ ਨੌਗ ਸਭ ਛੀਨ ਕੈ ਅਪਨਾ ਕਰ ਲੀਆ ॥੧॥ 
ਐਸਾ ਨਾਮੁ ਨ ਛੋਡੀਐ ਸਦ ਸੰਗੁ ਹਮਾਰੇ ॥ 
ਲੇਖਾ ਕੋਇ ਨ ਪੂਛਈ ਮਨ ਮੀਤ ਪਿਆਰੇ ॥੧॥ ਰਹਾਉ ॥ 
ਭੋਜਨ ਉਤਮ ਹਮ ਕੀਆ ਸੰਤਨ ਪਰਸਾਦਿ ॥ 
ਜਲ ਸੀਤਲ ਸਤ ਕਾ ਪੀਆ ਹਿਰਦੇ ਮਹਿ ਸਾਂਤਿ ॥੨॥ 
ਬਸਤਰ ਬ੍ੁਹਮ ਪਛਾਣਿਆ ਕਾਂਇਆ ਕੇ ਸੰਗ ॥ 
ਲਖ ਚਉਰਾਸੀ ਏਕ ਹੈ ਹੂਏ ਨਿਰਭੰਗ ॥੩॥ 
ਨਾਨਕ ਕਹੇ ਰਾਜਿੰਦੂ ਸੁਣ ਸਭ ਝੂਠ ਪਸਾਰਾ ॥ 
ਦ੍ਰਿਸਟਮਾਨ ਸਭ ਬਿਨਸੁ ਜਾਇ ਰਹਿ ਏਕੰਕਾਰਾ ॥੪॥ 
"ਇਹ ਸ਼ਬਦ ਸ੍ਹੀ ਗੁਰੂ ਗੂੰਥ ਸਾਹਿਬ ਜੀ ਵਿਚ ਨਹੀਂ ਹੈ। 


ਦੋਹਰਾ: 

ਸੁਨੇ ਬੈਨ ਮਨ ਦੀਨ ਹ੍ਹ 

ਬੰਦੇ ਦੋਨੋਂ ਪਾਨ। 

ਕਹੈ “ਕਰਹੁ ਉਪਦੇਸ਼ ਮੁਝ 
ਅਧਿਕਾਰੀ ਸ਼ੁਭ ਜਾਨ” ॥੨੯॥ 
ਚੌਪਈ: 

ਬਾਰ ਬਾਰ ਬੰਦਤਿ ਪਦ ਗੁਰੂ ਕੋ। 
ਬਿਨੈ ਭਨਤਿ ਬਹੁ ਹਿਤ ਕਰਿ ਉਰ ਕੋ। 


ਕਮਲ ਬਦਨ ਲਖਿ ਕਰਿ ਜਗਯਾਸੀ'। 

ਉਪਦੇਸ਼ਨ _ਹਿਤ _ਗਿਰਾ _ਪੁਕਾਸ਼ੀ! 'ਕਹੀ। 

॥੩੦॥ 

“ਜਗਤ ਲਖਹੁ ਮਿਥਿਆ ਅਹਿ' ਦਾਮੁ?। 'ਰੱਸੀ ਵਿਚ ਸੱਪ ਦੇ (ਭਰਮ ਵਾਂਡੂ)। “ਰੱਸੀ ਵਿਚ 


ਸੱਪ ਦੇ (ਭਰਮ ਵਾਂਡੂ )। 

ਸਿਮਰਨ ਕਰਹੁ ਸਦਾ ਸਤਿਨਾਮੂ। 

ਕਰਮ ਧਰਮ ਤਪ ਨੇਮ ਅਨੇਕਾ। 

ਜਿਪ, ਤਪ, ਕਰਮ, ਨਾਮ ਬਿਨਾਂ ਨਿਹਫਲ) 

ਸਰਬ _ਅਫਲ ਜੇ ਨਾਮ ਨ ਏਕਾ 

॥੩੧॥ 

ਯਾਂ ਪਰ ਸੁਨਿ ਦ੍ਰਿਸ਼ਟਾਂਤ ਮਹਾਨਾ। 

ਅਫਲ ਨਾਮ ਬਿਨ ਜਿਉ” ਸਭਿ ਜਾਨਾ। _'ਪਾ:-ਇਹੁ। 

ਕਾਗਦ ਪਰ ਨਹਿ ਲਿਖਯੋ ਇਕਾਂਗਾ। 

ਸ਼ੁਨ ਲਿਖਨ! ਪਰ ਮਨ _ਅਨੁਰਾਗਾ_ 'ਕਾਗਤ ਤੇ ਏਕਾਂਗ (੧) ਨਾ ਲਿਖ ਕੇ ਨਿਰੀਆਂ 

॥੩੨॥ ਬਿੰਦੀਆਂ ਲਾਈਏ, ਤਾਂ ਕੋਈ ਰਕਮ ਨਹੀਂ 
ਬਣਦੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਿਨ ਤੇ ਸਰਯੋ ਨ ਏਕੋ ਕਾਜਾ। 

ਭਾ ਬਿਰਥਾ ਸਭਿ ਲਿਖਨ ਸਮਾਜਾ। 
ਪੂਰਬ! ਲਿਖਯੋ ਇਕਾਂਗ” ਬਨਾਈ। 
ਲਿਖੀ ਸ਼ੂਨ! ਤਬ ਅਫਲ! ਨ ਜਾਈ' 
॥੩੩॥ 

ਜੋ ਇਕਾਂਗ ਪਰ! ਲਿਖਿ ਹੈ' ਸ਼ੂਨਾ। 
ਸ਼ੂਨ ਸ਼ੂਨ ਤੇ ਰੂੰ ਦਸ ਗੂਨਾ। 

ਤਯੋ' ਜੇ ਨਾਮ ਸੰਗ ਤਪਤਾਪਹਿਂ। 

ਪੂਜਾ ਬੁੱਤ ਨੇਮ ਜਪ ਜਾਪਹਿਂ ॥੩੪॥ 
ਸੇ ਦਸ ਗੁਨਾਂ' ਅਧਿਕ ਫਲ ਪਾਵਹਿਂ। 
ਹੋਹਿਂ ਮੁਕਤਿ ਜਮ ਸੰਗ ਨ ਜਾਵਹਿਂ। 
ਅਹੈ ਸ਼ਿਰੋਮਣਿ ਸਭਿ ਕੌ ਨਾਮੂ। 
ਸਿਮਰਹੁ ਸਦਾ ਆਨ ਤਜਿ ਕਾਮੂ 
॥੩੫॥ 
ਮਧੁਰਬੈਨ ! ਸੁਨਿਯੇ ਮਨ ਐਸਾ। 

ਹੋਤਿ ਪਸੂ ਹਰਿਆਇਓ! ਜੈਸਾ। 

ਨਿਜ ਸਥਾਨ ਕੋ ਤਜਿ ਤਜਿ ਜਾਈ। 
ਕ੍ਰਿਖੀ ਬਿਖੈ ਮਹਿ!” ਪਰ ਹੈ ਧਾਈ 
॥੨੩੬॥ 
ਕਾਠ-ਭਾਰ' ਗੁਰ ਸ਼ਬਦ ਮਹਾਨਾ। 


ਜਿਨ ਗਰ ਪਾਇ ਸੁ ਧਾਰਨ ਠਾਨਾ”। 
ਬਹੁਰ ਨ ਦੌਰਹਿ! ਕਰਿ ਅਨੁਸਾਰੇ। 

ਸੇ ਹਰਿ ਦਰਗਹਿ ਜਾਂਹਿ ਸੁਖਾਰੇ` 
॥੩੭॥ 

ਅਸ ਪੁਕਾਰ ਕੋ ਸੁਨਿ ਉਪਦੇਸ਼ਾ। 
ਨਾਮ ਲਗੀ ਲਿਵ ਰਿਦੇ ਨਰੇਸ਼ਾ। 

ਭਾਉ ਭਗਤਿ ਹਿਰਦੇ ਮਹਿ ਜਾਗੀ। 
ਸਤਿ ਸੰਗਤਿ ਮਹਿ ਮਤਿ ਅਨੁਰਾਗੀ 
॥੩੮॥ 

ਸ਼ੀ ਗੁਰੁ ਸੋ ਪੁਨ ਬਿਨੈ ਬਖਾਨੀ। 
ਨਗਰ ਬਿਖੈ ਆਨੇ ਗੁਨਖਾਨੀ। 


886 





/ਪੂਰਾ ਨਾ ਹੋਯਾ ਕੋਈ ਬੀ ਕੰਮ। 

/ਸਾਮਾਨ। 

/ਪਹਿਲੇ। “ਏਕਾ। 

'ਬਿੰਦੀ। “ਬਿਅਰਥ। 'ਪਾ:-ਲਿਖੀ ਨ ਸੂਨ ਤ 
ਅਫਲ ਨ ਜਾਈ। 

'ਏਕੇ ਪਰ। 


'ਓਹ ਪਸੂ ਦੋ ਹਰੇ ਖੇਤਾਂ ਵਲ ਦੌੜੇ। 
ਵਿਸ਼ਿਆਂ (ਰੂਪੀ) ਖੇਤੀ ਵਿਚ। 


'ਡਹਿਆ, ਜੋ ਹਰਿਆਰ ਪਸ਼ੂ ਦੇ ਗਲ ਬੰਨ੍ਹਦੇ 
ਹਨ। ਨਾਮ ਮਾਨੋ ਡਹਿਆ ਹੈ। 
ਗਲ ਵਿਚ। “ਧਾਰਨ ਕੀਤਾ ਹੈ। 
ਪਸੂ ਰੂਪ ਮਨ) ਨਹੀਂ ਦੌੜਦਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਹਿਂ ਅਨੇਕ ਥੇ ਸੁੰਦਰ ਮੰਦਿਰ। 

ਸੁਠ ਪਰਯੰਕ! ਡਸਾਵਾ ਅੰਦਰ ॥੩੯॥ _'ਪਲੋਘ। 
ਰੰਗ ਅਨੇਕ ਵਿਛਾਵਨ ਛਾਏ। 

ਤਾਂ ਪਰ ਪੰਕਜ ਬਦਨ ਬਸਾਏ। 

ਨਾਨਾ ਭਾਂਤਿ ਭਾਉ ਉਰ ਧਰਿ ਕੈ। 

ਘਰ ਨਿਜ ਰਾਖੇ ਸੁਖਦ ਬਿਚਰਿ ਕੈ 'ਸੁਖ ਦਾਤੇ। 
॥੪੦॥ 

ਸਤਿ ਸੰਗਤਿ ਕੀ ਰੀਤਿ ਪੁਕਾਸ਼ੀ। 
ਦੁਰਮਤਿ ਨਰ ਉਰ ਕੀਨ ਬਿਨਾਸੀ। 

ਸਭਿ ਮਹਿ ਭਾਉ ਭਗਤਿ ਪ੍ਰਗਟਾਵਾ। 

ਸਰਬ ਦੇਸ਼ ਤਿਹ ਨਾਮ ਜਪਾਵਾ ॥੪੧॥ 
ਮਧੁਰੰਬੈਨ ਤਜਿ ਹਉਮੈ ਰੀਤਾ। 

ਸੇਵਹਿ ਸਤਿਗੁਰ ਚਰਨ ਸਪ੍ੀਤਾ। 

ਜਗਤ ਕੁਬੰਧਨ ਸਗਰੇ ਨਾਸ਼ੇ। 

ਹਿਰਦੇ ਆਤਮਗਯਾਨ ਪੁਕਾਸ਼ੇ ॥ ੪੨॥ 

ਕਰੁਨਾ ਪਾਇ ਬਿਸਾਲ ਨਿਹਾਲਾ। 





ਬਨਿਵਾਈ ਪੁਰਿ ਮਹਿੰ ਧੁਮਸਾਲਾ। 


॥੪੩॥ 

ਕੇਤਿਕ ਦਿਵਸ ਬਿਤੀਤੇ ਜਬ ਹੀ। 

ਸ਼ੀ ਨਾਨਕ ਨ੍ਰਿਪ ਸੋ? ਕਹਿਂ” ਤਬ ਹੀ। _ 'ਰਾਜੇ ਨੂੰ। “ਕਹਿਆ। 
“ਸੁਧਰ ਸੈਨ ਕੀ ਆਨ ਮਨੀਜੈ। 

ਜਾਇ ਸਦਨ ਤਿਹ ਭੇਟਾ ਦੀਜੈ 
॥੪੪॥ 

ਸੁਨਿ ਕਰਿ ਮਧੁਰਬੈਨ ਕਹਿ ਐਸੇ। 
“ਜਿਉ” ਉਚਰਹੁ ਕਰਿਹੈ' ਹਮ ਤੈਸੇ। 
ਰਾਵਰ ਕੀ ਆਇਸ ਅਨੁਸਾਰਾ। 
ਚਲਹਿ ਸਭਿਹਿ, ਕੋ ਕਰਹਿ ਬਿਚਾਰਾ? 
॥੪੫॥ 

ਬਹੁਰੋ ਬੋਲੇ ਬੈਨ ਕ੍ਰਿਪਾਲਾ। 


887 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 888 





“ਹਮ _ਗਮਨਹਿੰ! _ ਅਬ, _ ਸੁਨਹੁ 'ਜਾਂਦੇ ਹਾਂ। 
ਭੁਵਾਲਾ ! ' 

ਅਨਤ ਦੇਸ਼ ਦੇਖਿਨਿ ਕੀ ਚਾਹੂ। ” 

ਸੁਨਿ ਰਾਖਨ ਹਿਤ ਕਹਿ ਨਰਨਾਹੂ' 'ਨਰਾਂ ਦਾ ਮਾਲਿਕ=ਰਾਜਾ। 
॥੪੬॥ 

ਸੀ ਪੁਭੁ ਜੀ! ਮੁਝ ਕਿੰਕਰ ਜਾਨਹੁ। 

ਭਗਤ ਵਛਲ ਨਿਜ ਬਿਰਦ ਪਛਾਨਹੁ। 

ਦੇਹੁ ਦਰਸ ਕੇਤਿਕ ਦਿਨ ਔਰੀ। 

ਕਰਹੁ ਨਿਹਾਲ ਬਸਹੁ' ਇਹ ਨੌਰੀ” 

॥੪੭॥ 

ਨ੍ਰਿਪ ਕੇ ਕਹੇ ਰਹੇ ਕਛੁ ਕਾਲਾ। 

ਆਗੇ ਗਮਨੇ ਬਹੁਰ ਕ੍ਰਿਪਾਲਾ। 

ਗਏ ਉਲੌਘਿ ਸਰਬ ਸੋ ਦੇਸ਼ਾ। 

ਸਾਗਰ ਪਰ ਗਵਨੇ ਜਗਤੇਸ਼ਾ ॥੪੮॥ 

ਮੈ ਪਾਛੇ ਬਹੁਰੋ ਮਰਦਾਨਾ। 

ਹਾਸ ਬਿਲਾਸ ਕਰਤਿ ਬਿਧਿਨਾਨਾ। 


ਤੀਨ ਦਿਵਸ ਇਵ' ਚਲਤਿ ਬਿਤਾਏ। 
ਪਹੁੰਚਤਿ ਭਏ ਤਬਹਿ ਇਕ _ਥਾਏ 
॥੪੯॥ 


ਦੋਹਰਾ: 

ਟਾਪੂ ਹੁਤੋ ਬਿਸਾਲ ਸੋ, 

ਬਹੁ ਪਰਬਤ ਜਿਹ ਮਾਂਹਿ। 

ਨਗਰ ਦੇਵ ਗੰਧਾਰ' ਵਡ, `ਹੋ ਸਕਦਾ ਹੈ ਕਿ ਇਸ ਤੋਂ ਮੁਰਾਦ “ਦੇਪਾ 
ਗਿਰੀ” ਦੀ ਹੋਵੇ, ਇਹ ਪਹਾੜੀ ਜਗਾ ਸੋਨਦੀਪ 
ਦੇ ਪੂਰਬੋਤ੍ਰ ਹੈ। 

ਰਾਖ਼ਸ਼ ਬਸੈ ਤਹਾਂਹਿ' ॥੫੦॥ 'ਤਿੱਥੇ। 

ਚੌਪਈ: 

ਇਕ ਗਿਰ ਨਿਕਟ ਥਾਨ ਰਮਣੀਕਾ। 

ਬੈਠੇ ਤਹਿ ਬੇਦੀ ਕੁਲ ਟੀਕਾ। 

ਦੋਇ ਮਹੂਰਤ ਬੀਤੇ ਜਬ ਹੀ। 

ਬੋਲਯੋ ਮਰਦਾਨਾ ਬਚ ਤਬ ਹੀ ॥੫੧॥ 

“ਪਰਬਤ ਬਹੁ ਇਸ ਟਾਪੂ ਮਾਂਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਸਹਿ ਨਗਰ ਕੈਧੌਂ ਹਯਾਂ ਨਾਂਹੀ। 

ਇਹ ਇਸਥਾਨ ਭਯਾਨਕ ਦੇਖਾ। 
॥੫੨॥ 

ਸ਼ੀ ਗੁਰੁ ਭਨੈ' “ਜੀਉ ਜੋ ਤੇਰਾ। 
(ਮਰਦਾਨੇ ਨਾਲ ਬਿਲਾਸ ਦੇ ਬਚਨ) 

ਨਗਰ ਬਿਖੈ ਨਿਤ ਕਰਤਿ ਬਸੇਰਾ। 
ਪੁਰਿ ਕੋ ਬੁਝਹਿ' ਜਾਵਹਿਂ ਜਹਿੰਵਾ। 'ਜਿੱਥੇ ਵੀ ਅਸੀਂ ਜਾਂਦੇ ਹਾਂ। 
ਤੂਸ਼ਨ ਕਰਿ ਨਹਿ ਬੈਸੇ' ਕਹਿੰਵਾ!” 'ਕਿਤੇ ਬੀ। 
॥੫੩॥ 

“ਸ੍ਰੀ ਪੁਭੁ ਮੁਝ ਕੋ ਛੁਧਾ ਬਿਸਾਲਾ। 
ਬਿਨ ਅਹਾਰ ਤੇ ਭਯੋ ਬਿਹਾਲਾ। 

ਤੀਨ ਦਿਵਸ ਬਿਨ ਅਸਨ ਬਿਤਾਏ। 
ਅਬ ਬੂਝੇ ਮੈ ਇਹ ਠਾਂ ਆਏ ॥੫੪॥ 
ਸਾਹਿਬ ਕੋ ਭੈ ਕਰਿਯੇ ਉਰ ਮੈ'। 
ਕਹਿਤ ਮੁਝੇ -ਤਵ ਮਨ ਬਸ ਪੁਰਿ 
ਮੈ'-। 

ਕਹੂੰ ਕਹੂੰ ਹੈਂ ਪਾਇ ਅਹਾਰਾ। 

ਹਠ ਕਰਿ _ਫਿਰੌ' ਤੁਮਾਰ ਸੰਗਾਰਾ' 
॥੫੫॥ 

ਦਹਰਾ : 

ਤਰਕਤਿ' ਹੋ ਮੋ ਕੋ ਅੰਬੈ, 

ਕੈਸੇ ਹੋਇ ਨਿਬਾਹਿ। 

ਛੁਧਾ ਸੰਗ ਬਿਹਬਲ ਭਯੋ, 

ਆਪ ਹਸੀ ਨਿਤ ਪ੍ਰਾਹਿ'” ॥੫੬॥ 
ਚੌਪਈ: 

ਸ਼ੀ ਅੰਗਦ ਜੀ ਸੁਨਹੁ ਕ੍ਰਿਪਾਲਾ। 
ਬਿਗਸਤਿ ਮੈ” ਬੋਲਯੋ ਤਿਹ ਕਾਲਾ। 
“ਮਰਦਾਨਾ ਹੈ ਸਾਚ ਉਚਾਰਤਿ। 

ਜਨਮ ਸੁਭਾਉ ਛੁਧਾ ਪੁਨ ਆਰਤ 
॥੫੭॥ 

ਬਨੀ ਏਕ ਸੀ' ਦੋਨੋ ਬਾਤੀ!। /ਬਾਤਾਂ। 'ਪਾ:-ਸੇ, ਸੇ। 





889 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 890 


ਹਿਰਦੇ ਧੀਰ ਧਰਹਿ ਕਿਹ ਭਾਂਤੀ। ” 





॥੫੮॥ 
ਤਪਤ ਕਰਾਹੇ ਮਹਿ ਜਿਨ ਪਾਯੋ। 

ਸ਼ੀ ਕਰਤਾਰਹਿ ਤੋਹਿ ਬਚਾਯੋ। 

ਅਬ ਪੁਨ ਜਾਵਹੁ ਨਗਰ ਮਝਾਰੀ। 

ਸ਼ੀ ਪੁਭੁ ਕੰਰੈ ਤੋਰ ਰਖਵਾਰੀ” ॥ ੫੯ ॥ 
ਮਰਦਾਨਾ ਕਹਿ “ਜਰੋ ਸੁ ਨਗਰਾ। 

ਕਬਹਿ ਨ ਜਾਵੇ' ਤਿਹ ਕੇ ਦਗਰਾ”। 'ਰਸਤੇ। 
ਕਿਉਂਹੂੰ ! ਬਚੇ ਤਬਹਿ ਮਮ ਪ੍ਰਾਨਾ। ਮਸਾਂ ਕਿਵੇਂ। 
ਅਬ ਗਹਿ ਕੈ ਕਰਿ ਹੈ ਕੋ ਖਾਨਾ” 


॥੬੦॥ 

ਸੁਨਿ ਕੈ ਬਿਗਸਿ ਕਹਜੋ ਗੁਰੂ ਪੂਰੰ। 
“ਜਾਨੋਂ ਇਸ ਪੁਰਿ ਬਿਖੈ ਜਰੂਰੰ। 
ਬਿਨਾਂ ਗਏ ਤੇ ਸਰੈ ਨ ਕਾਜੂ। 


ਯਾਂ ਤੇ ਚਲਿ ਜਾਵਹੁ ਤੁਮ ਆਜੂ ' 

॥੬੧॥ 

“ਪੁਭੁ ! ਸੁਨਿ ਮੇਰੇ ਬਚਨ ਰਿਸਾਵਹੁ। 

ਰਾਖਸ਼ ਢਿਗ ਤੇ ਮੁਝੈ ਹਨਾਵਹੁ'। 'ਮਰਵਾਂਵਦੇ ਹੋ। 
ਗਹਿ ਕਰਿ ਕੋ ਪਾਵਹਿ ਮੁਖ ਮਾਂਹੀ। 

ਕਿਹ ਬਿਧਿ ਬਚਨ!” ਹੋਇ ਤਬ ਨਾਂਹੀ 'ਬਚਾਉ। 
॥੬੨॥ 

ਪੁਰਿ ਦਿਸ਼ ਮੁਖ ਕਰਿ ਮੈ ਨ 'ਮੈਂ ਨਹੀਂ ਜਾਵਾਂਗਾ। 
ਸਿਧਾਰਉ?। 

ਮਾਰਯੋ ਚਹੋਂ ਆਪ ਤੁਮ ਮਾਰਉ। ? 

ਇਸ ਪੁਕਾਰ ਕੇ ਬਚਨ ਬਿਲਾਸਾ। 

ਕਰਤਿ ਹੁਤੇ ਸੰਤਨ ਸੁਖਰਾਸਾ ॥੬੩॥ 

ਤਿਹ ਛਿਨ ਨਿਕਸਯੋ ਰਾਖਸ਼ ਰਾਜਾ। 

(ਰਾਕਸ਼ਾਂ ਦਾ ਰਾਜਾ) 


ਵਹਿਰ ਨਗਰ ਤੇ ਲਿਯੇ ਸਮਾਜਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 891 


ਚਢਜਯੋ ਅਖੇਰ ਬਿਰਤਿ' ਕੇ ਕਾਰਨ। ਸ਼ਿਕਾਰ ਦੇ ਸੰਕਲਪ ਨਾਲ। [ਸੰਸ. ਆਖੇਰ 
ਬ੍ਰਿਤਿ]। 

ਸੰਗ _ਵਡੋ __ਰਾਖਸ਼ _ਦਲ! _ਦਾਰੂਨ? 'ਫੌਜ। “ਭਯਾਨਕ। 

॥੬੪॥ 

ਲਾਖ ਸਪਤ ਦਸਾਂ ਦੇਹਿ ਉਤੰਗਾ'। ।ਉਚੀਆਂ। ੧੭ ਲਖ ਤੋਂ ਮੁਰਾਦ ਹੈ ਬਹੁਤੀ 
ਫੌਜ। 

ਵਡ ਕੁਰੂਪ ਜਿਨ ਮੇਚਕ' ਰੰਗਾ। 'ਕਾਲਾ। 

ਕੈਧੌ` ਸ਼ਕਾਮਾ ਘਟਾ ਸੋ ਆਵੈ। ਕਾਲੀ। 

ਬਕ ਸੇ! ਨਿਕਸੇ ਦਾਂਤ ਲਖਾਵੈ ॥੬੫॥ _'ਬਗਲੇ ਵਰਗੇ। 

ਨਾਸਾਂ ਕਰਨ ਕੂਪ ਸੇ! ਜਿਨ ਕੇ। 'ਨਾਸਾਂ, ਕੰਨ ਖੂਹ ਜੇਹੇ ਸਨ। 

ਲੋਚਨਾ' ਸ਼੍ਰੋਣਤ ਸਰਸੇ? ਤਿਨ ਕੇ। 'ਨੇਤ੍। “ਲਹੂ ਵਰਗੇ (ਲਾਲ)। 

ਲੋਹਿਤ! ਬਰਣ” ਬਿਸਾਲਹਿ ਬਾਲਾ”। 'ਲਾਖੇ। “ਰੰਗ ਦੇ। “ਲੰਮੇ ਵਾਲ 

ਪਹਿਰੇ ਗਲ ਮਹਿ _ਹਾਡਨ' ਮਾਲਾ_'ਹੱਡਾਂ ਦੀਆਂ। 





॥੬੬॥ 
ਦੋਹਰਾ: /ਪਹਾੜ। 


ਸ਼ੀ ਗੁਰੁ ਕੇ ਜੋ ਨਿਕਟਿ ਗਿਰਾ, 
ਤਿਸ ਤੇ ਉਰਧ ਥਾਨ'। ਉਚੇ ਥਾਉਂ। 


ਮਰਦਾਨਾ ਦੇਖਤਿ ਭਯੋ, 

ਨਿਕਸੇ ਮਾਨਹੁ ਪ੍ਰਾਨ ॥੬੭॥ 
ਚੌਪਈ: 

ਪੀਤ ਭਯੋ ਕੰਪਤਿ ਸਰਬੰਗਾ। 

ਮੁਖ ਤੇ ਬੋਲ ਨ ਸਕਹਿ ਨਿਸੰਗਾ। 
-ਮਰੇ ਕੁਥਾਂਇ ਆਇ ਕਰਿ ਅਬ ਹੀ। 
ਜੀਵਨ ਹੋਇ ਹਮਾਰ ਨ __ਕਬਹੀ- 
॥੬੮॥ 

ਦਹਰਾ : 

ਕਰ ਕੇ ਸੰਗ! ਬਤਾਵਈ, 
“ਕਰਹੁ ਉਪਾਵ ਜਿ ਕੋਇ। 

ਰਾਖਸ਼ ਖੈ ਹੈਂ! ਆਨ ਕਰਿ, 
ਨਿਸ਼ਚੈ ਮਿ੍‌ਤੁ ਅਬ ਹੋਇ” ॥੬੯॥ 
ਚੌਪਈ: 

ਜਯੋ ਜ੍ਯੋ ਰਾਖਸ਼ ਢਿਗ ਚਲਿ ਆਵੈ। 
ਤਯੋ' ਮਰਦਾਨਾ ਸੁਕਚਯੋ' ਜਾਵੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 892 


ਭਾਗਨ ਚਹੈ ਨ ਉਠਿ ਤਬ ਸੱਕਈ। 
-ਹਮ ਨਹਿ ਦੇਖਹਿਂ- ਇਤ ਉਤ 
ਤੱਕਈ ॥੭੦॥ 

ਇਸ ਬਿਧਿ ਦੇਖਯੋ' ਦਯਾ ਅਵਾਸਾ। 

ਭੈ ਖੰਡਨ ਹਿਤ ਬਚਨ ਪੁਰਕਾਸ਼ਾ। 
“ਮਰਦਾਨੇ ਉਰ ਧੀਰਜ ਧਰਿਯੇ। 

ਸ਼ੀ ਪੁਭੁ ਕੋ ਮੁਖ ਨਾਮ ਉਚਰਿਯੇ 
॥੭੧॥ 

ਨਿਰਭੈ ਹੂੈ ਕਰਿ ਦੇਖਿ ਤਮਾਸ਼ਾ। ` 

ਯੌ ਕਹਿ ਤੂਸ਼ਨ ਭੇ ਸੁਖਰਾਸਾ। 

ਤਿਨ ਮਹਿੰ ਹੁਤੋ ਜੁ ਰਾਖ਼ਸ਼ ਰਾਊ'। 
ਹਮ ਕੋ ਦੇਖਿ ਭਯੋ ਹਰਖਾਊ ॥ ੭੨॥ 
ਨਿਜ ਸੈਨਾ ਸੰਗਿ ਬੋਲਯੋ ਬਾਨੀ। 





ਹਿੰਸਾ ਮਹਿ" ਜਿਹ ਚਾਹਿ ਮਹਾਨੀ। 
“ਚਿਰੰਕਾਲ ਮਹਿ ਭਲੋ ਸ਼ਿਕਾਰਾ। 
ਮਾਨੁਖ _ਆਮਿਖ' ਬਨਾ _ ਅਹਾਰਾ 


॥੭੩॥ 

ਗਿਰ ਕੇ ਤਰ! ਤੀਨੋ ਨਰ ਬੈਸੇ। 

ਜਾਇ ਗਹੋ ਭਾਗਹਿ ਨਹਿ ਜੈਸੇ। ? 

ਸੁਨਿ ਕਰਿ ਨਿਜ ਭੂਪਤ ਕੇ ਬੈਨਾ। 

ਤੈ ਰਾਖਸ਼ ਆਏ ਤਜਿ ਸੈਨਾ ॥੭੪॥ 

ਜਹਿੰ ਬੈਸੇ ਬੇਦੀ ਕੁਲਦੀਪਾ। 

ਜਬ ਹੀ ਪਹੁੰਚੇ ਆਨ ਸਮੀਪਾ। 

ਤਿਹ ਛਿਨ ਅੰਧ ਭਏ ਮਤਿਮੂਢੇ। 

(ਰਾਕਸ਼ ਅੰਨ੍ਹੇ ਹੋਏ) 

ਚਲਨ ਪੰਥ ਨਹਿ ਪਾਵਹਿ (੩੬੨੭੨ 'ਟੁਰਨ ਲਈ ਰਾਹ। “ਲੌਭਿਆ ਨਹੀਂ ਮਿਲਦਾ। 
॥੭੫॥ 

ਇਤ ਉਤ ਬਿਚਰਤਿ ਸੂਝਤਿ ਨਾਂਹੀ!। 'ਦਿਖਾਈ ਨਹੀਂ ਦਿੰਦਾ। 
ਤਿਨ ਕੋ ਦੇਖਿ ਪ੍ਰਭੂ ਬਿਗਸਾਹੀ। 

ਹਟਿ ਜਬ ਗਮਨੇ ਪਾਛਲ ਓਰਾ। 

ਦੀਸਨ _ਲਗਯੋ _ਤੰਬੈ _ਤਿਨ ਥੋਰਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 893 





॥੭੬॥ 

ਜਾਇ ਭੂਤ ਸੋਂ ਬਾਤ ਸੁਨਾਈ। 

“ਜਬ ਹਮ ਨਿਕਟਿ ਗਏ ਤਿਹ ਥਾਂਈ। 
ਦੇਖਿ ਰਹੇ ਤਬ ਨਹੀਂ ਦਿਸਾਨੇ। 

ਹਟਿ ਆਏ ਚਲਿ ਮਨ ਬਿਸਮਾਨੇ”` 
॥੭੭॥ 

ਰਾਖਸ਼ ਰਾਇ ਕਹੈ ਰਿਸ ਬੈਨਾ। 

“ਤਹਾਂ ਜਾਇ ਕਯਾ ਭਾ ਤੁਮ ਨੈਨਾ। ” 
ਲੇਨ ਪਠੇ ਤੀਨੋ ਪੁਨ ਔਰੀ। 

ਚਲਿ ਕਰਿ ਆਏ ਤੂਰਨ ਦੌਰੀ' 
॥੭੮॥ 
ਪ੍ਰਿਥਮੈ ਜਿਉਂ ਅੰਧੇ ਸੋ ਭਏ। 

ਹਟਿ ਕਰਿ ਨ੍ਿਪਤ ਨਿਕਟਿ ਤਬ ਗਏ। 
ਕਹਿਨ ਲਗੇ “ਸੁਨਿਯੇ ਅਵਨੀਪਾ! 
ਨਹਿੰ ਦੀਸਹਿ ਜਬ ਜਾਇ ਸਮੀਪਾ 
[| 

ਹੋਇ ਦੂਰ ਜਬ, ਦੇਤਿ ਦਿਖਾਈ। 
ਅਚਰਜ ਹੀ ਕੁਛ ਲਖੀ ਨ ਜਾਈ। ? 
ਸੁਨਿ ਭੂਪਤਿ' ਮਤਿ ਹੂੈ ਬਿਸਮਾਏ। 
ਤ੍ਰੈ ਰਾਖਸ਼ ਪੁਨ ਔਰ ਪਠਾਏ ॥੮੦॥ 
ਪੂਰਬ ਜਜੋਂ' ਹੋ ਅੰਧ ਸਿਧਾਰੇ। 

ਸਪਤ ਵਾਰ ਇਸ ਰੀਤਿ ਪਧਾਰੇ। 

(ਸੱਤ ਵਾਰੀ ਪਰਤਾਵਾ) 

ਅਚਰਜ ਰਾਖਸ਼ ਰਾਜੇ! ਮਾਨਾ। /ਰਾਖਸ਼ਾਂ ਦੇ ਰਾਜੇ ਨੇ। 
ਨਿਜ ਮੰਤ੍ਰੀ ਸੋ ਬਚਨ ਬਖਾਨਾ ॥੮੧॥ 
“ਇਹ ਕਯਾ ਅਚਰਜ ਜਾਇ ਨ ਜਾਨਯੋ। 
ਸਪਤਵਾਰ ਫਿਰ ਕਿਸੂ ਨ ਆਨਜੋ। 
ਮੰਤ੍ਰੀ ਉਚਰੈ “ਸੁਨਹੁ ਛਿਤੇਸਾ'। 
ਕਲਾਵਾਨ ਇਹ ਕੋਊ ਬੈਸਾ ॥੮੨॥ 
ਜੇ ਕਰਿ ਹੋਵੈ ਆਪ ਰਜਾਈ'। 

ਪਰਖੋਂ ਮੈਂ ਇਨ ਕੇ ਢਿਗ ਜਾਈ। ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਆਇਸ ਪਾਇ ਸਚਿਵ' ਸੋ ਆਯੋ। 'ਮੰਤ੍ਰੀ। 

ਸ਼ੁੱਧ ਆਤਮੈ, ਕਪਟ ਗਵਾਯੋ ॥੮੨॥ 

“ਸੇਵਾ ਕਰੋਂ ਸੰਤ ਜੀ! ਤੁਮਰੀ। 

ਦੇਖਨ ਸ਼ਰਧਾ ਪੂਰਹੁ ਹਮਰੀ। ' 

ਇਸ ਬਿਧਿ ਕਹਿਤਿ ਬੰਦਿ? ਦ੍ੈ ਹਾਥਾ। _'ਇਸ ਤਰ੍ਹਾਂ। “ਜੋੜਕੇ। 
ਚਲਿ ਕਰਿ ਆਵਾ ਢਿਗ ਜਗ ਨਾਥਾ 

॥੮੪॥ 


ਦੋਹਰਾ: 

-ਪੂਰਨ ਪਰਮੇਸ਼ੁਰ ਯਹੀ- 

ਪੇਮ ਮੰਤਰੀ ਧਾਰਿ। 

ਬੰਦਨ ਕਰਿ ਕੈ ਬੈਠਿਗਾ, 
ਨੀਕੇ ਬਚਨ ਉਚਾਰ ॥੮੫॥ 
ਚੌਪਈ: 

“ਕੋ ਨਾਮੰ' ਕਿਹ ਤੇ ਚਲਿ ਆਏ ? 
ਜਯੋ ਤਨ ਧਰਿ ਕਰਤਾਰ ਸੁਹਾਏ। 
ਆਗੈ ਗਮਨਹੁ ਕੌਨੇ ਦੇਸ਼ਾ? 





“ਸੁਨਿ ਕਰਿ ਬੋਲੇ ਸ੍ਰੀ ਜਗਤੇਸ਼ਾ 
॥੮੬॥ 


“ਨਾਮ ਅੰਹੈ ਨਾਨਕ ਨਿਰੰਕਾਰੀ। 
ਲਖਹੁ ਅਤੀਤੰ' ਇੱਛਾਚਾਰੀ?। ” 

ਤਬ ਮੰਤ੍ਰੀ ਪਦ ਬੰਦਨ ਕਰਿ ਕੈ। 

ਗਯੋ ਭੂਪ ਢਿਗ ਹਿਤ ਉਰ ਧਰਿ ਕੈ 
॥੮੭॥ 

“ਨਗਰ ਤੋਹਿ ਆਯੋ ਕਰਤਾਰਾ। 

ਸ਼ਰਨਿ ਗਹੋ! ਹੋਵੈ ਨਿਸਤਾਰਾ”। 

ਭਰਮ ਰਿਦੈ ਤੇ ਸਭਿ ਪਰਹਰਿ ਕੈ”। 
ਚਲਹੁ ਮਿਲਹੁ ਪੇਮਹਿਂ ਉਰ ਭਰਿ ਕੈ” 
॥੮੮॥ 


ਦੋਹਰਾ: 

ਦੇਵਲੂਤ ਸੁਨਿ ਕਰਿ ਕਹੈ, 
'ਮਾਨੁਖ ਭੋਜਨ ਮੋਰ'। 
(ਦੇਵਲੂਤ) 


894 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 895 





`ਦੇਖੋ ਟੂਕ ਅਧਯਾਯ ੫੦ ਅੰਕ ੮੮ ਦੀ, ਇਹ ਕਿਸੇ ਜੰਗਲ ਯਾ ਛੋਟੇ ਟਾਪੂ ਵਿਚ ਆਦਮ ਖੋਰਾਂ, 
ਜਾਂਗਲੀ ਲੋਕਾਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਐਸੇ ਕੁਕਰਮਾਂ ਤੋ' ਛੁਡਾਇਆ। ਤਵਾਰੀਖ 
ਵਾਲੇ ਜਾਂਗਲੀ ਲੋਕਾਂ ਦਾ ਇਲਾਕਾ ਵਰਣਨ ਕਰਦਾ ਹੈ। ਇਹ ਗਲ ਅਗ਼ਲਬ ਜਾਪਦੀ ਹੈ। 

ਗਹੌ ਨ ਤਿਨਕੀ ਸ਼ਰਨ ਹੌ”, ੀਂ। 

ਮਾਨੋ ਬਚਨ ਨ ਤੋਰ ॥੮੯॥ 

ਚੌਪਈ: 

ਯੋ ਕਹਿ ਆਪ ਚਲਾ ਪੁਨ ਰਾਈ। 

ਸਭਿ ਰਾਖਸ਼ ਹੈ' ਜਾਂ ਕੇ ਸੰਗਾ। 

ਜਨੁ ਗਿਰ! ਆਵਤਿ ਮੇਚਕ? ਅੰਗਾ_'ਪਹਾੜ। “ਕਾਲੇ। 

॥੯੦॥ 

ਚਲਿ ਕਰਿ ਆਏ ਜਬਹਿ ਸਮੀਪਾ। 

ਅੰਧੇ ਭਏ ਸਹਿਤ ਅਵਨੀਪਾ'। 'ਗੁਰੂ ਜੀ ਦੀ ਪੂਬਲ ਆਤਮ ਸੱਤਯਾ ਦਾ ਇਹ 


ਪੁਭਾਵ ਸੀ। 
ਇਕ ਮੰਤ੍ਰੀ' ਕੋ ਦੇਤਿ ਦਿਖਾਈ। 'ਵਜ਼ੀਰ। 
ਔਰ ਫਿਰਹਿ _ ਭੂਲੇ _ਤਿਹ ਥਾਈਂ 
॥੯੧॥ 
ਤਬਹਿ ਸਚਿਵ ਨੇ ਗਿਰਾ ਉਚਾਰੀ। 
“ਕਯਾ ਭੂਪਤਿ ਸੁਧ ਅੰਹੈ ਤੁਮਾਰੀ। 
ਸੂਧੇ ਚਲਤਿ ਨ ਜਾਵਹੁ ਭੂਲੇ। 
ਅਜਹੁ _ਭਿ ਹੋਹੁ ਮੋਹਿ ਅਨਕੂਲੇ ” 
॥੯੨॥ 
ਭੈ ਕਰਿ ਡਰਪਜਯੋ' ਰਾਖਸ਼ ਰਾਜਾ। 
ਬੋਲਯੋ ਬਚਨ ਧਰੇ ਬਹੁ ਲਾਜਾ। 
“ਹੇ ਮੰਤ੍ਰੀ! ਜੈਸਾ ਤੂੰ ਕਹਿਈ। 
ਤੈਸੋ `ਈ ਪੂਰਨ ਇਹ _ਅਹਿਈ! 'ਹੈ। 
॥੯੩॥ 
ਦੋਹਰਾ: 'ਪਾ:-ਦੇਇ, ਦੇਹੁ। 
ਅਬ ਮੁਝ ਦਰਸ਼ਨ ਦੇਹਿ" ਜੇ, 
ਚਰਨ ਸ਼ਰਨ ਹੈ ਆਉਂ'। 
ਸਦਾ ਜਪੌ' ਤਿਨ ਨਾਉ” ॥੯੪॥ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 896 





ਚੌਪਈ: 

-ਦੀਨ ਭਯੋ ਨ੍ਿਪ- ਸਚਿਵ' ਬਿਚਾਰਾ। 
ਸ਼ੁੱਧ ਆਤਮੈ ਜਬਹਿ ਨਿਹਾਰਾ। 

ਤਬ ਗਮਨਜੋ ਸ਼੍ਰੀ ਗੁਰੂ ਅਗਾਰੀ। 
ਬੰਦਿ ਹਾਥ ਦੂੈ ਬਿਨੈ ਉਚਾਰੀ ॥੯੫॥ 
“ਪੂਰਨ ਪੁਰਖ ਸਦਾ ਅਬਿਨਾਸ਼ੀ ! 
ਗਤਿ ਦਾਯਕ ਕਾਟਤਿ ਜਮ ਫਾਸੀ। 
ਸੰਤ ਰੂਪ ਸਭਿ ਕੇ ਸੁਖਦਾਈ। 

ਅਬ ਪਰਤੀਤ ਤੁਮਾਰੀ ਆਈ ॥੯੬॥ 
ਇਨ ਪਰ ਮਿਹਰ ਦ੍ਰਿਸ਼ਟਿ ਨਿਜ ਕੀਜੈ। 
ਪ੍ਰਗਟ ਭੂਪ ਕੋ ਦਰਸ਼ਨ ਦੀਜੈ। ” 
ਸੁਨੀ ਅਕਪਟ' ਸਚਿਵ ਕੀ ਬਾਨੀ। 
ਬਿਨੈ ਦੇਖਿ ਬੋਲੇ ਗੁਨਖਾਨੀ ॥੯੭॥ 
“ਭੂਪਤਿ! ਲੋਚਨ ਖੋਲਹੁ ਨੀਕੇ। 
ਦੇਖੋ ਹਮ ਦਿਸ਼ ਅਹੈ' ਨਜੀਕੇ। ” 
ਸੁਨੀ ਕਾਨ ਮਹਿ ਜਬ ਗੁਰੂ ਬਾਨੀ। 
ਖੁਲਿਗੇ ਲੋਚਨ, _ਭਾ ਤਮ ਹਾਨੀ! 
॥੯੮॥ 

ਕਮਲ ਬਦਨ ਕੋ ਜਬ ਹੀ ਦੇਖਾ। 
ਪਰਯੋ ਚਰਨ, ਕਰਿ ਪ੍ਰੇਮ ਬਿਸ਼ੇਖਾ'। 
ਲਖਿ ਕਰਿ ਕਲਾ ਬਿਸਾਲ ਮਹੀਪਾ'। 
ਬਿਨੈ ਬਖਾਨੀ ਬੈਠਿ ਸਮੀਪਾ ॥੯੯॥ 
“ਕਰੀ ਅਵਗਜਯਾ ਰਾਵਰਿ' ਜੋਊ। 
ਕ੍ਰਿਪਾ ਧਾਰਿ ਬਖਸ਼ਹੁ ਤੁਮ ਸੋਊ। 
ਚਲਹੁ ਨਗਰ ਮਹਿ' ਕਰਹੁ ਬਸੇਰਾ। 
ਸਭਿ ਰਾਖਸ਼ ਦਲ ਲਖਿ ਕਰਿ ਚੇਰਾ” 
॥੧੦੦॥ 

ਹੋਇ ਦੀਨ ਪੁਰਿ ਕੋ ਲੇ ਆਏ। 
ਸੁੱਦਰ ਮੰਦਰ ਬੀਚ ਬਸਾਏ। 

ਸੇਵਾ ਕਰਨ ਲਗੇ ਮਨ ਭਾਈ। 

ਬਾਰ _ਬਾਰ _ਬੰਦਹਿਂ ਸਿਰ ਨਾਈ 


ਮੰਤ੍ਰੀ ਨੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 897 





॥੧੦੧॥ 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਮਧੁਰਬੈਨ, ਰਾਖਸ਼ਨ” ਪ੍ਰਸੰਗ ਬਰਨਨੰ 
ਨਾਮ ਚਤੁਰ ਪੰਚਾਸਮੋ' ਅਧਜਾਯ ॥ ੫੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 898 





੫੫. [ਗੁਰ ਚਰਣ ਮੰਗਲ। ਦੇਵਲੂਤ, ਬਨਮਾਨਸ ਰਾਖਸ਼।] 


(ਦੇਵਲੂਤ ਪ੍ਰਤੀ ਉਪਦੇਸ਼) ॥ ੭..॥ 

(ਬਨਮਾਨਸ) ॥੨੫॥ 

(ਦੈਂਤ ਨੇ ਮਰਦਾਨਾ ਸਾਬਤ ਨਿਗਲਨਾ) ॥੫੨॥ 

(ਦੈਂਤ ਦੀ ਪੂਰਬ ਕਥਾ) ॥੭੧॥ 

(ਸਤਿਸੰਗਤਿ ਮਹਿਮਾ) ॥੭੮॥ 

ਦੋਹਰਾ: 

ਸ਼ੀ ਗੁਰੁ ਚਰਨ ਖਗੇਸ਼ ਸਮ, ਜਾਇ ਸ਼ਰਨ ਤਿਨ ਕੋਇ'। 

[ਖਗੇਸ਼=ਗਰੁੜ। [ਸੰਸ. ਖਗ=ਪੰਛੀ। ਏਸ਼=ਮਾਲਿਕ। ਪੰਛੀਆਂ ਦਾ ਸੁਆਮੀ, ਭਾਵ ਗਰੁੜ।] 

ਜਗ ਬੰਧਨ ਅਹਿਰਾਜ ਸੇ, ਮੁਕਤੈ ਤਿਨ ਤੇ ਸੋਇ' ॥੧॥ 

ਅਹਿਰਾਜ=ਸੱਪਾਂ ਦਾ ਵੱਡਾ (ਅ) ਵੱਡੇ ਵੱਡੇ ਸੱਪ, ਨਾਗ। [ਸੰਸ. ਅਹਿ=ਸੱਪ। ਰਾਜ=ਵਡਾ=ਸ਼ੇਸ਼ 
ਨਾਗ। 

ਅਰਥ: 

ਸ਼ੀ ਗੁਰੂ ਜੀ ਦੇ ਚਰਣ ਗਰੁੜ ਸਮਾਨ ਹਨ, ਜਗਤ ਦੇ ਬੰਧਨ ਵੱਡੇ ਵੱਡੇ ਸੱਪਾਂ ਸਮਾਨ ਹਨ 
(ਜੋ) ਕੋਈ ਉਨ੍ਹਾਂ (ਚਰਣਾਂ) ਦੀ ਸ਼ਰਨ ਜਾ ਪਵੇ ਓਹ ਉਨ੍ਹਾਂ (ਜਗਬੰਧਨਾਂ) ਤੋ ਛੁਟਕਾਰਾ ਪਾ 
ਲੈਂਦਾ ਹੈ। 


ਭਾਵ: 
ਜੋ ਅਹਿਰਾਜ ਤੋ ਮਤਲਬ ਵੱਡੇ ਸੱਪਾਂ ਦਾ ਲਈਏ ਤਾਂ ਜਗ ਬੰਧਨਾਂ ਨਾਲ ਸੁਹਣਾ ਢੁਕਦਾ ਹੈ, 


ਕਿਉਕਿ ਕਵਿ ਜੀ ਨੇ ਜਗ ਬੰਧਨਾਂ ਨੂੰ ਬਹੁਵਚਨ ਲਿਖਿਆ ਹੈ। ਇਸ ਲਈ ਦ੍ਰਿਸ਼ਟਾਂਤ ਵਿਚ 
ਕਹੇ ਪਦਾਂ ਦਾ ਭਾਵ ਬੀ ਬਹੁਵਚਨ ਵਿਚ ਚਾਹੀਦਾ ਹੈ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਸੁਨਹੁ ਗੁਰੂ ਅੰਗਦ ਗਤਿ ਦਾਨੀ। 

ਕਥਾ ਰਸਾਲ ਬਿਸਾਲ ਸੁਹਾਨੀ। 

ਦੇਵਲੂਤ ਨਿਜ ਭ੍ਰਿੱਤ/ ਬੁਲਾਏ। 'ਆਪਣੇ ਦਾਸ। 
ਤੂਰਨ ਰਾਖਸ਼ ਸਪਤ ਪਠਾਏ! ॥੨॥ __ 'ਭੇਜੇ। 

ਤਿਨ ਤੇ ਫਲ ਮਧੁਰੇ ਮੰਗਵਾਏ। 

ਉੱਤਮ ਔਰ ਅੰਨ ਅਨਿਵਾਏ। 
ਕਰੁਨਾਨਿਧਿ ਕੇ ਧਰੇ ਅਗਾਰੀ। 

ਹਾਥ ਜੋਰਿ ਕਰਿ ਗਿਰਾ ਉਚਾਰੀ ॥੩॥ 

ਤਰਹ ੨ 

“ਕਰਹੁ ਰਸੋਈ ਸੰਤ ਜੀ! 

ਭੋਜਨ ਅਚਹੁ ਬਨਾਇ। 

ਸ਼ਰਧਾ ਪੂਰਨ ਕੀਜਿਯੇ ” 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੁਨਿ ਸ਼੍ਰੀ ਗੁਰੂ ਅਲਾਇ ॥੪॥ 
ਚੌਪਈ: 

“ਸ਼ੁਭ ਉਪਦੇਸ਼ ਜਿ ਲੇਹੁ ਹਮਾਰਾ। 
ਅਸਨ ਕਰੈ ਤਬ ਅੰਗੀਕਾਰਾ। 

ਯੌ ਨਹਿੰ ਤੁਮਰੋ ਖਾਇ ਕਦਾਪੀ। 

ਹੋ ਸਭਿ ਜੀਵਨ ਕੇ ਸੰਤਾਪੀ'” ॥੫॥ 
ਦੇਵਲੂਤ ਕਹਿ “ਜਿਹ ਬਿਧਿ ਕਹਿਹੋ। 
ਸ਼ੀ ਪੁਭੁ ਜੀ! ਤਿਸ ਬਿਧਿ ਮੈ' ਰਹਿਹੋ'। 
ਕਰਹੁ ਆਪ ਉਪਦੇਸ਼ਹਿ ਜੋਈ'। 

ਸੁਨਿ ਕਰਿ ਕਰੋਂ ਕ੍ਰਿੱਤਿ ਮੈਂ ਸੋਈ” 
॥੬॥ 

ਭਾ ਅਨੁਸਾਰਿ' ਪਿਖਯੋ ਗੁਨਖਾਨੀ”। 'ਅਧੀਨ ਹੋਯਾ। “ਗੁਰੂ ਜੀ ਨੇ। 
ਕੁਮਤਿ ਕਦਨ ਕੋ ਬੋਲੇ ਬਾਨੀ। 
(ਦੇਵਲੂਤ ਪੂਤੀ ਉਪਦੇਸ਼) 

“ਪ੍ਰਿਥਮ ਤਜਹੁ ਆਮਿਖ' ਕੋ ਖਾਨਾ। 
ਕਰਹੁ _ਜਾਸ ਹਿਤ ਜੀਵਨ ਹਾਨਾ 
॥੭॥ 
ਸਿਮਰਹੁ ਬਹੁਰ ਨਾਮ ਸੁਖ ਪਾਈ। 

ਦੈ ਲੋਕਨ ਜੋ ਹੋਤਿ ਸਹਾਈ। 
ਚਿਰੰਕਾਲ ਭਾ ਤੁਮ ਕੁਲ ਮਾਂਹੀ। 

ਭਯੋ _ਪ੍ਹਲਾਦ _ਜਪਯੋ ਮੁਖ ਤਾਂਹੀ 
॥੮॥ 

ਦੈ ਲੋਕਨ ਮਹਿਂ ਤਾਂ ਕੀ ਰਾਖੀ। 

ਚਲੀ ਜਾਤ ਅਜਹੂੰ ਲੌ ਸਾਖੀ!। 
ਹਰਨਾਖਸ਼ ਪਿਤ ਬਹੁ ਦੁਖ ਦੀਨੋਂ। 
ਤਦਪਿ ਨਾਮ ਕੋ ਤਜਿਨ ਨ ਕੀਨੋ 
॥੯॥ 

ਪੁਭੁ ਕੀ ਭਗਤਿ ਕਰਹੁ ਮਨ ਲਾਈ'। 
ਪਿਖਹੁ ਬਿਭੀਖਨ ਹੈ ਅਬ ਤਾਂਈ। 

ਤਿਹ ਕੋ ਭ੍ਰਾਤ' ਹੁਤੋ ਜਗ ਰਾਵਨ। 
ਹਨਯੋ ਸੁ _ਰਾਮਚੰਦ!' ਜਸੁ ਪਾਵਨ 
॥੧੦॥ 





899 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 900 





ਅਪਨੇ ਭਗਤ ਬਿਭੀਖਨ ਜਾਨਾ। 

ਲੌਕ ਰਾਜ ਦੇ ਅਮਰ ਕਰਾਨਾ। 

ਤਿਨ ਕੀ ਦਿਸ਼ ਦੇਖਹੁ ਬਿਧਿ ਨੀਕੀ। 

ਤੁਮ ਕੀ ਕਰਹੁ ਭਾਵਨਾ! ਜੀ ਕੀ _'ਸ਼ਰਧਾ। 
॥੧੧॥ 

ਕਿਹ ਅਘ! ਤੇ ਰਾਖਸ਼ ਤਨ ਪਾਏ। 'ਪਾਪ। 
ਅਬ ਕੁਕਰਮ ਜੇ ਲੇਹੁ ਕਮਾਏ। 

ਪਾਵਹੁ ਨਰਕ ਜਾਇ ਦੁਖ ਭਾਰੀ। 

ਤਿਹ ਤੇ ਕੋਇ ਨ ਸਕਹਿ ਉਬਾਰੀ 
॥੧੨॥ 

ਤਜਹੁ ਤਾਮਸੀ ਬ੍ਰਿਤਿ! ਦੁਖਾਰੀ। 'ਤਮੋ ਗੁਣੀ ਬ੍ਰਿਤੀ। 
ਕਰਹੁ ਭਗਤਿ ਕਰਤਾਰ ਸੁਖਾਰੀ। ? 

ਸੁਨਤਿ ਸ਼੍ਰੋਨ, ਹਉਮੈ” ਤਜਿ ਬੋਲਾ। 

॥੧੩॥ 

ਦਰਸ਼ਨ ਕਰਤਿ ਪਾਪ ਮਤਿ ਭਾਗੀ। 

ਸੁਨਿ ਕੈ ਬਚਨ ਨਾਮ ਲਿਵਲਾਗੀ। 

ਤੁਮਰੇ ਚਰਨਨ ਮਨ ਅਨੁਰਾਗਾ। 

ਭਯੋ ਆਜ ਤੇ ਮੈ' ਵਡਭਾਗਾ” ॥੧੪॥ 

ਸੁਨਿਯੇ ਸ਼ੀ ਅੰਗਦ ਮੁਝ ਤਾਂਈ। 

ਅਸਨ ਕਰਨ ਗੁਰ ਗਿਰਾ ਅਲਾਈ। 

ਤਿਹ ਛਿਨ ਕੀਨ ਅਹਾਰ ਤਿਆਰਾ। 
ਅਚਵਨ ਲਗੇ ਰੂਪ ਕਰਤਾਰਾ ॥ ੧੫॥ 

ਰਾਖਸ਼ ਰਾਜ ਸਚਿਵ' ਨਿਜ ਲੀਨੇ। 'ਮੰਤ੍ਰੀ। 
ਬੈਸਯੋ ਪਾਸ ਤਹਾਂ ਰੋਸ ਭੀਨੇ। 

ਅਰਧ ਖਾਇ ਦੀਨੋ ਤਿਨ ਤਾਂਈ। 

ਆਇਸ ਮਾਨ ਲੀਨਿ ਮੁਖ ਪਾਈ 
॥੧੬॥ 

ਖਾਵਤਿ ਹੀ ਖੁਲ ਗਏ ਕਪਾਟਾ'। 
ਚਿਰੰਕਾਲ ਭੂਮ ਪਰਦਾ ਪਾਟਾ। 

ਮੁਕਤਿ ਯੋਗ ਹੈਗੇ ਤਿਹ ਕਾਲਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 901 


ਇਕ ਮੰਤ੍ਰੀ ਪੁਨ ਦੁਤਿਯ ਭੁਵਾਲਾ! 'ਰਾਜਾ। 
॥੧੭॥ 

ਕੇਤਿਕ! ਦਿਨ ਤਹਿ ਰਹੇ ਗੁਸਾਈਂ। (ਕਈ ਕ। 
ਗੁਰੁ ਸਿੱਖੀ ਕੀ ਰੀਤਿ ਚਲਾਈ। 

ਸਭਿ ਰਾਖਸ਼ ਕੋ ਨਾਮ ਜਪਾਯੋ। 

ਆਮਿਖ _ਖਾਨ _ਤਿਨਹਿਂ _ਤਜਿਵਾਯੋ 
॥੧੮॥ 

ਜੀਅ ਘਾਤ ਕੀ ਬਾਨ” ਬਿਸਾਰੀ। 
ਸਤਿਸੰਗਤਿ ਕਰਿ ਹੀ ਸੁਖਬਾਰੀ। 

ਭੇ ਤਯਾਰ ਜਬ ਚਲਿਨੇ ਹੇਤਾ। 

ਭਨਤਿ ਭਏ ਬੇਦੀ ਕੁਲਕੇਤਾ ॥ ੧੯॥ 
“ਸੁਧਰਸੈਨ ਜੋ ਭੂਪ ਮਹਾਨਾ। 

ਦੇਵਲੂਤ ! ਮਾਨਹੁ ਤਿਹ ਆਨਾ'। 

ਹਿੰਸਾ ਨਹੀਂ ਜੀਵ ਕੀ ਕੀਜੈ। 

ਸਤਿਗੁਰ ਜਾਪ ਜਪਹੁ ਦੁਖ ਛੀਜੈ? 

॥੨੦॥ 

ਦੋਹਰਾ 





ਲਤ ਬੋਲ੍ਯੋ ਤਬਹਿ 
“ਮੁਝ ਤੇ ਉਤਮ ਧੂਰਿ 'ਧੂੜੀ। 
ਸ਼ਕਤਿ' ਨਹੀਂ ਤ੍ਰਿਣ2 ਤੋਰਿ ਹੈ ।ਤਾਕਤ। “ਤੀਲਾ, ਭਾਵ ਆਪ ਦੀ ਆਗਿਆ 
ਬਿਨਾਂ ਤੀਲਾ ਨਹੀਂ ਤੋੜ ਸਕਦਾ। 
ਸੁਨਿਯੇ ਸ਼੍ਰੀ ਜਗ ਮੂਰ' ॥੨੧॥ ਜਗਤ ਦਾ ਮੂਲ। 
ਚੌਪਈ: 
ਰਾਵਰ ਕੀ ਆਇਸ ਧਰਿ ਸੀਸਾ। 
ਸੁਧਰਸੈਨ ਅਬ ਭਾ ਮਮ ਈਸ਼ਾ!। ? 'ਮਾਲਕ। 
ਗਮਨ ਸਮੈ ਰਾਖਸ਼ ਮਿਲਿ ਸਾਰੇ। 
ਸ਼ੀ ਗੁਰੂ ਕੇ ਪਦ ਕਮਲ ਜੁਹਾਰੇ! 'ਨਮਸਕਾਰ ਕੀਤੀ। 
॥੨੨॥ 
“ਸੀ ਨਾਨਕ ਸ਼ੀ ਨਾਨਕ ਨਾਮੂ। ` 
ਸਿਮਰਨ ਕਰਨ ਲਗੇ ਅਭਿਰਾਮੂ। 
ਬਿਦਾ ਹੋਇ ਗਮਨੇ ਗੁਨਖਾਨੀ। 
ਕਿਤ ਅਵਨੀ!' ਕਿਤ ਸਾਗਰ? ਪਾਨੀ 'ਪਿ੍‌ਿਥਵੀ। “ਸਮੁੰਦਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 902 





॥੨੩॥ 

ਚਲੇ ਜਾਂਹਿ ਇਕਸਾਰ ਅਗਾਰੀ। 

ਆਇ ਗਯੋ ਕਾਨਨ' ਤਬ ਭਾਰੀ। 

ਫੂਲ ਫਲਨ ਸੋ” ਪੂਰਨ ਰੂਰਾ। 

ਕਿਤੀ ਦੂਰ ਲੌ ਦੀਸਤਿ ਭੂਰਾ ॥੨੪॥ 

ਤਾਂ ਕੇ ਪਹੁੰਚੇ ਜਾਇ ਮਝਾਰਾ। 

ਕਹਿੰਦੇ ਹਨ। ਆਦਮੀ ਵਾਂਡੂੰ ਖਲੋਕੇ ਟੁਰ ਲੈੱਦਾ ਹੈ। ਅਜ ਕਲ ਦੇ ਸਿਆਣੇ ਕਹਿੰਦੇ ਹਨ ਕਿ ਕੁਛ 
ਲਫਜ਼ ਬੀ ਇਨ੍ਹਾਂ ਦੀ ਬੋਲੀ ਵਿਚ ਹਨ, ਜਿਸ ਨਾਲ ਆਪੋ ਵਿਚ ਕੁਛ ਗਲ ਬਾਤ ਸਮਝ ਸਮਝਾ ਲੈਂਦੇ 
ਹਨ। 

ਦੇਖੀ ਬਨਮਾਨਸ' ਕੀ ਡਾਰਾ। 


(ਬਨਮਾਨਸ) 

ਬਾਲ ਬਿਸਾਲ ਦਿਗੰਬਰ' ਅੰਗਾ। 
ਰੂਪ ਭਯਾਨਕ ਮੇਚਕ ਰੰਗਾ ॥੨੫॥ 
ਪਸੂ ਸਮਾਨ ਕ੍ਰਿਆ ਜਿਨ ਕੇਰੀ। 
ਮਰਦਾਨੇ ਜਬ ਡਾਰ ਸੁ ਹੇਰੀ। 

ਭੈ ਕਰਿ ਪੁਭੁ ਸੋ ਗਿਰਾ ਅਲਾਈ। 


“ਬਨ ਮੈਂ ਕਯਾ ਇਹ ਬਡੀ ਬਲਾਈ 
॥੨੬॥ 

ਇਨ ਤੇ ਮੋ ਕੋ ਲਗਹਿ ਅਤੰਕਾ'। ? 'ਡਰ। 
ਸੁਨਿ ਬੋਲੇ ਸ਼ੀ ਬਦਨ ਮਯੰਕਾ'। 'ਚੰਦੂ ਮੁਖ ਵਾਲੇ। 
“ਬਨਮਾਨਸ ਇਨ ਕੋ ਪਹਿਚਾਨੋ। 

ਕਿਉ” ਹਿਰਦੇ ਡਰ ਤੁਝ ਨੈ ਮਾਨੋ?? 
॥੨੭॥ 

ਹਮਹਿ ਬਿਲੋਕਾ ਤਿਨ ਨੈ ਜਬ ਹੀ। 

ਭਾਗ ਚਲੇ ਡਰਿ ਕੈ ਉਰ ਸਭਿ ਹੀ। 

ਰਹਯੋ ਏਕ ਠਾਂਢਾ ਤਿਹ ਥਾਈ। 

ਔਰ ਗਏ ਸਭਿ ਦੂਰ ਪਲਾਈ ॥੨੮॥ 

ਮੈ ਬੂਝਯੋ ਤਬ ਤਿਹ ਕੇ ਸਾਥਾ। 

“ਕੋ ਹੈ ਤੂੰ ? ਕਹਿਯੇ ਨਿਜ ਗਾਥਾ। ` 

ਸੁਨਿ ਤਿਹ ਊਚੇ ਚੀਕ ਪੁਕਾਰੀ। 

ਲਖੀ ਨ ਪਸ਼ੂ ਸਮਾਨ ਉਚਾਰੀ ॥੨੯॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 903 





ਬੂਝੇ ਮੈ' ਤਬ ਹੀ ਗੁਨ ਐਨਾ। 

“ਕਿਉ ਨਹਿਂ ਏ ਬੋਲਤਿ ਸ਼ੁਭ ਬੈਨਾ? 
ਮਾਨੁਖ ਸੇ ਇਨ ਕੇ ਸਰਬੰਗਾ। 

ਹਮਕੋ _ਪਿਖਿ ਭਾਗੇ ਡਰ _ਸੰਗਾ? 
॥੩੦॥ 

ਸ਼ੀ ਗੁਰੂ ਕਹੇਂ “ਬੈਨ ਇਨ ਐਸੇ। 
ਨਹੀਂ ਭਨਤਿ ਮਾਨੁਖ ਬਚ ਜੈਸੇ। 

ਪਸ਼ੂ ਸਮਾਨ ਅਹੈ' ਅਨਜਾਨੇ। 

ਤਿਨ ਤੇ ਕਛੁਕ ਹੋਸ਼ ਸਰ ਸਾਨੇ 
॥੩੧॥ 

ਰਹਯੋ ਏਕ ਠਾਂਢਾ ਤਹਿਂ ਜੋਊ। 

ਬਨ ਮੈ” ਲੇਨਿ ਗਯੋ ਫਲ ਸੋਊ। 


ਮਧੁਰ ਰਸਾਲ ਦੇਖਿ ਕਰਿ ਆਨੇ'। "ਇਹ ਗੁਰੂ ਜੀ ਦੀ ਆਤਮ ਸਤਯਾ ਦਾ ਕ੍ਰਿਸ਼ਮਾਂ 
ਹੈ। 


ਹਮ ਤੇ ਦੂਰ ਧਰੇ ਡਰ ਮਾਨੇ ॥੩੨॥ 
ਬਹੁਰੋ ਸੋ ਭੀ ਗਯੋ ਪਲਾਈ'। 'ਉਹ ਬੀ ਨੌਸ ਗਿਆ। 


ਮਿਲਯੋ ਸੰਗਿ' ਅਪਨੇ ਮਹਿੰ ਜਾਈ। 'ਸਾਥੀਆਂ। 

ਪੁਭੁ ਜੀ ਲੇ ਕਰਿ ਫਲ ਨਿਜ ਪਾਨੇ। 

ਕਹਿਨ ਲਗੇ _ “ਖਾਵਹੁ _ ਮਰਦਾਨੇ ? 

॥੩੩॥ 

ਮਾਨ ਬਚਨ ਲੀਨੇ ਕਰ ਮਾਂਹੀ। 

ਖਾਨ ਲਗਜੋ “ਹੈੱ' ਮਧੁਰ” ਸਰਾਹੀ'। 

ਖਾਇ ਬਹੁਤ ਜਬ ਹੀ ਤ੍ਰਿਪਤਾਨਾ। 

ਪੁਨ ਅੱਗੂਜ ਕੀਨੋ ਪੁਸਥਾਨਾ ॥੩੪॥ 

ਕਹੂੰ ਸਿੰਧੂ ਆਵਹਿ ਮਗ ਮਾਂਹੀ। 

ਕਹੁ ਟਾਪੂ ਧਰਨੀ ਪਰ ਜਾਹੀਂ”। 

"ਇਨ੍ਹਾਂ ਪਦਾਂ ਤੋ ਸਹੀ ਹੁੰਦਾ ਹੈ ਕਿ ਨੇੜੇ ਤੇੜੇ ਦੇ ਛੋਟੇ ਛੋਟੇ ਟਾਪੂਆਂ ਵਿਚ ਤੇ ਸਮੁੰਦਰ ਦੇ ਨੇੜੇ 
ਤੇੜੇ ਫਿਰ ਰਹੇ ਹਨ, ਜਿੱਥੇ ਕਿ ਸੋਨਦੀਪ ਹੈ। ਇਹ ਬੀ ਹੋ ਸਕਦਾ ਹੈ ਕਿ ਆਸਾਮ ਤੇ ਦੱਖਣੀ 
ਟਾਪੂਆਂ ਦੀ ਯਾਤ੍ਹਾ ਦੀਆਂ ਸਾਖੀਆਂ ਹਿੰਦਾਲੀਏ ਵਿਗਾੜੂ ਨੇ ਆਪਣੇ ਖਯਾਲ ਮਿਲਾਕੇ ਅੱਗੜ ਪਿੱਛੜ 
ਤੇ ਵੱਧ ਘੱਟ ਕਰ ਦਿੱਤੀਆਂ ਹੋਣ। 

ਕਿਤਿਕ ਦਿਵਸ ਜਬ ਕੀਨ ਪਯਾਨਾ। 

ਛੁਧਾ ਸੰਗਿ _ਬਿਹਬਲ ਮਰਦਾਨਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੩੫॥ 

ਤਬ ਕਾਨਨ ਆਵਾ ਇਕ ਭਾਰੀ। 
ਸਫਲ ਬਿਟਪ' ਹੈ' ਜਾਸ ਮਝਾਰੀ। 
ਪੁਸ਼ਪਨ ਪੱਤ੍ਨ ਸੋ ਬਹੁ ਸੁੰਦਰ। 
ਗਮਨੇ ਸ਼੍ਰੀ ਗੁਰੂ ਤਿਹ ਕੇ ਅੰਦਰ 
॥੨੩੬॥ 

ਖਰੇ ਤਰੋਵਰੁ ਬ੍ਰਿੰਦ ਉਤੰਗਾ। 

ਜਿਹ ਬਨ ਮੈ ਨਹਿਂ ਏਕ ਬਿਹੰਗਾ। 
ਜੰਬੁਕ! ਕੇਹਰਿ£ ਬ੍ਰਿਕ ਨ ਕੁਰੰਗਾ“। 
ਸੂਕਰ£ _ਸਸਾ? ਨ _ਰੋਝ” _ਮਤੰਗਾ" 
॥੩੭॥ 

ਜੀਵ ਨਾਮ ਜਿਹ ਮੈ' ਨਹਿ ਕੋਈ। 
ਪਰਯੋ ਸ਼ੂਨ ਚਹੁੰਦਿਸ਼ ਤੇ ਸੋਈ। 

ਤਾ ਮਹਿਂ ਪਿਖਿ ਛਾਯਾ ਰਮਣੀਕਾ। 
ਬੈਠਿ ਗਏ ਬੇਦੀ ਕੁਲ ਟੀਕਾ ॥੩੮॥ 
ਏਕ ਮਹੂਤਰ ਬੀਤਾ ਜਬ ਹੀ। 

ਬੋਲਯੋ ਮਰਦਾਨਾ ਬਚ ਤਹ ਹੀ। 

“ਛੁਧਾ ਸੰਗ ਬਿਹਬਲ ਮਮ ਪ੍ਾਨਾ। 
ਆਇਸ ਦੇਹੁ ਕਰੋ” ਫਲ ਖਾਨਾ 
॥੩੯॥ 
ਕਿਤਿਕ' ਦਿਵਸ ਬੀਤੇ ਬਿਨ ਖਾਏ। 
ਨਹਿ ਅਹਾਰ ਮਗ ਮੈ ਕਿਹ ਥਾਏ। 
ਇਸ ਬਨ ਮਹਿੰ ਦੀਸਹਿਂ ਫਲ ਰੂਰੇ। 
ਮਧੁਰ _ਬਿਸਾਲ ਰਸਨ ਕੇ ਪੂਰੇ ' 
॥੪੦॥ 

ਸ਼ੀ ਨਾਨਕ ਸੁਨਿ ਬਚਨ ਬਖਾਨਾ। 
“ਬੈਠਹੁ ਹਮਰੇ ਢਿਗ ਮਰਦਾਨਾ। 

ਇਸ ਬਨ ਕੋ ਨੀਕੋ ਨਹਿ ਲਖਿਯੇ। 
ਚਹੂੰ ਓਰ ਤੇ ਸ਼ੂੰਨੋ ਪਿਖਿਯੇ ॥੪੧॥ 
ਪਸ਼ੂ ਨ ਪੰਖੀ ਦੇਤਿ ਦਿਖਾਈ। 

ਜਹਿਂ ਮਾਨੁਖ ਕੋ ਖੋਜ ਨ ਪਾਈ। 





'ਪੰਛੀ। 
'ਗਿੱਦੜ। “ਸ਼ੇਰ। “ਬਘਿਆੜ। “ਹਰਨ। 
'ਸੂਰ। “ਸਹੇ। 'ਪਾਹੜੇ। “ਹਾਥੀ। 


'ਪਾ:-ਕਿਤੇ। 


904 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 905 


ਧਰਿ ਧੀਰਜ ਕੋ ਬੈਠਿ ਸਮੀਪਾ। ? 

ਪੁਨ ਚੁਪ ਭੇ ਬੇਦੀ ਕੁਲਦੀਪਾ ॥੪੨॥ 

ਸੁਨਿ ਰਿਸ ਜਗੀ ਅਧਿਕ ਮਰਦਾਨੇ। __ 'ਗੁੱਸਾ। 
ਖਿਝ ਕੈ ਨਿਸ਼ਠੁਰ' ਬਚਨ ਬਖਾਨੇ। 'ਕਰੜੇ। 
“ਜਹਿਂ ਅਹਾਰ ਆਵਤਿ ਕਰ ਮੇਰੇ। 

ਬਰਜਹਿਂ ਤਹਿ' ਨ ਜਾਨ ਦੈ' ਨੇਰੇ 
॥੪੨॥ 

ਮਨਹੁ ਬੈਰ ਕਰਿ ਮਾਰਤਿ ਮੋਹੀ। 

ਕਯੋ' ਜੀਵਨ ਜਗ ਮਹਿ ਅਬ ਹੋਹੀ। 

ਕਹਾਂ ਖ਼ੁਦਾਇ ਮੁਝਹਿ ਮਿਰਿਤੁ ਦੀਨੀ। 

॥੪੪॥ 

ਨਹੀ ਗੋਰ!" ਮੇਰੀ ਕਿਨ ਕਰਨੀ। 'ਕਬਰ। 





'ਮਰਦਾਨੇ ਦੇ ਇਹ ਬਚਨ ਗੁੱਸੇ ਵਿੱਚ ਕਹੇ ਹੋਏ ਹਨ। ਜੈਸਾ ਕਿ ਉਹ ਆਪ ਅੰਕ ੫੪ ਵਿਚ ਆਖਦਾ 
ਹੈ “ਕਹੇ ਕੁਬਚਨਾ ਮੋਹ ਅਰੂਢਾ” ਜਦੋ' ਸੱਚਮੁਚ ਮਰਦਾਨੇ ਦਾ ਅੰਤ ਕਾਲ ਆਉਂਦਾ ਹੈ ਤਾਂ ਗੁਰੂ ਜੀ 
ਨੂੰ ਆਖਦਾ ਹੈ-ਮੁਝ ਦਿਹੁ ਦਾਹੁ ਅਗਨ ਜਗਸਾਈਂ। ਧਰਨ ਬਿਖੈ ਦਫਨਾਵਹੁ ਨਾਂਹੀ'।ਸ੍ਹੀ ਗੁ: ਨਾ: 
ਪ੍ਰਕਾਸ਼ ਉਤ੍ਰਾ: ਅਧ: ੩੫ ਅੰਕ ੧੪] ਫਿਰ ਉਸੇ ਅਧਯਾਯ ਦੇ ਅੰਕ ੨੯ ਵਿੱਚ ਮਰਦਾਨੇ ਨੂੰ ਅਗਨ 


ਦਾਹ ਦਿੱਤਾ ਲਿਖਿਆ ਹੈ। 

ਯੋ ਹੀ ਪਰਯੋ ਰਹੋ ਗੋ ਧਰਨੀ। 

ਹੌਂ ਤੋ ਡੂਮ ਕਰਤਿ ਗੁਜਰਾਨਾ। 

ਮਾਂਗ ਮਾਂਗ ਅਪਨੇ ਜਜਮਾਨਾ ॥੪੫॥ 

ਬੈਠਯੋ ਸਦਨ ਸਭੈ ਸੁਖ ਪਾਵਤਿ। 

ਨਿਜ ਪਰਵਾਰ ਮਿਲਯੋ ਹਰਖਾਵਤਿਂ। /ਪ੍ਰਸੰਨ ਹੁੰਦਾ ਸਾਂ। 
ਉਜਰਯੋ ਹੁਤੋ ਆਪ ਇਹ ਘਰ ਤੇ। 

ਮੁਝੈ _ਉਜਾਰਯੋ ਗੁਜਰ! ਸੁ ਕਰਤੇ 'ਗੁਜ਼ਾਰਾ। 
॥੪੬॥ 

ਨਿਕਟ ਬਿਟਪ ਕੇ ਫਲ ਹੈ ਮੇਰੇ। 
ਤ੍ਰਿਪਤੋ' ਇਨ ਕੇ ਖਾਇ ਘਨੇਰੇ। 

ਇਹ ਰਜਾਇ ਮੁਝ ਦੇਤਿ ਨ ਕੈਸੇ। 

ਜਾਨਤਿ ਛੁਧਾ ਆਪਨੀ ਜੈਸੇ ॥੪੭॥ 

ਹੌ ਨ ਸਕੌ' ਸਹਿ ਭੂਖ ਘਨੇਰੀ। 

ਇਨ ਕੋ ਹਸੀ ਸੁਹਾਵਤਿ ਮੇਰੀ”। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 906 


ਭਯੋ ਛੁਧਾਤੁਰ ਜਾਨਤਿ ਨਾਂਹੀ। 
ਫਲ ਨ ਖਾਨ ਦੇਵਤਿ ਬਰਜਾਹੀਂ!? 'ਰੋਕਦੇ ਹਨ। 
॥੪੮॥ 


ਅਸ ਪ੍ਰਕਾਰ ਖਿਝ ਕਹੇ ਅਯੋਗੂ।” 

"ਸ਼ੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇਕ ਤੋਂ ਵਧੀਕ ਵੇਰ ਮਰਦਾਨੇ ਨੂੰ ਭੁੱਖ ਦੇ ਦੁੱਖ ਤੋ ਆਤੁਰ 
ਹੋਇਆ ਦੱਸਿਆ ਗਿਆ ਹੈ ਤੇ ਕਈ ਵੇਰ ਤਾਂ ਇਸ ਵਿਆਕੁਲਤਾ ਵਿੱਚ ਉਪਾਲੰਭ ਦੇ ਵਾਕ ਗੁਰੂ ਜੀ 
ਨੂੰ ਕਹਿੰਦਾ ਪ੍ਰਗਟ ਕੀਤਾ ਹੈ। ਸ਼੍ਰੀ ਗੁਰੂ ਜੀ ਕਰਨ ਕਾਰਨ ਸਨ, ਭੁੱਖ ਪਯਾਸ ਤੇ ਵਸੀਕਾਰ ਰਖਦੇ 
ਸਨ, ਮਰਦਾਨੇ ਵਾਂਗ ਭਾਈ ਬਾਲਾ, ਜੋ ਇਨ੍ਹਾਂ ਉਦਾਸੀਆਂ ਵਿੱਚ ਅਕਸਰ ਨਾਲ ਰਿਹਾ ਹੈ, ਓਹਨੂੰ ਭੁੱਖ 
ਨੇ ਕਿਤੇ ਨਹੀਂ ਸਤਾਇਆ, ਕੇਵਲ ਮਰਦਾਨੇ ਨੂੰ ਹੀ ਭੁੱਖ ਕਿਉ” ਦਬਾਂਦੀ ਰਹੀ? ਇਸਦਾ ਉੱਤਰ 
ਉਤਰਾਰਧ ਅੱਧਜਾਇ ੧ ਅੰਗ ੩੧ ਵਿੱਚੋਂ ਮਰਦਾਨੇ ਦੇ ਆਪਣੇ ਮੂੰਹੋਂ ਕਹੇ ਪਦਾਂ ਤੋਂ ਮਿਲ ਜਾਂਦਾ 
ਹੈ:- 'ਸੁੀ ਪੁਭੁ ਸੁਨੀਏ ਛੁਧਾ ਨ ਕੋਈ। ਜਬ ਕੋ ਬਰ ਦੇਕਰ ਤੁਮ ਖੋਈ। ਰਹੋ ਅਨੰਦ ਸਦਾ ਉਰ 
ਮਾਂਹੀ। ਖਾਵਨ ਚਾਹਿ ਹੋਤ ਕਬ ਨਾਹੀਂ।” ਇਸ ਤੋ ਸਪਸ਼ਟ ਹੈ ਕਿ ਗੁਰੂ ਜੀ ਨੇ ਬਾਲੇ ਵਾਂਗ ਮਰਦਾਨੇ 
ਦੀ ਭੁੱਖ ਵੀ ਅੰਤ ਨੂੰ ਨਵਿਰਤ ਕਰ ਦਿੱਤੀ ਸੀ। ਫਿਰ ਮਰਦਾਨੇ ਤੇ ਭੁੱਖ ਨੇ ਕਿਉ ਜ਼ੋਰ ਪਾਇਆ? 
ਇਸ ਸੰਸੇ ਦੀ ਨਵਿਰਤੀ ਕਾਵਰੂ ਦੇਸ਼ ਦਾ ਜ਼ਿਕਰ ਕਰਦੇ ਹੋਏ ਕਵਿ ਜੀ ਐਉੱ ਕਰਦੇ ਹਨ:- 

ਛੁਧਾ ਲਗੀ ਬਯਾਕੁਲ ਭਯੋ ਮਰਦਾਨਾ ਅਕੁਲਾਇ। 

ਸਮਤਿ ਹੇਤ ਕਾਰਨ ਕਰਨ ਤਿਹ ਉਰ ਭੂਖ ਲਗਾਇ। 

ਇਸ ਦਾ ਤਾਤਪਰਯ ਇਹ ਹੈ ਕਿ ਜਿੱਕੁਣ ਸਤਿਗੁਰੂ ਜੀ ਨੇ ਮੱਕੇ, ਜਗਨਨਾਥ, ਹਰਿਦੁਵਾਰ ਤੇ 
ਕੁਰਛੇਤਰ ਆਦਿਕ ਅਸਥਾਨਾਂ ਤੇ ਸਤਿ ਧਰਮ ਦਾ ਉਪਦੇਸ਼ ਦੇਣ ਲਈ ਚੜ੍ਹਦੇ ਦੀ ਥਾਂ ਲਹਿੰਦੇ ਵਲ 
ਪਾਣੀ ਉਛਾਲ, ਕਾਬੇ ਵਲ ਚਰਣ ਕਰਕੇ ਤੇ ਸੂਰਜ ਗੁਹਣ ਸਮੇ' ਅਗਨੀ ਤੇ ਦੇਗਚੀ ਰੱਖਣੇ ਆਦਿਕ 
ਦੰਭੀਆਂ ਦਾ ਪਾਜ ਉਘਾੜਨ ਤੇ ਕੁਰਾਹੇ ਪਿਆਂ ਨੂੰ ਸਿੱਧੇ ਰਾਹ ਲਾਉਣ ਦਾ ਅਵਸਰ ਬਨਾਉਣ ਲਈ 
ਗੁਰੂ ਜੀ ਆਪਣੀ ਦੈਵੀ ਸ਼ਕਤੀ ਨਾਲ ਮਰਦਾਨੇ ਦੀ ਭੁੱਖ ਤੇ ਪਿਆਸ ਨੂੰ ਤ੍ਰਿਖਿਆ ਕਰ ਦੇਂਦੇ ਰਹੇ, 
ਜਿਸਤੋ' ਆਤੁਰ ਹੋਇਆ ਹੋਇਆ ਮਰਦਾਨਾ ਗੁਰੂ ਜੀ ਦੇ ਨਿਸ਼ਚਿਤ ਅਸਥਾਨ ਤੇ ਜਾਂਦਾ, ਉਥੇ ਕੋਈ 
ਘਟਨਾ ਵਾਪਰਦੀ ਤੇ ਸਤਿਗੁਰੂ ਜੀ ਜੀਆ ਦਾਨ ਦੇਣ ਦਾ ਅਵਸਰ ਕੱਢ ਲੈਂਦੇ, ਜਿਹਾ ਕਿ ਨੂਰਸ਼ਾਹ ਤੇ 
ਵਲੀ ਕੰਧਾਰੀ ਦੇ ਪੁਸੰਗਾਂ ਤੋ ਵਿਦਤ ਹੈ। 





ਆਪਣਾ ਦੀਨ ਤੇ ਦੁਨੀਆਂ ਸਤਿਗੁਰੂ ਜੀ ਨੂੰ ਹੀ ਜਾਨਣ ਦਾ ਜੋ ਮਾਨ ਉਸਨੂੰ ਪ੍ਰਾਪਤ ਸੀ, ਉਸਦੀ ਹੋੱਦ 
ਵਿੱਚ ਉਸਦੇ ਉਪਾਲੰਭ ਦੇ ਕਹੇ ਵਾਕ ਅਸ਼ਰਧਕਤਾ ਦੇ ਵਾਕ ਨਹੀਂ ਹਨ, ਇਹ “ਪਰੈਮ-ਨਿਹੋਰੇ ` ਹਨ 
ਤੇ ਇਹ ਉਸੇ ਤਰ੍ਹਾਂ ਮਾਣ ਤਾਣ ਦੀ ਅਵਸਥਾ ਵਿੱਚ ਕਹੇ ਗਏ ਹਨ ਜਿਸ ਤਰ੍ਹਾਂ ਇਕ ਬਾਲਕ ਪ੍ਰੇਮ 
ਵਿਚ ਆ ਕੇ ਆਪਣੇ ਪਿਤਾ, ਜਾਂ ਇਕ ਭਗਤ ਪ੍ਰੇਮ ਦੇ ਸਰੂਪ ਵਿੱਚ ਪਰਮਾਤਮਾ ਨੂੰ ਕਈ ਵੇਰ ਕਹਿੰਦੇ 
ਵੇਖੇ ਤੇ ਸੁਣੇ ਜਾਂਦੇ ਹਨ। 

ਕਾਨਨ ਗਮਨਯੋ ਬਿਨਾ ਨਿਯੋਗੁ”। ।ਆਗਜਾ ਤੋਂ ਬਿਨਾਂ ਹੀ। 

ਖਾਨ ਲਗਯੋ ਫਲ ਮਧੁਰੇ ਸੁੰਦਰ। 

ਲਾਲਚ ਲਗੇ ਗਯੋ ਬਹੁ ਅੰਦਰ ॥ ੪੯॥ 

ਹੁਤੋ ਦੈਂਤ ਇਕ ਤਹਿ ਭੈਕਾਰੀ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਿਹ ਨੈ ਗਜ ਮ੍ਰਿਗ ਕੀਨ ਅਹਾਰੀ। 
ਦੋਇ ਸਹੰਸੁ ਕੋਸ ਲੌ ਸੋਉ। 

ਬਨ ਮੈਂ ਜੀਵ ਨ ਛਾਡਯੋ ਕੋਊ ॥੫੦॥ 
ਗਿਰ ਸਮਾਨ ਜਿਹ ਦੇਹ ਕਰਾਲਾ'। 
ਉਭੈ ਕੋਸ ਲੌ ਬਾਹੁ ਬਿਸਾਲਾ। 

ਸਿਰ ਪਰ ਸ੍ਰਿੰਗ ਖ਼ਜੂਰ ਸਮਾਨਾ'। 
ਗਿਰ _ਕੰਦਰ!' ਸੀ ਨਾਸ? ਪੁਮਾਨਾ 
॥੫੧॥ 

ਚਾਟਤਿ ਓਸ਼ਟ' ਛੁਧਾ? ਮਹਾਨਾ”। 

ਤਿਹ ਨੈ ਦੇਖਾ ਜਬ ਮਰਦਾਨਾ। 

(ਦੈੱਤ ਨੇ ਮਰਦਾਨਾ ਸਾਬਤ ਨਿਗਲਨਾ) 

ਤੂਰਨ ਗਹਿ ਕਰਿ ਤਬ ਨਿਜ ਪਾਨਾ। 
ਮੁਖ ਮਹਿ `ਖਾਵਾ ਕੌਰ ਸਮਾਨਾ 
॥੫੨॥ 

ਭਯੋ ਤ੍ਰਾਸ ਮੁਖ ਬੋਲਿ ਨ ਆਯੋ। 

ਸ਼ੀ ਨਾਨਕ ਮਨ ਮਾਂਹਿ ਧਯਾਯੋ। 


“ਕਰਿਯੇ ਰੱਛਾ ਸ਼੍ਰੀ ਗੁਰੂ ਪੂਰਨ ! 

ਜ੍ਯੋ _ਗਜਰਾਜ! _ਉਧਾਰਯੋ? _ਤੂਰਨ 
॥੫੩॥ 

ਹੇ ਪ੍ਰਭੁ ! ਮੈਂ ਅਜਾਨ ਮਤਿ ਮੂਢਾ। 
ਕਹੇ ਕੁਬਚਨਾ ਮੋਹ ਅਰੂਢਾ'। 

ਬਿਰਦ ਸੰਭਾਰਹੁ ਅਪਨ ਕ੍ਰਿਪਾਲਾ। 
ਮੁਝਹਿ ਮੁਚਾਵਹੁ ਦੈਤ _ਬਿਸਾਲਾ! 


॥੫੪॥ 

ਕਹੇ ਕੁਬੈਨ ਨ ਉਰ ਮੈ ਧਰਿਯੇ। 

ਦੀਨ ਬੰਧੁ ਨਿਜ ਨਾਮ ਬਿਚਰਿਯੇ। 
ਸੰਗ ਲੀਯੇ ਕੀ ਰਾਖਹੁ ਲਾਜਾ। 

ਤੁਮ ਹੋ ਤੀਨ ਲੋਕ _ਸਿਰਤਾਜਾ? 
॥੫੫॥ 

ਸਰਬ ਬ੍ਰਿਤੰਤ ਜਾਨਿ ਗੁਰੁ ਲੀਨੋ। 
ਦੈਤ ਰਦਨ ਤੇ ਰਾਖਨ ਕੀਨੋ। 


907 





'ਭਯਾਨਕ। 

'ਵਾਂਕੂੰ। 

ਪਹਾੜ ਦੀ ਖੋਹ। “ਨਾਸਾਂ। 'ਪਾ:-ਗਿਰਕੰਦਰਾ- 
ਬੀ ਹੈ। 


'ਬੁੱਲ੍ਹ। “ਭੁੱਖ। “ਬਹੁਤੀ। 


/ਗਜਰਾਜ ਨੂੰ ਜਿਵੇਂ। “ਬਚਾਯਾ ਸੀ। 


'ਮੋਹ ਵਿਚ ਆ ਕੇ (ਅ) ਅਗਯਾਨ ਵਿਚ। 


'ਬਚਾਵਹੁ ਦੈਤ ਵੱਡੇ ਤੋ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 908 


ਗਯੋ ਉਦਰ ਮਹਿ ਬਨਾ ਬਨਾਯੋ। 

ਦੁਸ਼ਟ ਰਦਨ ਕੋ ਛੁਹਨ ਨ ਪਾਯੋ 

॥੫੬॥ 

ਜਯੋ` ਨਰ ਕੇ ਗਰਾਂ ਦਾਨੋ! ਜਾਈ। ਦਾਣਾ। 'ਪਾ:-ਉਰ। 

ਗਯੋ ਉਲੈਘਿ ਤਿਸੀ ਕੀ ਨਜਾਈ। 

ਪੁਨ ਬੋਲੇ ਮੁਝ ਸੰਗ ਕ੍ਰਿਪਾਲਾ। 

“ਬੈਠਾ ਰਹੁ ਇਹ ਨਾਂ ਤੂੰ ਬਾਲਾ! 

॥੫੭॥ 

ਮਰਦਾਨੇ ਕੋ ਦੈਤ ਗਹਾਨਾ। 

ਉਦਰ ਬਿਖੈ ਤਿਨ ਲੀਨ ਲੰਘਾਨਾ। 

ਜਾਇ ਛੁਰਾਵਹਿਂ ਅਬ ਤਿਹ ਤਾਈਂ। 

ਘਟਿ ਇਕ ਮੈਂ”, ਤੁੰ ਆਉ ਤਹਾਂਈ?' ` “ਇਕ ਘੜੀ ਵਿਚ। “ਤਿੱਥੇ ਹੀ। 'ਪਾ:-ਘਟੀ 
॥੫੮॥ ਰ੍‌ ਅਧਿਕ ਮੈ ਆਉਂ ਇਹਾਂ ਹੀ। 
ਅਸ ਕਹਿ ਮੁਝ ਬੇਦੀ ਕੁਲਦੀਪਾ। 

ਗਮਨੇ ਰਾਖਸ਼ ਕੇਰ ਸਮੀਪਾ। 

ਦਾਸ ਬਚਾਵਨ ਹਿਤ ਗੁਰੁ ਪੂਰਨ। 





ਦਈ ਦਿਖਾਈ ਦੈਤਹਿ ਤੂਰਨ ॥੫੯॥ 
ਸ਼ੀ ਨਾਨਕ ਗਹਿ ਲੀਨੋਂ ਤਾਂਹੀ। 

ਕਰ ਉਚਾਇ ਪਾਏ ਮੁਖ ਮਾਂਹੀ। 

ਉਦਰ ਬਿਖੈ ਪਹੁੰਚੇ ਗੁਰੂ ਜਬ ਹੀ। 
ਮਿਲਤਿ ਭਯੋ ਮਰਦਾਨਾ ਤਬ ਹੀ 


॥੬੦॥ 

ਕਹੇ ਬਚਨ ਤਿਹ ਧੀਰਜ ਦੀਨੀ। 

ਪੁਨ ਨਿਜ ਦੇਹਿ ਬਧਾਵਨ ਕੀਨੀ। 

ਦੈ ਕੌਸਨ ਲੌ ਦੈਤ ਉਤੰਗਾ!। 'ਉੱਚਾ। 
ਤਿਤਨੋ _ਕਿਯੋ _ਪੂ੍ਭੂ ਨਿਜ _ਅੰਗਾ 

॥੬੧॥ 

ਜਬ ਤਨ ਫਟਨ ਲਗਜੋ ਤਿਹ ਕੇਰੋਂ। 

ਇਕ ਜੋਜਨ ਲੌ ਬਧਯੋ ਬਧੇਰੋ। 

ਸ਼ੀ ਗੁਰੂ ਬਹੁਤ ਬਧਾਵਾ ਤੇਤੋ!। 'ਤਿਤਨਾ ਹੀ। 
ਰਾਖਸ਼ ਬਿਸਤਰਯੋ!' ਤਨ ਜੇਤੋ ॥੬੩॥ _ 'ਫੈਲਾਇਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 909 





ਭਯੋ ਕਸ਼ਟ ਜਬ ਰਾਖਸ਼ ਤਾਂਈ। 

ਦਰ! ਜੋਜਨ ਕੀ ਦੇਹਿ ਬਧਾਈ। 

ਸ਼ੀ ਗੁਰੂ ਤੇਤੋ ਤਨ ਬਿਸਤਾਰਾ। 

ਅੰਤਰ ਭਯੋ ਤਾਂਹਿ ਦੁਖ ਭਾਰਾ ॥੬੩॥ 

ਨੌ ਜੋਜਨ ਲੌ ਦੈਤ ਬਧਾਵਾ। 

ਤੈਸੋ ਪੁਭੁ ਨਿਜ ਦੇਹਿ ਬਨਾਵਾ। 

ਭਏ ਸੁਮੇਰੁ ਸਮਾਨ! ਸੁ ਭਾਰੀ। 'ਸੁਮੇਰ ਪਹਾੜ ਵਾਂੂ। 

ਅਸੁਰ ਤਬੈ ਨਿਰਬਲਤਾ ਧਾਰੀ ॥੬੪॥ 

ਠਾਂਢੇ ਦੇਖਹਿਂ ਦੇਵ ਅਕਾਸ਼ਾ। 

ਸਭਿਹਿਨਿ ਹਾਹਾਕਾਰ ਪ੍ਰਕਾਸ਼ਾ। 

-ਦੈਤ ਚਬਾਇ ਗਯੋ- ਇਵ ਜਾਨੇ। 

ਪੁਭੁ ਕੀ ਮਹਿਮਾ ਤੇ ਅਨਜਾਨੇ ॥੬੫॥ 

ਦੈਤ ਭਯੋ ਬਿਹਥਬਲ ਤਬ ਤਾਂਈ। 

ਨਿਜ ਜੀਵਨ ਕੀ ਆਸ ਚੁਕਾਈ। 

ਪਸਰੇ! ਨੈਨ ਭਯਾਨਕ ਭਾਰੇ। 'ਫੈਲੇ। 

ਗਿਰਯੋ ਅਵਨਿ ਪਰ ਖਾਇ ਪਛਾਰੇ 

॥੬੬॥ 

ਮਾਨੋ ਬਧਜਯੋ ਬਿੰਧਚਾਜਲ' ਭਾਰੀ। 

'ਬਿੰਧਕਾਚਲ ਦੱਖਣੀ ਤੇ ਉੱਤਰੀ ਹਿੰਦ ਦੇ ਵਿਚਕਾਰ ਇਕ ਪਹਾੜ ਹੈ। ਇਹ ਕਦੇ ਹੁਣ ਨਾਲੋ' ਬਹੁਤ 
ਉੱਚਾ ਹੋਣਾ ਹੈ, ਪੁਰਾਣਕ ਕਥਾ ਹੈ ਕਿ ਇਕ ਵੇਰ ਬਿੰਧਸਾਚਲ ਨੇ ਉੱਚਾ ਹੋਣ ਦਾ ਯਤਨ ਕੀਤਾ ਕਿ 
ਸੂਰਜ ਮੇਰੀ ਬੀ ਪ੍ਰਕਰਮਾ ਕਰੇ, ਇਸ ਪਰ ਦੇਵਤੇ ਘਬਰਾਏ ਕਿ ਮਤਾਂ ਇਹ ਸੂਰਜ ਨੂੰ ਹੀ ਰੋਕ ਲਵੇ 
ਤਾਂ ਬਿੰਧਕਾਚਲ ਦੇ ਗੁਰੂ ਅਗਸਤ ਜੀ ਸੱਦੇ ਆਏ, ਬਿੰਧਜਾਚਲ ਨੇ ਗੁਰੂ ਨੂੰ ਮੱਥਾ ਟੇਕਿਆ ਅਗਸਤ 
ਨੇ ਆਗਯਾ ਕੀਤੀ ਏਸੇ ਤਰ੍ਹਾਂ ਪਿਆ ਰਹੁ, ਤਦ ਤੋ” ਓਹ ਉਸੇ ਤਰ੍ਹਾਂ ਹੀ ਪਿਆ ਹੈ। 

ਪਰਯੋ ਧਰਨ ਪਰ ਗੁਰੂ ਅਗਾਰੀ। 

ਤਿਹ ਕੇ ਤਰੇ ਤਰੋਵਰ ਜੇਤੇ। 

ਟੂਟ ਗਏ ਚੂਰਨ ਭੇ ਤੇਤੇ ॥੬੭॥ 

ਸੈਯਾ: 

ਬੰਦ ਭਯੋ ਮੁਖ ਸ੍ਰਾਸ ਜਬੈ, 

ਤਬ ਦੇਹਿ ਛੁਟੀ ਤਿਹ ਪਾਨ ਉਡਾਈ। 

ਭਾਖਤਿ “ਜੈ” ਪੁਨ “ਜੈ” ਸੁਰ! ਬਾਸਵ?, 'ਦੇਵਤੇ। “ਇੰਦੂ। 

ਫੂਲਨ ਕੀ ਬਰਖਾ ਬਰਖਾਈ। 

ਸੰਗ ਲਏ ਮਰਦਾਨਹਿ ਕੋ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 910 


ਨਿਕਸੇ ਗੁਰੁ ਬਾਹਰ ਐਸ ਸੁਹਾਈ:। __ 'ਇਸ ਤਰ੍ਹਾਂ। 'ਸੋਭਨੀਕ ਸਨ। 
ਮੀਨਿਗ ਤਾ ਕੀਜੀਗ ਮਨੀ /ਇਕ ਦੈੱਤ ਦਾ ਨਾਮ। 
ਨਿਕਸੇ ਸੰਗ ਗੋਪਨ ਸ਼ੀ ਜਦੁਰਾਈ' 'ਸ਼ੀੀ ਕ੍ਰਿਸ਼ਨ ਦੇਵ ਜੀ। 
॥੬੮॥ 

ਰਾਖਸ਼ ਸੁੰਦਰ ਦੇਹਿ ਧਰਾ, 

ਜਿਹਾ ਚਾਰ ਭੁਜਾ ਸ਼ੁਤ' ਕੁੰਡਲ? ਪਾਏ। 

ਪੀਤ! ਦੁਕੂਲ” ਬਿਰਾਜਤਿ ਊਪਰ, 

ਸ਼ਯਾਮ' ਸਰੂਪ ਭਲੀ ਛਬਿ ਛਾਏ। 

ਪੂਰਬ ਬੰਦਨ ਕੋ ਕਰਿ ਕੈ, 
ਪਰਸ਼ੰਸ਼ਨ ਕੇ!' ਪੁਨ ਬੈਨ ਅਲਾਏ। 

“ਹੇ ਕਰਤਾਰ ! ਧਰਯੋ ਅਵਤਾਰ, 

ਕਲੀ ਮਹਿ ਆਇ ਕੈ ਨਾਮ ਜਪਾਏ 

॥੬੯॥ 

ਹਮ ਸੇ ਜੁ ਅਘੀ ਤਿਨ ਕੋ ਗਤਿ ਦੇਵਨ, 

ਆਵਨ ਭਾ ਤੁਮਰੋ ਇਹ ਥਾਂਈਂ। 

ਜਗ ਖੰਡਤਿ ਹੋ ਸਭਿ ਡਿੰਭਲ' ਕੋ, 





ਸ਼ੁਭ ਮਾਰਗ ਮੈ ਨਰ ਦੇਹੁ ਚਲਾਈ। 
ਦਸਵਾਂ' ਅਵਤਾਰ ਧਰੈ' ਅਬ ਆਪ, 
ਅਲੈਬ' ਹੂ ਹਿੰਦ ਕੀ ਪੈਜ ਰਖਾਈ। 
ਤਨ ਮਾਨਵ ਧਾਰਿ ਕੈ ਪੁੰਖ ਫਿਰੋਂ, 
ਸ਼ਰਧਾ ਜੋ ਧਰੈ ਤਿਨ ਕੋ ਗਤਿਦਾਈ” 


॥੭੦॥ 

ਮਰਹਰੀ ਛੰਦ: ਲਖਿ ਮੈ ਮਰਦਾਨਾ ਉਰ 

ਬਿਸਮਾਨਾ, 

ਗੁਰੁ ਰਿਦੇ ਇਹੁ ਜਾਨਿ। 'ਗੁਰੂ ਜੀ ਨੇ ਸਾਡੇ ਦਿਲ ਦੀ ਜਾਣ ਲਈ। 
(ਦੈਂਤ ਦੀ ਪੂਰਬ ਕਥਾ) 

ਬੂਝਾ ਪੁਨ ਸੋਈ' “ਤੁਮ ਕੋ ਹੋਈ? 'ਦੈਂਤ ਨੂੰ ਪੁੱਛਿਆ। 

ਸਭਿ ਬਿਧਿ ਕਰੋਂ ਬਖਾਨ। 

ਨਿਜ ਗਾਥ ਉਚਾਰੀ ਪ੍ਰਭੂ ਅਗਾਰੀ 

“ਸੁਨਹੁ ਉਧਾਰਕ ਮੇਰਾਂ। ਹੇ ਮੇਰੇ ਉਧਾਰ ਕਰਣੇ ਵਾਲੇ। 
ਜਬ ਜਨਕ ਬਿਦੇਹੀ, ਤਬ ਨਰ ਦੇਹੀ, 

ਹੁਤੋ ਰਸੋਈਆ ਚੇਰ' ॥ ੭੧॥ /ਨੌਕਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 911 


ਇਕ ਕਾਲ ਨਰੇਂਦੂ! ਸੰਤਨ ਨੌਂਦੂ”, /ਰਾਜੇ ਨੇ। “ਨਿਉਂਦਾ ਕੀਤਾ। 

ਕਰੀ ਰਸੋਈ ਸਾਰ। 

ਤਬ ਮੁਝ ਛੁਧ'ਂ ਲਾਗੇ, ਸਭਿਹਿਨਿ 'ਭੁੱਖ। 

ਆਗੇ, 

ਕੀਨ ਦੁਰਾਇ! ਅਹਾਰਾ?। 'ਸਭ ਤੋ ਮੁਹਰੇ ਛੁਪਕੇ। “ਭੋਜਨ ਖਾ ਲਿਆ। 
ਨ੍ਰਿਪ ਨੈ ਜਬ ਜਾਨੀ ਗਿਰਾ ਬਖਾਨੀ 

-ਜੂਠੀ ਭਈ ਰਸੋਇ-। 

ਸਰਿਤਾ' ਮਹਿ __ਡਾਰੀ, ਸੰਤ _ਨ 'ਨਦੀ। ਅੰਤਾਂ ਨੂੰ ਨਾ ਖੁਵਾਈ। 
ਖੁਆਰੀ”, 

ਲਖਿ ਔਗੁਣ ਮਮ ਸੋਇ ॥ ੭੨॥ 





ਦੀਨ ਭਯੋ ਸੁਨਿ, ਬੂਝਤਿ/ ਮੈਂ, 
-ਕਬ ਹੋਵਹਿਗੀ ਗਤਿ ਦੇਹੁ ਬਤਾਈ?- 

| 

ਭੂਪ ਭਨਯੋ -ਕਲਿਕਾਲ ਵਿਥੈ, 

ਗੁਰੁ ਨਾਨਕ ਰੂਪ ਧਰੈ ਹਰਿ ਜਾਈ'। 

ਨਾਮ ਜਪਾਇ ਕੈ ਲੋਕ ਉਧਾਰਨ, 

ਤਾਂਹਿ ਮਿਲਾਪ ਤੇ ਸ਼ਾਪ ਮਿਟਾਈ 

[੮ [ਦਿ 

“ਦੇਵਲੂਤ ਤਾਂ ਆਦਮ ਖੋਰ ਜਾਂਗਲੀ ਜਾਤ ਦਾ ਬੰਦਾ ਸਹੀ ਹੁੰਦਾ ਸੀ, ਪਰ ਇਹ ਦੈੱਤ ਅਮੁਕਤਿ 
ਅਵਸਥਾ ਦੀ ਵਯਕਤੀ ਜਾਪਦੀ ਹੈ। ਚਾਹੋ ਵਰਣਨ ਸਰੀਰ ਧਾਰੀ ਵਾਂਡੂ ਕੀਤਾ ਹੈ। 

ਇਹ ਪ੍ਰਸੰਗ ਦੱਸਦਾ ਹੈ ਕਿ ਹਿੰਦੂ ਐਸ਼ੂਰਜ ਸਮੇ ਧਰਮ ਜੀਵਨ ਵਿਚ ਫਕੀਰਾਂ ਦਾ ਗੁੱਸਾ ਬੀ ਪ੍ਰਬਲ 
ਹੁੰਦਾ ਸੀ, ਸੁਪ ਦੇਣ ਵੱਲ ਛੇਤੀ ਪੈਂਦੇ ਸਨ, ਤੇ ਸੁਾਪ ਦੇ ਕੇ ਆਪ ਬਖਸ਼ਣੌ' ਅਸਮਰੱਥ ਹੁੰਦੇ ਸਨ, 
ਜਿਸ ਤਰ੍ਹਾਂ ਸੱਤਵੇ' ਸਤਿਗੁਰਾਂ ਨੇ ਭਾਈ ਗੋਰੇ ਨੂੰ ਕਤਲ ਦੇ ਜੁਰਮ ਵਿਚ ਸਰਾਪ ਦਿੱਤੇ ਸਨ, ਫਿਰ 
ਉਸਦੇ ਜਾਨ ਹੂਲਕੇ ਜਾਨਾਂ ਬਚਾਉਣ ਪਰ ਖੁਸ਼ ਹੋ ਕੇ ਬਖਸ਼ ਦਿੱਤੇ ਸੇ, ਇਹ ਸੱਤਯਾ ਪਹਿਲੇ ਸਮੇਂ ਦੇ 
ਧਰਮੀਆਂ ਵਿਚ ਨਹੀਂ ਸੀ। ਉਨ੍ਹਾਂ ਦੇ ਸੁਾਪਾਂ ਮਾਰੀਆਂ ਅਮੁਕਤਿ ਅਵਸਥਾ ਵਿਚ ਰੂਹਾਂ ਤੜਪ ਰਹੀਆਂ 
ਸਨ, ਉਨ੍ਹਾਂ ਨੂੰ ਸਤਿਗੁਰਾਂ ਨੇ ਕਲਯਾਨ ਦਿੱਤੀ। ਪ੍ਰਸੰਗ ਕਵਿ ਜੀ ਬਾਲੇ ਦੀ ਸਾਖੀ ਤੋ ਲੈ ਰਹੇ ਹਨ, 
ਮੰਤਵ ਉਨ੍ਹਾਂ ਦਾ ਨਿਰਾ ਇਹ ਜਾਪਦਾ ਹੈ ਕਿ ਪਿਛਲੇ ਜੁਗਾਂ ਦੇ ਧਰਮਾਤਮਾ ਦੇ ਸੁਾਪ ਦੁਖੀ ਅਬਿਗਤਿ, 
ਅਮੁਕਤਿ, ਰੁਲ ਰਹੀਆਂ ਰੂਹਾਂ ਨੂੰ ਸ੍ਰੀ ਗੁਰੂ ਜੀ ਨੇ ਤਾਰਿਆ। 

ਅਬਿਗਤ ਪ੍ਰਾਣੀ ਓਹ ਹੁੰਦੇ ਹਨ, ਜੋ ਮਰ ਗਿਆਂ ਤੇ ਧਰਤੀ ਪਰ ਹੀ ਵਾਸ਼ਨਾਂ, ਤ੍ਰਿਸ਼ਨਾਂ, ਮੰਦਕਰਮਾਂ ਦੇ 
ਇਨ੍ਹਾਂ ਦੇ ਕਰਮ ਬੀ ਭਯਾਨਕ ਹੁੰਦੇ ਹਨ। ਸ਼ਰੀਰ ਬੀ ਹੁੰਦੇ ਹਨ ਜੋ ਅਕਾਸ਼ ਵਰਗੇ ਸੂਖਮ ਤੱਤ ਦੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 912 





ਹੁੰਦੇ ਹਨ। ਜਿਨ੍ਹਾਂ ਨੇ ਸੰਤ ਯਾ ਗੁਰੂ ਵਿਚ ਸ਼ਰਧਾ ਕੀਤੀ ਹੈ, ਉਨ੍ਹਾਂ ਨੂੰ ਜਦ ਸਰਾਪ ਮਿਲਦਾ ਹੈ ਤਾਂ 
ਉਨ੍ਹਾਂ ਦਾ ਮਨ ਸਰਾਪ ਦੇਣ ਵਾਲੇ ਦੇ ਸੰਕਲਪ ਨੂੰ ਲੈ ਕੇ ਉਸੇ ਪ੍ਰਕਾਰ ਦੇ ਖਯਾਲ ਵਿਚ ਹੋ ਜਾਂਦਾ ਹੈ। 
ਅਰਥਾਤ ਉਨ੍ਹਾਂ ਦੇ ਜਾਰੀ ਹੋ ਪਏ ਸ੍ਰੈ ਸੰਕਲਪ (40੧0 $0225000) ਹੀ ਉਨ੍ਹਾਂ ਨੂੰ ਓਸੇ ਰੰਗ ਰੂਪ 
ਦੁਖ, ਕਲਹ, ਕਲੇਸ਼ ਕਰਤੂਤ, ਕਰਨੀ ਵਿਚ ਸੱਤ ਭਾਸਣ ਲੌਗ ਜਾਂਦੀ ਤੇ ਉਹੋ ਕੰਮ ਕਰਵਾਉਂਦੀ ਹੈ। 
ਇਹ ਗਲ ਅੱਜ ਕਲ ਹਿਪਨਾਟਿਜ਼ਮ ਦੀ ਵਿਦਯਾ ਵੀ ਮੰਨਦੀ ਹੈ। 

ਇਹ ਰਾਖਸ਼ ਮਾਨੋ” ਅਮੁਕਤਿ ਆਤਮਾ ਸੀ ਜੋ ਜਨਮ ਦੇ ਸਰਾਪ ਤੋਂ ਸ਼ੈਸੈਕਲਪ (40੧0 
$08265000) ਦੇ ਦੈਤ ਰੂਪ ਧਾਰਨ ਕੀਤੀ ਤੇ ਉਸ ਦਸ਼ਾ ਵਿਚ ਫਸੀ ਭਯਾਨਕ ਰੂਪ ਵਿਚ ਭਜਾਨਕ 
ਕਰਮ ਕਰਦੀ ਸੀ, ਇਸੇ ਕਰਕੇ ਉਸਦੀ ਦੇਹ ਵਧਦੀ ਘਟਦੀ ਦੱਸੀ ਹੈ, ਸੂਲ ਸਰੀਰ ਨਹੀਂ ਵਧ ਘੱਟ 
ਸਕਦਾ। ਉਸ ਪ੍ਰੇਤ ਪਿੰਜਰ ਤੋ ਜਿਸਦੀ ਬਾਬਤ ਲਿਖਿਆ ਹੈ “ਪ੍ਰੇਤ ਪਿੰਜਰ ਮਹਿ ਦੁਖ ਘਨੇਰੇ' 
॥ ਸਤਿਗੁਰ ਨੇ ਉਸਨੂੰ ਮੁਕਤ ਕੀਤਾ। 

ਸਾਰਾ ਸਿੱਧਾਂਤ ਪੁਸੰਗ ਦਾ ਕੇਵਲ ਇਤਨਾ ਹੈ ਕਿ ਗੁਰੂ ਜੀ ਨਾ ਕੇਵਲ ਸਰੀਰ ਧਾਰੀ ਮਨੁਖਾਂ ਦੀ 
ਕਲਯਾਨ ਕਰਦੇ ਸਨ, ਸਗੋ ਸਰੀਰ ਤੋ` ਬਾਹਰ ਪਰ ਸਰੀਰ ਵਾਸ਼ਨਾਂ ਦੇ ਭਾਰ ਨਾਲ ਦਬੀਆਂ ਅਮੁਕਤਿ 
ਰੂਹਾਂ ਦੀ ਬੀ ਕਲਯਾਨ ਕਰਦੇ ਸਨ। 

ਮਰਹਰੀ ਛੰਦ: ਅਬ ਭਯੋ ਮਿਲਾਪਾ, ਮਿਟ 

ਗਜੋ ਸੁਪਾ, 

ਰਾਖਸ਼ ਤਨ ਪਲਟਾਇ। ? 

ਕਹਿ ਗਾਥਾ ਸਭਿ ਹੀ ਬੰਦਤਿ ਤਬ ਹੀ, 

ਗਯੋ ਬਿਕੁੰਠਹਿ ਧਾਇ। 

ਪਿਖਿ ਸੁਨਿ ਮਰਦਾਨਾ, ਭਯੋ ਹਿਰਾਨਾ, 

ਨਮਸਕਾਰ ਪਗ ਕੀਨਿ। 

“ਹੋ ਤੁਮ ਜਗਦੀਸ਼ਾ, ਮਯਾ! ਕਰੀਸਾ?, __'ਕ੍ਰਿਪਾ। “ਕਰਨ ਵਾਲੇ। 
ਮਹਿੰਮਾ ਮੈ' ਨਹਿਂ ਚੀਨਿ ॥੭੪॥ 

ਵਡ ਰਾਖਸ਼ ਮਾਰਜਯੋ ਮੁਝੇ ਛੁਟਾਰਯੋ, 

ਜਿਹ' ਦੀਰਘ ਵਿਸਤਾਰ। 

ਤਹਿਂ ਤਰੇ ਤਰੋਵਰ ਚੂਰਨ ਭੇ ਧਰ, 

ਨੌ ਜੋਜਨ ਆਕਾਰ। 

ਇਹ ਬਿਧਿ _ਗਤਿ ਪਾਈ, ਕੌਨ 

ਕਮਾਈ? 

ਦੀਜੈ ਹਮੇ ਬਤਾਇ। 

ਜੀਵਨ ਸੰਤਾਪੀ' ਇਹ ਵਡ ਪਾਪੀ, ਦੁਖ ਦੇਣ ਵਾਲਾ। 

ਗਾ ਬਿਕੁੰਠ ਸੁਖ ਪਾਇ” ॥੭੫॥ 

ਦੋਹਰਾ: 'ਪਹਿਲੇ ਜਨਮ ਵਿਚ। 

ਕਮਲ ਬਦਨ ਬੋਲੇ ਤਬਹਿ, “ਜਨਮ 

ਪੁਰਾ ਕੇ ਮਾਂਹਿਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 913 


ਸੰਤਨ ਕੀ ਸੇਵਾ ਕਰੀ, ਚਿਰੰਕਾਲ ਲਗ 
ਤਾਂਹਿ ॥੭੬॥ 
ਤਿਹ ਫਲ ਉੱਤਮ ਪਦ ਲਹਯੋ, ਮੁਕਤਿ 





ਨਹਿ ਜਾਹਿ ॥ ੭੭॥ 


'ਸੰਸਾਰ ਦੇ। “ਜਨਮ ਦੇਣ ਵਾਲੇ। 


॥੭੮॥ 

ਦੋਹਰਾ: 

ਇਸ ਪੁਕਾਰ ਕਹਿ ਬਚਨ ਕੋ, 

ਚਲਤਿ ਭਏ ਗਤਿਦਾਇ। 

ਕਰਿ ਕੈ ਪੂਰਨ ਧਸਾਇ ॥ ੭੯॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁਰੰਥੇ ਪੂਰਬਾਰਧੇ “ਬਨ ਮਾਨਸ, ਰਾਖਸ਼” ਪ੍ਰਸੰਗ ਬਰਨਨੰ 
ਨਾਮ ਪੰਚ ਪੰਚਾਸਮੋ' ਅਧਜਾਯ ॥ ੫੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 914 





੫੬. [ਗੁਰ ਚਰਣ ਮੰਗਲ। ਕਮਲ ਨੈਨ] 


(ਮਿਰਦਾਨੇ ਉੱਪਰ ਖ਼ੁਸ਼ੀ ਦੇ ਬਚਨ) ॥ ੭, ੧੫॥ 
(ਕਵਲਨੈਨ) ॥੫੭..॥ 

(ਕਵਲਨੈਨ ਪੂਰਬਲਾ ਪ੍ਰਸੰਗ) ॥ ..੧੦੦॥ 
ਦੋਹਰਾ: 
ਚੰਦਨ ਸੇ ਸ਼ੀ ਗੁਰ ਚਰਨ, ਮਨ ਇਰੰਡ ਢਿਗ ਲਾਇ। 
ਹੂੰ ਸੁਗੰਧਿ ਮੈ ਕਾਮ ਕੋ, ਸੀਤਲਤਾ ਸੁਖ ਪਾਇ ॥੧॥ 
ਸੁਗੰਧਿਸੈ=ਸੁਗੰਧਿਮਯ=ਸੁਗੰਧੀ ਵਾਲਾ, ਸੁਗੰਧਿਤ। (ਅ) ਮੈਂ ਸੁਗੰਧਿਤ ਹੋ ਗਿਆ ਹਾਂ। ਕਾਮ 
ਕੋ=ਕੰਮ ਵਾਲਾ 
ਅਰਥ: 
ਸ਼ੀ ਗੁਰੂ ਜੀ ਦੇ ਚਰਣ ਚੰਦਨ ਤੁੱਲ ਹਨ, (ਮੈਂ ਆਪਣਾ) ਅਰਿੰਡ (ਵਰਗਾ) ਮਨ (ਰੂਪੀ ਬੂਟਾ 
ਉਨ੍ਹਾਂ ਦੇ) ਨੇੜੇ ਲਗਾ (ਕੇ) ਸੁਗੰਧੀ ਵਾਲਾ ਹੋਕੇ (ਤੇ) ਸੀਤਲਤਾ ਦਾ ਸੁਖ ਪਾਕੇ (ਹੁਣ ਕਿਸੇ) 
ਕੰਮ ਵਾਲਾ (ਹੋ ਗਿਆ ਹਾਂ)। 


ਭਾਵ: 


ਨਾਂ ਲੌਕੜੀ ਕਿਸੇ ਕੰਮ ਦੀ, ਚੰਦਨ ਦੇ ਨੇੜੇ ਲੌਗਕੇ ਜੇ ਚੰਦਨ ਦੀ ਖੁਸ਼ਬੂ ਨਾਲ ਛੁਹ ਜਾਵੇ ਤਾਂ 
ਉਸ ਵਿਚ ਸੁਗੰਧੀ ਆ ਜਾਵੇ ਤਾਂ ਤਸੀਰ ਸੀਤਲਤਾ ਵਾਲੀ ਹੋ ਜਾਂਦੀ ਹੈ ਤੇ ਕਈ ਰੋਗਾਂ ਨੂੰ ਦੂਰ 


ਕਰਨ ਦਾ ਸੁਖ ਉਸ ਵਿੱਚ ਹੋ ਜਾਂਦਾ ਹੈ। ਕਵਿ ਜੀ ਕਹਿੰਦੇ ਹਨ ਕਿ ਸਤਿਗੁਰੂ ਜੀ ਦੇ ਚਰਨਾਂ 
ਦੇ ਸਤਿਸੰਗ ਨਾਲ ਮੈ'_ਸਤੋਗੁਣੀ ਸੁਭਾਵ ਵਾਲਾ, ਵਿਕਾਰਾਂ ਰੂਪੀ ਰੋਗਾਂ ਤੋ ਸੁਖੀ ਤੇ ਦੂਸਰਿਆਂ 
ਨੂੰ ਨਾਮ ਦੀ ਖੁਸ਼ਬੂ ਦੇਣ ਵਾਲਾ ਸੁਗੰਧੀਮਯ ਜਨ ਹੋ ਗਿਆ ਹਾਂ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਸੁਨਹੁ ਗੁਰੁ ਅੰਗਦ ਗਤਿਦਾਨੀ ! 


ਆਗੇ ਗਮਨੇ ਸ਼੍ਰੀ ਗੁਨਖਾਨੀ। 

ਕਿਤ ਸਾਗਰ ਕਿਤ ਪਰ ਜਾਈਂ। 

ਹਸਨ ਹੇਤ ਗੁਰ ਗਿਰਾ ਅਲਾਈ ॥੨॥ 
“ਮਰਦਾਨੇ ਫਲ ਤੈ ਭਲਿ ਖਾਏ। 

ਭਯੋ ਕਿ ਨਹੀਂ ਅਜਹੁ' ਤ੍ਰਿਪਤਾਏ!?” __ 'ਰਜਿਆ। 
ਬੰਦਿ ਹਾਥ ਦੈ ਬੋਲਯੋ ਬਾਨੀ। 

“ਕਰੀ ਅਵੱਗਜਯਾ ਮੈ ਸੁਖਦਾਨੀ! ॥੩॥ 

ਅਧਿਕ ਅਨਚਿਤੇ ਬੈਨ ਬਖਾਨੇ। 

ਤਾਂ ਕੋ ਫਲ ਭਾ ਦੁਖ ਪੁਗਟਾਨੇ। 

ਤੁਮ ਕ੍ਰਿਪਾਲ ਨਿਜ ਬਿਰਦ ਸੰਭਾਰਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 915 





ਮੁਝਹਿ ਮੁਚਾਵਾ' ਦੈਤ ਸੰਘਾਰਾ” ॥੪॥ _ 'ਬਚਾਇਆ। “ਆਰ ਦਿੱਤਾ। 

ਛੁਧਾ ਸੰਗਿ ਬਯਾਕੁਲ ਹੂੰ ਜਾਵੋਂ। 

ਖਿਝ ਕਰਿ ਨੀਕੀ ਮਤਿ! ਬਿਸਰਾਵੋਂ। 'ਚੰਗੀ ਅਕਲ। 

ਤਬਹਿ ਅਨੁਚਿਤੇ ਬਚਨ ਅਲਾਊਂ'। 

ਤਿਹ ਕੋ ਫਲ ਮੈ ਸੰਕਟ ਪਾਊ ॥੫॥ 

ਨਾਮ ਤੁਮਾਰ ਪਤਿਤ ਕੋ ਪਾਵਨ। 

ਬਖਸ਼ੋ ਖਤਾ ਸੰਤ ਮਨ ਭਾਵਨਾ !” 'ਸੰਤਾਂ ਦੇ ਮਨ ਨੂੰ ਭਾਉਣ ਵਾਲੇ ਜੀਓ। 
ਕਮਲ ਬਦਨ ਤੇ ਬਿਗਸੇ ਸੁਨਿ ਕੈ। 

ਬੋਲੇ ਬਚਨ ਦਾਸ ਨਿਜ ਗੁਨਿਕੈ ॥੬॥ 

“ਤਝ ਪਰ ਖਸ਼ੀ ਸਦੀਵ ਹਮਾਰੀ'। 'ਜੇ ਮਰਦਾਨਾ ਜਨਕ ਆਦਿ ਪਾਸ ਹੁੰਦਾ ਤਾਂ 
(ਮਰਦਾਨੇ ਉੱਪਰ ਖ਼ੁਸ਼ੀ ਦੇ ਬਚਨ) ਸਰਾਪਿਆ ਜਾਂਦਾ, ਧੰਨ ਸਤਿਗੁਰੂ ਹੈ। 
ਬਚਨ ਸੁਨੰਤਿ ਪੁਸੀਦਹਿਂ ਭਾਰੀ। 

ਹਰਖਤਿ ਰਹਿਯੇ ਸੰਗ ਹਮਾਰੇ। 

ਕਹੇ ਜਿ ਬਚ ਨਹਿ ਕਰਹੁ ਬਿਚਾਰੇ ? 


॥੭॥ 
ਇਸ ਪੁਕਾਰ ਕੇ ਹਾਸ ਬਿਲਾਸਾ। 


ਕਰਤਿ ਜਾਤਿ ਗਮਨਤਿ ਸੁਖ ਰਾਸਾ। 
ਚਲਤਯੋ ਕੇਤੇ ਦਿਵਸ ਬਿਤਾਏ। 

ਮਗ ਮਹਿ ਪੁਰਿ ਨ ਗ੍ਰਾਮ ਕੋ ਆਏ 
॥੮॥ 
ਚਹੁੰਦਿਸ ਹੁਤੀ ਉਜਾਰ ਬਿਸਾਲਾ। 
ਮਰਦਾਨਾ ਬੋਲਯੋ ਤਿਹ ਕਾਲਾ। 
“ਨਿਸਦਿਨ ਬਿਤੇ ਉਜਾਰ ਮਝਾਰੀ। 
ਆਵਹਿ ਨਗਰ ਕਿ ਨਹੀਂ ਅਗਾਰੀ? 
॥੯॥ 

ਕਿਤੇ ਦਿਵਸ ਗਮਨੇ ਮਗ ਮਾਂਹੀ। 
ਗਰਾਮ ਨਗਰ ਕੋ ਆਵਾ ਨਾਂਹੀ। 

ਜਾਵਹੁ ਚਲੇ ਉਜਾਰ ਮਹਾਨਾ। 

ਬਿਨਾ ਪੁਯੋਜਨ, ਜਾਇ ਨ ਜਾਨਾ” 
॥੧੦॥ 

ਸੁਨਿ ਕਰਿ ਬਿਗਸੇ ਪੰਕਜ ਨੈਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 916 


ਤਿਹ ਬਿਲੋਕ ਕੈ ਉਚਰੇ ਬੈਨਾ। 

“ਭਯੋ ਨਗਰ ਬੂਝਨ ਅਨੁਰਾਗੀ'। 'ਪ੍ਰੇਮੀ। 
ਉਦਰ ਬਿਖੈ ਬਹੁਰੋ ਛੁਧ ਲਾਗੀ?? 

॥੧੧॥ 

ਮਰਦਾਨੇ ਤਬ ਵਾਕ ਉਚਾਰੇ। 

“ਹੈ ਤੋ ਸਹੀ ਸੁ ਕੌਨ ਨਿਵਾਰੇ। 'ਕੌਣ ਦੂਰ ਕਰੇ। 
ਛੁਧਾ ਲਗੀ, ਕਜਾ ਅਸਨ ਤਯਾਰੀ। 

ਰਾਖਯੋ ਹੈ _ਕਿਨ ਆਨਿ _ਅਗਾਰੀ 

॥੧੨॥ 

ਹਮ ਬਿਚਰਤਿ ਜਹਿਂ ਵਡ ਉਦਿਆਨਾ। 

ਮ੍ਰਿਤੂ ਹੋਇਂ ਕਬਿ ਹੀ ਮਮ ਪ੍ਰਾਨਾ। 

ਕਹੂੰ ਕਹੂੰ ਆਵਤਿ ਕਰ ਮਾਂਹੀ। 

ਬਿਨਾ ਅਹਾਰ ਜੀਵਨਾ ਨਾਂਹੀ ॥੧੩॥ 

ਕੋ ਜਾਨੈ ਕ੍ਯੋ' ਹੂ ਨਿਰਬਾਹੂ। 

ਬਿਨ ਅਹਾਰ ਮੈ” ਸੰਗ ਫਿਰਾਹੂ'। 

ਤੁਮ ਕੋ ਛੁਧਾ ਪਿਪਾਸਾ ਨਾਂਹੀ। 

ਰਹਹੁ ਅਨਦ ਸਦਾ ਮਨ ਮਾਂਹੀ? 

॥੧੪॥ 

ਮੰਦ ਮੰਦ ਬਿਗਸਤਿ ਸ਼ੀ ਬਦਨਾ। 'ਮੁਖੋਂ। 

ਕਲੀ ਕੁੰਦ' ਜਿਉ” ਉੱਜਲ ਰਦਨਾ?। __ 'ਮਰਤਬਾਨ ਫੁਲ ਦੀ ਕਲੀ (ਅ) ਕਲੀਕੰਦ ਇਕ 


ਚਿੱਟੀ ਮਠਿਆਈ ਬੀ ਹੈ। “ਦੰਦ। 
ਕਹਿਤਿ ਭਏ “ਸੁਨੀਏ ਮਰਦਾਨਾ ! 
(ਮਰਦਾਨੇ ਉੱਪਰ ਖ਼ੁਸ਼ੀ ਦੇ ਬਚਨ) 
ਛੁਧਾ ਸੰਗ ਜੇ ਹੂੰ' ਹਤਿ ਪ੍ਰਾਨਾ ॥੧੫॥ 
ਇਸ ਬਿਧਿ ਕੋ ਹਮ ਜਾਮਨ' ਤੇਰੇ। 
ਗਏ ਪ੍ਰਾਨ ਆਨਹਿਂ ਤਨ ਫੇਰੇ। 
ਪੁਨ ਇਕ ਦਿਨ ਮਰਨਾ ਹੈ ਸਾਚੋਂ। 
ਜਯੋ` ਜਲ ਬਿਖੈ ਹੋਇ ਘਟ ਕਾਚੋ! 
॥੧੬॥ 
ਦਿਸ਼ਟਿਮਾਨ ਜੋ ਸਕਲ ਪਸਾਰਾ। 
ਇਹ ਜਾਨਹੁ ' ਹੈ ਕਾਲ! ਅਹਾਰਾ। 'ਮੌਤ। 'ਪਾ:-ਜਾਨੋ। 
ਅਬ ਤੂੰ ਹਿਰਦੇ ਓਦਰ ਨਾਂਹੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਚਹੋ ਜਿ ਅਚਹੁ ਚਲਹੁ ਪੁਰਿ ਮਾਂਹੀ 

॥੧੭॥ 

ਨਹੀਂ ਦੂਰ ਅਬ ਆਇ ਨਜੀਕਾ। ' 

ਅਸ ਕਹਿ ਤੂਸ਼ਨ ਭੇ ਜਗ ਟੀਕਾ। 

ਮੰਦ ਮੰਦ ਗਮਨਹਿੰ ਗੁਰ ਪੂਰਾ। 

ਜਿਹ ਕੋ ਦਰਸ਼ਨ ਸੋਹਤਿ ਰੂਰਾ ॥੧੮॥ 

ਦਹਰਾ : 

ਨਿਕਟਿ ਨਗਰ ਆਵਾ ਤਬੈ, ਬਹੁ ਸੁੰਦਰ 
ਦੁਤਿਵੰਤਾ। 

ਦੇਖਿ ਜਿਸੇ ਅਮਰਾਵਤੀ', ਨੀਚੇ ਨੈਨ 

ਕਰੰਤਿ ॥੧੯॥ 

ਚੌਪਈ: 

ਚਹੁੰਦਿਸ਼ ਜਿਸ ਕੇ ਉਪਬਨ ਸੋਹੈ'। 

ਕੁਸਮ ਬਾਟਿਕਾ! ਬਹੁ ਮਨ ਮੋਹੈ'। ।ਬਗੀਚੀਆਂ। 
ਕੰਚਨ ਕੋ! ਗਢ? ਵਡੋਂ ਬਿਰਾਜੈ। 'ਸੋਨੇ ਦਾ; ਭਾਵ, ਸੂਰਨ ਮਈ। “ਕਿਲ੍ਹਾ। 
ਨਾਨਾ ਰੰਗ ਜਰੇ ਨਗ! ਛਾਜੈ' ॥੨੦॥ _ 'ਥੇਵੇ। 





ਉਚੀ ਅਟਾ' ਕਲਸ ਮਨ ਭਾਵਨ। 'ਅਟਾਰੀ। 
ਦਰ ਪਰ ਤੋਰਣ ਬਧੀ ਸੁਹਾਵਨ। 

ਚੰਦਨ ਕੇ ਕਪਾਟ! ਵਡ ਸ਼ੋਭਾ। 'ਤਖਤੇ। 
ਜਿਨ ਕੋ _ਪਿਖਿ ਦੇਵਨ ਮਨ ਲੋਭਾ 


॥੨੧॥ 

ਜਗਮਗ ਚਮਤਕਾਰ ਛਬਿ ਪਾਈ। 
ਮਨਹੁ ਚਢੇ ਬਹੁਤੇ ਦਿਨਰਾਈ'। 
ਪਹੁੱਚੇ ਜਬ ਤਿਹ ਨਗਰ ਸਮੀਪਾ। 

ਬੈਠੇ ਸ਼ੀ ਬੇਦੀ ਕੁਲਦੀਪਾ ॥੨੨॥ 
ਮਰਦਾਨੇ ਸੋ ਬਚਨ ਉਚਾਰਾ। 

“ਜਾਹੁ ਨਗਰ ਅਬ ਲੇਹੁ ਨਿਹਾਰਾ। 
ਬੂਝਤਿ ਥੋ ਮਗ ਮਹਿਂ ਬਹੁ ਬਾਰੀ। 
ਖਾਇ ਅਸਨ ਕਰਿ ਛੁਧਾ ਨਿਵਾਰੀ? 
॥੨੩॥ 

ਸ਼ੀ ਪਰ੍ਭੁ ਗੰਠ ਨ ਪਟ! ਇਕ ਦਾਮੂ। 'ਕਪੜੇ ਦੀ ਗੰਢ ਵਿੱਚ। 


917 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਿਨਾ ਮੋਲ ਖਾਵੇ” ਕਿਹ ਧਾਮੂ ? 
ਨਹੀਂ ਕਹੂੰ ਇਹ ਥਾਨ ਚਿਨਾਰੀ। 
ਉਦਰ ਛੁਧਾ _ਬਯਾਪੀ ਮੁਝ ਭਾਰੀ” 
॥੨੪॥ 

ਬਿਗਸਿ ਬਦਨ ਤੇ ਬਚਨ ਬਖਾਨਾ। 
“ਸਗਰੋਂ ਨਗਰ ਦਿਯੋ ਮਰਦਾਨਾ। 

ਜਹਿੰ ਸੁੰਦਰ ਭੋਜਨ ਕੋ ਪਾਵਹੁ। 

ਜੋ ਕੁਛ ਚਹੁ' ਤਹਿ ਤੇ ਲੇ ਖਾਵਹੁ ? 
॥੨੫॥ 

“ਹੇ ਪੁਭੁ! _ਪੁਰਿ _ਮਹਿੰ ਮੁਝ 
ਗਹਿਵਾਵਹੁ”। 


ਨਰਨ ਨਿਕਟ ਤੇ ਮਾਰ ਕਰਾਵਹੁ। 





॥੨੬॥ 
“ਗਹੈ ਜੁ ਤੁਝ ਕੋ ਨਗਰ ਮਝਾਰਾ। 


ਤਹਾਂ ਨਾਮ ਕਹਿ ਦੇਉ ਹਮਾਰਾ। 

ਛੋਰਿ ਦੇਹਿਂ, ਖਾਵਹੁ ਮਨ ਭਾਵਾ। ? 

ਅਸ ਸੁਨਿ _ ਮਰਦਾਨਾ _ ਹਰਖਾਵਾ 

॥੨੭॥ 

ਗਮਨਯੋ ਤੂਰਨ ਨਗਰ ਮਝਾਰੂ। 

ਜਹਿਂ ਚੌਪਰ ਜਜੋ' ਚਾਰੁ ਬਜਾਰੂ। 

ਤਹਿਂ ਹਾਟਕ! ਕੀ ਹਾਟ ਅਨੇਕਾ। 'ਸੋਨੇ ਦੀਆਂ। 
ਜਟੇ! ਸੁ ਨਗਾਂ?, ਕੋ ਕਰਹਿ ਬਿਬੇਕਾ 'ਜੜੇ। “ਸੋਹਣੇ ਥੇਵੇ। 'ਪਾ:-ਨਗਨ। 
॥੨੮॥ 

ਜਿਨ ਮਹਿ ਧਰੀ ਮਿਨਾਈ ਰੂਰੀ। 

ਕਰਯੋ ਤਿਹਾਵਲ ਪੂਪਨ! ਪੂਰੀ। 

ਫਿਰਹਿ ਮਨੁਜ ਜਹਿਂ ਸੁਰਨ ਸਮਾਨਾ। 

ਪਟ _ਭੂਖਨ ਪਹਿਰੇ _ਬਿਧਿ _ਨਾਨਾ 

॥੨੯॥ 

ਪੁਰਿ ਰਚਨਾ ਪਿਖਿ ਕੈ ਮਰਦਾਨਾ। 


918 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 919 


ਹਰਖਤਿ ਹ੍ਹੈ ਉਰ ਮੈ' ਬਿਸਮਾਨਾ। 

ਇਕ ਮਾਨਵ ਕੇ ਜਾਇ ਸਮੀਪਾ। 

ਬੂਝਯੋ _ “ਕੌਨ _ਨਾਮ _ ਅਵਨੀਪਾ? 

॥੩੦॥ 

ਪੁਨ ਇਸ ਪੁਰਿ ਕੋ ਨਾਮ ਬਤਾਵਹੁ। 

ਮੁਝ ਢਿਗ ਸਰਬ ਬ੍ਰਿਤਾਂਤ ਸੁਨਾਵਹੁ। 

ਕਿਹ ਬਿਧਿ ਹੋਤਿ ਇਹਾਂ ਬਿਵਹਾਰਾ? 

ਜਹਿੰ ਕੰਚਨ ਕੇ ਬਨੇ ਬਜਾਰਾ” ॥੩੧॥ 

ਤਿਹ ਨਰ ਨੈ ਸੁਨਿ ਬਚਨ ਉਚਾਰਾ। 

“ਨਾਮ ਸੂਰਨਪੁਰ' ਪਰਗਟ ਉਦਾਰਾ!। __'ਬੜਾ ਪੁਸਿੱਧ ਹੈ। 

"ਤਵਾਰੀਖ ਖਾ: ਵਿਚ ਇਸ ਨੂੰ ਚਾਂਦਪੁਰ ਸੂਰਨਪੁਰ ਲਿਖਿਆ ਹੈ। ਅਖੀਰ ਪ੍ਰਸੰਗ ਤੇ ਲਿਖਿਆ ਹੈ ਕਿ 
ਦੇਸ਼ ਬੂਹਮਾਂ ਦੇ ਨਾਲ ਲਗਦਾ ਹੈ। ਇਕ ਚਾਂਦਪੁਰ ਮੈਗਨਾ ਨਦੀ ਦੇ ਸਮੁੰਦਰ ਵਿੱਚ ਮਿਲਨ ਵਾਲੇ 
ਟਿਕਾਣੇ ਹੈ, ਚਿਟਾਗਾਂਗ ਤੋ ਉੱਤਰ ਪੱਛੋ” ਨੂੰ। ਚਿਟਾਗਾਂਗ ਤੋਂ ਨੇੜੇ ਸਮੁੰਦਰ ਵਿੱਚ ਇਕ ਸੋਨਦੀਪ 
ਟਾਪੂ ਹੈ ਅਗ਼ਲਬ ਹੈ ਕਿ ਉਥੋ' ਦੀ ਇਹ ਯਾਤਰਾ ਹੋਵੇ। ਸੂਰਨਪੁਰ ਤੇ ਸੋਨਦੀਪ ਇਕੋ ਗੱਲ ਹੈ। 
ਕਵਲ ਨੈਨ' ਨ੍ਰਿਪ ਰਾਜਨ ਰਾਜਾ। 'ਪਾ:-ਕਉਲ ਨੈਨ। 

ਜਿਹ ਸਮ ਦੂਸਰ ਕੋਇ ਨ ਆਜਾ 

॥੩੨॥ 





ਦੋਹਰਾ: 

ਨਹੀਂ ਮੋਲ ਕਿਹ ਵਸਤੁ ਕੋ, ਜੋ ਚਾਹਤਿ 
ਸੋ ਲੇਤਿ। 

ਮਧੁਰ ਅਸਨ ਜੇ ਹਾਟ ਪਰ, ਪਰਮ 
ਅਰਥ ਸਭਿ ਦੇਤਿ ॥੩੩॥ 

ਚੌਪਈ: 

ਦੇਸ਼ ਬਿਦੇਸ਼ੀ ਜੋ ਜਿਹ ਚਾਹੀ। 

ਦੇਤਿ ਬਿਹੀਨ ਮੋਲ' ਸਭਿ ਤਾਂਹੀ। ” ਬਿਨਾ ਮੁੱਲ। 
ਹਰਖਯੋ ਮਰਦਾਨਾ ਬਚ ਭਾਖੇ। 

“ਛੁਧਾ ਮੁਝੈ, ਭੋਜਨ ਕੀ ਕਾਂਖੇ ॥੩੪॥ 
ਪਰਦੇਸ਼ੀ ਮੋ ਕੋ ਲਖਿ ਲੀਜੈ। 

ਅਪਨੋ ਨਾਮ ਬਤਾਵਨ ਕੀਜੈ। ” 

ਸੁਨਿ ਕਰਿ ਮਾਨਵ ਬਚਨ ਉਚਾਰਾ। 
“ਧਰਮ ਸਿੰਘ ਹੈ ਨਾਮ _ਹਮਾਰਾ 
॥੩੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 920 


ਜੋ ਇੱਛਾ ਤਵ ਰਿਦੇ ਮਝਾਰਾ। 

ਲੇ ਦੁਕਾਨ ਤੇ ਖਾਹੁ ਅਹਾਰਾ। 

ਇਹ ਨਾਂ ਕੰਰੈ ਨ ਕੋਊ -ਨਾਂਹੀ-। 
ਦੇਤਿ ਅਮੋਲੀ ਜੋ ਜਿਹ ਪਾਂਹੀ` ॥੩੬॥ 
ਦਹਰਾ : 

“ਮੋ ਕੋ ਦੇ ਨਿਜ ਹਾਥ ਸੋ, ਤਬ ਲੇ 
ਕਰਿ ਕਛੁ ਖਾਉ'। 

ਸ਼ਰਮਾਉ'” ॥੩੭॥ 

ਚੌਪਈ: 





ਧਰਮ ਸਿੰਘ ਸੁਨਿ ਬੈਨ ਉਚਾਰਾ। 

“ਹੋਂ ਲੈ ਦੇਵੇਂ ਚਲਹੁ ਅਹਾਰਾ। 

ਹੋਇ ਔਰ ਜੇਤੇ ਤੁਝ ਸੰਗਾ। 

॥੩੮॥ 

ਤਿਹ ਕੇ ਸੰਗ ਕਹਿਤਿ ਮਰਦਾਨਾ। 
“ਸੰਗੀ ਦੋਇ, ਕਰੈ' ਨਹਿ ਖਾਨਾ। 
ਤੁਮ ਚਲਿ ਕਰਿ ਮੁਝ ਕੋ ਲੇ ਦੀਜੈ। 
ਛੁਧਾ ਉਦਰ ਬਹੁ _ਦੂਰ ਕਰੀਜੈ ' 
॥੩੯॥ 

ਅਸ ਕਹਿ ਆਗੈ ਕੀਨ ਪਯਾਨਾ। 
ਠਾਂਢੇ ਭੇ ਇਕ ਜਾਇ ਦੁਕਾਨਾ। 

ਧਰਮ ਸਿੰਘ ਕਹਿ ਕੈ ਤਿਸ ਤਾਂਈ। 
ਅਸਨ ਦਿਵਾਯੋ ਸੇਰ ਅਢਾਈ ॥੪੦॥ 
ਸੁ ਪੁਸੰਨ ਖਾਵਹਿ ਮਰਦਾਨਾ। 

ਉਦਰ ਅਘਾਇ ਪਿਯੋ! ਪੁਨ ਪਾਨਾ?। __ 'ਪੀਤਾ। “ਪਾਣੀ। 
ਬਹੁਰ ਨਗਰ ਕੋ ਫਿਰ ਕਰਿ ਦੇਖਾ। 
ਭਯੋ _ਰਿਦੇ ਜਿਹ ਹਰਖ ਵਿਸ਼ੇਖਾ 
॥੪੧॥ 

ਚਤੁਰ ਘਟੀ ਮਹਿ'ਂ ਸਰਬ ਨਿਹਰਿ ਕੈ। 
ਸ਼ੀ ਗੁਰੁ ਢਿਗ ਗਮਨਜਯੋ ਫਿਰ ਮੁਰਿ ਕੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 921 


ਦੇਖਿ ਦੂਰ ਤੇ ਸ੍ਰੀ ਗੁਨਖਾਨੀ। 
ਮਰਦਾਨੇ ਸੰਗ ਬੋਲੇ ਬਾਨੀ ॥੪੨॥ 

“ਕਹਹੁ ਨਗਰ ਕਿਸ ਬਿਧਿ ਕੋ ਦੇਖਾ। 

ਮੁਖ ਪੰਕਜ ਸੋ ਖਿਰਯੋ ਬਿਸ਼ੇਖ਼ਾ। 

ਭਰਯੋ ਹਰਖ ਸੋ ਹਿਰਦਾ ਤੋਹੀ। 

ਅਸਨ ਸੰਗ ਤ੍ਰਿਪਤਯੋ ਬਹੁ ਹੋਹੀ?”' 
॥੪੩॥ 

“ਸੁਨਹੁ ਪ੍ਰਭੂ ! ਕਯਾ ਕਰੋ ਬਖਾਨਾ। 

ਕਬਹਿ ਨ ਦੇਖਾ ਇਹ ਸਮ ਥਾਨਾ। 

ਕੰਚਨ ਕੀ ਨਗਰੀ ਬਰ ਮੰਦਰ। 

ਬਨੇ ਬਨਾਏ ਭੋਜਨ ਸੁੰਦਰ ॥੪੪॥ 

ਸਕੁਲੀ' ਪੁਪ” ਤਿਹਾਵਲ” ਪੁਰੀ। 'ਜਲੇਬੀ (ਸੰਸਛ, ਸਖੁਲੀ)। 'ਪੂੜੇ। “ਕੜਾਹ। 
ਸਰਬ ਪਾਕ! ਰਾਖੇ ਬਿਧਿ ਰੂਰੀ। 'ਖਾਣੇ। 
ਮੋਦਕ', ਖ਼ੁਰਮੇ? ਬਹੁ ਮਿਸ਼ਟਾਨਾ”। 'ਲੌਂਡੂ। “ਰਸਗੁੱਲੇ। “ਮਿਠਾਈ। 
ਨੁਕਤੀ' ਆਦਿ ਅਨਿਕ _ਪਕਵਾਨਾ 'ਬੂੰਦੀ। 
॥੪੫॥ 

ਦੋਹਰਾ: 

ਦੇ ਬਿਨ ਮੋਲ ਅਹਾਰ ਕੋ, ਜੈਸੀ ਰੁਚਿ 

ਜਿਹ ਹੋਇ। 

ਏਕ ਮਨਜ ਮੋ ਕੋ ਮਿਲਾ, ਸ਼ੁਭ ਸੁਭਾਇ 
ਜਿਹ ਕੋਇ ॥੪੬॥ 

ਚੌਪਈ: 





ਤਿਹ ਭੋਜਨ ਬਹੁ ਮੁਝੈ ਦਿਵਾਯਾ। 

ਇਸ ਬਿਧਿ ਮੁਖ ਤੇ ਵਾਕ ਅਲਾਯਾ। 
-ਜੇਤੇ ਔਰ ਅਹੈ' ਤੁਝ ਸੰਗਾ। 

ਤਿਨ _ਅਹਾਰ ਲੈ ਜਾਹੁ _ਨਿਸ਼ੰਗਾ- 


॥੪੭॥ 

ਮੈ ਭਾਖੀ -ਹੈ' ਸੰਗੀ ਦੋਊ। 

ਨਹਿੰ ਖਾਵਤਿ ਸੰਤੋਖੀ ਸੋਊ-। 

ਪ੍ਰਿਥਮੈ ਤ੍ਰਿਪਤਯੋ ਖਾਇ ਅਹਾਰਾ। 

ਪੁਨ ਫਿਰ ਕੈ ਸਭਿ ਨਗਰ ਨਿਹਾਰਾ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 922 





॥੪੮॥ 

ਸੁਨਿ ਯੋ ਬਿਗਸੇ ਦੀਨ ਨਿਵਾਜੂ। 

“ਕਰਯੋ ਭਲਾ ਮਰਦਾਨੇ ਕਾਜੂ। 

ਭਯੋ ਤੋਰ ਮਨ ਭਾਵਨ ਸਭਿ ਹੀ। 

ਬੈਸਹੁ ਗਾਉ” ਸ਼ਬਦ ਕੋ ਅਬ ਹੀ? 

॥੪੯॥ 

ਬੈਠਿ ਗਯੋ ਬੂਝਤਿ ਪੁਨ ਐਸੇ। 

“ਇਹ ਪੁਰਿ ਕਰਮ ਕਰਤਿ ਨਰ ਕੈਸੇ। 

ਸਰਬ ਅਮੌਲੇ ਸੁਖ ਜਿਨ ਪਾਸੂ। 

ਜੇ ਨਿਸ ਬਾਸੁਰ ਕਰਤਿ ਬਿਲਾਸੂ ' 

॥੫੦॥ 

ਸ਼ੀ ਨਾਨਕ ਕਹਿ “ਸੁਨਿ ਮਰਦਾਨੇ। 

ਇਹਾਂ ਨ ਕੋਊ ਝੂਠ ਬਖਾਨੇ। 

ਧਰਮਕਲਾ ਇਹ ਥਾਨ ਬਿਸਾਲਾ। 

ਸਰਬ ਦੇਸ਼ ਤੇ ਪਾਪ ਨਿਕਾਲਾ ॥੫੧॥ 

ਸਤਿ ਸੰਤੋਖ ਰਖਹਿਂ ਉਰ ਧਾਰੀ। 

ਕਰਤਿ ਨਹੀਂ ਮੈਥਨ ਨਰ ਨਾਰੀ। 

ਦ੍ਰਿਸ਼ਟਿ ਭੋਗ! ਕੀ ਇਹਨਾਂ ਰੀਤੀ'। 'ਪ੍ਰੋਮ ਤੱਕਣੀ ਮਾਤ੍ਹ ਹੀ ਭੋਗ ਹੈ। "ਇਸ ਤੋ 
ਮੁਰਾਦ ਲੋਕਾਂ ਦੇ ਨੇਕ ਚਲਣ ਹੋਣ ਦੀ ਹੈ, ਕਿ 
ਬਿਭਚਾਰ ਬੀ ਨਹੀਂ ਹੈ ਤੇ ਲੋਕ ਗੁਸਹਤ ਜਤੀ 
ਹਨ। ਪਾ:-ਰੀਤ। 

ਪੁੰਨ ਬਿਖੈ ਸਭਿਹਿਨਿ ਕੀ ਪੁੀਤੀ'  'ਪਾ:-ਪਰੀਤਾ। 

॥੫੨॥ 

ਮਰਦਾਨੇ ਤਬ ਵਾਕ ਅਲਾਯੋ। 

“ਅਚਰਜ ਹੀ ਬਿਰਤੰਤ ਸੁਨਾਯੋ। 

ਸਭਿ ਹੀ ਰੀਤਿ ਨਵੀਨ ਬਤਾਈ। 

ਦੇਖੀ ਸੁਨੀ ਨ ਮੈ ਕਿਹ ਥਾਂਈ? 

॥੫੩॥ 

ਗੁਰੂ ਕਹੈ' “ਅਚਰਜ ਕਰਤਾਰਾ। 

ਏਕੰਕਾਰ ਬਿਅੰਤ ਅਪਾਰਾ। 

ਅਚਰਜ ਹੀ ਸਭਿ ਚਰਿਤ! ਤਿਸੂ ਕੇ। 

ਸਮਝ ਨ ਆਵਹਿੰ ਰਿਦੇ ਕਿਸੂ ਕੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 923 





॥੫੪॥ 

ਦੋਹਰਾ: ਨਿੱਕੇ ਤੋਂ ਨਿੱਕੇ ਕਿਣਕੇ। “ਆਕੜਦੇ ਹਨ। 
ਪਰਮਾਣੂ! ਸਮ ਦੇਖਿ ਨਰ, ਅਫਰਤਿ 

ਹੈਂ? ਉਰ ਮਾਂਹਿ। 

ਓਛੇ! ਕਲਾ ਦਿਖਾਵਹੀਂ, ਜਰੀ ਜਾਤ _'ਹੋਛੇ। “ਹਿਰਦੇ ਵਿਚ। 

ਘਟ? ਨਾਂਹਿ ॥੫੫॥ 


ਚੌਪਈ: 'ਲੋਕਾਂ ਦੇ ਧਰਮੀ ਹੋਣ ਦਾ ਅਰ ਦਾਨੀ ਹੋਣ ਦਾ 

ਕਲੀਕਾਲ ਮੈ' ਇਹ ਸਮ ਰਾਜਾ'। ਤੇ ਜਗ੍ਹਾ ਜਗ੍ਹਾ ਜੱਗ ਹੋਣ ਦਾ ਕਾਰਨ ਏਥੇ 
ਖੁਹਲਿਆ ਹੈ ਕਿ ਰਾਜਾ ਧਰਮੀ ਹੈ ਤੇ ਉਸ ਨੇ 
ਇਹ ਸਾਰਾ ਪੁਬੰਧ ਕਰ ਰੱਖਿਆ ਹੈ। 

ਦੁਸਰ ਔਰ ਨ ਕੋਉ ਸਾਜਾ। 

(ਕਵਲਨੈਨ) ੍‌ 

ਭੂਪ ਸਪਤਦਸ ਮਾਨਹਿਂ ਆਨਾ”। 

ਧਰਮਵੰਤ ਗੁਨਵਾਨ ਮਹਾਨਾ” ॥੫੬॥ 

ਸੁਨਿ ਕਰਿ ਕਹਿਨ ਲਗਾ ਮਰਦਾਨਾ। 

“ਇਹ ਠਾਂ ਰਹਹੁ ਕਰਹੁ ਗੁਜਰਾਨਾ। 

ਥਾਨ ਬਿਲੋਕਹੁ ਵਡ ਰਮਣੀਕਾ। 

ਬਨਯੋ ਬਨਾਯੋ ਭੋਜਨ ਨੀਕਾ” ॥੫੭॥ 

ਸ਼ੀ ਗੁਰੁ ਕਹੇਂ “ਨ ਹਮ ਕਰ ਮਾਂਹੀ। 

ਜਹਿਂ ਕਰਤਾਰ ਲਿਜਾਵਹਿ, ਜਾਂਹੀ!। ? 

ਅਸ ਕਹਿ ਤੂਸ਼ਨ ਤੇ ਜਗਸਾਈਂ। 

ਜਿਨ ਕੇ ਦਰਸ਼ਨ ਕਲੁਖ ਨਸਾਈ” 

॥੫੮॥ 

ਸਪਤ ਦਿਵਸ ਬੈਸੇ ਤਹਿ ਬੀਤੇ। 

ਨਾਮ ਲਏ ਜਿਹ ਜਮ ਭੈ ਭੀਤੇ। 

ਦੋਨੋ ਕਾਲ ਜਾਇ ਮਰਦਾਨਾ। 

ਪੁਰਿ ਮਹਿੰ ਜਾਚਹਿ ਭੋਜਨ ਖਾਨਾ 

॥੫੯॥ 

ਜਿਹ ਦੁਕਾਨ ਕੇ ਜਾਇ ਅਗਾਰੈ। 

ਜਾਚੇ ਤੇ ਸੋ ਅਸਨ ਖੁਵਾਰੈ। 

ਪੁਪ! ਪੁਰਿਕਾ” ਆਦਿ ਅਹਾਰਾ। /ਪੂੜੇ। “ਪੂਰੀਆਂ। 

ਖਾਇ ਖਾਇ ਹੂੈ ਹਰਖ ਅਪਾਰਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 924 





॥੬੦॥ 

ਧਰਮ ਸਿੰਘ ਮਿਲਿਓ ਇਕ ਦਿਨ ਤਬ। 
ਬੂਝਤਿ ਭਾ “ਸੰਗੀ ਜੋ ਤਵ ਬਿਬਾਂ। ਦੋਵੇਂ 
ਨਗਰ ਬਿਖੈ ਦੇਖੇ ਕਬਿ ਨਾਹੀ। 

ਕਿਹ ਤੇ ਲੇ ਭੋਜਨ ਸੋ ਖਾਹੀਂ?? 
॥੬੧॥ 

! “ਹੈਂ ਸੰਤੋਖੀ ਸੋ ਨਹਿਂ ਆਵੈ'। 

ਭਾਉ ਸੰਗ ਲੇ ਜਾਇ ਤ ਖਾਵੈ'। 

ਯੋ ਨ ਖਾਇੰ ਰਹਿਂ ਪੌਨ ਅਹਾਰੀ। 
ਬੈਠਿ ਰਹੈ' ਸੋ ਬਾਗ਼ ਮਝਾਰੀ” ॥੬੨॥ 
ਸੁਣਿ ਕਰਿ ਧਰਮ ਸਿੰਘ ਚਿਤ ਠਾਨੇ। 
-ਦੇਖੇ ਚਹਿਯੇ ਸੰਤ ਮਹਾਨੇ-। 

ਪੰਜ ਸੇਰ ਬਰ ਭੋਜਨ ਲੀਨੋ। 

ਗੁਰੁ ਮਿਲਨੇ ਹਿਤ ਆਵਨ ਕੀਨੋ 
॥੬੩॥ 

ਜਹਿੰ ਬੈਸੇ ਬੇਦੀ ਕੁਲਦੀਪਾ। 

ਚਲਿ ਕਰਿ ਪਹੁ'ਚਯੋ ਜਬਹਿ ਸਮੀਪਾ। 
ਦੂਸਰ ਸੰਗਿ ਹੁਤੋ ਮਰਦਾਨਾ। 

ਬੰਦੇ ਪਦ ਹੂੈ ਦੀਨ ਮਹਾਨਾ ॥੬੪॥ 
ਰਾਖਯੋ ਭੋਜਨ ਗੁਰੂ ਅਗਾਰੀ। 

“ਅਚਹੁ ਸੰਤ ! ਲਿਹੁ ਭੇਟ ਹਮਾਰੀ। 
ਰਾਵਰ ਕੀ ਮਹਿਮਾ ਸੁਨਿ ਆਵਾ। 

ਮਹਾਂ ਮੋਹ ਬਨ ਕੋ! ਤੁਮ ਦਾਵਾ?” 'ਬੜੇ ਮੋਹ ਰੂਪੀ ਜੰਗਲ ਨੂੰ। “ਤੁਸੀਂ ਬਨ ਅਗਨੀ 
॥੬੫॥ ਹੌ 
ਦਹਰਾ : 

ਧਰਮ ਸਿੰਘ ਕੇ ਦੇਖਿ ਕਰਿ, ਬੋਲੇ 
ਕਰੁਨਾ ਭੌਨ। 

'ਕਿਹ ਨੈ ਪਠਾ ਅਹਾਰ ਇਹੁ, ਕਹਹੁ 
ਅਹਹੁ! ਤੁਮ ਕੌਨ? ॥੬੬॥ 

ਚੌਪਈ: 

ਕੌਨ ਪੁਯੋਜਨ ਕੇ ਹਿਤ ਆਵਾ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਕਰਹੁ ਸਰਬ ਬਿਰਤਾਂਤ ਸੁਨਾਵਾ। ” 

ਹਾਥ ਬੰਦਿ ਤਿਨ ਬਚਨ ਬਖਾਨਾ। 

“ਸੁਨਹੁ ਸੰਤ ਜੀ! ਤੁਮ ਗਤਿ ਦਾਨਾ 

॥੬੭॥ 

ਸਪਤ ਦਿਵਸ ਬੀਤੇ ਤੁਮ ਆਏ। 

ਨਗਰ ਬਿਖੈ ਨਿਜ ਚਰਨ ਨ ਪਾਏ। 

ਲੇ ਕੀਨੋ ਨਹਿਂ ਖਾਨ ਅਹਾਰਾ। 

ਬੈਸ ਰਹੇ ਉਦਿਆਨ ਮਝਾਰਾ ॥੬੮॥ 

ਸੁਨਿ ਰਾਵਰ ਕੀ ਸੁਧ ਇਸ ਰੀਤੀ। 

ਮੈ ਆਨਯੋ ਭੋਜਨ ਯੁਤਿ ਪੁੀਤੀ'। (ਪ੍ਰੇਮ ਨਾਲ। 
ਕਵਲਨੈਨ ਹੈ ਨਗਰ ਭੁਵਾਲਾ। 

ਧਰਮਵਾਨ __ਨਿਰਮਾਨ! __ਬਿਸਾਲਾ_'ਹੰਕਾਰ ਤੋਂ ਬਿਨਾ। 
॥੬੯॥ 

ਨਿਜ ਬਲ ਪਰ ਕੋ ਨਹੀਂ ਜਨਾਵੈ। 

ਕਿਸੂ ਰੀਤਿ ਸੋ ਕਿਹ ਨ ਦੁਖਾਵੈ। 

ਸਭਿ ਕੋ ਜਾਨਹਿ ਆਪ ਸਮਾਨਾ। 


ਸਹਿਨਸ਼ੀਲ! ਜਨੁ _ਕਰੁਨਾ ਖਾਨਾ 'ਸਹਾਰੇ ਵਾਲੇ ਸੁਭਾਉ ਵਾਲਾ। 


॥੭੦॥ 

ਦੋਹਰਾ: 

ਭੂਪ ਸਪਤਦਸ ਆਪ ਹੀ, ਮਾਨਹਿਂ ਇਸ 
ਕੀ ਆਨ। 

ਨਹਿਂ ਕਿਸਹੂੰ ਸੋ ਕਬ ਕਹੈ, ਕਰਿ ਨਿਜ 
ਜੋਰ ਮਹਾਨ ॥੭੧॥ 

ਚੌਪਈ: 

ਅਚਹੁ ਸੰਤ ਜੀ! ਅਸਨ ਪੁਨੀਤਾ। 
ਸਰਬ ਸੁਨਾਈ ਮੈ ਨਿਜ ਰੀਤਾ। ? 
ਭਗਤ ਵਛਲ ਬੋਲੇ ਮੁਖ ਬਾਨੀ। 
“ਅਨਬਨ ਬਿਧਿ ਹਮ ਨੈ ਪਹਿਚਾਨੀ 
॥੭੨॥ 

ਨਹਿਂ ਭੋਜਨ ਹਮ ਇਹ ਨਾਂ ਖਾਵੈ'। 
ਭੂਪਤਿ ਮਹਿਂ ਇਕ ਦੋਖ ਲਖਾਵੈ'। 


925 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਹਾਂ ਨ ਦੋਖ ਹੋਤਿ ਹੈ ਕੋਈ। 

ਤਹਾਂ ਅਹਾਰ ਪੁਨੀਤੰ ਹੋਈ” ॥ ੭੩॥ 
ਧਰਮ ਸਿੰਘ ਸੁਨਿ ਬੈਨ ਉਚਾਰਾ। 
“ਹੈ ਨਿਰਦੋਖ ਭੁਵਾਲ ਹਮਾਰਾ। 

ਕੌਨ ਦੋਖ ਤਿਸ ਮਹਿ ਤੁਮ ਪਾਵਉ। 
ਨਿਜ ਆਨਨ ਤੇ ਹਮਹਿਂ ਬਤਾਵਉ? 
॥੭੪॥ 

ਸ਼ੀ ਗੁਰੁ ਭਨੈ' “ਦੋਖ ਜਿਸ ਮਾਂਹੀ। 
ਸੋ ਜਾਨਤਿ, ਨਹਿ ਅਪਰ ਲਖਾਹੀ। 
ਪਰ ਮਨ ਕੀ, ਕੋ ਜਾਨਹਿ ਗਾਥਾ?? 
ਯੌ ਕਹਿ ਤੂਸ਼ਨ ਭੇ ਜਗਨਾਬਾ ॥ ੭੫॥ 


ਦੋਹਰਾ: 

ਪਦ ਬੰਦਨ ਕਰਿ ਪੁਨ ਗਯੋ, ਧਰਮ 
ਸਿੰਘ ਨ੍ਰਿਪ ਪਾਸ। 

'ਤੈ ਅਤੀਤ ਆਏ ਇਹਾਂ, ਸੁਨਹੁ ਸ਼੍ਰੋਨ 


ਅਰਦਾਸ ॥ ੭੬॥ 





ਚੌਪਈ: 

ਏਕ ਨਗਰ ਮਹਿ ਖਾਇ ਅਹਾਰਾ। 
ਦੈ ਬੈਠੇ ਉਦਿਆਨ ਮਝਾਰਾ। 
ਸਪਤ ਦਿਵਸ ਭੇ ਅਸਨ ਨ ਕੀਨੋ। 


॥੭੭॥ 

ਕਹਤਿ -ਭੂਪ ਮਹਿੰ ਦੋਖ ਲਖਾਵੈ'। 
ਇਹਨਾਂ ਹਮ ਨਹਿ ਭੋਜਨ ਖਾਵੈ'-। 
ਮੈ' ਬੂਝੇ ਸੋ ਨਹੀਂ ਬਖਾਨੈ'। 

ਕਹੈ -ਕਿ ਨ੍ਰਿਪਤਿ ਰਿੰਦੈ ਸਭਿ ਜਾਨੈ-` 
॥੭੮॥ 
ਕਵਲਨੈਨ ਸੁਨਿ ਕਰਿ ਇਹ ਬਾਤੀ। 
ਹੈ ਬਿਸਮਾਦ ਗੁਣਤਿ' ਬਹੁ ਭਾਂਤੀ। 
“ਚਲਹੁ ਸੰਤ ਦੇਖੋ' ਮੈ ਕੈਸੇ। 

ਸਪਤ ਦਿਵਸ ਕੇ _ਬਾਹਰ _ਬੈਸੇ` 


926 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੭੯॥ 

ਅਸ ਕਹਿ ਧਰਮ ਸਿੰਘ ਕੇ ਸੰਗਾ। 

ਗਮਨਜਯੋ ਉਰ ਮਹਿ ਦਰਸ ਉਮੰਗਾ। 

ਉੱਤਮ ਵਸਤੁ ਭੇਟ ਲੇ ਹਾਥਾ। 

ਯੋਧਾ! ਸਚਿਵ? ਬਹੁਤ ਜਿਹ _ਸਾਥਾ_'ਬਹੁਤੇ ਸਿਪਾਹੀ। 'ਮੰਤਰੀ। 
॥੮੦॥ 

ਦੋਹਰਾ: 

ਬੰਦਨ ਕਰਿ ਬੈਠਯੋ ਨਿਕਟਿ, ਰਾਜ ਮਾਨ 

ਜਿਹ ਨਾਂਹਿ। 


2੩੨ ੪ 


“ਕੌਨ ਦੋਖ ਮਮ ਸੰਤ ਜੀ!” ਗੁਰੂ ਕਹੈ 
ਪੁਨ ਤਾਂਹਿ ॥੮੧॥ 

ਚੌਪਈ: 

'ਭੋ ਨ੍ਰਿਪ! ਤੁਮ ਜਾਨਤਿ ਮਨ ਐਸੇ। 
ਜੇ ਮਾਨਵ ਸਭਿ ਹਮਰੇ ਜੈਸੇ। 

ਤੌ ਕਯੋਂ ਅਪਨ ਮਨਾਵਹਿਂ ਆਨਾ। 
ਮਿਟਾ ਨ ਤੁਮਰੇ ਮਨ ਤੇ ਮਾਨਾ 


॥੮੨॥ 

ਵਡੋਂ ਕਠਨ ਹੈ ਤਜਿਨ ਹੰਕਾਰਾ। 

ਜਿਸ ਨੈ ਗੁਸ ਲੀਨੋ ਜਗ ਸਾਰਾ। 
ਜਨਮ ਮਰਨ ਬੰਧਨ ਕੋ ਦਾਤਾ। 
ਇਸਹਿ _ਜੀਤਨੋ ਜਿਹ ਨਰ ਜਾਤਾ 
॥੮੩॥ 

ਸੋ ਸੂਰਾ ਜਗ ਮਹਿਂ ਪਰਧਾਨਾ। 

ਕਰਹਿ ਬਿਜੈ ਪੁਨ ਮੋਹ ਮਹਾਨਾ। ? 
ਭੂਪ ਕਹੈ “ਮੈ ਕਹੋਂ ਨ ਕੋਈ”। 
ਆਪਹਿ ਆਨ ਮਾਨਿ ਹੈ' ਸੋਈ ॥੮੪॥ 
ਤਦਪਿ ਜਿ ਮੁਝ ਮਹਿਂ ਲਖਹੁ ਹੰਕਾਰਾ। 
ਕਰਹੁ ਸੰਤ ਜੀ! ਆਪ ਬਦਾਰਾ'। ” 
ਗੁਰੁ ਕਹਿ “ਕਿਯੋ ਹਾਨ' ਜੇ ਮਾਨਾ?। 
ਸੁਧਰਸੈਨ ਕੀ ਮਾਨਹੁ ਆਨਾ ॥੮੫॥ 
ਤੋਂ ਹਮ ਜਾਨਹਿੰਗੇ ਨਿਰਦੋਖੂ। 


927 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 928 


ਮਨਹਿ ਜਿ ਬਚ ਹੂੈ' ਜੀਵਨ ਮੋਖੂ”। 'ਜੇ ਤੂੰ ਬਚਨ ਮੰਨ ਲਵੇ' ਤਾਂ। “ਜੀਵਨ ਮੁਕਤ। 
-ਰਾਜਨ ਰਾਜ ਸਪਤਦਸ ਕੇਰੋ'-। ਸਤਾਰਾਂ (ਰਾਜਿਆਂ) ਦਾ ਮੈ ਮਹਾਰਾਜਾ ਹਾਂ। 
ਇਹ ਹੰਤਾ ਹਤਿ ਕਰਹੁ _ਨਿਬੇਰੋ!? 'ਇਸ ਹੰਕਾਰ ਨੂੰ ਮਾਰਕੇ ਮੁਕਾ ਦਿਓ। 
॥੮੬॥ 

ਦਹਰਾ : 

ਹਰਖਤਿ ਭਾ ਦਰਸ਼ਨ ਪਰਸ, ਸੁਨਤਿ 

ਨਰੇਸ਼ ਅਲਾਇ। 

'ਸੁਧਰਸੈਨ ਕੇ ਸ੍ਰਾਨ: ਜੋ, ਕਹਉ ਪਰੋ 

ਤਿਨ ਪਾਇ” ॥੮੭॥ 

ਚੌਪਈ: 

ਪਰਮ ਪੁਸੀਦੇ' ਪੰਕਜ ਨੈਨਾ। 

“ਧੰਨ ਧੰਨ ਨ੍ਰਿਪ” ਉਚਰਤਿ ਬੈਨਾ। 

“ਜਨਕ ਸਮਾਨ ਤੋਰ ਵਡਿਆਈ। 

ਵਿਸਕੀ _ ਸੇਵਾ ਸੇਵਤਿ ਪਾਈ? 'ਸੇਵਾ ਸੇਂਵਦਿਆਂ (ਵਡਸਾਈ) ਪਾਈ। 





॥੮੮॥ 
ਅਸ ਪੁਕਾਰ ਜਬ ਸੁਨਯੋ ਰਜਾਨਾ। 


ਕਰਿ ਸੰਸੈ ਯੌ ਬਚਨ ਬਖਾਨਾ। 
“ਪੂਰਬਲੇ ਭਵ ਕੀ! ਸੁਧ ਜਾਨਹੁ। 

ਤੌ ਸਗਰੋ ਪਰਸੰਗ ਬਖਾਨਹੁ ॥੮੯॥ 
ਕਿਸ ਪੁਕਾਰ ਮੈ” ਸੇਵਾ ਕੀਨੀ। 

ਕਿਹ ਬਿਧਿ ਜਨਕ ਬਿਭੂਤਹਿ ਦੀਨੀ'। 
ਤੁਮ ਜੋ ਪੂਰਨ ਸੰਤ ਕ੍ਰਿਪਾਲਾ। 

ਮਿਲੇ ਜਿ ਮੋ ਕੋ ਭਾਗ ਬਿਸਾਲਾ” 
॥੯੦॥ 

ਸੁਨਿ ਕਰਿ ਬੋਲੇ ਸ਼ੀ ਜਗਤੇਸ਼ਾ। 
“ਹੁਤੇ! ਕਾਲ” ਜਿਹ ਜਨਕ ਨਰੇਸ਼ਾ। 
ਸਫਾਚੰਦ ਤਬ ਨਾਮ ਤੁਮਾਰਾ। 

ਕਰਹਿ ਨ੍ਿਪਤਿ ਕੀ ਸੇਵ ਅਪਾਰਾ 
॥੯੧॥ 

ਏਕ ਦਿਵਸ ਨ੍ਿਪ ਗਿਰਾ ਬਖਾਨੀ। 
-ਹਿਮ ਗਿਰ ਤਟ ਤੇ! ਆਨਹੁ ਪਾਨੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਹਿਂ ਸੀਤਲ ਹੈ ਤੂਰਨ ਜਾਵਹੁ। 

ਲਗੀ ਪਿਪਾਸ ਨ ਬਿਲਮ ਲਗਾਵਹੁ- 
॥੯੨॥ 

ਸੁਨਿ ਆਇਸ ਕੋ ਕੀਨ ਪਯਾਨਾ। 

ਮਗ ਮਹਿ ਇਹ ਸੰਕਲਪ ਉਠਾਨਾ। 
-ਹੋਂ ਜਿ ਹੁਤੋ ਕਿਤ ਦੇਸ਼ ਨਰੇਸ਼ਾ। 
ਅਸ ਪੁਕਾਰ ਕੀ ਕਰਤਿ ਨਿਦੇਸ਼ਾ 
॥੯੩॥ 

ਸੁਖ ਬਿਲਾਸ ਨਿਸ ਬਾਸੁਰ ਜਾਸੂ। 
ਚਹਿਤਿ ਜੁ ਰਿਦੇ ਮੰਗਾਵਤਿ ਤਾਸੂ-। 
ਯੋ ਸੰਕਲਪ ਕਰਤਿ ਮਨ ਮਾਂਹੀ। 
ਆਨਯੋ ਨੀਰ ਜਨਕ ਨ੍ਰਿਪ ਜਾਹੀ 
॥੯੪॥ 

ਕਿਯੋ ਪਾਨ! ਜਲ ਉਰ ਹਰਖਾਯੋ। 

ਤੁਝ ਸੋ ਭੂਪਤਿ ਬਚਨ ਅਲਾਯੋ। 
-ਮਾਂਗ ਲੇਹੁ ਅਭਿਲਾਖ ਜੁ ਤੇਰੀ। 
ਦੇਉ ਪਦਾਰਥ _ਤਨਕ ਨ ਦੇਰੀ- 
॥੯੫॥ 

ਸੁਨ ਤੈ' ਕਹਾ -ਨ ਮੋ ਕੋ ਚਾਹੂ। 

ਕਯਾ ਮਾਂਗੋ ਨ੍ਰਿਪ ਜੀ! ਤੁਮ ਪਾਹੂ- ! 
ਨਟਤਿ ਭਯੋ! ਨਹਿਂ' ਸਾਚ ਬਖਾਨਾ। 

ਹੈ ਹਦੂਰ ਆਨਨ ਸ਼ਰਮਾਨਾ ॥੯੬॥ 
ਅੰਤਰਜਾਮੀ ਜਨਕ ਨਰੇਸ਼ਾ। 

ਸਭਿ ਜਾਨੀ ਚਿਤਵਜਯੋ ਹੈ ਜੈਸਾ। 

ਤੁਝ ਸੋ ਐਸੇ ਬਚਨ ਉਬਾਚਾ। 

-ਤੈ' ਤੋ ਕੀਨਿ ਪ੍ਰਿਥਮ ਹੀ ਜਾਚਾ 
॥੯੭॥ 

ਦਹਰਾ : 

ਮਗ ਮਹਿ ਜਬ ਸੰਕਲਪ ਭਾ, ਤਬ ਹੀ 
ਜਾਚਨ ਕੀਨਿ। 

ਹਮਤੇ ਹੋਇ ਬਿਸਾਲ! ਨ੍ਰਿਪ -ਅਸ 'ਚੰਗਾ (ਅ) ਬੜਾ। 





929 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 930 





ਪੁਕਾਰ ਬਰ ਦੀਨ ॥੯੮॥ 
ਚੌਪਈ: 

ਸੁਨਿ ਕਰਿ ਤੈਂ ਬੰਦੇ ਦੂਰੈ ਹਾਥਾ। 
ਕਹਜੋ ਬਚਨ ਭੂਪਤਿ ਕੇ ਸਾਥਾ। 
-ਆਤਮ ਗਯਾਨ ਹੇਤੁ ਮੈ' ਸੇਵੇ। 


ਤਿਹ ਤੇ ਰਹਜਯੋ ਨ ਪਾਯੋ _ਭੇਵੇ!- "ਉਸ (ਆਤਮ _ਗਯਾਨ) ਤੋਂ (ਖਾਲੀ) ਰਹਿ 
॥੯੯॥ ਗਿਆ, (ਉਸ ਦੇ ਭੇਦ) ਨਾ ਮਿਲਿਆ। 


ਜਨਕ ਕਹਯੋ ਕਲਿ ਕਾਲ ਮਝਾਰੀ। 

ਪੂਰਨ ਗੁਰੂ ਮਿਲਹਿਂ ਇਕ ਬਾਰੀ। 

ਤਿਹ ਤੇ ਪਾਵਹਿ' ਆਤਮ ਗਜਾਨਾ। 

ਕਰੈਂ__ਜਗਤ ਕੇ ਬੰਧਨ _ਹਾਨਾ-? 

॥੧੦੦॥ 

ਕਵਲਨੈਨ ਪੂਰਬ! ਪਰਸੰਗਾ। 

ਸੁਨਿ ਕਰਿ ਹਿਰਦੇ ਭੂਰ ਉਮੰਗਾ।” 

(ਕਵਲਨੈਨ ਪੂਰਬਲਾ ਪ੍ਰਸੰਗ) 

"ਜਿਵੇਂ ਜਨਕ ਰਾਜਾ ਦੇ ਸੁਪੇ ਆਦਮੀ ਤਾਰੇ ਦਿਖਾਏ ਹਨ, ਤਿਵੇਂ ਇਹ ਰਾਜਾ ਜਨਕ ਤੋ ਵਰ ਪ੍ਰਾਪਤ 
ਸੀ, ਇਸ ਨੂੰ ਜੋ ਰਾਜ ਇੱਛਾ ਫੁਰੀ ਸੀ ਉਸ ਦੀ ਅੰਸ਼ ਅੰਦਰੋ' ਕੱਢਕੇ ਜੀਵਨ ਮੁਕਤਿ ਕਰਨੇ ਲਈ 
ਗੁਰੂ ਜੀ ਉਸ ਨੂੰ ਮਿਲੇ ਤੇ ਗੁਰੂ ਅੰਤਰਯਾਮੀ ਜੇ ਉਸ ਨੂੰ ਉਸ ਦਾ ਪੂਰਬਲਾ ਹਾਲ ਨਾ ਦੱਸਦੇ ਤਾਂ ਉਸ 
ਧਰਮੀ ਪੁਰਖ ਨੂੰ ਨਿਸ਼ਚਾ ਨਹੀਂ ਸੀ ਆ ਸੱਕਣਾ। ਸੋ ਆਪ ਨੇ ਤ੍ਰਿਕਾਲੌਂਗਜ ਹੋਣ ਕਰਕੇ ਉਸ ਦਾ 
ਪੂਰਬਲਾ ਹਾਲ ਦੱਸ ਦਿੱਤਾ। 

ਪੱਛਮੀ ਵਿਦਯਾ ਦੇ ਗਾਨੀਆਂ ਨੂੰ ਜੇ ਸਾਇੰਸ ਦੇ ਨਾਮ ਤੇ ਸਤਿਗੁਰ ਦੇ ਤ੍ਰਿਕਾਲੋਗਯ ਹੋਣ ਤੇ ਸੰਸਾ 
ਫੁਰੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਹੁਣ ਦੀ ਵਿੱਦਸਾ ਪੜਤਾਲਨੀ ਚਾਹੀਦੀ ਹੈ, ਜੋ ਦੂਸਰੇ ਦੇ ਖਯਾਲ ਵਾਚ 
ਲੈਣਾ ਸਿੱਧ ਕਰ ਰਹੀ ਹੈ, (1੬30੭) ਟੈਲੀਪੈਥੀ ਤੇ ਇਸ ਤੋ' ਅਗੇ ਆਂਇਨਸਟੈਨ ਦੀ ਨਵੀਂ 
ਕਾਢ ਮੁਤਾਲਯਾ ਕਰਨੀ ਚਾਹੀਦੀ ਹੈ, ਜਿਨ੍ਹਾਂ ਨੇ ਮੈਥੇਮੈਟਿਕਸ (13000108025) ਗਣਤ ਵਿਦਯਾ 
ਨਾਲ ਸਿੱਧ ਕਰ ਦਿੱਤਾ ਹੈ ਕਿ ਸਮਾਂ-ਸਮੇਂ' ਦੇ ਤੈ ਭਾਗ-ਭੂਤ, ਭਵਿਖਤ ਤੇ ਵਰਤਾਨ ਦੇਸ਼ ਦੀ ਚੌਥੀ 
ਲਾਂਭ ਹੈ। ਸਾਡੀ ਸਮਝ ਦੇਸ਼ (੧੩੦੦) ਦੇ ਤ੍ਰੈ ਪਹਿਲੂਆਂ ਦੀ ਜਾਣੂ ਹੈ, ਇਸ ਕਰਕੇ ਸਮੇ' ਨੂੰ ਜੋ 
ਅਸਲ ਵਿਚ ਚੌਥੀ ਲਾਂਭ ਦੇਸ਼ (੧੦੦) ਦੀ ਹੈ, ਤੈ ਟੁਕੜਿਆਂ ਵਿਚ ਤੱਕਦੀ ਹੈ। ਜੋ ਸਾਈਂ ਲੋਕ 
ਇਕਾਗੂ ਚਿੱਤ ਹੋਕੇ (੧18੦੦) ਦੇਸ਼ ਦੀ ਚੌਥੀ ਲਾਂਭ ਵਿਚ ਗੰਮਤਾ ਪਾ ਲੈਂਦੇ ਹਨ ਉਹਨਾਂ ਦੇ ਅੱਗੇ 
ਤਏ ਕਾਲ ਇਕ ਚਾਦਰ ਵਾਂਡ ਖੁਲ੍ਹ ਪੈਂਦੇ ਹਨ। 

ਸ਼ੀ ਗੁਰੂ ਜੀ ਨਾ ਕੇਵਲ ਦੇਸ਼ ਦੀ ਚੌਥੀ ਲਾਂਭ ਵਿਚ ਉਠ ਸੱਕਣ ਦੀ ਇਕਾਗੂਤਾ ਰਖਦੇ ਸਨ, ਸਗੋੱ' 
ਉਹ ਤਾਂ ਅਨੰਤ ਵਿਚ ਮਗਨ ਰਹਿਣ ਵਾਲੇ ਸੇ, ਉਹਨਾਂ ਅਗੇ ਐਸੇ ਕ੍ਰਿਸ਼ਮੇ ਕੁਛ ਗੱਲ ਨਹੀਂ ਸਨ। 
ਪਰਯੋ ਜਾਇ ਪਗ ਹੂੈ ਕਰਿ ਦੀਨਾ। 

ਬਿਨੈ _ਕਰੀ ਬਹੁ ਭਾਂਤਿ ਪੁਬੀਨਾ 

॥੧੦॥ 

“ਤੁਮ ਤੇ ਅਪਰ ਮਿਲੈ ਕੋ ਪੂਰਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਜਿਨ ਕੇ ਦਰਸ਼ਨ ਭਾ ਦੁਖ ਦੂਰਾ। 
ਚਲਹੁ ਨਗਰ ਮਹਿ ਕਰਹੁ ਪਵਿੱਤ੍ਾ। 
ਬੈਠਹੁ _ ਮੰਦਰ _ ਬਿਖੈ _ਬਚਿੱਤ੍ਰਾ” 
॥੧੦੨॥ 

ਅਨਿਕ ਭਾਂਤਿ ਕੀ ਉਸਤਿਤ ਕਰਿ ਕੈ। 
ਆਨੇ ਨਗਰ ਭਾਉ ਉਰ ਧਰਿ ਕੈ। 
ਜਹਿਂ ਕੰਚਨ ਕੋ ਮੰਦਿਰ ਸੋਹਤਿ। 
ਮੁਕਤਾ! ਕੀ _ ਝਾਲਰ _ ਮਨਮੋਹਤਿ 
॥੧੦੩॥ 

ਬੀਚ ਰੁਚਿਰ ਪਰਯੰਕ ਡਸਾਵਾ। 

ਤਾਂ ਪਰ ਸ਼੍ਰੀ ਗੁਰੁ ਕੋ ਬੈਸਾਵਾ। 

ਨਾਨਾ ਭਾਂਤਿਨ ਸੇਵਾ ਠਾਨੀ। 

ਨਿਜ ਕਰ ਸੋ ਨ੍ਿਪ ਕਰਹਿ ਸੁਹਾਨੀ! 
॥੧੦੪॥ 

ਤਹਿਂ ਚਿਰਕਾਲ ਬਸੇ ਜਗਤੇਸ਼ਾ। 
ਆਤਮ ਗਯਾਨ ਨ੍ਰਿਪਹਿ ਉਪਦੇਸ਼ਾ। 


ਸਰਬ ਰੂਪ ਮਹਿ ਏਕ ਲਖਾਯਾ। 
ਮਨ ਤੇ ਦੁਤੀਆ _ਭਾਉ _ਉਠਾਯਾ'_'ਪਾ:-ਉਰ ਤੇ ਦੁਤੀਆ ਭਾਉ ਮਿਟਾਯਾ। 


॥੧੦੫॥ 

ਗੁੰਥ ਬਢਨ ਤੇ ਕੀਨ ਸਮਾਸਾ”। 'ਸੰਖੇਪ। 
ਵਡੋ ਪ੍ਰਸੰਗ ਸੁ ਥੋਰ ਪੁਕਾਸ਼ਾ। 
ਧਰਮਸਾਲ ਸੁੰਦਰ ਬਨਿਵਾਈ। 
ਕੀਰਤਿ _ ਹੋਵਨ ਲਗੀ __ ਸੁਹਾਈ! 
॥੧੦੬॥ 

ਭਗਤਿ ਪੁਕਾਸ਼ ਕਰੀ ਪੁਰਿ ਮਾਂਹੀ। 
ਸਿਮਰਨ ਲਗੇ ਨਾਮ ਦੁਖਦਾਹੀ। 

ਸ਼ੀ ਨਾਨਕ ਕੀ ਸੇਵਾ ਕਰਿਹੀਂ। 

ਮੋਹ ਮਾਨ ਮਨ ਤੇ _ਪਰਹਰਿਹੀਂ” 
॥੧੦੭॥ 

ਗਮਨੰ' ਤਜਾਰ ਭਏ ਗੁਨ ਐਨਾ। 

ਤਬ ਬੋਲਯੋ ਬਚ ਪੰਕਜਨੈਨਾ”। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 932 





“ਮੈ' ਤੋ ਗਮਨੋ' ਸੰਗ ਤੁਮਾਰੇ। 

ਦੇਹੁ ਰਾਜ _ਪਰ ਅਪਰ _ਬਿਸਾਰੇ!” 'ਕਿਸੇ ਹੋਰ ਨੂੰ ਬੈਠਾ ਦਿਓ। 
॥੧੦੮॥ 

ਸ਼ੀ ਗੁਰ ਬੋਲੇ “ਸੁਨਹੁ ਭੁਵਾਲਾ ! 

ਰਾਜ ਜੋਗ ਤੁਮ ਕਰੋਂ ਬਿਸਾਲਾ। 

ਠਾਨਹੁ ਸਦਾ ਧਯਾਨ ਮਨ ਮਾਂਹੀ। 

ਮੈਂ ਹੋਂ ਨਿਕਟ ਦੂਰ ਕਤ ਨਾਂਹੀ” 

॥੧੦੯॥ 

ਬਹੁ ਪੁਕਾਰ ਕਰਿ ਧੀਰਜ ਦੀਨੀ। 

ਚਲਿਨੇ ਹੇਤ ਤਯਾਰੀ ਕੀਨੀ। 

ਤਬ ਨ੍ਰਿਪ ਪਰਮ ਪੇਮ ਮੈ ਭੀਨਾ। 

ਜਯੋ` ਜਲ ਹੀਨ! _ਖੀਨ ੍ਹੈ ਮੀਨਾ? 'ਬਿਨਾ। ਮੱਛੀ ਮਰ ਜਾਂਦੀ ਹੈ। 
॥੧੧੦॥ 

ਕਰਿ ਨਰੇਸ਼ ਪਰ ਖੁਸ਼ੀ ਅਪਾਰਾ। 

ਆਗੈ ਗਮਨੇ ਮੋਖ ਦੁਆਰਾ। 

ਮਰਦਾਨੇ ਬਹੁ ਖਾਇ ਅਹਾਰਾ। 


ਭਯੋ ਪੁਸ਼ਟ! ਹੋਯੋ ਤਨ ਭਾਰਾ ॥ ੧੧੧॥ _'ਤਕੜਾ। 
'ਬਿਅੰਤ। 


ਪੂਰਨ ਅਬੈ, ਕਵਿ ਸ਼੍ਰੀ 
ਗੁਰੂ ਅਰਾਧਿ ॥੧੧੨॥ 
ਇਤਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਕਮਲਨੈਨ” ਪ੍ਰਸੰਗ ਬਰਨਨੈ ਨਾਮ ਖਸ਼ਟ 
ਪੰਚਾਸਮੋ' ਅਧਜਾਯ ॥੫੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 933 





੫੭. [ਗੁਰਚਰਣ ਮੰਗਲ। ਮੱਕੇ ਜਾਣਾ] 


(੧੮ ਟਾਪੂਆਂ ਦੇ ਰਾਜੇ) ॥੬..॥ 
(ਤੁਸੀਂ ਕੌਣ ਹੋ? ਦਾ ਉਤਰ) ॥੨੮..॥ 
(ਬਹਾਵਲਦੀਨ) ॥ ੩੧॥ 
(ਤਿੰਨ ਪੁਕਾਰ ਦਾ ਪੜ੍ਹਨਾ) ॥ ੩੩..॥ 


<< 


ਦਹਰਾ : 

ਸ਼ੀ ਗੁਰ ਚਰਨ ਤਰੋਵਰੰ, ਸੀਤਲ ਸੁੰਦਰ ਛਾਇ। 

[ਤਰੋਵਰੰ=ਕਲਪ ਬ੍ਰਿੱਛ। [ਸੰਸ. ਤਰੁਵਰੁ:] 

ਮ੍ਰਿਗ ਮਨ ਬਿਸ਼ਯਾਤਪ ਤਪਜੋ ਹੂ , ਸੁਖਿ ਤਹਾਂ ਟਿਕਾਇ ॥੧॥ 
[ਬਿਸ਼ਯਾਤਪ=ਬਿਖਯਆਤਪ। [ਸੰਸ. ਵਿਖ਼ਯ=ਵਿਸ਼ੇ] ਆਤਪ=ਧੁੱਪ।ਵਿਸ਼ਯਾਂ ਦੀ ਧੁੱਪ] 
ਅਰਥ : 

ਸ਼ੀ ਗੁਰੂ ਜੀ ਦੇ ਚਰਨ ਕਲਪ ਬ੍ਰਿੱਛ (ਸਮਾਨ) ਹਨ, (ਜਿਸ ਦੀ) ਛਾਯਾ ਠੰਢੀ ਤੇ ਸੁਹਣੀ ਹੈ, 
ਵਿਸ਼ਯ (ਰੂਪੀ) ਧੁੱਪ (ਨਾਲ) ਤਪਿਆ ਹੋਯਾ ਮ੍ਰਿਗ (ਰੂਪੀ) ਮਨ (ਜੇ ਉਥੇ ਇਸਦੀ ਛਾਵੇਂ) 
ਟਿਕ ਜਾਵੇ ਤਾਂ ਸੁਖੀ ਹੋ ਜਾਂਦਾ ਹੈ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਸੁਨਹੁ ਗੁਰੂ ਅੰਗਦ ਜੀ ਕਥਾ। 

ਭਈ ਜਥਾ ਉਚਰੋ' ਪੁਨ ਤਥਾ। 

ਕਵਲਨੈਨ ਕੋ ਦੀਨੋ ਗਯਾਨਾ। 

ਆਤਮ ਅੰਤਰ ਵਹਿਰ ਦਿਖਾਨਾ ॥੨॥ 

ਜਯੋ' ਅਕਾਸ਼ ਪੂਰਨ ਸਭਿ ਥਾਈਂ। 

ਅਸ ਦਿਖਾਇ ਕਰਿ ਚਲੇ ਗੁਸਾਈਂ। 

ਮੰਦ ਮੰਦ ਮਗ ਸੁੰਦਰ ਚਾਲੀ। 

ਚਲੇ ਜਾਤਿ ਗਤਿ ਦੇ ਜੁ ਸੁਖਾਲੀ 'ਸੁਖੱਲੀ ਮੁਕਤੀ ਦੇਣ ਹਾਰੇ। 
॥੩॥ 

ਪੰਥ ਬਿਖੈ ਬੋਲਯੋ ਮਰਦਾਨਾ। ਰਾਹ। 

“ਇਹ ਥੋ ਰਾਜਨ ਰਾਜ ਮਹਾਨਾ। 

ਜਾਂਹਿ ਪਾਸ ਐਸ਼ੂਰਜ ਬਿਸਾਲਾ। 

ਮਾਨਹਿਂ ਆਨ ਸਰਬ ਭੂਪਾਲਾ ॥੪॥ 

ਅਹੇ ਅਠਾਰਹਿਂ ਟਾਪੂ ਜੇਤੇ। 

ਤਿਨ ਮਹਿ ਰਾਜ ਕਰਹਿ ਨ੍ਰਿਪ ਤੇਤੇ। 
ਸਭਿਹਿਨਿ ਕੇ ਮੁਝ ਨਾਮ ਸੁਨਾਵੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 934 


ਦੇਸ਼ ਅਪਰ ਚਲਿ ਬਹੁਰ ਦਿਖਾਵੋ ? 

॥੫॥ 

ਸੁਨਿ ਕਰਿ ਬੋਲੇ ਦੀਨ ਦਯਾਲਾ। 

“ਪ੍ਰਿਥਮ ਹੁਤੋ -ਚਖਕੌਲ'- ਬਿਸਾਲਾ?। _'ਕਵਲਨੈਨ। “ਵਡਾ। 
ਸੁਧਰਸੈਨ ਅਬ ਸਭਿ ਸਿਰਮੋਰਾ। 'ਸ਼ਿਰੋਮਈ। 

ਥਾਪ ਦੀਨ ਹਮ ਨੈ ਇਹ ਨੌਰਾ ॥੬॥ 

ਸੁਨਹੁ ਅਠਾਰਹ ਨਾਮ ਉਜਾਗਰਾਂ। 'ਪ੍ਰਸਿੱਧ। 

(੧੮ ਟਾਪੂਆਂ ਦੇ ਰਾਜੇ) 

(੧) ਸੁਧਰਸੈਨ, (੨) ਅਟਕਾ, (੩) 

ਸੁਖਸਾਗਰ। 

(੪) ਮਧੁਰ ਬੈਨ, ਪੁਨ (੫) ਸਾਗਰ 

ਸੈਨਾ। 

(੬) ਨੈਨ ਜੋਤ, ਜਾਨਹੁ (੭) ਸੁਖਚੈਨਾ 

॥੭॥ 

(੮) ਮਗਨਰਾਇ, (੯) ਅਸਰਾ, (੧੦) 

ਪਨਾਹ ਪੁਨ। 

(੧੧) ਸੁੱਧ, (੧੨) ਬਿਬੇਕੂ, _(੧੩) 

ਤੁਰਤਰੰਗ ਸੁਨ। 

(੧੪) ਬਾਲ ਸਿੰਘ, (੧੫) ਸੰਭਾਲਕ 'ਬਹੁਦੁਖ ਬਹੁਦਕਿਸ਼ਣ ਸਖ੍ੀ, ਦਾਤਾ। (ਅ) 
ਬਹੁਦੁਖਾ। ਵਿਨੂਖ਼ਕ ਸਿਆਣਾ। 

(੧੬) ਲਾਲ ਐਨ, ਪੁਨ (੧੭) ਰਾਇ 

ਐਨ ਲਖਿ ॥੮॥ 

(੧੮) ਕੌਲ ਨੈਨਾ ਤੇ ਆਦਿ ਅਠਾਰਾਂ। 

"ਭਾਈ ਬਾਲੇ ਦੀ ਕਹੀ ਜਾ ਰਹੀ ਜਨਮਸਾਖੀ ਵਿੱਚ ੧੮ ਨਾਮ ਦਿੱਤੇ ਏਹ ਹਨ:-ਕਵਲ ਨੈਨ, ਮਧੁਰ 
ਸਿੰਗਰ, ਤੁਰਤ ਰੰਗ, ਮਗਨ ਰਾਇ। 

ਕਰਤਿ ਰਾਜ ਸਭਿ ਸਿੰਧ ਮਝਾਰਾ। ” 

ਬੂਝਨ ਕੀਨ ਬਹੁਰ ਮਰਦਾਨੇ। 

“ਤੁਮ ਤੋਂ ਮਿਲੇ _ਥੋਰ ਨ੍ਰਿਪ ਥਾਨੇ! 'ਥੋੜੀਆਂ ਥਾਵਾਂ ਦੇ ਰਾਜਿਆਂ ਨੂੰ। 
॥੯॥ 

ਅਪਰ ਨਰੇਸ਼ ਜਿ ਸਾਗਰ ਮਾਂਹੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 935 


ਤਿਨਹੁ ਬਿਲੋਕਹੁ ਕੈਧੋ' ਨਾਂਹੀ। 

ਜਹਿਂ ਜਹਿਂ ਜਾਵਨ ਰਾਵਰ ਕੀਨੇ। 
॥੧੦॥ 

ਗੁਰੂ ਕਹੈ' “ਅਬ ਹਮ ਨ ਪਧਾਰੈ'। 
ਸਹਿਜੇ ਪੁਗਟਹਿ ਸਿੱਖੀ ਸਾਰੈ। 

ਜਿਤੀ ਥਾਇ ਹਮ ਭਗਤ ਵਿਥਾਰੀ'। 'ਫੈਲਾਈ। 
ਤਹਿ ਤੇ ਅਪਰ ਲੇਹਿਂ ਉਰ ਧਾਰੀ 
॥੧੧॥ 

ਚਲਿ ਅਬ ਤੁਝੇ ਸੁਮੇਰੁ ਦਿਖਾਵੈ'। 
ਸਰਬ ਸਿੱਧ, ਜਹਿੰ ਜੋਗ ਕਮਾਵੈ'। 

ਔਰ ਪੁਰਖ ਬਹੁ ਰਹੈ ਮਹਾਨਾ। 

ਜਿਨ ਪੁਭੁ ਭਗਤਿ ਕਰੀ ਸੁਖਖਾਨਾ” 
॥੧੨॥ 

ਸੁਣਿ ਸੁਮੇਰੁ ਜਾਵਨ ਨਿਜ ਕਾਨਾ। 

ਹਾਥ ਬੰਦਿ ਬੋਲਯੋ ਮਰਦਾਨਾ। 





“ਮੱਕਾ ਬਹੁਰ ਮਦੀਨਾ ਦੋਨੋ। 

ਕੇਤੀ ਬੇਰ ਸੁਨੇ ਮੈਂ' ਸ਼੍ੋਨੋ ॥੧੩॥ 

ਤੁਰਕ ਤਰੀਫ!' ਕਰਤਿ ਜਿਹ ਭੂਰੀ”। 

ਤਾਂ ਕੀ ਬਨਤ ਬਤਾਵਤਿ' ਰੂਰੀ। 

ਰਹਯੋ ਸੁ ਹਮ ਤੇ ਕਿਹ ਦਿਸ਼ ਮਾਂਹੀ? 

ਰਿਦੇ ਬਿਸ਼ੇਖ਼ ਬਿਲੋਕਨ ਚਾਹੀ' ॥੧੪॥ 8 


ਸਰਬ ਭਾਂਤਿ ਸਮਰੱਥ ਸੁਜਾਨਾ। 
ਪੂਰਨ ਇੱਛਾ ਕਰੋ ਮਹਾਨਾ। 

ਸ਼ੀ ਪੁਭੁ ਜੀ! ਜਿਹ ਠਾਂ ਤੁਮ ਚਾਹੋ। 
॥੧੫॥ 

ਸੁਨਿ ਕਰਿ ਬੋਲੇ ਸ਼੍ਰੀ ਗੁਰ ਪੂਰੇ। 
“ਹਮ ਤੇ ਰਹਯੋ ਅਧਿਕ ਸੋ ਦੂਰੇ। 
ਕਿਤੇ ਬਰਖ ਮਾਰਗ ਕੇ ਮਾਂਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 936 
ਚਲਤ ਬਿਤੀਤੈ ਪਹੁੰਚੈ' ਤਾਂਹੀ' ॥੧੬॥ 


ਸੁਨਿ ਕਰਿ ਮਰਦਾਨੇ ਕਰ ਬੰਦੇ। 

ਕਹਿਨ ਲਗਜੋ 'ਹੇ ਪ੍ਰਭੂ ਮੁਕੰਦੇ ! 

ਕਿਤੇ ਬਰਖ ਕੋ ਗੈਲ ਬਤਾਵੋਂ। 

ਤਹਿਂ ਤੁਮ ਨਿਮਖ ਬਿਖੈ! ਚ਼ਲਿ ਜਾਵੋ 

॥੧੭॥ 

ਪ੍ਰਭੁ ਜੀ ! ਕੀਜੈ ਨਹੀਂ ਵਲਾਊ'। 

ਤਿਹ ਦੇਖਨ ਕੋ ਬਹੁ ਮਮ ਚਾਊ। 

ਜਯੋ ਤਯੋ' ਕਰਿ ਕੈ ਆਪਿ ਦਖਾਯੇ। 

ਮੁਝ ਅਭਿਲਾਖਾ ਪੂਰ ਕਰਾਯੇ ` ॥ ੧੮॥ 

ਅਸ ਪੁਕਾਰ ਕੇ ਸੁਨਿ ਕਰਿ ਬੈਨਾ। 

ਹੈ ਪ੍ਰਸੰਨ ਬੋਲੇ ਗੁਨ ਐਨਾ। 

“ਕਹਯੋ ਨ ਮੇਟਹਿੰ!' ਤਵ ਮਰਦਾਨੇ। 

ਚਲਹੁ ਦਿਖਾਵਹਿ' ਚਾਹਿ ਜਿ _ਥਾਨੇ ? 

॥੧੯॥ 

ਕਹਿ ਕਰਿ ਮੱਕੇ ਦਿਸ਼ ਪੁਸਥਾਨੇ'। 

ਜਿਨਕੇ ਦਰਸਹਿਂ ਤੇ ਭੂਮ ਹਾਨੇ। 

ਭੱਖਰ ਸੱਖਰ ਹੈ ਜਿਹ ਜਾਗਾ'। 

ਡੇਹਰਾ ਇਸਮਾਈ ਲ ਖਾਂ ਤੋ ਹੇਠਾਂ ਉਰਾਰ ਵਲ ਹੈ, ਸੱਖਰ ਇਸੇ ਦੀ ਦੱਖਣ ਸੇਧ ਵਿਚ ਸਿੰਧ ਦੇਸ਼ 
ਵਿਚ ਹੈ। ਮੁਰਾਦ ਹੈ ਆਸਾਮ ਤੋ” ਗੁਰੂ ਜੀ ਦੱਖਣ ਪੱਛਮੀ ਪੰਜਾਬ ਵਿਚ ਆ ਗਏ ਤੇ ਸਿੰਧ ਦੇ ਸੱਖਰ 
ਸ਼ਹਿਰ ਅੱਪੜੇ, ਜਿਥੇ ਮੁਲਤਾਨ ਆਦਿ ਥਾਵਾਂ ਦੇ ਹਾਜੀ ਕੱਠੇ ਹੋ ਰਹੇ ਸਨ, ਇਹ ਗ਼ਾਲਬਨ ਕਰਾਚੀਓਂ 
ਸਿੱਧੇ ਯਾ ਕਰਾਚੀ ਤੋ' ਸੂਰਤ ਤੇ ਸੂਰਤ ਤੋ ਮੱਕੇ ਜਹਾਜ਼ ਚੜ੍ਹਕੇ ਜਾਂਦੇ ਹੁੰਦੇ ਹਨ। ਸੂਰਤ ਮੱਕੇ ਜਾਣ 
ਦੀ ਪੁਰਾਣੀ (ਬੰਦਰਗਾਹ) ਸੀ। 

ਆਏ ਤਹਾਂ ਨਿਮਖ _ਨਹਿੰ ਲਾਗਾ 

॥੨੦॥ 

ਨੀਲ ਬਸਤ੍ਰ ਲੇ ਪਹਿਰ ਸਰੀਰਾ। 

ਕਾਂਖ' ਕਿਤਾਬਹਿ ਗੁਨੀ ਗਹੀਰਾ”। 'ਬਗਲ ਵਿਚ। “ਭਾਵ ਗੁਰੂ ਜੀ ਦੇ। 

ਉਚੀ ਕੁਲਹਿ' ਧਰੀ ਨਜਿ ਸੀਸੰ। 'ਟੋਪੀ। 

ਆਸਾ ਹਾਥ ਬਿਖੈ ਜਗਦੀਸ਼ੰ ॥੨੧॥ _ 'ਸੋਟਾ। 

ਗਰੇ ਜਨੇਊ ਪਾਇ ਕ੍ਰਿਪਾਲਾ। 

ਤਿਲਕ ਕਰਯੋ ਸੁੰਦਰ ਪੁਨ ਭਾਲਾ। " "ਇਥੋ ਦੀਆਂ ਦੋਹਾਂ ਥਾਵਾਂ ਦੀਆਂ ਚਾਰੇ ਤੁਕਾਂ ਦੋ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 937 





ਲਿਖਤ ਦੇ ਪੁਰਾਤਨ ਨੁਸਖਿਆਂ ਵਿਚ ਹੈਨ। 

ਸੁਨਹੁ ਗੁਰੂ ਅੰਗਦ ! ਰਸ ਭੀਨੇ!। /ਭਿੱਜੇ। 
ਕੂਜਾ! ਮੁਝਹਿ ਮੁਸੱਲਾ ਦੀਨੇ ॥੨੨॥ _ 'ਲੋਟਾ। 
ਗਰ ਮਹਿ ਸੇਲੀ ਪਾਇ ਬਿਸਾਲਾ। 
ਬਨੇ ਸੁ ਹਾਜੀ ਰੂਪ ਕ੍ਰਿਪਾਲਾ। 
ਕਉਤਕ ਹਿਤ ਯਿਹ ਰੂਪ ਬਨਾਏ।” 
“ਸੀ ਗੁਰ ਨਾਨਕ ਸਾਹਿਬ ਜੀ ਨੇ ਜਗਤ ਜਲੰਦੇ ਵਿਚ ਠੰਢ ਵਰਤਾਉਣ ਲਈ ਕਈ ਵੇਰ ਉਦਾਸੀਆਂ 
ਕੀਤੀਆਂ ਤੇ ਦੇਸ਼ਾਟਨ ਲਈ ਨਿਕਲੇ, ਇਹਨਾਂ ਸਮਿਆਂ ਤੇ ਆਪ ਦਾ ਪਹਿਰਾਵਾ ਅੱਡਰੀ ਅੱਡਰੀ ਤਰ੍ਹਾਂ 
ਦਾ ਹੁੰਦਾ ਰਿਹਾ ਹੈ। ਕਈ ਥਾਈਂ ਲਿਖਿਆ ਹੈ ਪਹਿਲੀ ਉਦਾਸੀ ਵਿਚ ਆਪ ਨੇ ਇਕ ਬਸਤ੍ਰ ਅੰਬੁਆ, 
ਇਕ ਬਸਤੁ ਚਿੱਟਾ, ਇਕ ਪੈਰ ਜੁਤੀ, ਇਕ ਪੈਰ ਖਉੱਸ, ਗਲ ਖਫਨੀ, ਮੱਥੇ ਤਿਲਕ ਕੇਸਰ ਦਾ 
ਬਾਹਾਂ ਜੰਘਾਂ ਰੱਸੇ ਲਪੇਟੇ, ਮੱਥੇ ਟਿੱਕਾ ਬਿੰਦੁਲੀ ਦਾ ਸੀ। ਤੀਜੀ ਉਦਾਸੀ ਵਿਚ ਪੈਰੀਂ ਚਮੜਾ ਅਤੇ 
ਸਿਰ ਚਮੜਾ, ਤੇ ਮੱਥੇ ਟਿੱਕਾ ਕੇਸਰ ਦਾ ਸੀ। ਚੌਥੀ ਉਦਾਸੀ ਸਮੇ` ਪੈਰੀਂ ਖਉਸਾਂ ਚੰਮ ਕੀਆਂ ਅਤੇ 
ਚੰਮ ਕੀ ਸੁੱਥਣ, ਨੀਲੇ ਬਸਤੁ, ਹੱਥ ਆਸਾ ਕਿਤਾਬ ਤੇ ਕੂਜਾ ਆਦਿਕ ਪਾਸ ਸਨ, ਮੱਥੇ ਟਿੱਕਾ ਬਿੰਦੀ 
ਕਾ; ਇਸੇ ਤਰ੍ਹਾਂ ਕਿਤੇ ਕਿਤੇ ਗੁਰੂ ਜੀ ਦੇ ਦੇਸ਼ਾਟਨ ਸਮੇ' ਭਗਵੇ ਕੱਪੜੇ ਤੇ ਗਲੇ ਜਨੇਊ ਪਾਏ ਹੋਣ ਜਾ 
ਜ਼ਿਕਰ ਬੀ ਸਾਖੀਕਾਰਾਂ ਨੇ ਲਿਖਿਆ ਹੈ। ਇਹਨਾਂ ਸਾਰੇ ਪਹਿਰਾਵਿਆਂ ਤੇ ਇਕ ਨਜ਼ਰ ਫੇਰਨ ਨਾਲ 
ਇਹਨਾਂ ਦੀ ਅੱਡਤਾ ਦੱਸ ਦੇਂਦੀ ਹੈ ਕਿ ਗੁਰੂ ਜੀ ਦੇ ਇਹ ਵੇਸ ਉਸ ਤਰ੍ਹਾਂ ਦੇ ਵੇਸ ਨਹੀਂ ਸਨ ਜਿਸ 
ਤਰ੍ਹਾਂ ਕਿ ਖਾਸ ਖਾਸ ਮਤਾਂ ਵਾਲਿਆਂ ਦੇ ਹੁੰਦੇ ਹਨ, ਜਿਨ੍ਹਾਂ ਦੇ ਵੇਖਣ ਨਾਲ ਹੀ ਪਤਾ ਲੌਗ ਜਾਂਦਾ ਹੈ 
ਕਿ ਇਹ ਸਾਧ ਅਮਕੀ ਸੰਪੁਦਾਇ ਦਾ ਜਾਂ ਅਮਕੇ ਮਤਿ ਦਾ ਹੈ, ਜਿਹਾਕਿ ਬੈਰਾਗੀ, ਸੰਨਯਾਸੀ, ਜੋਗੀ, 
ਹਿੰਦੂ ਤੇ ਮੁਸਲਮਾਨ ਆਦਿਕਾਂ ਦੇ ਅੱਡਰੇ ਅੱਡਰੇ ਵੇਸ ਭੇਸ ਇਹਨਾਂ ਦੇ ਮਤ ਦਾ ਪਤਾ ਦਿੰਦੇ ਹਨ। 
ਗੁਰੂ ਜੀ ਦਾ ਹਰ ਸਫ਼ਰ ਵਿਚ ਅੱਡਰਾ ਲਿਬਾਸ ਦੱਸਦਾ ਹੈ ਕਿ ਉਨ੍ਹਾਂ ਨੇ ਕੋਈ ਵੇਸ ਕਿਸੇ ਮਤ ਦਾ 
ਪ੍ਰਕਾਸ਼ਕ ਨਹੀਂ ਪਹਿਰਿਆ। ਭੇਸਾਂ ਦੀ ਵਿਲੌਖਣਤਾ ਤੋਂ ਮਾਲੂਮ ਹੁੰਦਾ ਹੈ ਕਿ ਲੋਕਾਂ ਦੀ ਤਵੱਜੋ ਆਪਣੇ 
ਵੱਲ ਖਿੱਚਣ ਲਈ, ਜਿਸ ਤਰ੍ਹਾਂ ਹਰਦਵਾਰ ਜਾਕੇ ਹਿੰਦੂਆਂ ਨੂੰ ਚੜ੍ਹਦੇ ਪਾਣੀ ਉਛਾਲਦੇ ਵੇਖ ਆਪ 
ਲਹਿੰਦੇ ਵੱਲ ਮੂੰਹ ਕਰਕੇ ਪਾਣੀ ਉਛਾਲਨ ਲਗ ਪਏ, ਜਿਸ ਤਾ ਲੋਕ ਆਪ ਦੇ ਗਿਰਦ ਆ ਇਕੱਠੇ ਹੋ 
ਪ੍ਰਸ਼ਨ ਉੱਤਰ ਕਰਨ ਲਗੇ ਤੇ ਗੁਰੂ ਜੀ ਨੂੰ ਸ਼ੁੱਭ ਸਿੱਖਯਾ ਦੇਣ ਦਾ ਮੌਕਾ ਬਣਾ ਦਿੱਤਾ। ਸੂਰਜ ਗੁਹਣ 
ਦੇ ਸਮੇਂ ਕੁਰਛੇਤਰ ਤੇ ਮਾਸ (ਕਈ ਸਾਖੀਆਂ ਵਿਚ ਹਿਰਨ ਲਿਖਿਆ ਹੈ) ਚਾੜ੍ਹਿਆ ਜਿਸ ਤੋਂ” ਹਿੰਦੂ 
ਆ ਜੁੜੇ। ਇਸੇ ਤਰ੍ਹਾਂ ਜਗਨ ਨਾਥ ਵਿਚ ਆਰਤੀ ਸਮੇ ਬਾਕੀਆਂ ਦੇ ਖੜੋਣ ਤੇ ਆਪ ਦੇ ਬੈਠੇ 
ਰਹਿਣ, ਮੱਕੇ ਵਿਚ ਕਾਬੇ ਵਲ ਪੈਰ ਕਰਕੇ ਲੇਟਣ ਤੇ ਮੱਕਾ ਫੇਰਨ ਤੋ ਲੋਕੀਂ ਆ ਜੁੜੇ ਤੇ ਗੁਰੂ ਜੀ 
ਨੇ ਓਹਨਾਂ ਭੁੱਲੇ ਭਟਕਿਆਂ ਨੂੰ ਧਰਮ ਦੇ ਅਸਲੀ ਤੱਤ੍ਹ ਦਿਖਾਕੇ ਜੀਆਦਾਨ ਦਿੱਤਾ, ਇਸੇ ਤਰ੍ਹਾਂ ਆਪ 
ਦੇ ਲਿਬਾਸ ਦੀ ਅਦਕਭੁਤਤਾ ਵੀ ਲੋਕਾਂ ਦੀ ਤਵੱਜੋ ਨੂੰ ਖਿੱਚਕੇ ਲਿਆਉਂਦੀ ਰਹੀ, ਜਿਸ ਤੋ ਓਹਨਾਂ ਦਾ 
ਕਲਯਾਨ ਹੁੱਦਾ ਰਿਹਾ। ਕਵੀ ਜੀ ਨੇ ਗੁਰੂ ਜੀ ਦੇ ਹਾਜੀਆਂ ਨਾਲ ਮਿਲਣ ਦੇ ਸਮੇਂ ਦੇ ਭੇਸ ਦਾ ਜ਼ਿਕਰ 
ਕਰਦੇ ਹੋਏ ਲਿਖਿਆ ਹੈ ਕਿ ਜਦ ਗੁਰੂ ਜੀ ਹਾਜੀਆਂ ਵਿਚ ਆ ਬੈਠੇ ਤਦ:- 
ਹਾਜਿਨ ਰਿਦੈ ਈਰਖਾ ਹੋਈ। ਸ਼੍ਰੀ ਗੁਰ ਸੋ ਬੋਲਤਿ ਭੇ ਸੋਈ। 
“ਮੁਸਲਮਾਨ ਕੈ ਹਿੰਦੂ ਅਹਿਈ? ਬਿਨਾ ਕਹੇ ਤੇ ਜਾਇ ਨ ਲਹਿਈ। 
ਹਾਜੀ ਬੇਖ ਤਿਲਕ ਹੈ ਮਾਥੇ। ਯਾਂ ਤੇ ਬੁਝਤਿ ਹੈ' ਤੁਝ ਸਾਥੇ। ” ੨੭। 

[ਅਧਯਾਯ ੭੫ ਅੰਕ ੨੬ ਤੇ ੨੭ ਵਿਚੋ 
ਇਸ ਤੋ ਸਪਸ਼ਟ ਹੈ ਕਿ ਕਿਸੇ ਵੀ ਦੇਸ਼ਾਟਨ ਸਮੇ ਆਪ ਦੇ ਹਾਜੀਆਂ ਵਾਲੇ ਕਪੜੇ ਪਾਉਣ ਤੇ ਆਪ 
ਨੂੰ ਮੁਸਲਮਾਨ, ਜੰਵੂ ਪਾਉਣ ਤੇ ਹਿੰਦੂ, ਜਾਂ ਕਿਸੇ ਖਾਸ ਰੰਗ ਦਾ ਕਪੜਾ ਪਾਉਣ ਤੇ ਖਾਸ ਕਿਸੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 938 





ਸੰਪ੍ਰਦਾਇ ਦਾ ਸਮਝਣਾ ਭੁੱਲ ਹੈ, ਲਿਬਾਸਾਂ ਦਾ ਇਹ ਵੱਖਰਾਪਨ, ਤੇ ਦੋ ਦੋ ਤ੍ਰੈ ਤ੍ਰੈ ਤਰ੍ਹਾਂ ਦੇ ਭੇਖਾਂ ਦਾ 
ਇਕੋ ਵੇਲੇ ਧਾਰਨਾ ਹੀ ਦੱਸਦਾ ਹੈ ਕਿ ਭੇਖਾਂ ਨੂੰ ਉਹ ਮਖ਼ੌਲ ਕਰਦੇ ਸਨ। ਜਦ ਕਰਤਾਰ ਪੁਰੇ ਆ 
ਦੱਸਦੇ ਹਨ ਕਿ ਇਹ ਲਿਬਾਸ ਕੌਤਕ ਹਿਤ ਸਨ:- 


ਯਥਾ: 
ਕਉਤਕ ਹਿਤ ਯਿਹ ਰੂਹ ਬਨਾਏ। ਹਿੰਦੂ ਤੁਰਕ ਨ ਜਾਤ ਲਖਾਏ। 
[ਇਸ ਅਧਯਾਯ ਦੇ ਅੰਕ ੨੩ ਵਿਚ 

ਹਿੰਦੂ ਤੁਰਕ ਨ _ ਜਾਤਿ _ ਲਖਾਏ'' 

੨੨ | 


ਮੁਲਤਾਨਾਦਿਕ' ਜੇ ਪੁਰਿ ਔਰਾ। 'ਭਾਵ ਮੁਲਤਾਨ ਆਦਿ ਸ਼ਹਿਰਾਂ ਦੇ ਲੋਕ ਕੱਠੇ 
ਰੋ ਰ੍‌ ਹੋਏ ਸਨ। 


ਹਾਜੀ ਮਿਲੇ ਹੁਤੇ ਤਿਹ ਨੌਰਾ। 

ਮੱਕੇ ਜਾਨ ਜਿਨਹਿਂ ਅਭਿਲਾਖਾ। 

ਨਿਸਾ ਗੁਜਾਰਨ ਡੇਰੋ ਰਾਖਾ ॥੨੪॥ 

ਮਿਲਿ ਬੈਸੇ ਥੇ ਜਿਹ ਇਸਥਾਨਾ। 

ਤਿਨ ਕੇ ਮੱਧ ਗਏ ਗੁਨਖਾਨਾ। 

ਤਬਹਿ ਮੁਸੱਲਾ ਮੈ ਸੁ ਬਿਛਾਵਾ। 

ਤਿਹ ਪਰ ਬੈਸੇ ਦੁਖ ਬਨ ਦਾਵਾ! 'ਦੁਖਾਂ ਰੂਪੀ ਬਨ ਲਈ ਅਗਨੀ ਰੂਪ। 


॥੨੫॥ 

ਹਾਜਿਨ' ਰਿਦੈ ਈਰਖਾ ਹੋਈ। 'ਹਾਜੀਆਂ ਦੇ। 
ਸ਼ੀ ਗੁਰੁ ਸੋ ਬੋਲਤਿ ਭੇ ਸੋਈ। 

“ਕੌਨ ਦੇਸ਼ ਤੇ ਤੁਮ ਚਲਿ ਆਏ? 
ਕੌਨ ਨਾਮ ਅਬ _ਕਹਾਂ _ਸਿਧਾਏ? 
॥੨੬॥ 
ਮੁਸਲਮਾਨ ਕੈ ਹਿੰਦੂ ਅਹਿਈ? 

ਬਿਨਾ ਕਹੇ ਤੇ ਜਾਇ ਨ ਲਹਿਈ'। 
ਹਾਜੀ ਬੇਖ! ਤਿਲਕ ਹੈ ਮਾਥੇ। 

ਯਾਂ ਤੇ ਬੂਝਤਿ ਹੈਂ ਤੁਝ ਸਾਥੇ” ॥੨੭॥ 
ਸ਼ੀ ਨਾਨਕ ਜੀ ਬੈਨ ਅਲਾਏ। 
“ਬੇਗਮਪੁਰੇ ਦੇਸ਼ ਤੇ ਆਏ। 

(ਤੁਸੀਂ ਕੌਣ ਹੋ? ਦਾ ਉਤਰ) 

ਹਿੰਦੂ ਮੁਸਲਮਾਨ ਜਗ ਮਾਂਹੂ। 

ਮੈ' ਹੋਂ ਦੋਨੋ ਕੇਰ ਗਵਾਹੂ ॥੨੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 939 


ਪੱਖਬਾਦ' ਮਹਿ ਉਰਝੇ ਕਾਚੇ। 

ਤਜਿ ਸਾਚੋ ਕੂਰੇ' ਮਨ ਰਾਚੇ। 
ਜਲਵਾ!" ਸਰਬ ਸਰੀਰਨ ਜੋਊ। 

ਤਿਹ ਕੋ ਭੇਵ ਨ ਜਾਨਹਿ ਕੋਊ 
॥੨੯॥ 

ਹੇਤ ਬੰਦਗੀ ਬੰਦਾ ਆਯੋ। 

ਤਿਹ ਤਜਿ ਮਾਨ ਮੋਹ ਲਪਟਾਯੋ। 
ਤਾਂ ਤੇ ਨਰ ਗੈਵਾਨ!' ਹਵਾਨੋ”'। 'ਭੂਤਨਾ। 'ਘਸ਼ੂ ਹੈ। "ਪਾ:-ਗੈਵਾਨਹ ਜਾਨੋ। 
ਸਭਿ ਕੋ ਉਪਦੇਸ਼ਕ ਮੁਝ ਮਾਨੋ ? 
॥੩੦॥ 

ਅਸ ਬਿਧਿ ਸੁਨਿ ਕੇ ਮਨ ਬਿਸਮਾਨੇ। 
-ਇਹ ਤੋ ਬੋਲਤਿ ਬੋਲ ਮਹਾਨੇ-। 
ਮੁਲਤਾਨਹਿ ਕੋ ਪੀਰ ਤਹਾਂ ਹੀ। 

ਨਾਮ ਬਹਾਵਦੀਨ ਥੋਂ ਜਾਂਹੀ' ॥੨੩੧॥ 
(ਬਹਾਵਲਦੀਨ) 

ਤਰਕ ਸੰਗਿ ਤਿਨ ਬਚਨ ਪੁਕਾਸ਼ਾ। 
“ਇਹ ਕਿਤਾਬ ਜੋ ਤੇਰੇ ਪਾਸਾ। 

ਇਹ ਤੋ ਪਢਿ ਜਾਨਤਿ ਕੈ ਨਾਂਹੀ? 
ਦੇਹੁ ਮਯਾਨਾ' ਜੋ ਇਸ ਮਾਂਹੀ” 
॥੩੨॥ 

ਸੁਨਿ ਕਰਿ ਸ਼੍ਰੀ ਗੁਰੂ ਬਚਨ ਉਚਾਰਾ। 
“ਪਢਨ ਕਿਤਾਬਨ! ਤੀਨ ਪ੍ਰਕਾਰਾ। /ਪੋਥੀਆਂ ਦਾ। 
(ਤਿੰਨ ਪੁਕਾਰ ਦਾ ਪੜ੍ਹਨਾ) 

ਉਸਤਖ਼ਾਨ!, _ ਗੋਸ਼ਤ”, _ ਮਗਜ਼ਹਿ, 'ਹੱਡੀ। ਆਸ। -ਮਗਜ਼ ਭਾਵ ਤੱਤ। 
ਪੁਨ। 

ਇਨਕੇ _ਲੌਂਛਨ ਉਚਰਤਿ ਹੈਂ'`_ ਸੁਨਿ 
॥੩੩॥ 

ਪਢਿ ਕਰਿ ਸਭਿ ਕੋ ਹੁੱਜਤ ਕਰਨੀ। 
-ਉਸਤਖ਼ਾਨ- ਇਸ ਬਿਧਿ ਕੀ ਬਰਨੀ। 
ਬੁਜ਼ਰਕ! ਹੋ ਬੈਠਨ ਪਠਿ ਕਰਿ ਕੈ। 
'ਖਿਜਮਤ' ਕਰਿਵਾਵਨ ਹਿਤ ਧਰਿ ਕੈ 
॥੩੪॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 940 


ਕਰਿ ਹੰਕਾਰ ਬਦੈ ਨਹਿ ਕਾਹੂੰ!। 'ਕਿਸੇ ਨੂੰ। 
-ਗੋਸ਼ਤ- ਨਾਮ ਕਹਿਤ ਹੈ' ਤਾਹੂੰ। 

ਪਠਿ ਕਰਿ! ਸਿਮਰਹਿ ਨਾਮ ਜਿ ਰੂਰਾ। _'ਪੜ੍ਕੇ। 
ਸਭਿ ਮਹਿ ਜਾਨਹਿ ਅਲਹੁ! ਜ਼ਹੂਰਾ?'  'ਰੱਬ ਦਾ। 'ਪ੍ਰਕਾਸ਼। 'ਪਾ:-ਜਰੂਰਾ। 
॥੩੫॥ 

ਦ੍ਰੈਤ' ਹੇਤ” ਕੇ ਮੇਟਯੋ ਝਗਰਾ। 'ਵੈਰ। 'ਮੋਹ। 
ਤਜਯੋ ਹੰਕਾਰ ਰਿਦੇ ਤੇ ਸਗਰਾ। 

ਮਾਨਹਿ ਸੀਸ ਖ਼ੁਦਾਇ ਰਜ਼ਾਈ। ਰਜ਼ੀ। 
-ਮਗਜ਼- ਨਾਮ ਹੈ ਤਾਂਹਿ ਕਹਾਈ? 

॥੨੬॥ 

ਸੁਨਿ ਸੋ ਕਹੈ “ਕੁਲਹਿ ਸਿਰ ਧਾਰੀ। 

ਕਿਹ ਕਾਰਨ? ਮੁਖ ਕਰਹੁ ਉਚਾਰੀ। 

ਤਬ ਬੋਲੇ ਬੇਦੀ ਕੁਲ ਕੇਤਾ। 

“ਕੁਲਹਿ ਧਰਨ ਕੋ ਸਮਝਹੁ _ਹੇਤਾ! 'ਕਾਰਨ। 





॥੩੭॥ 
ਛੋਟੀ ਕੁਲਹਿ ਵਡੀ ਦਸਤਾਰਾ'। /ਪਗੜੀ। 


ਤਿਹ ਧਰਿ ਤਜਯੋ ਸਰਬ ਹੰਕਾਰਾ। 

ਹਰਹੁ ਈਰਖਾ ਕਰਹੁ ਕਿਨਾਯਤਾ। 'ਸਬਰ। 

ਯਾਦ ਖ਼ੁਦਾਇ ਰਖਹੁ ਹਰ _ਸਾਯਤ! 'ਹਰ ਘੜੀ। 

॥੩੮॥ 

ਹੋਤਿ ਕੁਲਹਿ ਕੋ! ਮੁਖ ਯੌ ਅੰਤਰ। ਟੋਪੀ ਦਾ। ਘੰਹ ਜਿਵੇ' ਅੰਦਰਵਾਰ ਨੂੰ। 

ਨਿਜ ਅੰਤਰ ਕੋ ਸੋਧ ਨਿਰੰਤਰਾਂ। (ਇਕ ਰਸ। 

ਚਾਰ ਤਰਕ! ਕੀ ਕੁਲਹਿ ਬਨਾਈ। 'ਟਾਕੀਆਂ, ਤਰੀਜ਼ਾਂ। 

ਚਾਰੋਂ ਤਰਕ! ਦੇਤਿ ਸਮਝਾਈ ॥੩੯॥ _ 'ਤਿਆਗ (ਅ) ਟਾਕੀਆਂ। 

ਦੁਨੀ! ਸੁਰਗ ਸੁਖ? ਦੋਉ ਤਰਕੋ”। ਸੰਸਾਰ ਤੇ। “ਸੁਰਗ ਦਾ ਸੁਖ। “ਦੋਵੇਂ ਤਰਕ 
ਰਿ ਕਰੋ, ਤਿਆਗੋ। 

ਮਾਨ ਜਿ ਮੋਹ ਲਿਪਾਇ ਨ! ਉਰ ਕੋ।” _ 'ਮਾਨ ਤੇ ਮੋਹ ਲਿਪਾਇਮਾਨ ਨਾ ਕਰੇ। 

ਸੁਨਿ ਕਰਿ ਹਾਜੀ ਬਹੁਰ ਅਲਾਈ। 

“ਖ਼ਫਨੀ!' ਰੀਤਿ ਕਰਹੁ ਕਯੋਂ ਪਾਈ?? 'ਬਾਹਾਂ ਬਿਨਾਂ ਅਨਸੀਤਾ ਚੋਲਾ। 

॥੪੦॥ 

ਤਬ ਸ਼੍ਰੀ ਗੁਰੁ ਨੈ ਬਚਨ ਬਖਾਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 941 





“ਖਫਨੀ ਜਾਨਹੁ ਖ਼ਫਨ” ਸਮਾਨਾ। 'ਖੱਫਣ। 
ਮੁਰਦਾ ਹੋਇ ਸੁ ਖਫਨੀ ਪਾਵੈ। 

ਗੁਰੂ ਗੋਰ ਕੇ ਬੀਚ ਸਮਾਵੈ' ॥੪੧॥ __'ਗੁਰੂ ਗੋਰ ਵਿੱਚ ਸਮਾਉਣ ਦਾ ਭਾਵ ਅਗਲੀਆਂ 
ਰਹ ਤੁਕਾਂ ਵਿੱਚ ਹੈ। 
ਅੰਗ ਹਿਲਾਇ ਨ ਆਪ ਜਣਾਵੈ। 

ਨਿਜ ਹੁਨਰਨ ਕੋ ਰਿਦੈ ਛਪਾਵੈ। 

ਕਰਿ ਕੈ ਜ਼ਾਹਰ ਐਬ ਦਿਖਾਵੈ। 

ਗੁਰੁ ਰਜਾਇ ਮੰਨੇ ਸੁਖ ਪਾਵੈ ॥੪੨॥ 

ਨਾਮ ਹਮਾਰਾ ਨਾਨਕ ਜਾਨੋ। 

ਮੱਕੇ ਕੋ ਅਬ ਕਿਯ ਪੁਸਥਾਨੋ। ` 

ਸੁਨਿ ਸਭਿ ਹਾਜੀ ਮਨ ਮਹਿ ਚੀਨਾ। 

-ਇਹ ਹਿੰਦੂ ਕੋ ਬੋਲ ਪ੍ਰਬੀਨਾ ॥੪੩॥ 

ਮਿਲਿ ਕਰਿ ਹਮਰੇ ਸੰਗ ਮਝਾਰੀ। 

ਕਾਬੇ ਚਲਯੋ ਚਹਿਤ ਮਗ' ਭਾਰੀ। ਰਾਹ। 


ਦੇ ਜਬਾਬ ਇਸ ਕਰਹਿ ਨਿਰਾਲਾ”। 'ਵੱਖਰਾ। 
ਭਲੀ ਨ ਬਾਤ ਚਲਹਿ ਜੇ ਨਾਲਾ 


॥੪੪॥ 
ਯੌ ਮਸਲਤਿ' ਕਰਿ ਬੋਲੇ ਬੈਨਾ। 'ਸਲਾਹ। 
ਮੰਦ ਨ ਸਮਝਹਿਂ -ਇਹ ਗੁਨਐਨਾ!-। _'ਮੁਰਖ ਨਹੀਂ ਸਨ ਸਮਝਦੇ ਕਿ ਇਹ (ਗੁਰੂ ਜੀ) 


ਗੁਣਾਂ ਦੇ ਘਰ ਹਨ। 
“ਮੱਕੇ ਕੇ ਮਗ ਅਸ ਇਕ ਥਾਨਾ। 
ਚਢਿ ਜਹਾਜ਼ ਪਰ _ਕਰਤਿ ਪਯਾਨਾ 
॥੪੫॥ 
ਤਹਿਂ ਜਬ ਕਲਮਾ ਦੇਤਿ ਪਢਾਈ। 
ਤਬ ਜਹਾਜ਼ ਪਰ ਲੇਤਿ ਚਢਾਈ। 
ਹਿੰਦੁ ਨ ਕਲਮਾ ਕਰਤਿ ਉਚਾਰਾ। 
ਯਾਂ ਤੇ ਹਮ ਤੇ ਜਾਹੁ ਨਿਰਾਰਾ” ॥੪੬॥ 
ਸੁਨਿ ਕਰਿ ਸ਼੍ਰੀ ਮੁਖ ਸੋ ਮੁਸਕਾਨੇ। 
ਤਿਨ ਸੋ ਐਸੇ ਬਚਨ ਬਖਾਨੇ। 
“ਜਨਮਜਯੋ ਜਬ, ਕੋ ਸੰਗ ਨ ਆਯੋ”। 'ਕੋਈ ਨਾਲ ਨਹੀਂ ਆਇਆ। 
ਮਰਨੇ ਕਾਲ ਨ ਸੰਗ ਸਿਧਾਯੋ ॥੪੭॥ 
ਆਇ ਇਕੇਲਾ ਜਾਤਿ ਇਕੇਲਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 942 


ਯੌ ਸਮਝਹਿ ਮਨ ਹੋਤਿ ਸੁਹੇਲਾ। ” 
ਸੁਨਿ ਕਰਿ ਬਸ ਤਹਿਂ ਰੈਨ ਬਿਤਾਈ। 
ਬਹੁਰੋ ਜਬ ਪੁਭਾਤ ਹੈ ਆਈ ॥੪੮॥ 
ਉਠਿ ਕਰਿ ਹਾਜੀ ਪੰਥ ਸਿਧਾਰੇ। 

ਅਪਨ ਸਾਥ ਤੇ ਪ੍ਰਭੂ ਹਟਕਾਰੇ। 
ਮਰਦਾਨੇ ਸੋ ਬਚਨ ਬਖਾਨਾ। 

“ਹਿੰਦੂ ਕੋ ਤਹਿਂ ਹੋਇ ਨ ਜਾਨਾ 
॥੪੯॥ 

ਮੱਕੇ ਦੇਖਨ ਮਹਿ ਪੁਤਿਬੰਧਾ!। 

ਕਹੁ ਅਬ ਕਿਹ ਬਿਧਿ ਗਮਨੋ' ਪੰਧਾ। 
ਹੁਤੇ ਤੁਰਕ ਸੇ ਪੰਥ ਪਧਾਰੇ। ” 

ਸੁਨਿ ਮਰਦਾਨੇ ਬੈਨ ਉਚਾਰੇ ॥੫੦॥ 
“ਤੀਨ ਲੋਕ ਕੇ ਬਿਖੈ ਨ ਕੋਈ। 

ਰਾਵਰ ਕੌ ਬਰਜਹਿ ਮਗ ਜੋਈ। 

ਤੁਰਕ ਜਿ ਬਪੁਰੇ! ਕੌਨ ਅਗਾਰੀ। 
ਤੁਮਰੇ ਸਨਮੁਖ ਹੂੈ' ਬਲ ਧਾਰੀ ॥੫੧॥ 
ਕ੍ਰਿਪਾ ਧਾਰਿ ਮੁਝ ਦੇਹੁ ਦਿਖਾਈ। 
ਨਹਿਂ ਵਿਲਾਉ ਕੀਜੈ ਜਗਸਾਈਂ ! 
ਸੁਨਿ ਸ਼੍ਰੀ ਮੁਖ ਤੇ ਬਿਗਸੇ ਨਾਥਾ। 
ਬੋਲਤਿ ਭੇ ਮਰਦਾਨੇ ਸਾਥਾ! ॥੫੨॥ __ 'ਨਾਥ (ਗੁਰੂ) ਜੀ ਸੁਣ ਕੇ ਮੁਸਕ੍ਰਾਏ ਤੇ ਸ਼੍ਰੀ ਮੁਖ 


ਤੋਂ ਮਰਦਾਨੇ ਨਾਲ ਬੋਲੇ। 
“ਤੁਝਹਿ ਬਿਲੋਕਨ ਚਾਹਿ ਜਰੂਰੇ। 
ਗਾਉ ਸਬਦੁ ਪੁਭੁ ਕੇ ਗੁਨ ਰੂਰੇ। 
ਕਰਤਿ ਸਭਿਨਿ ਕੀ ਆਸ਼ਾ ਪੂਰਨ। 
ਲੇ ਰਬਾਬ _ਗਾਵਹੁ _ਅਬ _ਤੂਰਨ ” 
॥੫੩॥ 
ਸੁਨਿ ਹਰਖਜੋ ਹਿਰਦੈ ਮਰਦਾਨਾ। 
ਜੰਤੁ ਬਜਾਇ ਕੀਨ ਮੁਖ ਗਾਨਾ। 
ਪੇਮ ਸੰਗ ਸੁਰ ਰਾਗ ਬਸਾਯੋ। 
ਰੀਝ ਰੀਝ ਊਚੀ ਧੁਨਿ ਗਾਯੋ ॥੫੪॥ 
ਸਰਬ ਸ਼ਬਦ ਕੋ ਪਢਿ ਕਰਿ ਜਬ ਹੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਗ੍ੀਵ ਨਿਵਾਇ ਨਮੋ! ਕਿਯ ਤਬ ਹੀ। __'ਨਮਸਕਾਰ। 
ਸਿਰ ਉਚੌ ਕਰਿ ਨੈਨ ਪਸਾਰੇ। 

ਦੇਖ ਮੱਕੇ ਕੇਰ ਮੁਨਾਰੇ ॥੫੫॥ 

ਬੂਝਤਿ ਭਾ “ਇਹ ਕੌਨ ਸਥਾਨਾ? 
ਪਿਖਿਅਤਿ' ਧੌਲਰ£ ਸੁੰਦਰ ਨਾਨਾ।?” __ 'ਦਿਖਾਈ ਦਿੰਦੇ ਹਨ। “ਮਹੱਲ। 
ਕਮਲ ਬਦਨ ਸੁਨਿ ਕਰਿ ਤਿਹ ਬੈਨਾ। 

ਬਿਗਸਤਿ ਬੋਲੇ ਸ਼ੀ ਗੁਨਐਨਾ ॥੫੬॥ 

“ਮੱਕਾ ਆਵਾ ਜ਼ਾਰਤ' ਤੇਰੀ। 'ਯਾਤ੍ਹਾ ਅਸਥਾਨ। 
ਚਹਿਤ ਜੁ ਮਨ, ਉਠਿ, ਲੀਜੈ ਹੇਰੀ। ? 

ਹਰਖਾ ਸੁਨਿ ਕਰਿ, ਭਾ ਮਨ ਭਾਵਾ। 

ਹਿਤ ਦੇਖਨ ਕੇ ਚਿਤ ਲਲਚਾਵਾ 





॥੫੭॥ 
ਮਰਦਾਨੇ ਕੇ ਚਿਤ ਕੀ ਜਾਨੀ। 

ਉਠਤਿ ਭਏ ਤਬ ਹੀ ਗੁਨਖਾਨੀ। 

ਮੰਦ ਮੰਦ ਪਦ ਸੁੰਦਰ ਚਾਲੀ। 

ਬੈਠੇ ਜਾਇ ਸਮੀਪ ਦਿਵਾਲੀ' ॥੫੮॥ _ 'ਦੀਵਾਰ ਦੇ। 


ਹਾਜੀ ਬੇਖ ਕਰੇ ਤਿਹ ਥਾਏ। 
ਕੀਨੇ ਆਸਨ ਗੁਰੂ ਸੁਹਾਏ। 
ਤਿਹ ਛਿਨ ਸਬਦ ਬਸੰਤ ਮਝਾਰਾ। 
ਉਚਿ ਸੁਰ ਸੋ ਕਿਯ ਗਾਨ ਉਜਚ਼ਾਰਾ'_'ਪਾ:-ਊਚੀ ਸੁਰਸੋ' ਗਾਨ ਉਚਾਰਾ। 
|॥੫੯॥ 
ਸੀ ਮੁਖਵਾਕ ॥ 
ਬਸੰਤੁ ਹਿੰਡੋਲੁ ਮਹਲਾ ੧ ਘਰੁ ੨ 
੧ਉਂ `ਸਤਿਗੁਰ ਪੁਸਾਦਿ ॥ 
ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥ 
ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥ 
ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮਾਰੀ ॥੧॥ ਰਹਾਉ ॥ 
ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥ 
ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥ 
ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥ 
ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥ 
ਪੂੰਜੀ ਮਾਰ ਪੰਵੈ ਨਿਤ ਮੁਦਗਰ ਪਾਪੁ ਕਰੇ ਕਰ ਟਵਾਰੀ ॥ 
ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮਾਰੀ ॥੪॥ 


943 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥ 
ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥ 
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥ 

ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥ 

ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥ 
ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮਾਰੀ ॥੭॥ 

ਤੀਰਥ ਸਿੰਮਿਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥ 
ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮ੍ਾਲੀ ॥੮॥੧॥੮॥ 


ਦੋਹਰਾ: 

“ਨੌ ਖੰਡ ਔ ਸਤ ਦੀਪ 

ਜੋ ਚੌਦਹਿ ਪੁਰੀ', ਬਨਾਇ। 
ਤੀਨ ਗੁਨਾ', ਚਹੁ ਬੇਦ”, ਕਰਿ 
ਰਾਖੀ ਰਚਨ ਰਚਾਇ ॥੬੦॥ 
ਚਹੁ! ਜੁਗ ਕੇ ਦੀਪਕ ਚਤਰ? 
ਕਰਤਿ ਉਜਾਲਾ' ਬੇਦ। 
ਬੁਹਮੇ ਕੀ ਰੱਖਯਾ ਨਮਿਤ 
ਮਧੁਕੈਟਭ! ਦਿਯ ਛੇਦ” ॥੬੧॥ 
ਘਰ ਘਰ ਲਸ਼ਕਰ ਅਗਨਿ ਜੋ 
ਧਰਮ ਰਾਇ ਸਿਕਦਾਰਾਂ। 
ਧਰਤੀ ਥਾਪੀ ਦੇਗ' ਕਰਿ 
ਸਭਿਸੈ ਦੇਤਿ ਅਹਾਰ' ॥੬੨॥ 
ਕਰਮ ਭੰਡਾਰੀ! ਸੇ ਭਏ 

ਜਸ! ਕਰਹਿ ਤਸ? ਦੇਜ”। 
ਤ੍ਰਿਸ਼ਨਾ ਮੈ' ਮਨ ਬਿਗਰ ਕੈ 
ਸਦਾ ਖੁਆਰ ਰਹੇਜ' ॥ ੬੩॥ 
ਬਿਨ ਸੰਤੋਖ ਤਮ ਬੰਦ ਮੈ” 
ਅਉਗਣ ਪਾਪ ਕਰੰਤਿ। 

ਪਰਿ ਹੈ ਮੁਗਦਰ ਜਮਹਿਂ” ਕੇ 
ਹੈ ਸਜਾਇ ਦੁਖਵੰਤ' ॥੬੪॥ 
ਫਿਰਯੋ ਸਮਾਂ ਅਬ ਔਰ ਬਿਧਿ 
ਸੇਖਾਂ! ਵਾਰੀ ਆਇ। 

ਆਦਿ ਪੁਰਖ ਕੋ ਅਲਹ ਕਹਿ 





ਚੌਦਾਂ ਭਵਨ। 
'ਤਿੰਨ ਗੁਣ। “ਚਾਰ ਵੇਦ। 


'ਚਾਰੋ। “ਚਾਰ। 
'ਚਾਨਣਾ। 


'ਦੈੱਤ ਦਾ ਨਾਮ। “ਨਾਸ਼ ਕਰ ਦਿਤਾ। 
!ਸਰਦਾਰ। 

'ਲੈਗਰ। 

"ਪਾ:-ਅਧਾਰ। 

'ਲਾਂਗਰੀ। 

'ਜੈਸਾ। “ਤੈਸਾ। “ਦਿੰਦੇ ਹਨ। 
ਰਹਿੰਦਾ ਹੈ। 

ਦੀ ਕੈਦ ਵਿਚ। 


!ਧਰਮਰਾਜ। 
'ਦੁਖ ਵਾਲੀ। 


'ਆਸਲਮਾਨਾਂ ਦੀ ਇਕ ਕੌਮ। 


944 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 945 


ਦੇਵਲ' ਕਰ ਲਗਵਾਇ? ॥੬੫॥ ਮੰਦਰਾਂ ਤੇ। “ਮਸੂਲ ਲਾ ਦਿੱਤੇ। 
ਕੂਜਾ! ਬਾਂਗ ਨਿਵਾਜ? ਕੀ 'ਲੇਟਾ (ਵੁਜ਼ੂ ਵਾਸਤੇ। “ਨਿਮਾਜ। 
ਰੀਤਿ ਚਲਾਨੀ ਔਰ। 

ਜੀਅਨ' ਕੋ ਮੀਆਂ ਕਹੈ ਸੰਸਾਰੀ ਜੀਵਾਂ। 

ਅਸ ਬੋਲੀ ਸਭਿ ਨੌਰ ॥੬੬॥ 

ਨਿਰੰਕਾਰ ਕਰਤਾਰ ਅਬ 

ਹੂੰ ਬੈਠਯੋ ਇਸ ਅੰਗਾ'। 

ਐਸੀ ਕੁਦਰਤ ਕਿਸ ਬਿਖੈ 

ਕਰਿ ਹਟਾਇ ਤੁਮ! ਸੰਗ” ॥੬੭॥ 

ਮਿਲੈ ਦਿਹਾੜੀ ਮੋਹਿ ਕੋ! 

ਚਲਿ ਆਯੋ ਤੁਮ ਪਾਸਾ। 

ਤੀਰਥ ਸਿੰਮ੍ਰਿਤ ਪੁੰਨ ਸਭਿ 

ਦਿਹੁ ਹਿੰਦਨ ਸੁਖਰਾਸ ॥੬੮॥ 

ਨਾਮ ਵਡਾਈ ਦੀਜੀਏ 

ਮੋ ਕੋ ਸ਼ੀ ਕਰਤਾਰ ! 

ਹਿੰਦਨ ਕੋ ਬਿਰ! ਧਰਮ ਹੈ 

ਕਾਰਜ! ਯਹੀ ਹਮਾਰ” ॥੬੯॥ 'ਕੰਮ। 

ਇਸ ਪੁਕਾਰ ਕੋ ਸ਼ਬਦ ਸੁਨਿ 

ਮੱਕੇ ਬਾਸੀ! ਲੋਕ। ਮੱਕੇ ਦੇ ਰਹਿਣ ਵਾਲੇ। 
“ਹਾਜੀ ਇਹ ਮਤਿਵਾਨ! ਵਡ? ਅਕਲ ਵਾਲਾ। 
ਭਾਖਹਿੰ!' ਦਰਸ ਬਿਲੋਕਿ? ॥ ੭੦॥ ਕਹਿੰਦੇ ਹਨ। “ਦੇਖਕੇ। 
ਸੀਧਾ! ਆਨ ਚਢਾਵਈਂ /ਰਸਦ 

ਕੇਤਿਕ ਕਰਹਿ ਸਲਾਮ। 

ਬੈਸੇ ਸੁਜਸ ਬਖਾਨਹੀ' 'ਜਸ ਕਰਦੇ ਹਨ। 

“ਹੈਂ ਬਿਸਾਲ ਗੁਨ ਧਾਮ” ॥ ੭੧॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਮੱਕੇ ਮਾਰਗ” ਪੁਸੰਗ ਬਰਨਨੰ ਨਾਮ 
ਸਪਤ ਪੰਚਾਸਮੋ' ਅਧਜਾਯ ॥੫੭॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 946 





੫੮. [ਸੰਤ ਮੰਗਲ। ਮੱਕਾ, ਜੀਵਣ ਪੁਸੰਗ] 


<< 


ਦੋਹਰਾ: 

ਸ਼ੀ ਗੁਰ ਸ਼ਬਦ ਕਮਾਇ ਜਿਨ, ਜੀਤੇ ਪੰਚ ਬਿਕਾਰ। 

ਸ਼ਬਦ ਕਮਾਇ=ਸ਼ਬਦ ਦੀ ਕਮਾਈ ਕਰਕੇ, ਅੱਠੇ ਪਹਿਰ ਵਾਹਿਗੁਰੂ ਦਾ ਨਾਮ ਜਪਕੇ ਅਰ ਤਿਸ ਵਿਚ 
ਰਸ ਪੁਤੀਤੀ ਕਰਕੇ। ਪੰਜ ਬਿਕਾਰ=ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। 

ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰਿ ॥੧॥ 


ਅਰਥ : 

ਜਿਨ੍ਹਾਂ ਨੇ ਸਰੀ ਗੁਰੂ (ਜੀ ਦੇ) ਸ਼ਬਦ ਦੀ ਕਮਾਈ ਪੰਜਾਂ ਵਿਕਾਰਾਂ ਨੂੰ ਮਾਰਕੇ ਕੀਤੀ ਹੈ, ਤਿਨ੍ਹਾਂ 
ਸੰਤਾਂ ਦੇ ਚਰਣਾਂ ਪਰ ਸਿਰ ਧਰਕੇ (ਮੇਰੀ) ਨਮਸਕਾਰ ਹੋਵੇ। 

ਸ਼ੀ ਬਾਲਾ ਸੰਧੁਰੁ ਵਾਚ ॥ 

ਕਬਿੱਤ: 

ਸੁਨੋ ਗੁਰੂ ਅੰਗਦ ਜੀ ਆਗੇ ਪੁਨ ਕਥਾ 

ਅਬ 

ਬੈਠੇ ਜਗਤੇਸ਼ ਕੋਊ ਘਟੀ! ਤਿਹ ਥਾਨ 

ਹੈਂ। 

ਦੀਨਨ ਕੇ ਦਾਨੀ ਬੋਲੇ ਬਦਨ ਤੇ ਬਾਨੀ 

ਤਬ 

“ਦੇਖ ਮਰਦਾਨੇ ਜਾਂ ਕੋ ਚਾਹਿਤਿ ਮਹਾਨ 

ਹੈ। 

"ਸੀ ਪੁਭੁ ਪੁਨੀਤ ! ਇਹ ਚਾਰੋ' ਦਿਸ 

ਭੀਤਾਂ 

ਕਰੈ'_ਕਹੂੰ ਮੈ ਪ੍ਰਤੀਤ, ਸਭਿ ਤੁਰਕ 

ਅਜਾਨ ਹੈ'। 

ਕੈਸੀ ਇਹ ਰੀਤਿ, ਕਾਂ ਕੋ ਪੂਜੈ' ਕਰਿ 

ਪੀਤ ਨਰ? 

ਮੋ ਕੋ ਤੋਂ ਅਨੀਤ ਸੀ ਫੁਰਤਿ ਪਾਜਵਾਨ! 'ਪਾਜ ਵਾਲੀ। 

ਹੈ” ॥੨॥ 

`'ਦੇਖੋ ਮੱਧ! ਜਾਉ ਜੈਸੋ `ਬਨਯੋ ਹੈ 'ਅੰਦਰ। 'ਗੁਰੂ ਜੀ ਬੋਲੇ। 
ਬਨਾਉ ਯਾਂ ਕੋ 

ਬੈਨ ਸੁਨਿ ਚਲਯੋ ਮਰਦਾਨਾ ਹੁਲਸਾਇ 
ਕੇ। 

ਗਯੋ ਜਬ ਪੌਰ' ਤਹਾਂ ਬੈਸੇ ਹੈਂ ਮੁਜੌਰ” 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਾਇ ਕੈ। ” 

“ਹੋਂ ਤੋ ਹੈਂ! ਤੁਰਕ, ਮੋ ਕੋ ਆਗੇ ਕ੍ਯੋੱ 
ਨ ਜਾਨਿ ਦੇਹੋ? 

ਦਰਸ ਪਰਸ ਹਟਿ ਆਵੋ ਸੁਖ ਪਾਇ 
ਕੈ। 

“ਦੇਖਨ! ਰਜਾਇ ਨਹੀਂ ਹਮ ਹੂੰ ਤੇ 
ਜਾਇ ਤਹਾਂ 

ਆਖੈ ਦੋਊ ਬਾਂਧੈਂ! ਕਰ ਬੰਦੈਂ? ਸੀਸ 
ਨਾਇਕੈ” ॥੩॥ 

ਐਸੇ ਸੁਨਿ ਬੈਨ ਮੁਰਝਾਨੋ, ਹਟਿ ਆਯੋ 
ਢਿਗ 

ਗੁਰੂ ਮੁਸਕਾਨੇ “ਮਰਦਾਨੇ ਦੇਖਯੋ ਥਾਨ 
ਕੋ?” 

ਜਾਇ ਤਹਾਂ 

ਜਾਇ ਜਿ ਮੁਜੋਰ ਨੈਨ ਬਾਂਧੈ ਡੀਠ' ਹਾਨ 
ਕੋ2। 

ਸੰਗ ਤੁਮ ਆਏ, ਬਿਨਾ ਦੇਖੇ ਇਹ 
ਜਾਵੈ ਅਬ 

ਰਹੈ ਪਛੁਤਾਵੋ ਭੇਦ ਹੋਇ ਨ ਲਖਾਨ 
ਕੋ"। 

ਫੇਰ ਕਬ ਦੇਖੋ ਜੇ ਨ ਅਬ ਦੇਖਯੋ ਜਾਇ 
ਪੁਭੁ ! ਮੋ ਕੋ ਦਿਖਰਾਇ ਪੁਨ ਕੀਜੈ 
ਪੁਸਥਾਨ ਕੋ” ॥੪॥ 


=੩ 


ਸ੍ਰੈਯਾ: 

“ਦੇਖਨ ਚਾਹਿ ਬਿਸਾਲ ਇਤੀ ਤੁਝ 
ਜਾਇ ਪਿਖੋਂ ਅਬਕੇ ਮਰਦਾਨਾ ! 
ਦੇਖ ਸਕੈ ਨਾ ਮੁਜਾਵਰ ਤੋਹਿ ਕੌ 
ਅੰਤਰ ਜਾਹੁ ਨਿਸ਼ੰਕ, ਸੁਜਾਨਾ ! 
ਆਇਸ ਧਾਰਿ ਲਈ ਸਿਰ ਪੈ 
ਸੁਨਿ ਬੈਨ, ਵਡੋਂ ਮਨ ਮੈ ਹਰਖਾਨਾ। 


947 





ਦੇਖਣ ਦੀ। 


'ਅਸੀਂ ਤੇਰੀਆਂ ਅੱਖਾਂ ਬੰਨ੍ਹ ਦੇਂਦੇ ਹਾਂ। “ਹਥ 
ਜੋੜਕੇ। “ਸਿਰ ਨਿਵਾ ਲੈ (ਇਥੋਂ ਹੀ)। 


ਨਜ਼ਰ, ਅੱਖਾਂ। “ਭਾਵ ਦੇਖ ਨ ਸਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 948 





ਮਰਦਾਨੇ ਤਬੈ ਗੁਰ ਸੋ ਉਚਰੀ ॥੬॥ 
ਕਬਿੱਤ: 
“ਕਛੂ ਨਹਿੰ ਤਹਾਂ ਇਕ ਪਾਹਨ ਹੈ ਲਹਾ” 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 949 


ਆਦਿ ਕੈ! ਪੁਸੰਗ ਕਹੋਂ` ਸੋਊ ਸੁਨਿ 'ਪਹਿਲਾਂ ਦਾ। 
ਲੀਜੀਏ। 

ਉਮਾ! _ਅਰਧੰਗ? ਜਾਂ ਕੀ ਪੁਰਬ” 'ਪਾਰਬਤੀ। ?ਇਸਤ੍ਰੀ। 'ਪਹਿਲੇ। “ਸ਼ਿਵਲਿੰਗ। 
ਪਿਨਾਕੀ ਲਿੰਗ” 

ਧਰਯੋ ਇਹ ਨੌਰ ਬਿਖੇ _ਕਬੈ _ਕੋ! 'ਕਦੇ ਦਾ। 

ਲਖੀਜੀਏ।” 

"ਸ਼ਿਵ ਪੁਰਾਣ ਵਿੱਚ ੧੨ ਜਯੋਤੀ ਲਿੰਗ ਦਾ ਜ਼ਿਕਰ ਹੈ। ਹਿੰਦੂਆਂ ਦਾ ਵਿਸ਼ਵਾਸ ਹੈ ਕਿ ਇਨ੍ਹਾਂ ਜਯੋਤੀ 
ਲਿੰਗਾਂ ਵਿਚੋਂ ਇਕ ਲਿੰਗ ਮੁਲਕ ਅਰਬ ਦੇ ਮੱਕਾ ਨਾਮ ਸ਼ਹਿਰ ਦੇ ਮੰਦਰ ਕਾਬਾ ਵਿੱਚ ਰਖਿਆ ਹੈ, 
ਹਿੰਦੂ ਕਹਿੰਦੇ ਹਨ ਕਿ ਇਹ ਪ੍ਰਾਚੀਨ ਸਮੇ ਤੋ ਸ਼ਿਵਜੀ ਮੰਦਰ ਸੀ ਹੁਣ ਮੁਸਲਮਾਨਾਂ ਨੇ ਆਪਣਾ 
ਪੂਜਕ ਅਸਥਾਨ ਬਣਾ ਲਿਆ ਹੈ, ਤੇ ਸ਼ਿਵਲਿੰਗ ਅਜੇ ਤਕ ਉਥੇ ਮੌਜੂਦ ਹੈ। ਇਹ ਗੱਲ ਮੁਸਲਮਾਨਾਂ 
ਪ੍ਰਤੀ ਜੁਗਤ ਦੇ ਢੰਗ ਵਿਚ ਲਿਖੀ ਜਾਪਦੀ ਹੈ। ਗੁਰੂ ਨਾਨਕ ਦੇਵ ਜੀ ਦੀ ਉਚਾਰੀ ਬਾਣੀ ਦੱਸਦੀ ਹੈ 
ਕਿ ਉਹਨਾਂ ਦੀ ਗੁਫ਼ਤਗੂ ਹੋਰਵੇ' ਢੰਗ ਦੀ ਹੁੰਦੀ ਸੀ। ਇਹ ਅਸਲ ਵਿਚ ਕਵਿ ਉਕਤੀ ਸਮਝਣੀ 
ਚਾਹੀਏ। ਸਤਿਗੁਰ ਜੀ ਦਾ ਉਚਾਰ ਇਹ ਨਹੀਂ ਹੋ ਸਕਦਾ। 

ਕਾਬੇ ਦਾ ਇਤਿਹਾਸ ਤੇ ਤਵਾਰੀਖੇ ਇਸਲਾਮ ਵਿੱਚ ਵਰਣਿਤ ਹੈ ਕਿ ਕਾਬੇ ਵਿੱਚ “ਸੰਗਿ ਅਸਵਦ, 
ਨਾਮ ਦਾ ਇਕ ਪੱਥਰ ਇਸ ਅਸਥਾਨ ਦੇ ਬਣਨ ਦੇ ਸਮੇ' ਤੋਂ ਚਲਿਆ ਆਉਂਦਾ ਹੈ। ਇਹ ਪੱਥਰ 
ਕਾਲੇ ਰੰਗ ਤੇ ਅੰਡਾਕਾਰ ਸ਼ਕਲ ਦਾ, ਜਿਹੀ ਕਿ ਅਮੂਮਨ ਸ਼ਿਵਲਿੰਗ ਦੀ ਸ਼ਕਲ ਹੁੰਦੀ ਹੈ, ਕੁਝ ਉਸੇ 
ਤਰ੍ਹਾਂ ਦਾ ਹੈ। ਲਿਖਿਆ ਹੈ ਕਿ ਕਾਬਾ ਇਕ ਵੇਰ ਡਿੱਗ ਪਿਆ ਸੀ ਤੇ ਜਦ ਨਵੇ ਸਿਰੇ ਹਜ਼ਰਤ 
ਮੁਹੰਮਦ ਸਾਹਿਬ ਦੀ ਜਵਾਨੀ ਦੇ ਦਿਨਾਂ ਵਿੱਚ ਬਣਨ ਲਗਾ ਤਦ ਇਸ ਸੰਗਿ ਅਸਵਦ ਦੇ ਰੱਖੇ ਜਾਣ 
ਬਾਬਤ ਮੱਕੇ ਦੇ ਲੋਕਾਂ ਵਿਚ ਝਗੜਾ ਹੋ ਪਿਆ, ਹਰ ਫਿਰਕੇ ਦੇ ਆਦਮੀ ਆਪਣੀ ਹੱਥੀਂ ਇਸ ਨੂੰ 
ਰੱਖਣਾ ਚਾਹੁੰਦੇ ਸਨ। ਅੰਤ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੀ ਹੱਥੀਂ ਇਸ ਨੂੰ ਕਾਬੇ ਵਿਚ 
ਰਖਿਆ। ਹੱਜ ਕਰਨ ਗਏ ਹਾਜੀ ਜਦ ਕਾਬੇ ਦੀ ਪ੍ਰ ਦੱਖਣਾ ਕਰਦੇ ਹਨ ਤਦ ਇਸ ਨੂੰ ਚੁੰਮਦੇ ਹਨ ਤੇ 
ਇਸ ਨੂੰ ਦਿੱਤੇ ਬੋਸਿਆਂ ਦੇ ਕਾਰਨ ਆਪਣੇ ਪਾਪਾਂ ਦੀ ਨਵਿਰਤੀ ਸਮਝਦੇ ਹਨ। ਇਹ ਵੀ ਰਵਾਇਤ ਹੈ 
ਕਿ ਇਹ ਪੱਥਰ ਪਹਿਲਾਂ ਚਿੱਟਾ ਸੀ ਪਰ ਲੋਕਾਂ ਦੇ ਬੋਸੇ ਦੇਣ ਨਾਲ ਓਹਨਾਂ ਦੇ ਪਾਪਾਂ ਦਾ ਭਾਰ ਚੁੱਕਕੇ 
ਕਾਲਾ ਸਿਆਹ ਹੋ ਗਿਆ ਹੈ। ਕਾਬੇ ਵਿੱਚ ਕਦੇ ੩੬੦ ਬੁੱਤ ਹੁੰਦੇ ਸਨ। ਮੁਸਲਮਾਨ ਬੀ ਮੰਨਦੇ ਹਨ। 
ਤਅੱਜਬ ਨਹੀਂ ਕਿ ਇਹ ਸੰਗਿ ਅਸਵਦ ਕੋਈ ਤਦੋ' ਦਾ ਸਰਦਾਰ ਬੁਤ ਹੋਵੇ। ਲਿੰਗ ਦੀ ਪੂਜਾ ਨਾ 
ਕੇਵਲ ਹਿੰਦ ਵਿੱਚ ਬਲਕੇ ਅਕਸਰ ਬੁਤ ਪ੍ਰਸਤ ਕੌਮਾਂ ਵਿਚ ਕਿਸੇ ਨ ਕਿਸੇ ਸ਼ਕਲ ਵਿਚ ਰਹੀ ਹੈ। 
ਸਾਰੇ ਬੁੱਤ ਕੱਢਕੇ ਇਕ ਪੱਥਰ ਨੂੰ ਰੱਖ ਲੈਣਾ ਤੇ ਬੋਸੇ ਦੇਣੇ ਤੇ ਉਸ ਨੂੰ ਇੰਨਾਂ ਅਸਰ ਪਜ਼ੀਰ 
ਸਮਝਣਾਂ ਕਿ ਪਾਪਾਂ ਦੇ ਭਾਰ ਨਾਲ ਰੰਗ ਬਦਲਦਾ ਹੈ, ਇਹ ਬੁਤ ਪੁਸਤੀ ਦੇ ਬਕੀਏ ਜਾਪਦੇ ਹਨ ਜੋ 
ਬੁਤਸ਼ਿਕਨਾਂ ਦੇ ਖਯਾਲ ਮੰਡਲਾਂ ਵਿੱਚੋ ਭੀ ਤਖਤਹੀਨ ਨਹੀਂ ਹੋ ਸਕੇ। 

ਮੰਦਰ ਨਾ ਕੋਉ ਈਹਾਂ ਹੁਤੇ ਉਦਿਆਨਾ! 'ਜੰਗਲ। 'ਪਾ:-ਮਾਂਹੀ। 

ਮਾਂਹਿ' 

ਬਨਯੋ ਜੈਸੇ _ਥਾਨ ਤੈਸੋ _ਉਚਰੋੱ 

ਸੁਨੀਜੀਏ। 

ਭਯੋ ਇਸ ਦੇਸ਼ ਬੀਚ ਖੁਨਕਾਰ ਭੁਪ! 'ਰਾਜੇ ਦਾ ਨਾਮ (ਅ) ਖੂਨਖਾਰ ਜ਼ਾਲਮ ਰਾਜਾ। 
ਏਕ 

ਤੁਰਕਨ ਪੱਖ ਬਿੰਖੈ ਗਾਢੋਈ' ਜਨੀਜੀਏ? 'ਬੜਾ ਪੱਕਾ। “ਜਾਣੋ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 950 





॥੮॥ 


ਦਹਦਾ; 

ਮਹਾਂਦੇਵ ਕੋ ਲਿੰਗ ਤਿਨ, ਦੇਖਤਿ ਰਿਸ 
ਉਪਜਾਇ। 

ਨਿਜ ਸੇਵਕ ਕੋ ਇਵ ਕਹਯੋ -ਦੀਜੈ 
ਦੂਰ ਉਠਾਇ- ॥੯॥ 


ਕਬਿੱਤ: /ਅਗਨੀ। 
ਭੇਜੇ ਜਬ ਦਾਸ, ਭਈ ਪਾਵਕ' ਪੁਕਾਸ਼ 

ਬਹੁ ਦੇਸ਼ ਔ ਬਿਦੇਸ਼ ਦਾਹ' ਲਾਗਯੋ ਹੈ _'ਸਾੜ। 
ਅਚਾਨਕੀ। 


ਨੌਗਰ ਅਗਾਰ! ਬੀਥੀ? ਚੌਹਟੇ” ਬਜਾਰ 'ਘਰ। “ਗਲੀ। “ਚੌਂਕ। “ਸੜੇ। 


'ਰਾਜੇ ਦੀ। “ਨਾਸ਼ ਕੀਤੀ। 


'ਹੰਕਾਰ ਦੀ। 
'ਕਹਿਕੇ। 


'ਚਰਨ। ?ਫੜੇ। “ਆਪਣੇ ਹਥੀਂ। 
ਪਾਨ ਕੀ ॥੧੦॥ 
ਕਬਿੱਤ: 
ਭਈ ਜਬ ਰੈਨ ਤਾਂ ਸੋ ਸੁਪਨੇ ਮੈ” ਕਹੇ 
ਬੈਨ 
-ਇਸੀ _ਨੌਰ ਮੇਰੋ ਭਲ ਮੰਦਰ 
ਬਨਾਈਏ। 
ਜਾਇ ਨੈਨ ਮੂੰਦ ਮੱਧ, ਹੋਇ ਸਭਿ 
ਕਾਜ ਸਿੱਧ 
ਕਰੋ ਜਿ ਨ ਐਸੀ ਬਿਧਿ, ਵਡੋ ਦੁਖ 
ਪਾਈਏ-। 
ਭਈ ਜਬ ਭੋਰ ਬਨਿਵਾਈ ਇਹ ਨੌਰ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 951 





ਨ੍ਰਿਪ 

ਮੰਦਰ ਹੈ ਸੁੱਦਰ ਸਥਾਨ ਸੁਖਦਾਈਏ। 

ਬਿਨਾ ਬਾਂਧੇ ਨੈਨ ਜਾਇ ਅੰਧ ਤੂਹੈ, 'ਦੇਖੇ। 
ਲਖਾਇ' ਨਾਂਹਿ 

ਤਬ ਹੀ ਸਥਾਪਨਾ ਕੋ _ਕੀਨਿ ਇਹ 


'ਸ੍ਹੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਬੁਤ ਪ੍ਰਸਤੀ ਦੇ ਵਿਰੁੱਧ ਹੈ, ਯਥਾ “ਪਾਥਰੁ ਲੇ ਪੂਜਹਿ ਮੁਗਧ 
ਗਵਾਰ। ` ਕਵੀ ਬੀ ਬੁਤ ਪ੍ਰਸਤ ਨਹੀਂ। ਹੋ ਸਕਦਾ ਹੈ ਕਿ ਇਹ ਵਾਰਤਾ ਆਖੇਪਕ ਹੋਵੇ ਯਾ ਸੁਣਕੇ ਹੀ 
ਲਿਖੀ ਗਈ ਹੋਵੇ। 

ਅੰਤਰ ਮੱਜਨ' ਤਾਂਹਿ ਕਰਾਵਤਿ 'ਇਸ਼ਨਾਨ। 


ਆਵਤਿ ਬਾਹਰ ਨੀਰ ਢਰਾਨਾ। ' 

"ਪਾਣੀ ਦਾ ਬਾਹਰ ਆਉਣਾ ਤਦੋਂ” ਭਾਵੇ' ਹੋਵੇ, ਜਦੋ' ਸੰਗਿ ਅਸਵਦ ਅੰਦਰ ਧਰਿਆ ਸੀ, ਹੁਣ ਸੰਗਿ 
ਅਸਵਦ ਦੀਵਾਰ ਵਿੱਚ ਗਡਿਆ ਹੈ ਤੇ ਪਾਣੀ ਨਾਲ ਮੱਜਨ ਦਾ ਰਿਵਾਜ ਬੀ ਨਹੀਂ। ਇਸੇ ਤਰ੍ਹਾਂ ਅੱਖਾਂ 
ਬੰਨ੍ਹਕੇ ਅੰਦਰ ਜਾਣਾ ਕਦੇ ਹੋਸੀ ਪਰ ਹੁਣ ਇਹ ਰਿਵਾਜ ਨਹੀਂ ਹੈ। 


ਲੈ ਕਰ ਮੈ' ਹਜ ਆਨਿ ਕਰੈ' 

ਇਹ ਜਾਨਤਿ ਹੈ' ਸਭਿ ਦੋਖ ਮਿਟਾਨਾ। 
ਯੋ ਸੁਨਿ ਕੈ ਸਭਿਹੀ ਬਤਿਯਾਂ! /ਬਾਤਾਂ। 
ਪੁਨ ਬੈਨ ਭਨੈ ਗੁਰ ਸੋ ਮਰਦਾਨਾ 
॥੧੨॥ 

ਸੈਯਾ: 

“ਹੋਂ ਨਹਿ ਅੰਧ ਭਯੋ ਪਿਖਤੇ! 

ਇਕ ਔਰ ਸੰਦੇਹੁ ਸੁ ਦੇਹੁ ਮਿਟਾਈ। 
ਹਿੰਦੂ ਕੋ ਕਾਫਰ ਕਯੋ' ਉਚਰੈ' 

ਯਹਿ ਜਾਨਤਿ ਹੈ' ਨਿਜ ਤੇ ਲਘੁਤਾਈ। ? 
ਸ਼ੀ ਗੁਰੁ ਬੈਨ ਭਨੇ ਤਬ ਹੀ 

“ਯਹਿ ਆਪ ਹੀ ਕਾਫਰ, _ਔਰੇ 
ਬਤਾਈਂ। 

ਸ਼ੀ ਕਰਤਾਰ ਦਯਾ ਤੁਝ ਪੈ 

॥੧੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 952 





<< 


ਦਹਰਾ : 

ਮਰਦਾਨਾ ਬਿਗਸਯੋ ਸੁਨਤਿ, ਬੈਠਿ ਰਹੇ 
ਤਿਨ ਨੌਰ। 

ਇਸ ਪੁਕਾਰ ਬੀਤਯੋ ਦਿਵਸ, ਕਹਿਤੇ 
ਜਗ ਸਿਰਮੋਰ ॥੧੪॥ 


ਤਿਹ ਥਾਨ ਬਿਖੇ ਗੁਰ ਕੀਨੋ ਹੈ ਡੇਰਾ। 

ਦੰਭ ਦਹੇ ਜਿਹ ਸੋਇ ਰਹੇ” 'ਜਿਸ ਨੇ ਪਖੰਡ ਨਾਸ਼ ਕੀਤੇ ਓਹ ਸੌ” ਰਹੇ। 
ਤਿਹ! ਧੌਲ” ਦਿਸ਼ਾ! ਕਿਯੇ ਪਾਵਨ“ 'ਉਸ। ਮਹਿਲ (ਕਾਬੇ) ਦੀ। “ਤਰਫ। “ਕਰਕੇ 
ਧੈਰਾ। ਪਵਿੱਤੁ। “ਚਰਣ। 

ਜਾਮਨੀ' ਜਾਮ? ਰਹੀ ਜਬ ਹੀ ਇਕ 'ਰਾਤ। “ਪਹਿਰ? 

ਜੀਵਣ ਨਾਮ ਮੁੱਲਾਂ ਤਿਨ ਹੇਰਾ। 

ਜੀਵਨ ਕਾਜ਼ੀ) 

ਫੇਰਨ ਕੋ ਬਢਨੀ' ਤਹਿਂ ਆਵਤਿ 'ਝਾੜੂ। 

ਕ੍ਰੋਧ ਕਰਾ ਬਹੁ ਬੈਨ ਕਠੋਰਾ' ॥੧੫॥% 'ਪਾ:-ਕੋ ਟੇਰਾ। 

“ਮਲੂਮ ਹੁੰਦਾ ਹੈ ਕਿ ਜੀਵਣ ਹਿੰਦੀ ਮਸੁਲਮਾਨ ਸੀ ਜਿਸ ਤਰ੍ਹਾਂ ਹਿੰਦ ਦੇ ਕਈ ਹਿੰਦੂ ਆਪਣੇ ਨਿਸ਼ਚੇ 
ਅਨੁਸਾਰ ਕਲਯਾਨ ਅਰਥ ਹਰਦਵਾਰ, ਬਨਾਰਸ, ਪੁਯਾਗ ਤੇ ਮਥਰਾ ਆਦਿਕ ਅਸਥਾਨਾਂ ਤੇ ਜ਼ਿੰਦਗੀ 
ਦੇ ਦਿਨ ਕੱਟਣ ਲਈ ਜਾ ਬੈਠਦੇ ਹਨ ਇਸ ਤਰ੍ਹਾਂ ਜੀਵਣ ਨੇ ਆਪਣੇ ਨਿਸ਼ਚੇ ਅਨੁਸਾਰ ਮੱਕੇ ਜਾ 
ਨਿਵਾਸ ਕੀਤਾ ਸੀ ਤੇ ਉਥੇ ਝਾੜੂ ਦੀ ਸੇਵਾ ਕਰਦਾ ਸੀ। ਰੁਕਨਲ ਯਾ ਰੁਕਨਦੀਨ ਲਈ ਦੇਖੋ ਟੂਕ 
ਇਸੇ ਪੁਰਬਾਰਧ ਦੇ ਅਧਯਾਯ ੫੯ ਅੰਕ ੩੬ ਦੀ ਸਫਾ ੬੨੬. ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਮੱਕੇ 
ਗਏ ਤਦੋ' ਜੀਵਣ ਅਜ਼ਮਤ ਵੇਖਕੇ ਕੰਬਿਆ, ਆਲਮ ਸੱਦੇ, ਅਰਬ ਦੇ ਮੁਸਲਮਾਨਾਂ ਦੇ ਨਿਰੁੱਤਰ ਹੋਣ 
ਤੇ ਇਨ੍ਹਾਂ ਦੋਹਾਂ (ਜੀਵਨ ਤੇ ਰੁਕਨਲ) ਨੇ ਹਿੰਦੀ ਹੋਣ ਕਰਕੇ ਤੇ ਹਿੰਦੂ ਧਰਮ ਦੇ ਜਾਣੂ ਹੋਣ ਕਰਕੇ 
ਗੁਰੂ ਜੀ ਨਾਲ ਚਰਚਾ ਕੀਤੀ, ਪ੍ਰੰਤੂ ਮੱਕੇ ਵਿੱਚ ਹੋਈ ਗੋਸ਼ਟ ਦੱਸਦੀ ਹੈ ਕਿ ਇਹ ਦੋਨੋ” ਵੀ ਨਿਰੁੱਤਰ 
ਹੋ ਗਏ। ਇਨ੍ਹਾਂ ਦੇ ਨਿਰੁੱਤਰ ਹੋਣ ਸਮੇ ਪੀਰ ਬਹਾਉੱਦੀਨ, ਗ਼ਉਸ ਕੁਤੁਬੁਦੀਨ, ਜਲਾਲਦੀਨ, 
ਕਮਾਲਦੀਨ ਤੇ ਸ਼ਾਹਸਰਫ, ਲਾਲਜਤੀ ਆਦਿਕ ਮੁਸਲਮਾਨ ਫਕੀਰ ਜੋ ਆਪਣੇ ਜ਼ੁਹਦ ਤੇ ਤਕਵੇ ਦੇ 
ਕਾਰਨ ਹਿੰਦ ਦੇ ਮੁਸਲਮਾਨਾਂ ਵਿੱਚ ਪੂਜਨੀਕ ਮੰਨੇ ਜਾਂਦੇ ਸਨ, ਪਾਸ ਬੈਠੇ ਬੋਲ ਉਠੇ ਤੇ ਉਹਨਾਂ ਵੀ 
ਹਿੰਦੂ ਮਤ ਪਰ ਸ਼ੰਕਾ ਕੀਤੀਆਂ, ਪਰੰਤੂ ਗੁਰੂ ਜੀ ਦਾ ਮਤ ਹਿੰਦੂ ਤੇ ਮੁਸਲਮਾਨਾਂ ਦੋਹਾਂ ਤੋਂ ਅੱਡਰਾ 
ਸੀ, ਇਸ ਕਰਕੇ ਇਨ੍ਹਾਂ ਇਮਾਮਾਂ ਦੀਆਂ ਹਿੰਦੂ ਧਰਮ ਬਾਬਤ ਦੱਸੀਆਂ ਖਾਮੀਆਂ ਕੋਈ ਅਸਰ ਨਾ ਪਾ 
ਸਕੀਆਂ, ਜਿਸ ਤੋਂ ਇਹਨਾਂ ਨੂੰ ਵੀ ਗੁਰੂ ਜੀ ਦੀ ਗੋਰਵਤਾ ਅੱਗੇ ਸਿਰ ਝੁਕਾਉਣਾ ਪਿਆ 

ਦੋਹਰਾ: 'ਮਾਰੀ। “ਮੂਰਖ ਨੇ। 

ਲਾਤ ਪ੍ਰਹਾਰੀ! ਪੂ੍ਭੂ ਕੋ, ਜੀਵਣ ਅਤਿ 

ਮਤਿਹੀਨ”। 

ਬਹੁ ਬੋਲਤਿ ਦੁਰਬਚਨ ਕੋ, ਔਰ ਨਰਨ 'ਜਾਣਕੇ। 

ਸਮ ਚੀਨ! ॥੧੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 953 





ਕਬਿੱਤ: 

“ਕਿਤਹੂੰ ਤੇ ਆਏ, ਕੋ ਹੈ, ਮਤ 
ਅਨਜਾਨ ਤੇਰੀ? 

ਮੰਦਰ ਰਸੂਲ ਦਿਸ਼ ਚਰਨ ਪਸਾਰੇ ਹੈੱ!। _'ਕਿਉਂ) ਫੈਲਾਏ ਹਨ। 
ਕੌਨ ਹੈ ਇਮਾਨ ਤੇਰੋਂ, ਹਿੰਦੂ ਕੈ ਤੁਰਕ 'ਥੋਲੋ। 
ਟੇਰੋ!? 

ਉਠਿ ਕੇ ਨਿਕਸ, ਦਿਨ ਤੋਹਿ ਦੁਖਵਾਰੇ 
ਹੈਂ। 

ਐਸੇ ਥਾਨ ਕੌਨ ਕਾਜ ਆਯੋ ਤੈ` ਨਿਲਾਜ 'ਭੱਜ ਜਾਹ। 
ਦੌਰਿ? 

ਜਾਨੀ ਨ ਸਿਫਤ ਜੋ ਮੁਹੰਮਦ ਬਿਸਾਰੇ 
ਹੈਂ 

ਸ਼ਰੋਨ ਸੁਨਿ ਬੈਨ, ਗੁਨ ਐਨ ਗਤਿਦੈਨ 
ਬੋਲੇ 

“ਚਲਤਿ ਚ਼ਲਤਿ ਮਗ, ਪਗ ਹਮ ਹਾਰੇ 
ਹੈਂ ॥੧੭॥ 

ਕਬਿੱਤ: 

ਚਲੇ ਪੰਥ, ਭਯੋ ਸ਼ੁਮ, ਥਾਕ ਭਏ 
ਬਿਹਬਲਾਂ 

ਕੋਊ ਸੁਧ ਰਹੀ ਨਹਿ, ਪੈਰ ਕਿਤ 
ਕੀਜੀਏ। 

ਭਯੋ ਅਨਜਾਨ ਦੋਸ਼, ਯਾਂ ਤੇ ਕੀਜੈ ਥੋਰੋ 
ਰੋਸ 

ਐਸੋ ਅਬ ਕੀਜੈ ਮਮ ਚਰਨ ਗਹੀਜੀਏ। 
ਉਠਿਨੇ ਕੋ ਜੋਰ ਨਾਂਹਿ, ਯਾਂ ਤੇ ਕਹੋੱ 
ਤੁਝ ਪਾਹਿ 

ਐੱਚੋ! ਨਿਜ ਹਾਥ ਸੰਗ ਔਰੇ ਦਿਸ਼ 
ਕੀਜੀਏ। 

ਆਏ ਪਰਦੇਸ਼ੀ, ਨਹਿ ਜਾਨੈ ਹਮ ਬਾਤ 
ਐਸੀ 

ਜੈਸੀ ਭਾਵੈ ਤੈਸੀ ਕਰਿ ਚਿੱਤ ਮੈ ਨ 
ਖੀਝੀਏ ॥੧੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 954 





<< 


ਦਹਰਾ : 

ਜਾਨਯੋ ਮਨ ਮਾਂਹਿ। 

ਕਰਹੁ ਮੁਲਾਨੇ ਤਿਤ ਦਿਸ਼ਾ, ਬਰਜਤਿ 

ਤੁਝ ਕੋ ਨਾਂਹਿ” ॥੧੯॥ 

ਕਬਿੱਤ: 

ਮੁੱਲਾਂ ਰਿਸ ਕੀਨੀ ਗਹਿ ਲੀਨੋਂ ਹੈ ਚਰਨ 

ਗੁਰ 

ਬਲ ਸੋ ਘਸੀਟ ਔਰ ਦਿਸ਼ਾ ਭਰਮਾਏ! 'ਫਿਰਾਏ। 

ਹੈਂ। 

ਕਾਬਾ ਸੰਗ ਚਲਯੋ, ਨੀਰ ਨੌਕਾ ਜਿਮ? 'ਨਾਲ। “ਪਾਣੀ ਵਿੱਚ ਬੇੜੀ ਵਾਂੜ। 


<< 


ਹਲ੍ਯ 

ਤਬ ਭਯੋ ਥਿਰ ਜਾਇ ਜਿਤ ਚਰਨ 

ਸੁਹਾਏ ਹੈ।” 

(ਫਿਰਿਆ ਮੱਕਾ..) 

“ਕਾਬੇ ਦੇ ਫਿਰਨ ਤੋ ਕਈ ਮੁਸਲਮਾਨ ਕਹਿੰਦੇ ਹਨ ਕਿ ਇਹ ਗੱਲ ਕਿਸ ਤਰ੍ਹਾਂ ਹੋ ਸਕਦੀ ਹੈ ਕਿ 
ਕਾਬਾ ਗੁਰੂ ਜੀ ਦੇ ਚਰਣਾਂ ਨਾਲ ਫਿਰਿਆ ਹੋਵੇ, ਪ੍ਰੰਤੂ ਮੁਸਲਮਾਨਾਂ ਦੀਆਂ ਪ੍ਰਮਾਣੀਕ ਪੁਸਤਕਾਂ ਵਿੱਚ 
ਅਜੇਹੀਆਂ ਉਦਾਹਰਨਾਂ ਮਿਲਦੀਆਂ ਹਨ ਜਿਨ੍ਹਾਂ ਵਿੱਚ ਕਾਬੇ ਦੇ ਆਪਣੀ ਅਸਲ ਜਗਾ ਤੋ ਹਿੱਲਣ 
ਜੁੱਲਣ ਨੂੰ ਮੰਨਿਆਂ ਹੈ। ਹਜ਼ਰਤ ਇਬਨ ਅਰਬੀ ਆਪਣੀ ਲਿਖਤਿ “ਫਤੂਹਾਤ ਮਕੀਅ ` ਵਿਚ ਲਿਖਦੇ 
ਹਨ ਕਿ ਇਨ੍ਹਾਂ ਨੇ ਕਾਬੇ ਬਾਬਤ ਆਪਣੇ ਦਿਲ ਵਿਚ ਕੁਝ ਅਯੋਗ ਖਯਾਲ ਕੀਤੇ, ਜਦ ਇਹ ਕਾਬੇ ਦੀ 
ਪ੍ਰ ਦੱਖਣਾ ਕਰਨ ਲਗੇ ਤਦ ਇਨ੍ਹਾਂ ਨੇ ਤੱਕਿਆ ਕਿ ਕਾਬਾ ਆਪਣੀਆਂ ਨੀਹਾਂ ਸਮੇਤ ਆਪਣੀ ਜਗਾ ਤੋੱ' 
ਉਠ ਕੇ ਆਕਾਸ਼ ਵਲ ਟੁਰ ਪਿਆ ਹੈ, ਤੇ ਕਾਬੇ ਨੇ ਨਿਸ਼ਚਾ ਕਰ ਲਿਆ ਹੈ ਕਿ ਮੇਰੇ ਤੇ ਡਿਗਕੇ ਮੈਨੂੰ 
ਮਾਰ ਦੇਵੇ। ਕਾਬੇ ਨੇ ਮੈਨੂੰ ਐਥੋਂ ਤਕ ਕਿਹਾ ਕਿ “ਅੱਗੇ ਆ ਮੈਂ' ਤੈਨੂੰ ਦੱਸਾਂ ਕਿ ਤੇਰੇ ਨਾਲ ਕੀ ਸਲੂਕ 
ਕਰਦਾ ਹਾਂ। “ਮੈ ਡਰਕੇ ਕਾਬੇ ਦੀ ਉਸਤਤੀ ਕੀਤੀ, ਜਿਸ ਤੋਂ ਉਹ ਮੁੜਕੇ ਆਪਣੀ ਅਸਲੀ ਜਗਾ ਤੇ 
ਆ ਗਿਆ।ਵੇਖੋ ਇਸਰਾਰਿ ਸ਼ਰੀਅਤ ਦੂਜਾ ਹਿੱਸਾ ਪੰਨਾ ੭੪] ਇਸੇ ਤਰ੍ਹਾਂ ਨਾਲ ਇਕ ਹੋਰ ਰਵਾਇਤ 
ਹੈ ਕਿ ਰਾਇਬਾਂ (ਰਾਬੀਆ) ਜਦ ਦੂਜੀ ਵੇਰ ਹੱਜ ਕਰਨ ਗਈ ਤਦ ਜੰਗਲ ਵਿੱਚ ਕਾਬੇ ਨੂੰ ਆਪਣੇ 
ਸਰਾ ਗਤ ਲਈ ਆਉਂਦਾ ਵੇਖਿਆ ਤੇ ਕਿਹਾ ਕਿ 'ਮੈਂ' ਤਾਂ ਖ਼ੁਦਾ ਨੂੰ ਚਾਹੁੰਦੀ ਹਾਂ, ਖ਼ੁਦਾ ਦੇ ਘਰ ਨੂੰ ਕੀ 
ਕਰਨਾ ਹੈ, ਜੇਹੜਾ ਮੇਰੇ ਵਲ ਇਕ ਗਿੱਠ ਟੁਰਕੇ ਆਵੇਗਾ ਮੈ” ਓਹਦੇ ਵਲ ਇਕ ਗਜ਼ ਵਧਾਂਗੀ, ਮੈ 
ਕਾਬੇ ਨੂੰ ਕੀ ਕਰਾਂ, ਕਾਬੇ ਦੇ ਜਮਾਲ ਤੋ ਕਿਸ ਤਰ੍ਹਾਂ ਖੁਸ਼ ਹੋਵਾਂ।” ਇਸ ਤੋ ਅੱਗੇ ਲਿਖਿਆ ਹੈ ਕਿ 
ਹਜ਼ਰਤ “ਇਬਰਾਹੀਮ ਅਧੰਮ” ਮੱਕੇ ਗਏ, ਖਾਨਾ ਕਾਬਾ ਨੂੰ ਆਪਣੀ ਥਾਂ ਉਤੇ ਨਾ ਵੇਖਕੇ ਹੈਰਾਨ ਹੋ 
ਗਏ ਕਿ “ਹੈ! ਇਹ ਕੀ ਘਟਨਾ ਹੋ ਗਈ ਹੈ, ਸ਼ਾਇਦ ਮੇਰੀਆਂ ਅੱਖਾਂ ਵਿੱਚ ਖਲਲ ਆ ਗਿਆ ਹੈ? 
ਅਕਾਸ਼ ਬਾਣੀ ਹੋਈ “ਕਿ ਤੇਰੀ ਨਜ਼ਰ ਵਿੱਚ ਫਰਕ ਨਹੀਂ ਪਿਆ, ਕਾਬਾ ਇਕ ਕਮਜ਼ੋਰ ਤੀਵੀਂ ਦੇ 
ਸ੍ਰਾਗਤ ਲਈ ਗਿਆ ਹੋਇਆ ਹੈ ਜੋ ਇਸ ਪਾਸੇ ਆ ਰਹੀ ਹੈ।ਤਜ਼ਕਰਾਤੁਲ ਔਲੀਆ ਸਫਾ ੬੨] ਇਹ 
ਲਿੱਖਤ ਤੇ ਰਵਾਇਤਾਂ ਦੱਸਦੀਆਂ ਹਨ ਕਿ ਕਾਬੇ ਦੇ ਆਪਣੀ ਜਗਾ ਤੋ ਹਿੱਲਣ ਜੁੱਲਣ, ਆਪਣੀ ਥਾਂ 
ਛੱਡ ਜਾਣ ਆਦਿਕ ਤੋ ਮੁਸਲਮਾਨ ਇਨਕਾਰ ਨਹੀਂ ਕਰ ਸਕਦੇ। ਗੁਰੂ ਜੀ ਦੇ ਚਰਣਾਂ ਦੇ ਫੇਰਨ ਦੇ 
ਨਾਲ ਕਾਬੇ ਦੇ ਫਿਰਨ ਦੀ ਗਲ ਨੂੰ ਤਾਂ ਨਾ ਕੇਵਲ ਸਿੱਖ ਤੇ ਹਿੰਦੂ ਬਲਕੇ ਮੁਸਲਮਾਨ ਤਕ ਅੱਖੀਂ ਵੇਖੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 955 





ਗੱਲ ਦੀ ਤਰ੍ਹਾਂ ਮੰਨਦੇ ਹਨ ਜਿਹਾ ਕਿ “ਮੌਲਾਨਾ ਅਬਦੁਲਰਹੀਮ ਸਾਹਿਬ “ਬਿਸਮਿਲ? ਫੀਰੋਜ਼ਪੁਰੀ 
ਆਪਣੀ ਇਕ ਪੁਸਤਕ ਵਿੱਚ ਗੁਰੂ ਜੀ ਦੇ ਮੱਕੇ ਜਾਣ ਦਾ ਜ਼ਿਕਰ ਕਰਦੇ ਹੋਏ ਗੁਰੂ ਜੀ ਦੀ ਉੱਚਤਾ 
ਦੱਸਕੇ ਲਿਖਦੇ ਹਨ:- 

ਤੂ ਵੋਹ ਕਅਬਾ ਹੈ ਕਿ ਕਅਬੇ ਨੇ ਕੀਆ ਤੇਰਾ ਤਵਾਫ 

ਜ਼ਾਹਿਰੋਂ ਬਾਤਨ ਤਿਰਾ ਮਾਨਿੰਦੇ ਆਈਨਾ ਹੈ ਸਾਫ। 


ਡੁਲਾਏ ਹੈ ॥੨੦॥ 


ਸ੍ਰੈਯਾ: 

ਲੌਜਤਿ ਹੋਇ ਗਯੋ ਤਬ ਜੀਵਣ 

ਭੇਦ ਕੋ ਜਾਨਤਿ ਹੈ ਨ ਗਵਾਰਾ। 

ਛੋਰਿ ਦਏ ਪਦ, ਕਾਬਾ ਭਯੋ ਥਿਰ 
ਮੰਦਮਤੀ ਕਿਯ ਕ੍ਰੋਧ ਅਪਾਰਾ। 

ਕੋਊ ਚਲੇ ਨ ਜਬੈ ਬਸ ਤਾਂ ਛਿਨ 

ਭੂਰ ਕਠੋਰ ਹੂ ਬਚਨ ਉਚਾਰਾ। 

“ਤੂਰਨ ਬਾਹਿਰ ਕੋ ਨਿਕਸੋ 

ਰਹਿਬੇ ਹਿਤ ਲਾਉ ਨ ਥੋਰ ਅਵਾਰਾ? 'ਰਹਿਣ ਵਾਸਤੇ। “ਥੋੜੀ ਡੇਰ। 
॥੨੧॥ 

ਦੋਹਰਾ: 

ਸਚ ਬਤਾਉ ਤੂੰ ਕੌਨ ਹੈ? ਹਿੰਦਨ ਜੈਸੀ 

ਰੀਤਿ। 

ਮੁਸਲਮਾਨ ਕਿਉ ਕਰ ਸਕੈ, ਜੋ ਐਸੀ 

ਬਿਪਰੀਤ ॥੨੨॥ 

ਸੁਬਹਿ ਵਖਤ! ਕਿਯ ਸੈਨ? ਕੋ, ਜਾਨਤਿ 'ਸਵੇਰ ਵੇਲੇ। “ਸੌਣਾ ਕੀਤਾ। 
ਨਹੀਂ ਨਿਵਾਜ। 

ਕਿਹ ਤੇ ਆਇ ਗਵਾਰ ਤੂੰ, ਨਹਿ 

ਇਮਾਨ ਕੀ ਲਾਜ” ॥੨੩॥ 

ਉਠਿ ਬੈਠੇ ਸ੍ਰੀ ਗੁਰ ਤਬਹਿ, ਸੁਮਤੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 
ਦੇਨਿ ਬਿਸਾਲ। 
ਨੀਕੀ ਕਰਨ ਨਿਵਾਜ ਕੋ, ਕਹਿੰ ਸ਼ਲੋਕ 
ਤਹਿ ਕਾਲ ॥੨੪॥ 





ਸੀ ਮੁਖਵਾਕ ॥ 
ਮ੧੧॥ 
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ 
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ 
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ 
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ 
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ 
ਕਬਿੱਤ: 
ਬੈਨ ਸੁਨਿ ਐਸੇ ਬਸ ਚਲਤਿ ਨ ਕੈਸੇ 


ਕਛੁ 
ਮੁੱਲਾਂ ਭਾਖੈ!' “ਕਾਫਰਾ! ਕਯੋ' ਕੁਫਰ 'ਕਹੇ। 
ਅਲਾਵਈ। 

ਅੱਲਾ ਨੂੰ ਨ ਜਾਨੈ ਨ ਰਸੂਲ ਕੋ ਪਛਾਨੈ' 

ਕੋਊ ਆਵੈ ਅਰਬੰਗ! ਅਬ ਤੋ ਕੋ ਮਾਰਿ 'ਅੜਬ ਆਦਮੀ। 


ਜਾਵਈ। 

ਸਾਚੋ ਮਮ ਬਾਕ ਜਾਨਿ ਤੂਰਨ ਪਯਾਨ 
ਕੀਜੈ 

ਹਾਜੀ ਬੇਖ _ਧਰਯੋ ਹਾਜੀ ਢੰਗ ਨ 
ਦਿਸਾਵਈ। 

ਭੇਦ ਸਭਿ ਜਾਨਯੋ ਹਿੰਦੂ ਜਨਮ ਪਛਾਨ੍ਯੋ 
ਤੇਰੋ 

ਆਯੋ _ਕਿਹ ਕਾਜ ਨਹਿ ਸਿਦਕ 
ਕਮਾਵਈ” ॥੨੫॥ 

ਸੈਯਾ: 'ਸਵੇਰ। “ਤਿਸਨੂੰ। "ਪਾ:-ਭੁਨਸਾਰ। 
ਭੋਰ'' ਭਈ ਇਵ ਤਾਂਹਿ ਕੋ? ਬੋਲਤਿ 
ਆਵਤਿ ਭੇ ਪੁਨ ਔਰ ਮੁਲਾਨੇ। 

ਪਿਖਿ ਧੌਲਰ' ਆਨ ਸਥਾਨ ਭਯੋ 
-ਕਿਹ ਕਾਰਨ ਤੇ? - 
ਬਿਸਮਾਨੇ। 

ਮਿਲਿ ਬ੍ਰਿੰਦ ਭਏ ਇਕ ਠੌਰ ਜਬੈ 


956 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 957 
ਤਬ ਜੀਵਣ ਜਾਇ ਕੈ ਬੈਨ ਬਖਾਨੇ। 
“ਇਕ ਕਾਫਰ ਰੈਨ ਕੋ ਸੈਨ ਕਿਯੇ 
ਪਗ ਕਾਬੇ ਦਿਸ਼ਾ ਅਪਨੇ ਠਹਿਰਾਨੇ 
॥੨੬॥ 





ਜਬ ਮਾਨੇ ਨ ਬੈਨ ਗਹੇ ਪਗ ਦੋਊ। 

ਕੀਨ ਘਸੀਟਨ ਜੋਰ ਕੇ ਸੰਗ 

ਕਰੇ ਦਿਸ਼ ਦੂਸਰੀ ਮੈ' ਤਬ ਸੋਊ। 

ਦੇਖਯੋ ਜਬੈ ਫਿਰ ਧੌਲਰ ਕੋ 

ਤਿਹ ਪੈਰ ਦਿਸ਼ਾ ਕੋ ਸਨੰਮੁਖ! ਹੋਊ। __ 'ਸਾਹਮਣੇ। 

ਮੰਤੁ ਪ੍ਰਬੀਨ, ਕਿ ਜੰਤ੍ੂਨ ਕੀਨ 

ਬਿਸਾਲ! ਕਲਾ ਮੈਂ? ਕਿਧੋਂ ਇਹ ਕੋਊ 'ਬੜਾ। “ਕਰਾਮਾਤ ਵਿਚ। 
॥੨੭॥ 


ਦਹਰਾ : 
ਤਿਹਕੀ ਸੁਧਿ ਨਹਿ ਮੋਹਿ ਕੋ, ਚਲਹੁ 


ਪਿਖਹੁ ਅਬ ਤਾਂਹਿ। 

ਹਿੰਦੂ ਜਨਮ ਕਿ ਤੁਰਕ ਕੋ, ਅਬ ਲਗ 
ਜਾਨਯੋ ਨਾਂਹਿ” ॥੨੮॥ 

ਕਬਿੱਤ: 

ਸੁਨਿ ਕੈ ਮੁਸਲਮਾਨ ਮਨ ਬਿਸਮਾਨੇ 
ਸਭਿ 

ਕਰੁਨਾ ਨਿਧਾਨ ਕੇ _ਸਮੀਪ ਚਲਿ 
ਆਵਈ। 

ਪੀਰ ਜੇ ਮੁਲਾਨੇ ਕਾਜੀ ਪੱਖ ਮੈ ਮਹਾਨੇ 
ਹੁਤੇ ਦੇਖਿ ਦੇਖਿ ਕਾਬੇ ਓਰ ਰਿਦੇ 
ਬਿਸਮਾਵਈ। 

ਬੈਠੇ ਆਨਿ ਚਾਰੋ ਦਿਸ਼ ਬੁਜਰਕ! ਬੋਲੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 958 





ਅਲਾਵਈ ॥੨੯॥ 


ਸਲੋਕੁ ਮ੧ ੧ ॥ 
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ 
ਸਰਮ ਸੁੰਨਤਿ ਸੀਲੂ ਰੋਜਾ ਹੋਹੁ ਮੁਸਲਮਾਣੁ ॥ 
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ 
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ 
ਦੋਹਰਾ: ਦੇਖੋ ਟੂਕ ਅਧਯਾਯ ੫੯ ਦੇ ਛੱਤੀਵੇਂ ਅੰਕ ਦੀ। 


ਰੁਕਨਦੀਨ' ਕਾਜੀ ਹੁਤੋ, ਸੁਨਿ ਸੋ ਬੈਨ ਸਫਾ ੬੨੬। 
ਅਲਾਇ। 

'ਮਾਨਤਿ ਹੋ_ਕੈਧੌਂ' ਨਹੀਂ, ਪੈਕੰਬਰ ਜਿ 
ਖੁਦਾਇ?” ॥੩੦॥ 


ਹਾਥ ਸੋ ਬਾਂਧੇ ਖਰੇ ਹੈ' ਪੈਕੰਬਰ 

ਕੇਤੇ ਹੈੱ' ਪੀਰ ਔ ਸ਼ੇਖ ਸਾਲਾਰੀ'। 

ਕੇਤੇ ਅਹੈ' ਸਿਕਦਾਰ' ਤਹਾਂ 

ਤਿਨ ਕੌਨ ਗਿਨੈ, _ਗਿਨਤੀ ਤਿਨ! ' 

ਭਾਰੀ। 

ਜੇਉ ਹਦੂਰ ਖੁਦਾਇ ਰਹੈ 

ਤਿਨ ਕੋ ਨ ਸਕੈ ਕਰਿ ਕੋ” ਹਟਕਾਰੀ” 'ਸਨ੍ਹਾਂ ਨੂੰ। “ਕੋਈ। “ਰੋਕ, ਮਨਾਹੀ। 
॥੩੧॥ 


<< 


ਦਹਰਾ : 

ਜਿਨਹਿ ਖੁਦਾਇ ਬਿਸਾਰਿਓ, ਆਵਹਿ 
ਤਿਨਕੇ ਹੇਤੁ। 

ਭਲੋ ਪੰਥ `ਦਿਖਰਾਇ ਕੈ, ਜਾਵਹਿਂ 
ਅਪਨ ਨਿਕੇਤੁ ॥੩੨॥ 

ਅਬ ਤੁਮ ਰਾਹ ਪਿਕੰਬਰੀ, ਭੂਲ ਗਏ 
ਮਤਿਮੰਦ ! 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 959 





ਜੇ ਨਹਿੰ ਮਾਨਹੁ ਤਾਂਹਿ ਕੋ, ਪਰਹੁ 
ਨਰਕ ਮਹਿ ਜਾਇ” ॥੩੪॥ 


ਆਪ ਬਖਾਨ ॥ ੨੫ ॥ 

ਕਲਾ! ਦਿਖਾਈ ਵਡੀ ਤੈ', ਪੂਰਬ ਕਿਨਹੁ 
ਨ ਕੀਨਿ। 

ਚਰਨ ਸੰਗ _ਕਾਬਾ ਫਿਰਯੋ, ਮਹਿਮਾ 
ਜਾਨੀ ਪੀਨ!'” ॥੩੬॥ 

ਕਬਿੱਤ: 

ਐਸੇ ਸੁਨਿ ਬੈਨ ਬੋਲੇ ਗੁਰੂ ਗੁਨ ਐਨ 
ਤਬ 

ਹੀ। 

ਨੈਨ ਕਾਨ ਨਾਸਕਾ ਬਦਨ! ਕੀਨੇ ਏਕ '੧ 
ਹੂੰ ਸੇ 

ਕ੍ਰਿਯਾ ਸਮ ਭਈ ਹਾਥ ਪਾਵ ਕੇ 
ਮਝਾਰਹੀ। 

ਦੇਸ਼ਨਿ ਕੇ ਭੇਸ ਕੋ ਪੁਭਾਵ ਧਰਿ ਰਿਦੇ 
ਮਾਂਹਿ 

ਪੱਖ ਬਾਦ ਗਾਢੇ ਹੂ ਕੇ ਝਗਰੈਂ£ ਗਵਾਰ 'ਝਗੜਦੇ ਹਨ। “ਮੂਰਖ। 


ਹੀ ॥੩੭॥ 
ਦੋਹਰਾ: 


ਭਲੇ ਅਮਲ ਕੀਏ ਬਿਨਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 
ਜਾਂਹਿ ਨਰਕ ਕੋ ਦੋਇ। 
(ਅਮਲਾਂ ਨਾਲ ਨਿਬੇੜਾ) 
ਦੇਹਿ ਰਹੈ ਈਹਾਂ ਪਰੀ 
ਜਬ ਲੇਖਾ! ਤਹਿਂ ਹੋਇ ॥੩੮॥ 
ਧਨ, ਕੁਟੰਬ, ਅਰ ਕਰਮ ਜੇ 
ਤੀਨ ਨਰਨ ਕੇ ਮੀਤ। 
ਜਿਵ ਦੇ ਤਿੰਨ ਮਿਤੁ) 
ਜਬ ਲੌ ਘਟ ਮੈਂ' ਪ੍ਰਾਨ ਹੈ 
ਤਬ ਲੌ ਧਨ ਕੀ ਪੀਤਿ ॥੩੯॥ 
ਜਾਰਯੋ! ਗਾਡਯੋ? ਤਨ ਨਹੀਂ 
ਤਬ ਲੌ ਕੁਟੰਬ ਸਨੇਹ। 
ਬਹੁਰ ਨ ਕੋਊ ਸੰਗ ਹੂ 
ਸਮਝ ਭਲੇ ਉਰ ਲੇਹਿ ॥੪੦॥ 
ਤੀਜੋ ਮਿੱਤਰ ਕਰਮ ਜੇ 
ਸੰਗੀ ਸਦ ਹੀ ਜਾਨ। 
ਜਹਾਂ ਜਾਇ ਫਲ ਦੇਤਿ ਤਹਿ 
ਯੋ! ਨ ਹੋਇ ਕਬਿ ਹਾਨ” ॥੪੧॥ ਐਵੇਂ। “ਨਾਸ਼। 
ਤਾਂ ਤੇ ਸੰਗ ਸਦੀਵ ਜੇ 
ਕਰਹੁ ਸੁ ਕਰਮ ਸਪ੍ਰੀਤਿ। 
ਬਾਦ ਪੱਖ ਤਜਿ ਕੈ ਸਰਬ 
ਲਖਹੁ ਏਕ ਹਰਿ ਮੀਤ ॥੪੨॥ 
ਕਬਿੱਤ: 
ਭੁਮ ਜਾਂ ਕੇ ਤਨ, ਨਹੀਂ ਭਯੋ ਨਿਰਮਲ 
ਮਨ 
ਦਾਵੇ ਬਾਂਧੈ ਪੱਖ ਹੂੰ ਕੇ ਰਹਿਤ? 'ਦਾਵੇ ਪੱਖ ਤੋਂ ਰਹਿਤ। 'ਪਾ:-ਰਚਿਤ। 
ਸੰਸਾਰਹੀ। 
ਹਿੰਦੂ ਕਿ ਤੁਰਕ ਕੌਨ ਜਾਨਤਿ ਸਮਾਨ 
ਜੌਨ 





ਭੁਮ ਕੋ ਬਿਦਾਰ' ਉਰ ਦੇਖੈ' ਏਕ ਸਾਰ 'ਦੂਰ ਕਰਕੇ। 
ਹੀ। 
ਰਾਮ ਸੋ ਰਹੀਮ ਹੈ ਅਲਾਹ ਸੋ ਅਕਾਲ 


ਰੁਪ 


960 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 961 


ਜਾਨਿਯੇ ਖੁਦਾਇ ਸੋਊ ਏਕ ਏਕੰਕਾਰ 

ਹੀ। 

ਮੂਢ ਨਹੀਂ ਪਾਵੈ ਭੇਦ ਬਾਦ ਕੋ ਰਚਾਵੈ' 

ਨਿਤ 

ਪਾਇ ਦੁਖ ਭਾਰੀ ਜਾਇ ਨਰਕ ਮਝਾਰ 

ਹੀ” ॥੪੩॥ 

ਕਬਿੱਤ: 

ਐਸੇ ਸੁਨਿ ਬੈਨ ਗੁਰੂ ਨਾਨਕ ਕੋ ਨਿਵੇਂ 

ਸਭਿ 

ਐੱਚੇ! ਜਯੋ' ਪਨਚ? ਕੋ ਧਨੁਖ ਨਿਵ 'ਖਿੱਚਿਆਂ। “ਕਮਾਨ ਦਾ ਧਾਗਾ। 
ਜਾਤਿ ਹੈ। 

ਭਏ ਮਨ ਦੀਨ ਸੋ ਖੁਦਾਇ ਦੇਹਿ ਚੀਨ 

ਪਦ ਬੰਦਨਾ ਕੋ _ਕੀਨਿ ਜਬ ਦੇਖੀ 

ਕਰਾਮਾਤ ਹੈ। 

ਕਮਲ ਬਦਨ ਬਿਗਸਤਿ ਹਰਖਾਤਿ ਚਿਤ 

ਮੋਹ ਕੇ ਨਿਕੰਦ' ਦੇਖਾ ਭਾਨੁ ਪਰਭਾਤ? 'ਕੱਟਣ ਵਾਲੇ। “ਸਵੇਰ ਦਾ ਸੂਰਜ। 





ਜੋ 'ਭੌਰੇ। 


'ਮੁਕਤੀ ਦਾਤੇ ਦੇ। “ਏਹ ਚਰਨ ਕਵਲ ਹਨ। 
ਜਲਜਾਤ ਹੈਂ2- ॥੪੪॥ 


ਦੋਹਰਾ: 
ਬੀਤਯੋ ਕੇਤਿਕ ਕਾਲ ਜਬ, ਰਹਿਤੇ ਤਹਾਂ 

ਸਥਾਨ। 

ਪੂਰਨ ਕੀਨੋ ਧਜਾਇ ਅਬ ਕਥਾ ਸੁਭਗ!  'ਸੇਸ਼ਟ। 

ਸੁਖਦਾਨ ॥੪੫॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਮੱਕੇ ਫਿਰਨ” ਪ੍ਰਸੰਗ ਬਰਨਨੰ ਨਾਮ 
ਅਸ਼ਟ ਪੰਚਾਸਮੋ' ਅਧਯਾਯ ॥੫੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 962 





੫੯. [ਸ਼ੀ ਗੁਰੂ ਗੁੰਥ ਮੰਗਲ। ਮਦੀਨਾ, ਸੁਲਤਾਨਪੁਰ ਜਾਣਾ] 


(ਮੁਹੰਮਦ ਸਾਹਿਬ ਦੀ ਗੋਰ ਨੇ ਗੁਰੂ ਜੀ ਅੱਗੇ ਝੁਕਣਾ) ॥ ੧੩..॥ 
(ਗੁਰੂ ਜੀ ਦੀ ਖੜਾਂਵ ਦੀ ਪੂਜਾ) ॥੧੮.. ॥ਮਦੀਨੇ 
(ਗੁਰੂ ਜੀ ਦੀ ਖੜਾਂਵ ਦੀ ਪੂਜਾ) ॥ ੩੫.. ॥ ਮੱਕੇ 

(ਗੁਰੂ ਜੀ ਮੱਕੇ ਤੋਂ ਸੁਲਤਾਨਪੁਰ) ॥ ੩੯..॥ 
(ਮਰਦਾਨੇ ਨਾਲ ਖੁਸ਼ੀ ਦੇ ਵਚਨ) ॥੫੮..॥ 


<< 


ਦੋਹਰਾ: 

ਜਿਸ ਮਹਿੰ ਅੰਮ੍ਰਿਤੁ ਗਜਾਨ ਹੈ, ਮਾਣਿਕ ਭਗਤਿ ਵਿਰਾਗ। 

ਮਾਣਿਕ=ਰਤਨ। 

ਗੁਰੂ" ਗੁੰਥ ਸਾਹਿਬ ਉਦਧਿ, ਬੰਦੋਂ' ਕਰਿ ਅਨੁਰਾਗ ॥੧॥ 

ਉਦਧਿ=ਸਮੁੰਦਰ, ਸਾਗਰ। [ਸੰਸ. ਉਦਧਿ] ਅਨੁਰਾਗ=ਪੁਮ। 

ਅਰਥ: 

(ਸ਼ੀ) ਗੁਰੂ ਗੁੰਥ ਸਾਹਿਬ (ਰੂਪੀ) ਸਮੁੰਦਰ (ਨੂੰ, ਕਿ) ਜਿਸ ਵਿੱਚ ਗਯਾਨ (ਰੂਪੀ) ਅੰਮੂਤ ਹੈ 
(ਅਤੇ) ਭਗਤੀ (ਤੇ) ਵੈਰਾਗ (ਰੂਪੀ) ਰਤਨ (ਹਨ, ਮੈ) ਪਰੇਮ ਨਾਲ ਨਮਸਕਾਰ ਕਰਦਾ ਹਾਂ। 
ਸ਼ੀ ਬਾਲਾ ਸੰਧੁਰੁ ਵਾਚ ॥ 

ਦੋਹਰਾ: 


ਮਰਦਾਨੇ ਕੋ ਬਚ ਕਹੇ, ਅਸ ਬਿਧਿ ਸ਼੍ਰੀ 
ਗਤਿਦਾਇ ॥੨॥ 


ਸ੍ਰੈਯਾ: 

“'ਚਲਿਬੇ ਜਿਤ ਚਾਹਿ ਚਲੋ ਤਿਤ ਕੋ? 

ਸੁਨਿ ਬੋਲਤਿ ਭਾ ਗੁਰੁ ਸੋ ਮਰਦਾਨਾ। 

“ਜਿਹ ਥਾਨ ਮੈ ਗੋਰ ਮੁਹੰਮਦ ਹੈ 
ਦਿਖਰਾਵਹੁ ਮੋਹਿ ਕੋ ਸੋਊ ਮਕਾਨਾ। 

ਇਹ ਕਾਬੇ ਕੋ ਪਾਜ ਤੌ ਦੇਖਿ ਲਯੋ 

ਅਬ ਤਾਂਹਿ ਬਿਲੋਕਨ ਚਾਹਿ ਮਹਾਨਾ। 

ਤੁਮ ਕਾਮਨਾ ਪੁਰਨ ਹੋ_ਗੁਨਖਾਨਾ! !” 'ਹੇ ਗੁਣਾਂ ਦੀ ਖਾਣ ਜੀ! 
॥੩॥ 

ਸ੍ਰੈਯਾ: 'ਰਸਤਾ। "ਲੌਗ ਪੱਗ ੨੪੦ ਮੀਲ ਦਾ ਪੈਂਡਾ ਹੈ। 
ਗੁਰ ਬੈਨ ਭਨੇ “ਦਿਨ ਦ੍ਰਾਦਸ਼ ਗੈਲਾ 

ਹੈ' 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 963 





'ਸਾਡੇ ਨੇੜੇ ਹੀ ਹੈ। 


'ਦੇਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਪਯਾਨਿਯਾ ? ॥੭॥ 
ਕਬਿੱਤ: 
“ਤੁਰਕ ਇਜੇਹੇ ਭਠ ਪਏ, ਹੌ! ਨ 
ਸਾਥੀ ਤਿਨ 
ਤੁਮਰੇ ਚਰਨ ਕੀ ਸ਼ਰਨ ਗਹਿ ਲੀਨੀ 

“ਜੋ ਤੈ ਐਸੋ ਦਿਢ 

ਕੈਸੇ ਕੀਨੀ 
ਮਰਦਾਨੇ ਦਾ ਉੱਤਰ 


'ਤੁਰਕਾਂ ਦੀ ਮੈ) ਮਤ ਹੀਣ ਜਾਣੀ ਹੈ। 


ਚੀਨੀ ਹੈ ॥੮॥ 

ਦਹਰਾ : 

ਬਹੁਰੋ ਸ਼੍ਰੀ ਗੁਰ ਆਪ ਉਠਿ, 
ਪਹਿਰੇ ਪੈਰ ਖਰਾਂਵਾਂ। 

ਚਾਰ ਦਿਵਾਲੀ ਅੰਤਰੇ, 
ਗਏ ਗੋਰ ਜਿਹ ਥਾਂਵ ॥੯॥ 
ਹੁਤੇ ਮੁਲਾਨੇ ਬਹੁ ਜਹਾਂ, 
ਬੈਸੇ ਕਰਿਹੀਂ ਸੇਵ। 


964 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸ਼ੀ ਨਾਨਕ ਕੋ ਦੇਖਿ ਕਰਿ; 

ਬੋਲੇ, ਲਖਯੋ ਨ ਭੇਵ ॥੧੦॥ 

“ਕੋ ਹੈ ਪੈਰ ਖਰਾਵ ਤੂੰ , 

ਪਹਿਰ ਸਮੀਪਹਿ ਆਇ। 

ਮਤਿ ਤੇਰੀ ਅਨਜਾਨ ਹੈ, 

ਜ਼ਾਰਤ' ਰੀਤਿ ਨ ਪਾਇ ॥੧੧॥ 'ਯਾੜ੍ਹਾ ਦੀ। 
ਅਦਬ ਮੁਹੰਮਦ ਕੋ ਨ ਕਿਯ, 

ਏਹੁ ਰਸੂਲ ਮੁਕਾਮ। 

ਸੁਨਿ ਬੋਲੇ ਗੁਨ ਧਾਮ ॥੧੨॥ 





ਸੀ ਮੁਖਵਾਕ ॥ 
ਸਿਰੀਰਾਗੁ ਮਹਲਾ ੧ ਘਰੁ ੨ ॥ 
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥ 
ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧॥ 
ਦੁਨੀਆ ਕੈਸਿ ਮੁਕਾਮੇ ॥ 
ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧॥ ਰਹਾਉ ॥ 
ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥ 
ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥੨॥ 
ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥ 
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥ 
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥ 
ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥੪॥ 
ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥ 
ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥੫॥ 
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥ 
ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥ 
ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥ 
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੭॥ 
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥ 
ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥ 
ਦੋਹਰਾ: 
ਸਬਦ ਪਢਜੋ ਸ਼ੀ ਬਦਨ ਜਬ 
ਨਿਵੀਂ ਗੋਰ ਪਦ ਓਰਾਂ। 'ਚਰਣਾਂ ਵੱਲ। 
(ਮੁਹੰਮਦ ਸਾਹਿਬ ਦੀ ਗੋਰ ਨੇ ਗੁਰੂ ਜੀ ਅੱਗੇ 


965 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 966 





ਝੁਕਣਾ) 
ਨਮਸਕਾਰ ਕਰਿ ਪੁਨ ਉਠੀ 
ਠਹਿਰਾਨੀ ਨਿਜ ਠੌਰ ॥੧੩॥ 
ਮੁੱਲਾਂ ਸਰਬ ਬਿਲੋਕਿ ਕੈ 
ਬਿਸਮਾਨੇ ਮਨ ਮਾਂਹਿ। 

ਤਨ ਖੁਦਾਇ ਸਮ ਜਾਨਿ ਕੈ 
ਨਿਵੇੱ' ਚਰਨ ਚਿਤ ਚਾਹਿ ॥੧੪॥ 
-ਅਧਿਕ ਮੁਹੰਮਦ ਸਭਿਨਿ ਤੇ 
ਹਮ ਉੱਮਤ ਹੈ' ਤਾਂਹਿ। 

ਹਮ ਕ੍ਯੋ' ਨਿਵੈ' ਸੁ ਨਾਂਹਿ- ॥੧੫॥ 
ਆਦਰ ਕਰਿ ਬਹੁ ਭਾਂਤਿ ਸੋੱ 
ਆਸਨ ਊਚ ਬਸਾਇ। 

ਬੋਲੇ ਦੈ ਕਰ ਬੰਦਿ ਕੈ 

“ਨਿਜ ਉਪਦੇਸ਼ ਬਤਾਇ” ॥੧੬॥ 


ਸੈਯਾ: 
ਸ਼ੀ ਗੁਰੁ ਬੈਨ ਭਨੇ ਸੁਨਿ ਕੈ 


“ਨਿਜ ਮਿਰਿਤੁ ਕੋ ਯਾਦ ਰਖੋ, ਨ 
ਭੁਲਾਹੀਂ। 

ਛੋਰਿ ਬਿਕਾਰ, ਤਜੋ ਪਖ ਬਾਦ 
ਖੁਦਾਇ ਲਖੋ ਸਭਿ ਖ਼ਲਕਤ ਮਾਂਹੀ। 
ਨਾਮ ਸਦਾ ਸਿਮਰੋ ਉਰ ਮੈ 

ਜਿਹ ਤੇ ਜਮ ਦੋਜ਼ਕ ਦੇਖਹੁ ਨਾਂਹੀ। 
ਲੋਕ ਦਿਖਾਵਨ ਤੇ ਮਨ ਚਾਇ ਕੈ” 'ਉਠਾਕੇ। 
ਸਾਚ _ਕਮਾਇ ਸਭੈ ਸੁਖ ਪਾਹੀ? 
॥੧੭॥ 

ਦੋਹਰਾ: 

ਸੁਨਿ ਕਰਿ ਸਭਿ ਹਰਖਾਇ ਕੈ 
ਜਾਚੀ ਚਰਨ ਖਰਾਵ। 

(ਗੁਰੂ ਜੀ ਦੀ ਖੜਾਂਵ ਦੀ ਪੂਜਾ) 

ਹਿਤ ਪੂਜਨ ਕੇ ਤਹਿ ਰਖੀ 

ਹੁਤੀ ਗੋਰ ਜਿਹ ਥਾਂਵ ॥੧੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕੇਤਿਕ ਦਿਵਸ ਬਿਤਾਇ 

ਤਹਿ ਸ਼ੀ ਨਾਨਕ ਗੁਨਖਾਨ। 
ਮੱਕੇ ਕੋ ਆਏ ਬਹੁਰ, 

ਬੈਸੇ ਪੂਰਬ ਥਾਂਵ ॥ ੧੯॥ 
ਭੱਖਰ ਜੇ ਹਾਜੀ ਮਿਲੇ, 

ਤਿਹ ਛਿਨ ਪਹੁੰਚੇ ਆਇ। 
ਬਿਸਮੇ ਦਰਸ ਬਿਲੋਕਿ ਕੈ, 
ਮੁਖ ਤੇ ਬਚਨ ਅਲਾਇ ॥੨੦॥ 
“ਕਬਿ ਕੋ ਇਹ ਹਾਜੀ ਅਯੋ, 
ਹਮ ਛੋਰਯੋ ਪਸ਼ਚਾਤ। 

ਕੈਸੇ ਪੰਥ ਉਲੌਘਯੋ, 
ਹਿੰਦੁ ਜਨਮ ਬਖਯਾਤ!” ॥੨੧॥ 
ਹੁਤੇ ਸੁ ਬੈਠੇ ਨਰ ਤਹਾਂ, 

ਸੋ ਬੋਲੇ ਤਿਨ ਸਾਥ। 

ਕਲਾਵਾਨ ਜਗਨਾਥ ॥੨੨॥ 
ਚਰਨ ਸੰਗ ਕਾਬਾ ਫਿਰਜਯੋ, 
ਤੁਰਕ ਨਿਵੇ' ਸਭਿ ਦੇਖਿ। 

ਅਹੈ ਸਰੀਰ ਖੁਦਾਇ ਕੋ, 

ਜਗ ਉਧਾਰਿ ਹਿਤ ਬੇਖ` ॥੨੩॥ 
ਤਿਨ ਸੁਨਿ ਮਨ ਮਹਿਮਾਂ ਲਖੀ, 
ਕਲਾ ਪਿਖਨ! ਭਾ ਚਾਵ। 

“ਅਹੈ ਸਰੀਰ ਖੁਦਾਇ ਕੋ, 

ਜਲ ਇਹ ਠਾਂ ਮੰਗਵਾਵ” ॥੨੪॥ 
ਤਿਹ ਛਿਨ ਆਸਾ” ਢਿਗ ਹੁਤੋ, 
ਲੇ ਸ਼ੀ ਗੁਰ ਨਿਜ ਹਾਥ। 

ਹਨਯੋ ਜੋਰਕੇ ਸਾਥ ॥੨੫॥ 
ਛੁਟੀ ਬੁੰੱਬ! ਤਬ ਨੀਰ ਕੀ, 
ਉਜੂ ਸਰਬ ਨੈ ਕੀਨ। 

ਚਰਨ ਬੰਦਨਾਂ ਕੋ ਕਰਤਿ, 





967 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 968 


ਜਾਨੀ ਅਜ਼ਮਤ ਪੀਨ! ॥੨੬॥ 

ਬੂਝਤਿ ਭੇ “ਕਿਹ ਥਾਨ ਤੇ, 

ਏਤੋਂ ਨਿਕਸਯੋ ਨੀਰ? 

ਹਮੈ ਬਤਾਵਹੁ ਭੇਦ ਸਭਿ, 

ਤੁਮ ਹੋ ਗੁਨੀ ਗਹੀਰ” ॥੨੭॥ 

ਸ਼ੀ ਗੁਰ ਬੋਲੇ ਕਲਾਨਿਧਿਂ, 

“ਇਹ ਸ਼ਿਵਲਿੰਗ ਸਥਾਨ। 

ਯਾ ਮਹਿ ਬਰਕਤ ਵਡੀ ਹੈ, 

ਚਹਿਤ ਜੁ ਦੇਤਿ ਸੁ ਦਾਨ'ਂ ॥੨੮॥ 

"ਇਹ ਗਲ ਨਾ ਭਾਈ ਗੁਰਦਾਸ ਜੀ ਨੇ ਲਿਖੀ ਹੈ ਨਾ ਪੁਰਾਤਣ ਜਨਮ ਸਾਖੀ ਵਾਲੇ ਨੇ। “ਮੱਕਾ ਸ਼ਿਵਾਂ 
ਦਾ ਥਾਉਂ ਹੈ, ਤੇ ਗੁੱਝੇ ਪਾਣੀ ਨਾਲ ਦੇਵਤੇ ਉਸ ਨੂੰ ਨੁਲ੍ਹਾਉਂਦੇ ਹਨ”, ਇਹ ਹਿੰਦੂਆਂ ਵਿਚ ਇਕ 
ਆਮ ਪੁਸਿੱਧ ਕਹਾਵਤ ਹੈ, ਉਹੋਂ ਗਲ ਜਨਮ ਸਾਖੀ, ਜੋ ਬਾਲੇ ਵਾਲੀ ਕਹੀਦੀ ਹੈ, ਵਿਚ ਲਿਖੀ ਹੈ, 
ਉਹੋ ਗਲ ਏਥੇ ਕਵਿਤਾ ਵਿਚ ਕਵੀ ਜੀ ਨੇ ਲਿਖ ਦਿੱਤੀ ਹੈ। ਕਦੇ ਕਾਬੇ ਵਿਚ ੩੬੦ ਬੁਤ ਹੁੰਦੇ ਸਨ। 
ਇਕ ਪੱਥਰ ਜਿਸਨੂੰ ਸੰਗਿ ਅਸਵਦ ਕਹਿੰਦੇ ਹਨ, ਅੰਡਾਕਾਰ ਸ਼ਕਲ ਦਾ ਦੱਸੀਦਾ ਹੈ ਤੇ ਕਹਿੰਦੇ ਹਨ 
ਕਿ ਇਬਰਾਹੀਮ ਨੇ ਇਹ ਅਨਘੜਿਆ ਪੱਥਰ ਆਪ ਧਰਿਆ ਸੀ। ਇਸੇ ਨੂੰ ਹਿੰਦੂ ਅਪਨਾ ਜਯੋਤਿ 
ਲਿੰਗ ਦੱਸਦੇ ਹਨ ਜੋ ਹੁਣ ਤਕ ਹੈ। ਪਰ ਕਿਸੇ ਹੀ ਪੱਥਰ ਦੀ ਮਹਿਮਾ ਤੇ ਫਰਿਸ਼ਤਿਆਂ ਦੀ ਰਾਖੀ 
ਗੁਰੂ ਨਾਨਕ ਜੀ ਦੀ ਸਿਖਿਆ ਦੇ ਵਿਰੁੱਧ ਹੈ; ਇਸ ਲਈ ਏਹ ਵਾਕ ਗੁਰੂ ਜੀ ਦੇ ਨਹੀਂ, ਪਰ 
ਹਿੰਦਾਲੀਏ ਜਨਮ ਸਾਖੀ ਵਾਲੇ ਦੇ ਅਪਣੇ ਹਨ, ਤੇ ਮੰਨਣੇ ਯੋਗ ਨਹੀਂ ਹਨ। ਫਰਿਸ਼ਤਿਆਂ ਦੇ ਸੰਗਿ 
ਅਸਵਦ ਯਾ ਜਯੋਤੀ ਲਿੰਗ ਨੂੰ ਧੋਣ ਦੀ ਕਹਾਵਤ ਵਿਚ ਜਨਮ ਸਾਖੀ ਵਾਲੇ ਦੀ ਮਸਖਰੀ ਨਾ ਹੋਵੇ ਕਿ 
ਬੜੇ ਬੜੇ ਬੁਤਸ਼ਿਕਨ ਮੋਮਨ ਮੁਸਲਮਾਨ ਇਸ ਨੂੰ ਚੁੰਮਦੇ ਹਨ, ਆਪ ਹਜ਼ਰਤ ਤੇ ਖਲੀਫਾ ਉਮਰ ਨੇ 
ਇਸ ਨੂੰ ਚੁੰਮਿਆ। ਇਹ ਚੁੰਮਣਾ ਮਾਨੋ ਸ਼ਿਵਲਿੰਗ ਦਾ ਇਸ਼ਨਾਨ ਕਰਾਉਣਾ ਹੈ ਤੇ ਬੁਤਸ਼ਿਕਨਾਂ ਦੇ 
ਕੇਂਦਰੀ ਮੰਦਰਾਂ ਵਿਚ ਇਹ ਬੁਤ ਪ੍ਰਸਤੀ ਦਾ ਨੁਕਤਾ ਗੱਡਿਆ ਪਿਆ ਹੈ, ਉਸੇ ਮਖੌਲ ਨੂੰ ਕਵਿ ਜੀ ਨੇ 
ਮਖੌਲ ਕਰਕੇ ਦੁਹਰਾਯਾ ਹੋਵੇ ਇਸ ਪਰ ਆਮ ਮੁਸਲਮਾਨ ਬੀ ਐਹੋ ਜਹੀਆਂ ਫਬਤੀਆਂ ਕਹਿੰਦੇ 
ਹਨ:- ਹਜਰ ਮੇ ਸੰਗਿ ਅਸਵਦ ਬੁਤਕਦ੍ਰੇ ਮੇ' ਸੰਗਿ ਮਰਮਰ ਹੈ, ਹੈ ਪਾਲਾ ਪੱਥਰੋ' ਸੇ ਹੀ ਪੜਾ ਸ਼ੇਖੋ 
ਬੁਹਮਨ ਕਾ।ਸ਼ੋਕਤ ਮੇਰਠੀ]। ਖੁਦਾ ਕੇ ਵਾਸਤੇ ਕਾਬੇ ਸੇ ਪਰਦਾ ਨਾ ਉਠਾ ਜ਼ਾਹਿਦ, ਕਹੀਂ ਯਹਾਂ ਸੇ ਬੀ 
ਵੁਹ ਕਾਫਰ ਸਨਮ ਹੀ ਨਾ ਨਿਕਲ ਆਏ। ਪਰ ਹਰ ਹਾਲ ਅੰਕ ੨੭ ਤੋ ੩੨ ਤਕ ਨੂੰ ਗੁਰੂ ਉਚਾਰਿਤ 
ਨਹੀਂ ਸਮਝਣਾ ਚਾਹੀਦਾ। 

ਆਨਹਿ' ਆਬ£ ਫਰੇਸ਼ਤੇ, ।ਲਿਆਂਵਦੇ ਹਨ। ਪਾਣੀ। 

ਗ਼ੁਸਲ' ਕਰਾਵਹਿਂ ਲਿੰਗ। 'ਇਸ਼ਨਾਨ। 

ਸੋਊ ਨਿਕਸਯੋ ਵਹਿਰ ਕੋ, 

ਉਜੂ ਕਿਯੋ ਜਿਹ ਸੰਗ ॥੨੯॥ 

ਭਾ ਪੈਕੰਬਰ ਤੁਮਾਰ ਜੋ, 

ਨਾਮ ਮੁਹੰਮਦ ਜਾਂਹਿ। 

ਜਿਹ ਕੀ ਤੁਮ ਉੱਮਤ ਸਭੈ, 

ਇਹ ਠਾਂ ਤਪ ਕਿਯ ਤਾਂਹਿ ॥੩੦॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 969 


ਬੁਜਰਕ ਕੋ ਇਸਥਾਨ ਲਖਿ, 

ਜੌ ਕੋ ਕੀਨ ਅਹਾਰ। 

ਕੀਨ ਬੰਦਗੀ ਅਲਹ ਕੀ, 

ਚਿਰੰਕਾਲ ਤਪ ਧਾਰਿ ॥੩੧॥ 

ਪਾਇ ਫਰਿਸ਼ਤੇ ਕੋ ਦਰਸ, 

ਸ਼ਕਤਿਵਾਨ ਹੈ ਸੋਇ। 

ਪੂਰਨ ਪੈਕੰਬਰ ਭਯੋ, 

ਜਗ ਮਹਿ ਪਰਗਟ ਹੋਇ” ॥੩੨॥ 

ਸੁਨਿ ਕਰਿ ਸਭਿ ਹੀ ਸ਼ਰਨ ਮੈਂ, 

“ਧੰਨ ਧੰਨ” ਮੁਖ ਭਾਖਿ। 

ਚਰਚਾ ਕੀਨੀ ਅਧਿਕ ਹੀ, 

ਹ੍ਰਿਦੇ ਭਾਉ ਕੋ ਰਾਖਿ ॥੩੩॥ 

ਗੁੰਥ ਬਢਨ ਤੇ ਨਹਿ ਕਹੀ, 

ਕੀਨੀ ਕਥਾ ਸਮਾਸ। 

ਭਏ ਤੁਰਕ ਸਭਿ ਦਾਸ ॥੩੪॥ 

ਕਹੈ' ਬੈਨ ਸਿਰ ਨਾਇ। 

ਹਮ ਪੂਜਹਿਂ ਚਿਤ ਲਾਇ” ॥੩੫॥ 

ਸ੍ਰੈਯਾ: 

ਦੂਸਰੀ ਕੌਂਸ' ਲਈ ਧਰਿ ਕਾਬੇ ਮੇ' 

ਪੂਜਤਿ ਤਾਂਹਿ ਸਭੈ ਤੁਰਕਾਨਾ। 

(ਗੁਰੂ ਜੀ ਦੀ ਖੜਾਂਵ ਦੀ ਪੂਜਾ) 

"ਹੇਠ ਲਿਖੀ ਬਾਤ ਭਾਈ ਸਾਹਿਬ ਸੰਤ ਸੰਗਤ ਸਿੰਘ ਜੀ “ਉੱਚ” ਤੋਂ ਆਪ ਪਤਾ ਕਰਕੇ ਆਏ ਹਨ:- 
ਰਿਆਸਤ ਬਹਾਵਲ ਪੁਰ ਵਿਚ “ਉੱਚ ਸ਼ਰੀਫ” ਨਾਮ ਕਰਕੇ ਇਕ ਜਗਾ ਹੈ ਜਿੱਥੇ ਸੱਯਦ “ਜਲਾਲ 
ਸਾਨੀ” ਮਖ਼ਦੂਮ 'ਰੁਕਨੁਂ ਦੀਨ” “ਅਬੁੱਲਫਤੇ ` ਹੋਏ ਹਨ। ਏਹ ਹਜ਼ਰਤ ਅਲੀ ਨਕ੍ਹੀ ਦੇ ਖਾਨਦਾਨ ਦੇ 
ਸਯੱਦ ਸਾਹਿਬ ਸਨ। ਭਾਵੇਂ ਇਹ ਅਰਬ ਤੋ” ਹਿੰਦ ਵਿਚ ਆ ਗਏ ਸਨ, ਪਰ ਜਦੋ ਇਹ ਮੱਕੇ ਸ਼ਰੀਫ 
ਜਾਂਦੇ ਸਨ ਤਦ ਇਹ ਉਥੋਂ ਦੇ ਸ਼ਰੀਫ ਸਮਾਨ ਹੁੰਦੇ ਸਨ। ਜਦੋ” ਗੁਰੂ ਬਾਬਾ ਜੀ ਮੱਕੇ ਗਏ ਤਦੋੱ 
“ਮਖਦੂਮ ਰੁਕੁਨੋਂ ਦੀਨ” ਸਾਹਿਬ ਭੀ ਉਥੇ ਹੀ ਸਨ, ਇਨ੍ਹਾਂ ਦੇ ਨਾਲ “ਲਾਲ ਜਤੀ” ਆਦਿਕ ਕਈ 
ਹਿੰਦੀ ਫਕੀਰ ਭੀ ਉਥੇ ਹੀ ਸਨ। ਜਦੋ' ਸਤਿਗੁਰੂ ਬਾਬੇ ਜੀ ਦੇ ਚਰਣਾਂ ਨਾਲ ਕਾਬਾ ਫਿਰਿਆ ਤਾਂ ਸਾਰੇ 
ਮੁਸਲਮਾਨਾਂ ਨੇ ਗੁਰੂ ਬਾਬੇ ਨਾਲ ਧਰਮ ਵਿਸ਼ੇ ਦੇ ਪ੍ਰਸ਼ਨ ਉਤ੍ਹਾਂ ਲਈ 'ਮਖਦੂਮ ਰੁਕਨੁੱ ਦੀਨ” ਜੀ ਨੂੰ 


ਹੀ ਅੱਗੇ ਕੀਤਾ। ਆਪ ਦਾ ਨਾਮ ਹੀ ਜਨਮ ਸਾਖੀਆਂ ਵਿਚ ' ਰੁਕਨੁਲ ਲਿਖਿਆ ਹੈ। ਜਦ ਹਰ ਤਰ੍ਹਾਂ 
ਗੁਰੂ ਬਾਬੇ ਜੀ ਵੱਲੋਂ ਆਪਨੂੰ ਤਸੱਲੀ ਬਖਸ਼ ਜਵਾਬ ਮਿਲੇ ਤੇ ਅੱਖੀਂ ਬਰਕਤ ਵੇਖੀ ਆਪ ਗੁਰੂ ਜੀ ਦੇ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 970 





ਸਾਦਕ ਬਨ ਗਏ ਤੇ ਨਿਸ਼ਾਨੀ ਮੰਗੀ, ਤਦੋ' ਸਤਿਗੁਰੂ ਜੀ ਨੇ ਆਪਣੀ ਕੌਂਸ ਬਖਸ਼ੀ। ਕੌਂਸ ਉਸ 
ਖੜਾਂਵ ਨੂੰ ਆਖਦੇ ਹਨ ਜਿਸਦੀ ਖੂੰਟੀ ਨਾ ਹੋਵੇ, ਇਹ ਕੌਂਸ ਆਪ ਮੱਕੇ ਵਿਚ ਪਾਸ ਰਖਕੇ ਬੜੇ 
ਸਤਿਕਾਰ ਨਾਲ ਆਪ ਦਰਸ਼ਨ ਕਰਦੇ ਤੇ ਹੋਰ ਸਾਦਕਾਂ ਨੂੰ ਕਰਾਉਂਦੇ ਰਹੇ। ਜਦੋਂ ਆਪ ਹਿੰਦ ਨੂੰ ਆਏ 
ਤਾਂ ਪਿਆਰੇ ਗੁਰੂ ਦੀ ਨਿਸ਼ਾਨੀ ਉਹ ਕੌਂਸ ਨਾਲ ਹੀ ਲੈ ਆਏ। ਇਹ ਖੜਾਵਾਂ ਅੱਜ ਤੱਕ ਸਤਿਕਾਰ 
ਨਾਲ ਉੱਚ ਸ਼ਰੀਫ ਦੇ ਪੀਰ ਜੀ ਦੇ ਤੋਸ਼ੇ ਖਾਨੇ ਵਿਚ ਮੌਜੂਦ ਹਨ ਅਰ ਬੜੇ ਸਤਿਕਾਰ ਨਾਲ ਉਨ੍ਹਾਂ ਨੇ 
ਰੱਖੀਆਂ ਹੋਈਆਂ ਹਨ। ਕਈ ਵੇਰ ਧਨਵਾਨ ਸਿੱਖਾਂ ਨੇ ਬਹੁਤ ਸਾਰੀ ਨਕਦੀ ਜ਼ਮੀਨ ਆਦਿ ਨਜ਼ਰਾਨਾ 
ਦੇਕੇ ਇਹ ਖੜਾਵਾਂ ਲੈਣੀਆਂ ਚਾਹੀਆਂ ਹਨ ਪਰ ਉਥੋ' ਦੇ ਪੀਰ ਸਾਹਿਬ ਜੀ ਨੇ ਮੁਕੱਦਸ ਚੀਜ਼ ਸਮਝਕੇ 
ਨਹੀਂ ਦਿੱਤੀਆਂ। ਹਾਂ ਕਦੇ-ਕਦੇ ਦਰਸ਼ਨ ਕਰਾ ਦਿੰਦੇ ਹਨ, ਪਰ ਖਾਸ-ਖਾਸ ਮੇਲਿਆਂ ਤੇ ਕਢਦੇ ਹਨ। 
ਉੱਚ ਦੇ ਪੀਰ ਕੇਸ ਰਖਦੇ ਤੇ ਗੁਰੂ ਨੂੰ ਮੰਨਦੇ ਸਨ। ਗੁਰੂ ਗੋਬਿੰਦ ਸਿੰਘ ਜੀ ਤਦੇ ਉੱਚ ਦੇ ਪੀਰਾਨ 
ਪੀਰ ਕਹਾਏ। ਦੱਖਣ ਜਾਂਦਿਆਂ ਦਸਮ ਗੁਰੂ ਜੀ ਉੱਚ ਦੇ ਪੀਰ ਨੂੰ ਵਰ ਦੇ ਗਏ ਸਨ। ਮਹਾਰਾਜਾ 
ਰਣਜੀਤ ਸਿੰਘ ਨੇ ਉਸ ਵਰ ਦਾ ਸਤਿਕਾਰ ਕੀਤਾ। 

-ਹੈ ਇਹ ਆਪ ਖੁਦਾਇ ਧਰਾ ਤਨ! ___ 'ਸਰੀਰ। 

ਲੋਕ ਉਧਾਰਨ- ਯੋ ਮਨ ਮਾਨਾ। 

ਕੀਰਤਿ ਹੋਇ ਰਹੀ ਜਿਤ ਹੀ 


ਤਿਤ ਉੱਜਲ ਸੋਹਤਿ ਜੌਨ੍ਹ ਸਮਾਨਾ। 
ਬੈਠੇ ਹੁਤੇ ਇਕ ਕਾਲ ਇਕੇਲੇ ਹੀ 


ਤਾਂ ਛਿਨ ਸ਼ੀ ਮੁਖ ਬੈਨ _ਬਖਾਨਾ 
॥੩੬॥ 


2ਬੈਠੇ। 


ਕਬਿੱਤ: 

ਹੌਂਹੂ ਮਰਦਾਨਾ ਬੈਸੇ: ਪਾਸ ਤਿਹ ਥਾਨਾ, 

ਕਹੈ' 

-“ਆਜ ਹਗੈ' ਯਾਦ ਕੀਨੋ ਮਨ ਸੁਸਾ! 'ਭੈਣ। 
ਨਾਨਕੀ। 

ਚਲਯੋ ਅਬ ਚਹਿਯੇ, ਨ ਬਿਲੈਬ ਕੋ 
ਲਗੱਯੇ 

ਸੁਧਿ ਲੀਜੈ ਬੇਗ ਜਾਇ ਕਰਿ ਪੁਰਿ 
ਸੁਲਤਾਨ ਕੀ। ? 

ਬੋਲਯੋ ਮਰਦਾਨਾ “ਅਬ ਸੰਧਯਾ ਕਾਲ 

ਭਯੋ ਪੁਭੂ ! 

ਕੈਸੇ ਬਿਧਿ! ਬਨੈ ਤਹਾਂ ਤੂਰਨ? ਹੀ ਜਾਨ 'ਤਰੀਕਾ। 'ਛੇਤੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਕੀ। 

ਰਹੋ ਇਹ ਨੌਰ ਰੈਨ, ਭੋਰ ਕੋ ਪਯਾਨ 

ਕੀਜੈ ? 

ਮਹਿਮਾ ਨ ਜਾਨਿ ਸਕੇ ਕਰੁਨਾ ਨਿਧਾਨ! 'ਕ੍ਰਿਪਾ ਦੇ ਖ਼ਜ਼ਾਨੇ ਭਾਵ ਗੁਰੂ ਜੀ ਦੀ। 

ਕੀ ॥੩੭॥ 

ਦਹਰਾ : 

ਅਬਿ ਹੀ ਪੁਰਿ ਸੁਲਤਾਨ। 

ਸੁਸਾ! ਸੰਗ? ਮਮ” ਬਚਨ ਹੈ 'ਭੈਣ। “ਨਾਲ। “ਮੇਰਾ। 

ਕਿਉਂ ਕਰਿ ਸਕੈ' ਸੁ ਹਾਨ” ॥੩੮॥ _ 'ਕਿਵੇਂ ਮੋੜ ਸਕਦੇ ਹਾਂ 

ਅਸ ਕਹਿ ਗਮਨੇ ਤੁਰਤ ਹੀ 

ਹੁਤੋ ਜੁ ਸੰਧਜਾ ਕਾਲ। 

ਘਟੀ ਨਿਸਾ ਬੀਤੀ! ਜਬਹਿ 

ਪਹੁੰਚੇ ਨਗਰ ਕ੍ਰਿਪਾਲ ॥ ੩੯॥ 

(ਗੁਰੂ ਜੀ ਮੱਕੇ ਤੋਂ ਸੁਲਤਾਨਪੁਰ) 

ਕਬਿੱਤ: 

ਤੁਲਸਾਂ ਜੋ ਦਾਸੀ ਸੋਊ ਦੇਖਿ ਹਰਖਾਈ 

ਕਹੈ 

“ਬਹੂ ਜੀ! ਵਧਾਈ, ਤੁਮ ਭ੍ਰਾਤ ਆਯੋ 

ਜਾਨਿਯੇ। ? 

ਧਾਈ ਹਰਖਾਈ ਫਨਿਰਾਇ! ਮਨਿ ਪਾਈ 'ਸ਼ੇਸ਼ਨਾਗ ਨੇ। “ਮਣੀ ਪਾਈ ਮਾਨੋ'। 

ਮਨੋ? 

ਘਰੀ __ਸੁਖਦਾਈ ਸੋਊ ਭਈ 'ਬਹੁਤ ਹੀ 

ਅਪੁਮਾਨੀਯੇ'। 

ਦੇਖਿ ਨਿਜ ਭਾਈ ਪਦਕੰਜ!' ਲਪਟਾਈ __'ਚਰਣਾਂ ਕਵਲਾਂ ਨੂੰ। 
!ਉਠਾਈ। “ਆਦਰ ਕੀਤਾ। 


'ਦੁਖਾਂ ਨੂੰ ਸਾੜਨ ਵਾਲੇ। 


ਪਹਿਚਾਂਨਿਯੇ” ॥੪੦॥ 


ਦਹਰਾ : 
ਮੰਚ ਡਸਾਯੋ ਬੈਸਿਗੇ, 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬੋਲੇ ਬਹੁਰ ਕ੍ਰਿਪਾਲ। 

'ਕਹਹੁ ਸੁਸਾ ਨਿਜ ਕਾਜ ਅਬ, 
ਪੂਰਹਿਂ ਸੋ ਤਤਕਾਲ” ॥੪੧॥ 

ਕਬਿੱਤ: 

ਨਾਨਕੀ ਕਹਿਤ “ਚਿਤ ਚਾਹਿ ਦਰਸ਼ਨ 
ਹਿਤ 

ਕੀਨੋ ਚਿਤ, ਮਿਲੇ ਬਿਨ ਬਰਖ ਬਿਹਾਏ 
ਹੈਂ। 

ਭੁਾਤ ਨੈ ਬਿਸਾਰੀ ਮੋਹਿ, ਮੋ ਕੋ ਚਾਹ 
ਦੇਖੋਂ ਤੋਹਿ” 

ਐਸੇ ਕਹਿ ਆਂਖਨ ਤੇ ਆਂਸੁਨ ਢੁਰਾਏ' 
ਹੈਂ। 

ਪੈੱਛ ਮੁਖ ਹਾਥ ਸਾਥ ਬੂਝੈ ਸੁਖ ਗਾਥ 
ਪੁਨ 

“ਹੋਂਵੈਂਗੇ ਸਮੀਪ ਜਾਂ ਤੇ ਤੂਰਨ ਹੀ ਆਏ 
ਹੈਂ1” 


ਭਾਖੈ ਮਰਦਾਨਾ ਯੌ" “ਰਜਾਦੀ'! ਸੁਨਿ 
ਲੀਜੇ 

ਹਿਤ ਤੇਰੇ ਹੀ ਹਜ਼ਾਰ ਕੋਸ ਕੇਤੇ ਤਜਿ 
ਸਿ 


ਨੀ 
ਜੋਊ” 

ਨਾਨਕ ਜੀ ਨੈਨਨ ਕੀ ਸੈਨ 
ਨਿਵਾਰਿਯਾ?। 

ਸੋਦਰੀ ਸੋ ਕਹੈਂ “ਚਿਤ ਚਿਤਵਨ ਪੂਰੀ 
ਭਈ 

ਦੀਜੈ ਅਬ _ਆਇਸੁ _ਬਿਲੈਬ ਕੋ 
ਬਿਦਾਰਿਯਾ'। 

ਜੀਜੈ ਆਗੇ ਬਿਨੈ ਕੀਜੈ, ਖੁਸ਼ੀ ਕਹਿ 
ਦੀਜੈ ਤੁਮ 

ਪੰਥ _ ਪਰ __ ਠਾਂਢੇ _ਹਮ _ ਚਹਿਤ 


ਸੋ? 


972 





ਹੈ ਬੀਬੀ ਜੀ। ਰਾਇਜ਼ਾਦੀ ਸ਼ਰੀਫ ਦੀ ਬੇਟੀ। 


/ਅੱਖਾਂ ਦੇ ਇਸ਼ਾਰੇ ਨਾਲ। ਅਨ੍ਹੋ ਕੀਤਾ (ਮਰਦਾਨੇ 
ਨੂੰ) 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 973 


ਪਦਾਰਿਆ। ” 

ਐਸੇ ਸੁਨਿ ਬੈਨ ਭਯੋ ਹੀਯੋ ਬਿਨ ਚੈਨ 
ਬਹੁ ਰੋਦਨ ਤੇ ਨੈਨ ਕਰਿ ਆਂਸੁਨ ਕੋ 
ਢਾਰਿਯਾ ॥੪੨॥ 

ਕਬਿੱਤ: 

ਸਿਰੀ ਚੰਦ ਆਨਿ ਕੀਨ ਠਾਂਢੋ ਅਗਵਾਨ 
ਜਬ 





%੩ 


ਬੰਦੇ ਮੈ'ਦੋ ਪਾਨ! ਤਬ ਬੈਨ ਕੋ 'ਦੋ ਹਥ। 


'ਭੈਣ। “ਰੋ ਕੇ। “ਵਿਰਲਾਪ ਕਰਦੀ। “ਮੁਖੋ'। 


ਕਬਿੱਤ: 

ਆਯੋ ਹੈ ਜੈਰਾਮ, ਦੌਰ ਕੀਨੀ ਹੈ ਪੁਨਾਮ 
ਗੁਰ ਹਾਥ ਸੋ ਉਚਾਇ ਤਾਂ ਕੋ ਬੰਦਨਾ 
ਕਰਤਿ ਹੈ'। 

ਬੂਝਤਿ ਕੁਸ਼ਲ ਬੈਸੇ ਸਾਦਰ ਸੇ ਮਿਲਿ 
ਨੀਕੇ ਭੋਜਨ ਕਰਾਯੋ ਸ਼ੋਕ ਮਨ ਕੇ 
ਹਰਤਿ ਹੈ'। 

ਖਾਇਕੇ ਅਸਨ, ਪੌਢੇ ਸੁਭਗ! ਬਸਨ? 'ਚੰਗੇ। “ਬਸਤਰ। 
ਲੇਯ 

ਜਾਂ ਕੇ ਦਰਸ਼ਨ ਭਵ ਬੰਧਨ ਟਰਤਿ ਹੈ'। 
ਡੇਢ ਜਾਮ ਜਾਮਨੀ ਤੇ ਕੀਨੋ ਇਸ਼ਨਾਨ 
ਨੀਰ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 974 


ਜਗਤ ਉਧਾਰਿਬੇ ਕੀ ਕਾਮਨਾ! ਧਰਤਿ 'ਜਗਤ ਉਧਾਰਣੇ ਦੀ ਇੱਛਾ। 
ਹੈਂ ॥੪੫॥ 

ਕਬਿੱਤ: 

ਭੋਰ ਭਈ ਚਲਿਬੇ ਕੋ _ਤਯਾਰ ਭਏ 
ਦੀਨਾਨਾਥ 

ਬੋਲੇ ਮਰਦਾਨੇ ਸੋ “ਰਬਾਬ _ਕੰਧੇ! 
ਲੀਜਿਯੇ। ” 

ਸੁਸਾ ਸੁਨਿ ਆਈ ਬਾਨੀ ਬਦਨ ਅਲਾਈ 

“ਏਕ ਮਾਸ ਰਹੋ ਭਾਈ! ਮੇਰੀ ਬਿਨਤੀ 
ਮਨੀਜਿਯੇ। 

ਦਿਖਾਯੋ ਮੁਖ 

ਮੋ ਕੋ ਸੁਖ ਦੀਜੈ ਨਿਜ ਸਦਨ 
ਰਹੀਜਿਯੇ। ? 

ਭਾਖਤਿ ਜੈਰਾਮ “ਐਸੋ ਕੌਨ ਤੁਮ 

ਕਾਮ? 

ਪੁਨ ਫਿਰੇ ਬਹੁ ਕਾਲ ਬਿਸਰਾਮ ਅਬ 
ਕੀਜਿਯੇ” ॥੪੬॥ 

ਕਬਿੱਤ: 

ਕਮਲ ਬਦਨ ਬੋਲੇ “ਰਿਦਾ ਜਿਨ ਮਿਲ੍ਯੋ 

ਹੋਤਿ 

ਸੋਈ ਸਦਾ ਮਿਲੇ ਬਿੱਥ _ਕੰਬੈ _ਨ_'ਵਿੱਥ) ਫਰਕ ਕਦੇ ਨਾਂ ਜਾਣੀਏ'। 
ਲਖੀਜਿਯੇ”। 

ਸੁਸਾ!! ਮੋਹ ਨਾਸ਼ ਕਰਿ, ਗਯਾਨ ਕੋ_ 'ਹੇ ਭੈਣ! 
ਬਿਚਾਰ ਉਰ 

ਮਿਲਨ ਬਿਯੋਗ' ਤਨ ਧਰਮ ਜਨੀਜਿਯੇ। _'ਮਿਲਨਾ ਤੇ ਵਿਛੁੜਨਾ। 
ਚਲਜਯੋ ਅਬ ਚਹੈ' ਹਮ ਪੰਥ ਪਰ ਅੰਹੈ' 

ਖਰੇ 

ਦੀਜੀਏ ਰਜਾਇ, ਨਾਂ ਬਿਲੈੌਬ ਕੋ 
ਲਗੀਜਿਯੇ। 

ਰਹੈ ਪੁਨ ਆਈ, ਤੁਮ ਨਿਕਟ ਸਦਾਈ” 

ਮਨ ਸ਼ੋਕ ਕੋ ਨਸਾਈ, ਮੇਰੋ ਬੈਨ ਮਾਨਿ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਲੀਜਿਯੇ ` ॥੪੭॥ 

ਕਬਿੱਤ: 

ਨਾਨਕੀ ਅਲਾਈ: “ਕਬ ਮਿਲੋ ਫੇਰ 

ਆਈ??? 

ਦਿਦਾਰ ਕੋ। ” 

ਸੰਗ ਮਰਦਾਨਾ ਮੋ ਕੋ ਲੈਕੇ ਗੁਰ ਚਲੇ 

ਤਬ 

ਜਾਂ ਕੇ ਵਾਕ ਨੌਕਾ' ਭਵ ਸਾਗਰ ਕੇ ਪਾਰ_'ਬੇੜੀ ਵਤ ਹਨ। “ਪਾਰ ਕਰਨ ਨੂੰ। 
ਕੋ2। 

ਚਾਰ ਘਟੀ ਰੈਨ! ਕੁਚ ਕੀਨੋਂ ਦੁਰ ਗਏ 'ਚਾਰ ਘੜੀਆਂ ਰਾਤ ਰਹਿੰਦੀ। 
ਚਲਿ 

ਭੋਰ! ਭਈ ਲੈਘੇ ਕੋਸ ਪੰਚਮ ਹਜ਼ਾਰ 'ਸਵੇਰ। “ਪੰਜ ਹਜ਼ਾਰ। 
ਕੋ?। 

ਠਾਂਢੇ ਹੋਇ ਬੂਝੈ' “ਕਹੋ ਕਹਾਂ ਹਮ ਆਏ 

ਅਬ 





ਥਾਨ ਪਹਿਚਾਨੋ ਮਨ ਕੀਜਿਯੇ ਬਿਚਾਰ 


2 


ਕੋ” ॥੪੮॥ 

ਕਬਿੱਤ: 

“ਆਪ ਕਰਤਾਰ ਤੁਮ ਧਰਾ ਅਵਤਾਰ 
ਭਵ 

ਸਦਾ ਹੀ ਅਪਾਰ ਹੋ ਨ ਸ਼ੇਸ਼' ਪਾਰ 'ਸ਼ੇਸ਼ਨਾਗ। “ਅੰਤ ਨਹੀਂ ਪਾ ਸਕਦਾ। 
ਪਾਵਈ”। 

ਗਤਿ 

ਨੇਤਿ ਨੇਤਿ ਕਹੈ ਬੇਦ, ਕੈਸੇ ਅੰਤ 
ਪਾਵਈ। ? 

ਬੋਲਯੋ ਮਰਦਾਨਾ “ਏਹ ਜਾਨਯੋ ਸੋਊ 
ਥਾਨਾ 

ਜਹਾਂ ਮੱਕੇ ਕੋ _ਪਯਾਨਾ ਕੀਨ ਮੋ ਕੋ 
ਦ੍ਰਿਸ਼ਟਾਵਈ। ` 

ਸੁਨਯੋ ਮੁਸ਼ਕਾਨੇ “ਨੀਕੀ! ਕੀਨ ਤੈ” 'ਠੀਕ। 


975 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 976 


ਪਛਾਨੇ ਅਬ? 
ਮੇਰੀ ਦਿਸ਼ ਦੇਖਿ ਪੁਨ ਸ਼੍ਰੀ ਗੁਰੂ 
ਅਲਾਵਈਂ' ॥੪੯॥ 


੮ਦਹਾਰਾ , 





ਪੁਭੁ ਗਤਿਦਾਇ! ॥੫੦॥ 
ਸ੍ਰੈਯਾ: 

ਹੈ ਜਿਤ ਚਾਹ ਚਲੋ ਤੁਮਰੀ 

ਪਸ਼ਚਾਤ ਚਲੈ' ਸੁਨਿਯੇ ਸੁਖਦਾਨਾ !” 

ਸ਼ੀ ਗੁਰ ਭਾਖਤਿ “ਮੇਰੁ ਕੇ ਊਪਰ 

ਹੈ ਸਿਧ ਮੰਡਲੀ ਜਾਂ ਮਨ ਮਾਨਾ”। 'ਜਿਨ੍ਹਾਂ ਦੇ ਮਨ ਵਿੱਚ ਮਾਨ ਹੈ। 
ਦੇਖਹਿਂ ਸੋ, ਤਹਿ ਥਾਨ ਚਲੋ ? 

ਸੁਨਿ ਯੋ ਕਰ ਬੰਦਿ, ਉਠਜਯੋ ਮਰਦਾਨਾ। 

“ਮੋਹਿ ਛੁਧਾ ਜਬ ਦੇਹੁ ਹਟਾਇ 


ਤਬੈ ਤੁਮਰੇ ਸੰਗ ਹੋਇ _ਪਯਾਨਾ? 
॥੫੧॥ 


॥੫੨॥ 

ਸੈਯਾ: 

ਤਾਹਿਂ ਬਿਲੋਕਤਿ ਹੀ ਹਰਖਾ ਕਰ 
ਬੰਦਿ ਕਹੈ ਗੁਰ ਸੋਂ ਮਰਦਾਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 977 





ਸਭਿ ਹੀ ਧਰਨੀ ਪਰ ਹੇਮ ਮਹਾਨਾ। 

ਹੈਂ ਸਰਿਤਾ ਜਿਨ ਮੈ ਰਸ ਸੁੰਦਰ 

ਮਾਨਵ ਏਕ ਨਹੀਂ ਇਸ ਥਾਨਾ। 

ਕੰਚਨ ਔ ਰਸ! ਬਾਦ” ਪਰਯੋ ਸਭਿ? __'ਜਲ। “ਬਿਅਰਥ। 
ਯੌੱ` ਸੁਨਿ ਸ਼ੀ ਗੁਰ ਬੈਨ _ਬਖਾਨਾ 

॥੫੩॥ 


॥੫੪॥ 

ਕਬਿੱਤ: 

ਸੁਨਿ ਮਰਦਾਨਾ ਮਨ ਮਾਂਹਿ ਹਰਖਾਨਾ 

ਤਬ 

ਬਚਨ ਬਖਾਨਾ ਦੇਖਿ ਕਰੁਨਾ ਨਿਧਾਨ 

ਕੋ। 

“ਅਇਸੁ ਜੋ ਪਾਊ ਕਰਿ ਪਾਨ! 
ਤਿਪਤਾਊ' 

ਛੁਧਾ ਪਯਾਸ ਕੋ _ਮਿਟਾਊ ਕਰੌ ਨਾਸ਼ 
ਸਭਿ ਮਾਨ ਕੋ।? 

ਮੰਦ ਮੁਸਕਾਇ ਗੁਰੂ ਬਚਨ ਅਲਾਇ 

“ਉਰ ਜਰੈ ਜੇ! ਅਜਰ£?, ਤਬ ਕੀਜੈ 'ਰਿਦੇ ਵਿੱਚ ਜੇ ਪਚਾਵੇਂ। “ਨਾ ਜਰੀ ਜਾਣ ਵਾਲੀਂ। 
ਇਹ ਪਾਨ ਕੋ।? 

“ਚਿਰੰਕਾਲ ਭਯੋ ਤੁਮ ਸੰਗ! ਬਿਚਰਨ 'ਨਾਲ। 
ਲ੍ਯੋ 

ਕੀਜੈ ਕਬਿ ਦਯਾ ਬਰ ਦੀਜਿਯੇ ਪਚਾਨ 


ਕੋ!” ॥੫੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 978 





ਜਾਮ ਸੁ ਏਕ ਖੁਲੇ ਤਿਹ ਨੈਨ 

ਭਯੋ ਭਵ ਮੋਹ! ਬਿਹੀਨ ਸੁਜਾਨਾ ॥ 
ਮੋਰ ਐ ਤੇਰ ਭੁਲਾਇ ਦਯੋ ਉਰ 
ਗਯਾਨ ਭਯੋ __ਮਿਟ ਗਯੋ _ਅੱਗਯਾਨਾ 


॥੫੩॥ 

ਕਰ ਬੰਦਿ ਉਭੇ ਕਰਿ ਬੰਦਨ ਪਾਇ 

ਪ੍ਰਸੰਸਤਿ' ਵਾਕਨ ਸੋ ਸਖਕੰਦੂ। ।ਉਸਤਤ ਵਾਲੇ। 

“ਜਗ _ਨਾਯਕ ਹੋ, _ਗਤਿ _ਦਾਯਕ! 'ਮੁਕਤੀ ਦਾਤੇ। 'ਦਾਸਾਂ ਦੇ। 

ਪਾਯਕ” 

ਘਾਯਕ ਮੋਹ ਕੇ, ਦੰਭ ਨਿਕੰਦੁ”। ਮੋਹ ਨਾਸ਼ ਕਰਨ ਵਾਲੇ। “ਪਖੰਡ ਕੱਟਣ ਵਾਲੇ। 
ਕਚਿਯੇ ਸੁ ਖਿਮਾਂ ਬਖਸ਼ੋ ਮਮ ਔਗੁਨ 


ਨਾਮ ਲਏ ਤਵ ਨਾ ਜਮ ਫੰਦ। ।ਆਪ ਦਾ। “ਧਰਮਰਾਜ ਦੀ ਫਾਹੀ ਨਹੀਂ ਪੈਂਦੀ। 
ਅਨਜਾਨਪਨੇ ਬਚ ਬੋਲੇ ਸਨੰਮੁਖਾਂ /ਸਾਮੂਣੇ। 

ਪਾਲਕ _ਘਾਲ ਸੰਸਾਰ! ਗੁਬਿੰਦੂ?!” 'ਜਗ ਦੇ ਪਾਲਣ ਤੇ ਸੰਘਾਰ ਕਰਣ ਵਾਲੇ। “ਹੇ 
॥੫੭॥ ਪਰਸੇਸ਼ਰ ਸਰੂਪ! 


ਸੈਯਾ: 

ਯੌ ਸੁਨਿ ਕੈ ਹਰਖਾਇ ਗੁਰੂ 

ਮੁਖ ਵਾਕ ਅਲਾਇ ਸੁਨਾਵਤਿ ਤਾਂਹੀ। 
“ਜੋ ਤੁਮ ਬੂਝਤਿ ਹੋ ਹਮ ਸੋ 
ਪਸ਼ਚਾਤ ਕਥਾ ਹੁਇ ਸੇ ਜਗ ਮਾਂਹੀ। 
ਜੇ ਪਢਿ ਹੈਂ ਸੁਨਿ ਹੈਂ ਤਿਨ ਕੋ 
ਮਾਨਹਿਂ, ਸੇ ਸ਼ੁਭ ਮਾਰਗ ਪਾਹੀਂ। 
ਹੋਂ ਹਰਖਾਵਿਤ ਹੋ” ਤੁਮ ਬੂਝਤਿ 
ਔਰ ਬਿਚਾਰ ਕਰੋ ਕੁਛ ਨਾਂਹੀ ॥੫੮॥ 
(ਮਰਦਾਨੇ ਨਾਲ ਖੁਸ਼ੀ ਦੇ ਵਚਨ) 

ਸੈਯਾ: 


ਸੋ ਸਿਖ ਜਾਨ ਭਲੇ ਹੈ' ਪੁਬੀਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੰਦੇਹ ਰਿਦੇ ਗੁਰ ਬੂਝਤਿ ਜੋਊ'। 
ਸ਼ੰਕ ਤਜੈ' ਮਨ ਹੋਇ ਨਿਸ਼ੰਕਾਂ 

ਬਿਨੈ ਕਰਿ ਕੈ ਨਿਰਸੰਸਤਿ' ਹੋਊ। 

ਸੋ ਗੁਰ ਹੈ ਗਤਿਦਾਯਕ ਜਾਨਹੁ 

ਦਾਸ ਸੰਦੇਹ ਸਭੈ ਦਿਯ ਖੋਊ। 

ਯੌ ਕਰਿ ਹੋਇ ਸੁਖੀ ਪੁਨ, ਨਾਤੁਰਾ 
ਬੰਚਕਾਂ ੨॥ ਨਿਜ?” ਸਰਾਰਥੀ” ਦੋਊ”' 
॥੫੯॥ 

ਸ੍ਰੈਯਾ: 

ਸੇਵਕ ਕੋ ਗੁਰ ਕੋ ਸਨਬੰਧਾਂ 

ਭਲੋ ਇਹ ਹੈ ਤੁਮ ਸੋ ਜੁ ਉਚਾਰਾ। 
ਬੂਝਿ ਰਿਦੇ ਸੰਦੇਹ' ਸਭੈ 

ਗੁਰ ਤਾਂਹਿ ਬਤਾਇ ਕੈ ਦੇਤਿ ਬਿਦਾਰਾ'। 
ਸੇਵਕ ਬੂਝਿ/, ਬਤਾਇ ਗੁਰੂ ਨਹਿ? 
ਸੋ ਗੁਰ ਤਯਾਗ', ਨ ਲਾਉ ਅਵਾਰਾ”। 
ਤਾਂ ਢਿਗ ਤੇ ਗਤਿ ਪਰਾਪਤਿ ਹੋਤਿ ਨ 
ਆਪ ਤਰੈ ਨਹਿ ਕਯੋਂ _ਸਿਖਤਾਰਾ”` 
॥੬੦॥ 

ਸ੍ਰੈਯਾ: 

ਭੂਖ ਪਿਪਾਸ'' ਗਈ ਤਨ ਤੇ ਪੁਨ 
ਤਾਂ ਦਿਨ ਤੇ ਨਹਿੰ ਸੋ ਕਬਿ ਹੋਈ। 
ਬੈਨ ਸੁਨੇ ਗੁਰੁ ਕੇ ਹਰਖਾ 

ਪਦ ਬੰਦਤਿ ਹੈ ਕਰਿ ਬੰਦਿਕੈ ਦੋਈ। 
ਬੂਝਨ ਤੇ ਨਿਰਸੰਸ! ਭਯੋ ਮਨ 

ਸ਼ੰਕ ਗਵਾਇ ਰਹੀ ਨਹਿ ਕੋਈ। 

ਸ਼ੀ ਗੁਰ ਨਾਨਕ ਸੰਗਿ ਫਿਰਯੋ 


ਸਫਲੀ ਨਿਜ ਦੇਹਿ ਕੋ ਮਾਨਤਿ ਸੋਈ 


॥੬੧॥ 

ਸ੍ਰੈਯਾ: 

“ਭੂਖ ਪਿਪਾਸ ਲਗੈ ਨ ਤੁਮੈ' 

ਕਿਹ ਕਾਰਨ?” ਬੂਝਤਿ ਹੈ ਮਰਦਾਨਾ। 
“ਸਾਲ ਦੁ ਸਾਲ ਬਿਹਾਵਤਿ ਹੈਂ” 


979 





ਜੋ ਦਿਲ ਦਾ ਸੰਸਾ, ਗੁਰੂ ਤੋ ਪੁੱਛ ਲੈਂਦੇ ਹਨ। 
'ਸ਼ੰਕਾ ਰਹਿਤ। 
!ਸੰਸਾ ਰਹਿਤ। 


ਨਹੀਂ ਤਾਂ। 
'ਠੌਗ। “ਅਪਨੇ। 'ਮਤਲਬੀ। “ਦੋਵੇਂ (ਗੁਰੂ ਤੇ 
ਚੇਲਾ)। 'ਪਾ:-ਜਗ ਮਾਂਹਿ ਸੁ ਦੋਊ। 


।ਤਅੱਲਕ। 


"ਪਾ:-ਰਿਦੇ ਕੇ ਸੰਦੇਹ। 
"ਪਾ:-ਨਿਵਾਰਾ। 

/ਪੁੱਛੇ। “ਦੱਸੇ ਗੁਰੂ ਨਾਂ। 
ਛੱਡ ਦਿਓ। “ਡੇਰ ਨਾ ਲਾਓ। 


'ਤਾਰੇਗਾ। 


'ਤ੍ਰੇਹ। 'ਪਾ:-ਪਿਆਸ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਬਿਨ ਭੋਜਨ ਤੇ, ਨਹਿੰ ਪਾਨ ਕੁ ਪਾਨਾ। ਨਾ ਹੀ ਪਾਣੀ ਪੀਂਦੇ ਹੋ। 
ਕੌਨ ਅਹਾਰ ਅਧਾਰ ਰਹੈ? 

ਨਿਰਧਾਰ' ਕਹੋ ਮੁਝ ਕੋ ਗੁਨਖਾਨਾ ! 'ਨਿਰਨੇ ਕਰਕੇ। 

ਹੈ ਜੁ ਸੰਦੇਹ! ਰਿਦੈ ਹਮਰੇ 'ਸ਼ੱਕ। 

ਇਹ ਦੇਹੁ ਮਿਟਾਇ, ਕਰੋ ਪ੍ਰਸਥਾਨਾ” 

॥੬੨॥ 


“ਗੁਰੁ ਸਿੱਖ ਭਲੇ ਮਨ ਭਾਉ ਜੁ ਧਾਰੈ'। 
ਹੈ ਭਗਤੀ ਤਿਨ ਕੇ ਮਨ ਅੰਤਰ 

ਜੇ ਗੁਰੁ ਕੋ ਨਿਸ਼ਚਾ ਨ ਨਿਵਾਰੈ”। 
ਭੋਜਨ ਕੋ ਕਰਿਹੈਂ ਹਿਤ ਸੋ 

ਗੁਰੁ ਸਿੱਖਨ ਕੋ ਗੁਰੁ ਸਿੱਖ ਖੁਵਾਰੈ”। 
ਸੋ ਮੁਹਿ ਪਰਾਪਤਿ ਹੋਵਤਿ ਹੈ 

ਤਬ ਜਾਇ ਛੁਧਾ, ਰਹੋ ਤਾਂਹਿ ਅਧਾਰੈ” 
॥੬੩॥ 


<< 


ਦਹਰਾ : 

ਸਾਚ ਬਚਨ ਮਮ ਜਾਨ ਇਹ, ਮਰਦਾਨੇ 

ਮਨ ਮਾਨਿ। ” 

ਅਸ ਕਹਿ ਗਮਨੇ ਮੇਰੁ ਕੋ, ਸਿੱਧਨ 'ਨਾਸ਼ ਕਰਨ ਲਈ। “ਹੰਕਾਰ। 
ਖੋਵਨ' ਮਾਨ” ॥੬੪॥ 


980 


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਸੁਲਤਾਨਪੁਰ ਜਾਵਨ, ਮਰਦਾਨੇ ਕੋ 


ਪੁਸੰਗ” ਬਰਨਨੰ ਨਾਮ ਉਣਾਹਠਮੋ' ਅਧਯਾਯ ॥੫੯॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 981 





੬੦. [ਗੁਰਚਰਨ ਮੰਗਲ। ਸੁਮੇਰ ਤੇ ਗੋਰਖ, ਮਛਿੰਦੂ, ਲਹੁਰੀਪਾ ਨਾਲ ਚਰਚਾ] 


(ਸ਼ੁਭ ਗੁਣਾਂ ਦੀ ਸੈਨਾ ਨਾਲ ਦਿਗਵਿਜੈ) ॥੧..॥ 
(ਗੋਰਖ ਮਿਲਿਆ) ॥ ੧੫..॥ 
(ਮਛਿੰਦੂ) ॥੩੭..॥ 
(ਲੁਹਰੀਪਾ) ॥ ੪੬..॥ 
(ਕਮਲ ਦਲ ਪੰਖੜੀਆਂ) ॥੪੯..॥ 
(ਦਸ ਪ੍ਰਾਣ ॥੫੦॥ 
(ਪੰਜ ਤੱਤ) ॥੫੧॥ 
(ਪੰਝੀ ਪੁਕ੍ਰਿਤੀਆਂ) ॥ ..੫੩॥ 
(ਕਥਾ ਸੁਣਕੇ ਗੁਰੂ ਜੀ ਦੀ ੭ ਦਿਨ ਸਮਾਧੀ ਲੌਗੀ) ॥੫੫..॥ 

ਦੋਹਰਾ: 
ਸ਼ੀ ਗੁਰ ਚਰਨ ਸਰੋਜ ਕੋ, 
ਪੈਮ ਅਮੀ ਪਹਿਚਾਨ। 
ਸਰੋਜ=ਕਵਲ। ਅਮੀ=ਅੰਮ੍ਰਿਤ। [ਸੰਸ. ਅਮਿਰਤ। ਪੁਾਕ੍ਰਿਤ, ਅਮਿਅ। ਹਿੰਦੀ, ਅਮਯ, ਅਮਿ, 
ਅਮੀ।] 
ਅਮਰ ਅਜਰ ਸੁਖ ਪਾਇ ਹੈ, 
ਜੇ ਕਰਿਹੀ ਤਿਹ ਪਾਨ ॥੧॥ 
ਅਮਰ=ਜੋ ਨਾ ਮਰੇ, ਸਦਾ ਬਿਰ। ਅਜਰ=ਜਿਸਨੂੰ ਬੁਢੇਪਾ ਨਾ ਆਵੇ, ਜੋ ਇਕ ਰਸ ਰਹੇ। 
ਪਾਨ=ਪੀਣਾ। 
ਅਰਥ: 
ਸ਼ੀ ਗੁਰੂ ਜੀ ਦੇ ਚਰਨਾਂ ਕਮਲਾਂ ਦਾ (ਜੋ) ਪ੍ਰੇਮ ਹੈ (ਉਸ ਨੂੰ) ਪਛਾਣ (ਕਿ ਉਹ) ਅੰਮ੍ਰਿਤ ਹੈ। 
ਜੋ ਉਸ ਨੂੰ ਪੀਣਗੇ (ਓਹ) ਅਮਰ ਤੇ ਅਜਰ ਸੁਖ ਪ੍ਰਾਪਤ ਕਰਨਗੇ। 
ਸ਼ੀ ਬਾਲਾ ਸੰਧੁਰੁ ਵਾਚ ॥ 
ਕਬਿੱਤ: 'ਜਗਤ ਜਿੱਤਣ ਲਈ। “ਫੌਜ। 
ਦਿਗਬਿਜੈ ਹੇਤ ਸਾਜਿ ਬੇਦੀ ਕੁਲਕੇਤੁ 
ਦਲ“, 
ਚਲੇ ਦੰਭ _ਦਲਿਬੇ ਕੋ, _ਦਲਿਨਿ! 'ਆਸੁਰੀ ਸੰਪਦਾ ਦੀਆਂ) ਫੌਜਾਂ ਨੂੰ। “ਦੂਰ ਕਰਨ 
ਬਿਦਾਰਿਯਾ”। ਵਾਲੇ। 
(ਸ਼ੁਭ ਗੁਣਾਂ ਦੀ ਸੈਨਾ ਨਾਲ ਦਿਗਵਿਜੈ) 
ਭਗਤਿ!” ਕੀ ਕੇਤੁ?, ਪਟ” ਪ੍ਰੋਮ ਕੇ 'ਭਗਤੀ (ਰੂਪੀ)। “ਝੰਡਾ। “ਬਸਤਰ (ਜੋ ਝੰਡੇ ਤੇ 
ਸਮੇਤ ਬੂਲਦਾ ਹੈ)। 
ਕਰਿ ਕੀਰਿਤਿ' ਨਿਸ਼ਾਨੋ2 ਘਹਿਰਾਨੋ? 'ਵਾਹਿਗੁਰੂ ਦਾ) ਜਸ (ਰੂਪੀ)। “ਧੈੱਸਾ। 'ਵੱਜਦਾ 
ਘਨ“ ਭਾਰਿਯਾ”। ਹੈ। “ਬੱਦਲ (ਵਤ)। “ਭਾਰੀ। 


ਗਯਾਨ ਕੋ ਖੜਗ ਧਰਿ, ਜੁਗਤਿ? 'ਤਲਵਾਰ ਧਾਰਕੇ। “ਯੁਕਤੀ। 'ਧਨੁਖ। “ਬਣਾਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਮਾਨ” ਕਰਿ” 

ਨਾਨਾ! ਦ੍ਰਿਸ਼ਟਾਂਤ ਲੀਨ _ਸਿਲੀਮੁਖ” 
ਧਾਰਿਯਾ। 

ਜਹਾਂ ਦਿਢ! ਕੋਟ” ਤਹਾਂ ਕਰਾਮਾਤ ਤੋਪ 
ਸੰਗਿ 

ਢਾਹਿ ਕੇ ਮਦਾਨ ਕੀਨ ਮਿਲੇ ਅਰਿ 
ਹਾਰਿਯਾ? ॥੨॥ 

ਕਬਿੱਤ: 

ਨਾਮ ਕੋ ਭਜਨ ਨੀਕੋ ਪਹਿਰ ਸੰਨਾਹਿ' 
ਤਨ 

ਕੋਟਕਿ!' ਤਰਕ? ਤਰਵਾਰ” ਨ ਕਟਤਿ 
ਹੈਂ“। 

ਨੀਵੋ ਮਨ ਰਾਖਨ ਸਿਪਰ! ਗਹਿ? ਹਾਥ 
ਬਿਖੈ 

ਕ੍ਰੋਧ ਰੂਪ ਬਾਨ! ਜਾਂ ਕੋ ਛੁਇ ਨ ਸਕਤਿ 
ਹੈਂ। 

ਮਤਿ 

ਦਯਾ, ਉਪਕਾਰ ਅਤਿ ਸ਼ੁਧਾ! ਜੀ 
ਛਕਤਿ? ਹੈ'। 

ਧਰਮ ਤੇ ਆਦਿ ਜੋਧਾ ਔਰ ਵਡੇ ਚਢੇ 
ਸੰਗਾਂ 

ਜੀਤਬੇ ਕੋ ਮੋਹ! “ਮਾਰ ਮਾਰ?”, ਹੀ 
ਹਟਤਿ ਹੈਂ” ॥੩॥ 

ਅੜਿੱਲ: 


ਇਸ ਪੁਕਾਰ ਜਬ ਚਲੇ, ਮੇਰੁ' ਪੈ ਜਾਨ 


982 





'ਕਈ। “ਤੀਰ। 

'ਪੱਕਾ। 2ਕਿਲ੍ਹਾ। 

'ਵੈਰੀ। “ਹਾਰਕੇ। 

'ਸੰਜੋਇ। 

'ਕੌੌੜਾਂ ਹੀ। “ਦਲੀਲਾਂ। “ਤਲਵਾਰਾਂ। “ਨਹੀਂ ਕੱਟ 
ਸਕਦੀਆਂ ਹਨ। 

'ਮਾਨੋ') ਢਾਲ। “ਫੜੀ ਹੈ। 


!ਤੀਰ। 


'ਭਰੋਸਾ। “ਮਨ ਵਿਚ ਭਰੇ ਯਾ ਟਿਕੇ ਹਨ। ਛਕਨਾ 
ਦਾ ਭਾਵ ਨਸ਼ੇ ਵਿੱਚ ਹੋਨਾ ਬੀ ਹੈ ਗੋਯਾ ਇਨ੍ਹਾਂ 
ਗੁਣਾਂ ਦਾ ਅੰਦਰ ਸਾਹਸ ਹੈ। 
'ਪਾ:-ਚਢੇ ਔਰ ਵਡੇ ਸੰਗ। 


ਮੋਹ ਦੇ ਜਿੱਤਣ ਲਈ। ਮਾਰੋ ਮਾਰੋ। “ਕਹਿੰਦੇ 
ਹਨ। 
'ਸੁਮੇਰ ਪਰਬਤ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 983 


ਹੋ ਉਤ! ਗੋਰਖ ਕੀ ਸੁਨਹੁ, ਰਿਦੈ ਜਿਯੋ 'ਉਧਰ। 
ਤਿਨ ਠਈ ॥੪॥ 





ਦੋਹਰਾ: !ਪਹਿਲੇ। 

ਭਰਥਰਿ ਪੂਰਬ! ਜਬ ਮਿਲ੍ਯੋ, ਸੁਨੇ 

ਬਚਨ ਤਤਸਾਰ। 

ਗੋਰਖ ਢਿਗ ਗਮਨਜਯੋ ਤਬਹਿ, ਬੰਦਯੋ 

ਪਦ ਸਿਰ ਧਾਰਿ ॥੫॥ 

ਅੜਿੱਲ: 

'ਸੁਨਹੁ ਗੁਰੂ ਜੀ ਬੈਨ, ਧਰਾ ਪ੍ਰਭੁ 

ਅਵਤਰੇ'। 

ਮਿਲਯੋ ਦੇਵ ਰਿਖ ਮੋਹ, ਤਬੈ ਤਿਨ 'ਨਾਰਦ। “ਖਬਰ ਕੀਤੀ ਹੈ। 
ਸੁਧ ਕਰੇ”। 

ਮੈ' ਬੈਠਯੋ ਇਕ ਥਾਨ, ਤਹਾਂ ਸੋ ਆਇ 

ਕੈ। 

ਹੋ ਪੁਸ਼ਨ ਉੱਤਰ ਕਹਿ ਸਾਰ, ਰਹਜੋ 

ਹਰਖਾਇ ਕੈ ॥੬॥ 

ਮਿਲਹੁ ਜਾਇ ਕਿਹ! ਥਾਨ ਪੰਥ? ਨਿਜ” 'ਕਿਸੇ। “ਮਤ ਵਿਚ। 'ਆਪਣੇ। 
ਆਨਿਯੇ। 

ਦੀਜੈ _ਤਿਹ ਉਪਦੇਸ਼ ਜੋਗ ਗੁਨ 


ਜਹਿੰ ਤਹੀਂ ॥੭॥ 

ਯੌ ਨ ਲਖਹੁ! ਮਨ ਮਾਂਹਿ-ਪੁਭੂ ਕਿਉ” 'ਇਹ ਨਾਂ ਜਾਣੋ। “ਕਿੱਕੁਰ (ਸਾਡੇ) ਰਾਹ ਪੈ 
ਮਗ ਪਰੇ?2-। ਰੇ ਜਾਏਗਾ। 

ਰਾਮ, ਕ੍ਰਿਸ਼ਨ ਅਵਤਾਰ ਆਨ ਜਗ ਗੁਰੁ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 984 





<< 


ਦਹਰਾ : 

ਸੁਨਿ ਗੋਰਖ ਮਨ ਮਹਿ ਲਖੀ - 
ਸ਼ਕਤਿਵਾਨ ਹੈ ਕੋਇ। 

ਸ਼ੀ ਬਿਸ਼ਨੂ ਅਵਤਾਰ ਜੋ ਅਬਿ ਕਲਿ 
ਰਿ 


ਤਦਪਿ ਜੀਤ ਕਰ ਤਾਂਹਿ, ਮੈ ਆਨੋ 
ਨਿਜ ਪੰਥ ਮੈੱ-। 


ਅਸਿ ਬਿਧਿ ਧਰਿ ਉਹ ਮਾਂਹਿ, ਕੀਨ 'ਸੁਮੇਰ। 'ਗੋਰਖ ਸੁਮੇਰ ਦਾ ਵਾਸੀ ਨਹੀਂ ਸੀ, 
ਪਯਾਨਾ ਮੇਰੁ! ਤੇ' ॥੧੦॥ ਹੁਣ ਚਲਿਆ ਹੈ, ਇਹ ਗੱਲ ਯਾਦ ਰਹੇ। 


ਉਤ ਗੋਰਖ ਯੌ ਕੀਨ, ਗੁਰੂ ਕਥਾ 
ਇਤਕੀ ਸੁਨਹੁ। 
ਗਮਨੇ ਪ੍ਰਭੂ ਪ੍ਰਬੀਨ, ਜਿਨ ਬਾਨੀ ਤੇ 
ਸਿ ॥੧੧॥ 


ਨ ਗੁਨਖਾਨਿ. ਹਨਿਨਿ ਸਭਿ 

ਸਿੱਧਨ ਮਾਨਾ। 

ਗਏ ਹਿਮਾਚਲ' ਉਰਧ, ਦੇਖਿ ਬੋਲਯੋ 'ਹਿਮਾਲਾ ਪਹਾੜ ਉੱਪਰ। 

ਮਰਦਾਨਾ। 

"ਕੈਲਾਸ਼ ਪਹਾੜ ਦੇ ਪਾਸ ਮਾਨਸਰੋਵਰ ਝੀਲ ਹੈ, ਉਸਤੋ` ਅੱਗੇ ਸੋਨਾਂ ਬੀ ਨਿਕਲਦਾ ਹੈ, ਗ਼ਾਲਬਨ 
ਸੁਮੇਰ ਤੋ" ਇਹੋ ਟਿਕਾਣਾ ਮੁਰਾਦ ਹੈ ਇਸ ਥਾਂ ਨੂੰ ਬੋਧੀ ਤੇ ਹਿੰਦੂ ਤਪੱਸ੍ਹੀ ਦੋਵੇਂ ਤੀਰਥ ਮੰਨਦੇ ਹਨ। 
ਥਾਂ ਦਾ ਚਿੱਟਾ ਨਜ਼ਰ ਪੈਣ ਦੀ ਮੁਰਾਦ ਬਰਫ ਤੋ ਹੈ ਜੋ ਓਥੇ ਵਰਹੇ ਦਾ ਬਹੁਤ ਸਾਰਾ ਹਿੱਸਾ ਰਹਿੰਦੀ 
ਹੈ। ਕੈਲਾਸ਼ ਦੀ ਚੋਟੀ ਤਾਂ ਸਾਲ ਭਰ ਹੀ ਬਰਫਾਨੀ ਰਹਿੰਦੀ ਹੈ। ਅੰਕ ੧੩ ਵਿੱਚ ਬਰਫ ਦਾ ਪਤਾ 
ਆਪ ਦਿੰਦੇ ਹਨ। ਵਿਸ਼ੇਸ਼ ਵੇਖੋ ਇਸੇ ਪੋਥੀ ਦੇ ਅਧਯਾਯ ੬੪, ਅੰਕ ੭੪ ਦੀ ਟੂਕ। 


ਦੋਹਰਾ: 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 985 





“ਨਾਮ ਹਿਮਾਲੈ ਸੈਲਾ ਕੋ 
ਬਹੁਰ ਸੇਤ ਜੋ ਦੇਖ। 

ਪਰੀ ਬਰਫ ਸੋ ਜਮ ਰਹੀ, 
ਸੀਤਹਿ' ਕਰਹਿ ਬਿਸ਼ੇਖ ॥ ੧੩॥ 


ਪੰਜੇ) ਪਾਂਡੋ। ਗਲ ਗਏ। 


'ਪੰਛੀ। “ਗ਼ਲ ਜਾਂਦਾ ਹੈ। "ਭਾਵ ਬਰਫ ਤੇ ਸਰਦੀ 

ਜਾਈ'। ਐਤਨੀ ਹੈ ਕਿ ਇਧਰ ਦੇ ਲੋਕ ਜੇ ਏਥੇ ਜਾਕੇ 
ਬਾਰਾਂ ਮਹੀਨੇ ਰਹਿਣ ਲਗ ਪੈਣ ਤਾਂ ਸਰਦੀ ਬਹੁਤ 
ਚਿਰ ਨਾ ਝੱਲ ਸਕਣ ਕਰਕੇ ਮਰ ਜਾਂਦੇ ਹਨ। 

ਏਕ ਬਚਯੋ ਧੁਮਰਾਇ ਕੋ ਤਾਤਾ (ਧਰਮਰਾਜ ਦਾ ਪੁਤ੍ਰ, ਯੁਧਿਸ਼ਟਰ। 

ਨ ਆਯੋ ਇਤੈ ਸੁਰ ਲੋਕ ਸਿਧਾਈ!'। _'ਦੇਵਪੁਰੀ ਚਲਾ ਗਿਆ। 

"ਇਹ ਪਾਂਡਵਾਂ ਬਾਬਤ ਰਵਾਯਤ ਹੈ ਕਿ ਰਾਜ ਛੱਡਕੇ ਤਪੱਸਯਾ ਕਰਨ ਏਧਰ ਗਏ ਸਨ। ਦ੍ਰੋਪਦੀ ਤੇ 

ਚਾਰੇ ਭਰਾ ਇਕ-ਇਕ ਕਰਕੇ ਇਨ੍ਹਾਂ ਬਰਫਾਂ ਵਿਚ ਹੀ ਮਰ ਗਏ। ਕੇਵਲ ਯੁਧਿਸ਼ਟਰ ਅਪਣੇ ਕੁੱਤੇ 

ਸਮੇਤ ਬੈਕੁੰਠਾਂ ਵਿਚ ਅਪੜਿਆ ਸੀ। ਗਰਮ ਮੁਲਕਾਂ ਦੇ ਵਾਸੀਆਂ ਦਾ ਇਥੇ ਪਹੁੰਚਣਾ ਅਜੇ ਬੀ ਕਠਨ 

ਹੈ, ਗਰਮੀਆਂ ਦੇ ਮੌਸਮ ਵਿਚ ਥੋੜੇ ਚਿਰ ਲਈ ਲੋਕੀ ਆ ਜਾ ਸਕਦੇ ਹਨ। 

ਸ਼ੀ ਕਰਤਾਰ ਦਯਾ ਤੁਝ ਪੈ 

ਤਨ ਖੇਦ ਨਹੀਂ ਇਹ ਠੌਰ ਦਿਖਾਈ। ? 

ਆਗੈ ਚਲੇ -ਸਿਰਧਾਰ' ਪਹਾਰ- 

ਬਿਲੋਕਤਿ ਤਾਂਹਿ ਕੋ ਬਾਨੀ ਅਲਾਈ 

॥੧੪ | 

"ਸਿਰਧਾਰ-ਕਿਸੇ ਪਹਾੜ ਦੀ ਚੋਟੀ ਦਾ ਨਾਮ ਹੈ। ਸੁਰਦਾਰੁ ਚੀੜ ਜਿਸਨੂੰ ਦੇਉਦਾਰ ਕਹਿੰਦੇ ਹਨ, 

ਸੁਰਦਾਰੁ ਪਰਬਤ, ਦੇਉਦਾਰਾਂ ਵਾਲਾ ਪਹਾੜ। ਕਿਸੇ ਪਹਾੜ ਦਾ ਨਾਮ ਜਾਪਦਾ ਹੈ, ਭਾਵ ਹੈ ਕਿ ਜਿਥੋ 

ਤਾਈਂ ਕਿ ਬ੍ਰਿੱਛ ਤੇ ਕੁਛ ਵਸੋ' ਹੈ, ਇਸਤੋ' ਅੱਗੇ ਫੇਰ ਜਿਉਂ-ਜਿਉਂ ਜਾਓ ਬ੍ਰਿੱਛ ਨਹੀਂ, ਵਸੋ ਨਹੀ, 

ਗੋਰਖ ਤਦੇ ਏਥੇ ਆਕੇ ਅੱਗੇ ਜਾਣੋ ਰੋਕਦਾ ਹੈ, ਅੱਗੇ ਫੇਰ ਰਾਹ ਪਗਡੰਡੀ ਬੀ ਨਹੀਂ ਮਿਲਦੀ। ਇਸੇ 

ਅਧਯਾਯ ਦੇ ਅੰਕ ੧੦ ਵਿੱਚ ਦੱਸਿਆ ਹੈ ਕਿ ਗੋਰਖ ਸੁਮੇਰ ਤੇ ਗਿਆ ਜਿਸ ਤੋ' ਸਪਸ਼ਟ ਹੈ ਕਿ 

ਸਿੱਧਾਂ ਦਾ ਟਿਕਾਣਾ ਉਰੇ ਕਿਤੇ ਜ਼ਰਾ ਘੱਟ ਠੰਢੇ ਥਾਂ ਤੇ ਸੀ। 

ਜੈਯਾ: 'ਰਾਹ। ?ਪਹਾੜ। 

“ਗੈਲ! ਨਹੀ ਇਹ ਸੈਲ? ਕੇ ਊਪਰ 

ਸੀਸ ਅਧੋ ਪਦ ਉਰਧ ਹੋਉ। ਸਿਰ ਹੇਠ ਤੇ ਪੈਰ ਉੱਪਰ ਨੂੰ। 

ਕੋ ਨਹਿ ਆਇ, ਮਹਾਂ ਬਿਖਰੋ ਮਗ 

ਆਵਤਿ ਸੋ ਹੁਇ ਖੇਚਰ' ਜੋਉ। ” 'ਅਕਾਸ਼ ਵਿੱਚ ਉਡਣ ਵਾਲੇ। (ਅ) ਜੋ ਖੇਚਰੀ 

ਹੁ 3 ਜਾਣੇ ਭਾਵ ਜੋਗ ਜਾਣੇ। (ਏ) ਜੇਹੜਾ ਆਵੇ ਉਸ 

ਨੂੰ ਖੇਚਰ ਖੇਚਲ (ਤਕਲੀਫ) ਹੁੰਦੀ ਹੈ। 

ਸੇਵਕ ਸ਼ਾਮ ਸਦਾ ਸੁਖਧਾਮ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭਨੈ' ਅਭਿਰਾਮ/ ਸੁਨੈ ਹਮ ਦੋਊ”। 
ਗੋਰਖ ਆਇ ਗਯੋ ਢਿਗ ਤਾਂ ਛਿਨ 
ਵਾਕ ਉਚਾਰਤਿ 'ਹੋ ਤੁਮ ਕੋਊ? 
॥੧੫॥ 

(ਗੋਰਖ ਮਿਲਿਆ) 

ਕਬਿੱਤ: 

ਕੌਨ ਤੁਮ ਨਾਮ? ਦੇਸ਼ ਛੋਰਿ ਆਯੋ ਕੌਨ 
ਕਾਮ? 

ਕੌਨ ਤੇਰੀ ਜਾਤਿ? ਕੀਓ ਕਿਤ ਕੋ 
ਪਯਾਨ ਹੈ ? 

ਗੈਲ ਨ ਬਸੁੰਧਰਾ”, ਪੁਕਾਸ਼ੇ ਮਾਰਤੰਡ? 
ਨਹਿ 

ਦੇਖੇ ਡਰ ਲਾਗੈ ਆਗੈ ਰਾਖਸ਼ ਭਯਾਨਾ, 
ਹੈ'। 

ਕੈਸੇ ਜਾਵੋ ਆਗੇ? ਪੀਛੇ ਹਟੋਂ ਅਬ 
ਭਾਗੇ ਜਾਹੁ 

ਕੋ ਨ ਦੁਖ ਲਾਗੇ ਮਮ ਬਚਨ ਜੇ ਮਾਨਿ 
ਹੈਂ। 

ਪੂਰੋ ਗੁਰੁ ਕੀਜੈ, ਇਤ ਜਾਨਿ ਨਾਮ 
ਲੀਜੈ ਤਬ 

ਬਿਨਾ ਆਈ ਚਲੇ ਕੈਸੇ ਦੇਨ ਨਿਜ ਪ੍ਰਾਨ 
ਹੈ?” ॥੧੬॥ 

ਕਬਿੱਤ: 


ਭਾਨੁ ' ਕੋ। 


ਮਾਂਹਿ ਜਿਹ: 
ਰਿਦੇ ਜੁ ਹਮਾਰੇ ਭਯ ਭਯੋ ਸਭਿ 
ਹਾਨਕੋ। 


986 





'ਸੁੰਦਰ। ?ਭਾਵ ਭਾਈ ਬਾਲਾ ਤੇ ਮਰਦਾਨਾ। 


ਪ੍ਰਿਥਵੀ (ਵਾਂਡੂ)। “ਸੂਰਜ। "ਕੋਈ ਦੇਉਦਾਰਾਂ ਦਾ 
ਘਨਾ ਜੰਗਲ ਹਨੇਰੇ ਵਾਲਾ ਹੋਣਾ ਹੈ। 

'ਭਯਾਨਕ। _'ਅਸਾਂ _ਮਾਨਸਰੋਵਰ ਹੋ _ਆਏ 
ਯਾਤੀਆਂ ਤੋ ਸੁਣਿਆ ਹੈ ਕਿ ਬੇਤਰਸ ਜਾਂਗਲੀ 
ਲੋਕ ਅਜੇ ਬੀ ਓਧਰ ਕਿਤੇ ਕਿਤੇ ਹੈਨ। 


'ਗੁਰੂ ਜੀ ਬੋਲੇ। 


ਅਪਨਾ _ਨਿਜਸਰੂਪ ਰੂਪੀ _ਦੇਸ਼। _ਅਗੰਮ 
ਅਵਸਥਾ। 
ਜਿੱਥੇ ਜੀ ਵਿੱਚ ਹੈ ਜਾਣਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 987 





ਦੁਖ ਸੁਖ ਜਾਨ ਸਮ, ਆਏ ਇਹ ਥਾਨ 

ਚਲਿ 

ਗੁਰੂ ਏਕੁੰਕਾਰ, ਜਾਂ ਕੇ ਨਹੀ ਹੈ ਸਮਾਨ 'ਕੋਈ। 

ਕੋ"। 

ਭੂਲਯੋ ਰਿਦੈ ਗੋਰਖ ਤੂੰ, ਸੁਧ ਤੇਰੀ 

ਗਈ ਸਭਿ 

ਔਧ' ਕੌ ਬਧਾਇ ਔਧ?, ਭਯੋ ਮਨੋ _'ਆਯੂ। “ਹੱਦ। ਮਨ ਦੇ ਮਾਨ ਦੀ। 
ਮਾਨ ਕੋ” ॥੧੭॥ 

ਕਬਿੱਤ: 

' “ਮਲ ਮੂਤ ਦੇਹਿ ਤੇਰੀ ਮਾਨ ਲੇਹਿ 
ਬਾਤ ਮੇਰੀ 

ਕਾਇਰ ਜਯੋ' ਧਾਮ ਬੋਲ ਬੋਲਤਿ ਨਿਲਾਜ 
ਹੈਂ। 

ਦੇਖੋ ਜਾਇ ਆਗੇ ਕੈਸੇ ਤਹਾਂ ਦੁਖ ਲਾਗੇ 
ਤੋਹਿ 

ਐਸੋ ਹੋਂ ਹੂੰ ਜਾਨੋ, ਭਯ ਦੇਖਿ ਕਰਿ 
ਭਾਜ ਹੈ'। 

ਕੌਨ ਬੇਖ ਤੇਰਾ ਐਸੋ ਆਗੈ ਨਹਿੰ ਹੇਰਾ 
ਕਬਿ 

ਹਨ ਤਯਾਗ ਦੀਜੈ ਮਨ ਹੋਇ ਸ਼ੁਭ ਕਾਜ 
ਹੈ। 

ਰਾਮ ਜਦੁ ਪਤਿ! ਆਦਿ ਕੀਨੋ ਜਗ ਗੁਰੂ 
ਆਇ 

ਤੁਮ ਕਯੋ' ਨ ਕਰੋਂ ? ਪਰਤਾਪ ਛਡੋ ਛਾਜ 
ਹੈ!” ॥੧੮॥ 

ਕਬਿੱਤ: 

“ਨਾਮ ਕੇ ਪ੍ਰਤਾਪ ਸੋ ਪਵਿੱਤਰ ਦੇਹਿ 
ਭਈ ਮੇਰੀ 

ਕਾਇਰ ਹੈ ਸੋਊ ਤੁਝ ਜੈਸੇ ਬਿਲਲਾਇ 'ਬਿਰਲਾਪ ਕਰਦੇ ਹਨ। 
ਹੈ?। 

ਦੇਖਨੇ ਕੀ ਇੱਛਾ ਉਰ ਦੇਖੈ” ਆਗੈ 

ਜਾਇ ਦੂਰ 


ਗੋਰਖ ਬੋਲਿਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 988 


ਬੋਲਿ ਕੈ ਡਰਾਂਵੈਂ' ਨਹਿ ਯਾਂ ਤੇ ਹਟ 

ਜਾਇ ਹੈਂ। 

ਬੇਖ ਏਕੰਕਾਰੀ ਨਿੰਤ ਆਦਿ ਅੰਤ ਹੋਤਿ 

ਸੱਤਿ 

ਤਹਾਂ ਕੀ ਪਹੂਚਿ ਨਹਿੰ ਕੈਸੇ ਸਮਝਾਇ 

ਹੈ| 

ਹਠ ਕੈਸੇ ਤਯਾਗੈਂ? ਹਠ ਹੀ ਸੇ ਸੂਰਾ 

ਪੂਰਾ ਹੋਇ 

ਗੁਰੂ ਪੂਰਾ ਕੀਨੋ ਨਹਿ, ਯਾਂ ਤੇ ਤੂੰ 

ਅਲਾਇ ਹੈਂ” ॥੧੯॥ 

ਸੈਯਾ: ਗੋਰਖ ਵਾਚ। 

' “ਜੋਗ ਤੇ ਹੋਤਿ ਸਰੀਰ ਸਦਾ ਬਿਰ 

ਨੌ ਨਿਧਿ ਸਿੱਧਿ ਅਠਾਰਹਿਂ ਪਾਸੂ!। ___ 'ਕੋਲ। 

ਪੂਜ ਬਨੈ ਜਗ ਮੈ ਪੁਰਗਟਾਇ 

ਰਜਾਇ' ਚਲੈ ਸਭਿ ਊਪਰ ਤਾਸੂ?। 'ਹੁਕਮ। “ਤਿਸਦਾ। 
ਚਾਹਿ ਰਿਦੇ ਮਹਿੰ ਜੋ ਹੁਇ ਕਾਂਹਿ ਕੀ 

ਸੋ ਕਰਿ ਲੇਤਿ ਵਧੇ ਬਲ ਰਾਸੂ'। 'ਬਲ ਦੀ ਰਾਸ। 

ਮਨ ਤੂਰਨ ਮਾਨਿ ਕੈ ਸੀਖ ਪ੍ਰਯਾਸੂ!? 'ਯਤਨ ਕਰਕੇ (ਛੇਤੀ) ਸਿੱਖਯਾ ਲੈ ਲੈ। 
॥੨੦॥ 

ਸੈਯਾ: 'ਗੁਰੂ ਜੀ ਬੋਲੇ। “ਹੰਗਤਾ। 
! “ਛੋਰਿ ਦਈ ਤਨ ਹੰਤ? ਹੁਤੀ 

ਚਿਤ' ਰਾਖਨ ਕੋ ਬਿਰ ਕੌਨ ਹੈ ਕਾਮੂ। _ 'ਪਾ-ਜਿਨ। 

ਜੇ ਨਿਧਿ ਸਿੱਧਿ ਸੁ ਦਾਸੀ ਭਈ 

ਲਿਯ ਦੇਵ ਤਰੋਵਰੁ ਸ਼੍ਰੀ ਹਰਿ ਨਾਮੂ!। __'ਕਲਪ ਬ੍ਰਿੱਛ ਹਰੀ ਨਾਮ (ਰੂਪੀ)। 
ਮਾਨਵ ਮਾਂਹਿ ਪੁਜਾਵਨ ਕੀ 'ਅਨੁੱਖਾਂ। 

ਮਨ ਬਾਸ਼ਨ! ਨਾਸ਼ ਕਰੀ ਵਡ ਆਮੂ?। __'ਵਾਸ਼ਨਾਂ। “ਵਡਾ ਰੋਗ (ਜਾਣਕੇ)। 
ਕਾਹਿ ਕੀ ਚਾਹਿ ਨਹੀਂ ਉਰ ਮਾਂਹਿ 

ਅਘਾਇ ਰਹੇ ਸੁਖ ਭਾ ਅਭਿਰਾਮੂ ' 

॥੨੧॥ 

ਸ੍ਰੈਯਾ: 

ਗੋਰਖ ਸ਼੍ਰੋਨ ਸੁਨੇ ਜਬ ਬੈਨ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 989 


ਲਖੀ ਮਨ ਮੈ! -ਇਹ ਮਾਨਤਿ ਨਾਂਹੀ। 

ਮੁਖ ਬੋਲਤਿ ਹੈ ਕਿਧੌ' ਸਾਚੌ ਭੀ ਆਹੀ। 

ਜਾਸ ਸਿਲਾ ਪਰ ਬੈਸੇ ਗੁਰੂ 

ਬਲ ਕੀਨ ਉਡਾਵਨ ਕੋ ਬਹੁ ਤਾਂਹੀ। 

ਨੈਕ ਹਲੀ ਨਹਿਂ ਅੰਗਦ ਲਾਤ ਸੀ ਅੰਗਦ ਦੀ ਲੌਤ ਵਾਂਗ (ਜੋ ਰਾਵਣ ਦੇ ਦਰਬਾਰ 
ਵਿੱਚ ਕਿਸੇ ਪਾਸੋ ਉਠਾਈ ਨਹੀਂ ਗਈ ਸੀ) 

ਜਾਨਯੋ _ਪੁਤਾਪ ਸਹੀ ਮਨ ਮਾਂਹੀ 

॥੨੨॥ 

ਸ੍ਰੈਯਾ: 

ਯੌ ਕਰਿ ਗੋਰਖ ਲੋਪ ਭਯੋ 

ਉਰ ਬੀਚ ਬਿਚਾਰਤਿ ਜਾਵਤਿ ਸੋਈ। 

-ਹੋਇ ਵਡੋ ਪਰਤਾਪ ਸੰਸਾਰਹਿ 

ਜੌ ਹਮਰੋ ਇਹ ਸੇਵਕ ਹੋਈ। 

ਪੰਥ ਪੁਕਾਸ਼ ਬਿਸਾਲ ਕਰੈ ਮਮ 

ਯਾ ਸਮ ਔਰ ਨ ਦੀਸਤਿ ਕੋਈ। 

ਮਾਨਹਿ ਆਨ ਜਿ ਦੇਸ਼ ਮਹਾਨ 





ਬਨੈ ਸਭਿ ਥਾਨ ਮੈੱ` ਸੇਵਕ ਲੋਈ!- 


੨੨ ॥ 


ਦਹਰਾ : 

ਏਕ ਗ੍ਰਾਮ ਕੋ ਭੂਪ ਜ੍ਯੋਂ, ਚਹਿਤਿ 
ਚਤੁਰਦਿਸ਼' ਜੀਤ। 

ਪ੍ਰਾਪਤਿ ਬਿੱਪੀਤ' ॥੨੪॥ 

ਸੈਯਾ: 

ਸਿਧ ਮੰਡਲ ਮੈ” ਪੁਗਟਯੋ ਤਬ 

ਜਾਇ ਰਿੰਦੈ ਬਹੁ ਚਿੰਤ ਉਪਾਇ 
ਬਿਚਾਰੇ। 

ਇਤ ਸ਼੍ਰੀ ਗੁਰੁ ਸੋ ਮਰਦਾਨੇ ਤੰਬੇ 

ਹਿਤ ਬੂਝਨ ਕੇ ਮੁਖ ਵਾਕ ਉਚਾਰੇ। 
“ਸਵਿਤਾ! _ ਨਹਿ _ਦੀਸਤਿ ਹੈ 
ਕਰੁਨਾਨਿਧਿ ! 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜੌ ਹਮ ਊਰਧ! ਓਰ ਨਿਹਾਰੇ'1” 

ਗੁਰੁ ਭਾਖਤਿ “ਨੀਚੇ ਕੋ ਡੀਠ ਕਰੋਂ 
ਪਸ਼ਚਾਤ ਦਿਸ਼ਾ! ਹੂੰ ਕੀ ਓਰ” ਪਧਾਰੇ"” 
॥੨੫॥ 


<< 


ਦਹਰਾ : 

“ਕਿਤੀ ਦੂਰ ਹੈ ਧਰਾ ਤੇ, ਉਚੇ ਸੂਰਜ 
ਚੰਦ। 

ਪੁਨ ਉਡਗਨ! ਕੀ ਬਾਰਤਾ, ਕਹਿਯੇ 
ਸਭਿਹਿ ਮੁਕੰਦ!” ॥੨੬॥ 

ਸ੍ਰੈਯਾ: 

“ਜੋਜਨ' ਲਾਖ਼ਾਂ ਲਖੋ ਉਰ ਮੇ 


ਧਰ ਊਚੋ ਇਤੋ ਰਵਿ' ਕੋ ਰਥ ਜਾਈ। 
ਹੈ ਤਿਤਨੋ ਤਿਸ ਤੇ ਸਸਿ' ਉਰਧ” 
ਤਾਰਨ ਕੀ ਮਿਰਜਾਦ ਨ ਕਾਈ। 

ਉਚੇ ਅਧੋ! ਤਿਨ ਕੇ ਪੁਰਿ ਹੈੱ 

ਸਭਿ ਕੇ ਸਿਰ ਊਪਰ ਧੂਅ ਸੁਹਾਈ। 
ਬਾਰਿਕ ਪੰਚਹੀ ਸੰਮਤ! ਕੋ 

ਹਠ ਕੀਨ ਵਡੋ ਜਿਨ ਘਾਲ ਕਮਾਈ? 
॥੨੭॥ 
ਅੜਿੱਲ: 

ਸੁਨਿ ਮਰਦਾਨਾ 
ਵੇਰ ਜੀ। 
ਦਰਸ਼ਨ ਕੀਜੈ ਤਾਂਹਿ, ਜੁ _ਸ਼ਿਖਰਾਂ 
ਸੁਮੇਰੁ ਜੀ?। 


ਕਹੈ, “ਪ੍ਰਭੂ ! ਇਕ 


990 





!ਉੱਪਰ। 


'ਪੱਛਮ ਦਿਸ਼ਾ। “ਤਰਫ। 'ਮਲੂਮ ਹੁੰਦਾ ਹੈ, ਲੋਢੇ 
ਪਹਿਰ ਦਾ ਵੇਲਾ ਸੀ, ਕਿਉਂਕਿ ਗੁਰੂ ਜੀ ਕਹਿ 
ਰਹੇ ਹਨ “ਦੇਖ ਪੱਛੋਂ' ਵਲ ਸੂਰਜ ਭੱਜਾ ਜਾਂਦਾ 
ਹੈ।” ਉਚੇ ਪਹਾੜਾਂ ਤੋ ਡੁੱਬਣ ਵੇਲੇ ਸੂਰਜ ਹੇਠਾਂ 
ਨੂੰ ਦਿਸਦਾ ਹੈ। 


'ਤਾਰਿਆਂ। “ਹੇ ਮੁਕਤੀ ਦਾਤੇ। 


'ਚਾਰ ਕੋਸ ਦਾ ਇਕ ਜੋਜਨ। "ਇਹ ਹਿਸਾਬ 
ਗੁਰੂ ਉਚਾਰਿਤ ਨਹੀਂ ਹੈ। ਸ਼੍ਰੀ ਗੁਰੂ ਗੂੰਥ ਸਾਹਿਬ 
ਵਿੱਚ ਸੁ ਮੁਖਵਾਕ ਐਸੇ ਬਚਨ ਤੇ ਹਿਸਾਬ ਕਿਤੇ 
ਨਹੀਂ ਆਉਂਦੇ। ਨਾ ਗੁਰੂ ਜੀ ਖਗੋਲ ਵਿਦਯਾ ਦਾ 
ਉਪਦੇਸ਼ ਦੇ ਰਹੇ ਹਨ। ਫਿਰ ਯੋਜਨ ਦੀ ਮਿਣਤੀ 
ਨਿਸ਼ਚਿਤ ਨਹੀਂ, ਯੋਜਨ ੨ ਕੋਸ ਦਾ ਬੀ ਹੈ, 
ਚਾਰ ਕੋਸ ਦਾ ਬੀ, ੮ ਕੋਸ ਦਾ ਬੀ ਤੇ ਦਸ 
ਹਜ਼ਾਰ ਕੋਸ ਦਾ ਬੀ, ਵਿਸ਼ੇਸ਼ ਲਈ ਦੇਖੋ ਇਸੇ 
ਪੋਥੀ ਦੇ ਅਧਯਾਯ ੬੪ ਅੰਕ ੭੨ ਦੀ ਟੂਕ। 
'ਸੂਰਜ। 

'ਚੰਦੂਮਾਂ। “ਉੱਪਰ। 


ਨੀਵੇਂ] 


'ਸਾਲ। 


'ਚੋਟੀ। “ਸੁਮੇਰ ਦੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 991 





ਬਾਲਕ ਬੈਸ ਬਿਸਾਲ, ਤਪਯੋ ਤਪ ਕਠਨਨ 
ਜਿਹ। 

ਹੋ ਅਬਚਲ ਪਦਵੀ ਪਾਇ, ਬਸਯੋ ਸੁਖ 
ਥਾਨ ਮਹਿਂ” ॥੨੮॥ 

ਬਿਗਸੇ ਪੰਕਜ ਬਦਨ, ਬਚਨ ਮੁਖ ਸੋੱ 
ਭਨ੍ਯੋ। 
“ਮਰਦਾਨਾ ਕਯਾ ਕਹਿਤਿ, ਰਿਦੇ ਤੁਮ 
ਕਿਵ ਗੁਨਯੋ। 

ਆਗੈ ਚਾਹਿਤ ਚਲਯੋ, ਪਿਖਨ ਧੂ ਥਾਨ 
ਕੋ। ਹੁ 

ਹੋ ਤੁਮ ਨਿਜ ਮਨ ਕੀ ਦੇਹੁ, ਚਹੋ ਕਿ 
ਨ' ਜਾਨ ਕੋ?” ॥੨੯॥ 

ਸੁ ਅੰਗਦ ਜੀ! ਸੁਨਹੁ, ਬਚਨ ਤਬ ਮੈ 
ਕਹੇ। 

ਮਰਦਾਨਾ ਜੋ ਕਹਤਿ, ਸੁ ਨੀਕੀ ਬਿਧਿ 
ਅਹੇ। 

ਜੇ ਊਰਧ ਹੈ' ਥਾਨ, ਬਸਤਿ ਜੇ ਤਿਨਹਿ 
ਮੈ'।। 

ਹੋ ਸਭੈ ਬਿਲੋਕਨ ਚਾਹਿ, ਅਧਿਕ ਮਮ 
ਮਨਹਿ ਮੈਂ” ॥੩੦॥ 

ਇਸ ਬਿਧਿ ਹਮ ਕੋ ਬੂਝ, ਦੀਨ ਦੁਖ 
ਭੰਜਨੰ। 

ਗਮਨੇ __ ਆਗੇ ਬਹੁਰ, _ਮਾਨ _ਸਿਧ_'ਨਾਸ਼ ਕਰਨ ਵਾਸਤੇ, ਯਾ ਵਾਲੇ। 
ਗੰਜਨੰ!। 

ਇਕ ਪਹਾਰ ਪਰ ਗਏ, ਜਾਇ ਬੈਸੇ 
ਤਬੈ। 

ਹੋ ਊਨਾ ਤਾਂ ਕੋ ਨਾਮ, ਬਤਾਯੋ ਗੁਰੁ 
ਤਬੈ ॥੩੧॥ 

ਉਤ ਗੋਰਖ ਕੀ ਸੁਨਹੁ, ਬੁਲਾਏ ਸਿਧ 
ਸਬੈ। 

ਬੈਠੇ ਮਜਲਸ ਲਾਇ, ਕਿਯੇ ਆਸਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਬੈ। 

ਕਿਹ! ਪਰ ਹੈ ਮ੍ਰਿਗ ਚਰਮ”; ਸਿੰਘਾ, 
ਕੋ ਕਿਹ“ ਲਿਯੋ। 

ਹੋ ਕਿਹ ਖਿੰਥਾ' ਗਰ ਪਹਿਰ, ਜਾਹਿਂ 
ਰੰਗ ਬਹੁ ਕਿਯੋ ॥੩੨॥ 

ਫਟਕ! ਮੁਦਰਾ ਪਹਿਰ, ਚੀਰ ਦੈ ਕਾਨ 
ਕੋ। 

ਹਾਥ ਬਿਰਾਗਨਿ ਧਰੇ, ਮਨਹੁ!” ਘਰ 
ਮਾਨ ਕੋ?। 

ਸ੍ੇਤ ਬਿਭੂਤ' ਸਰੀਰ, ਲਗਾਇ ਬਨਾਇ 
ਕੈ। 

ਹੋ ਸਿੰਕੀ ਲੇ ਕਰ ਮਾਂਹਿ, ਬਜਾਇ 
ਸੁਨਾਇ ਕੈ ॥੩੩॥ 

ਫਰੂਆ! ਫਹੋਰੀ” ਹਾਥ, ਪਤਾਕਾ” ਕਰ” 
ਕਿਸੀ। 

ਕਿਹ ਸੇਲੀ ਗਰ! ਪਾਇ, ਕੁਪੀਨਹਿ? 
ਕਟ” ਕਸੀ। 

ਮੂਛੇਂ! ਸ਼ਮਸ2 ਬਿਸਾਲ, ਸੀਸ ਮੁੰਡਤਿ 
ਕਰੇ”। 

ਹੋ ਝੋਰੀ ਕੰਧੇ' ਪਾਇ, ਸੁ ਭਿੱਖਯਾ ਹਿਤ 
ਧਰੇ ॥੩੪॥ 

ਸਰਬ ਸ਼ਕਤਿ ਕੋ ਧਰਤਿ, ਗਰਬ ਉਰ 
ਵਧਿ ਰਹਾ। 

ਤ੍ਰਿਟਿ' ਹੂੰ ਜਹਾਂ। 

ਅਣੁ' ਸਮਾਨ? ਹੈ ਜਾਨਿ, ਪਹਾਰ ਸਮਾਨ 
ਕੋ। 


<< ੨੩੩੯ 


ਹ ਚਹ 


ਚਲਾਵਹਿਂ ਅਚਲ!, ਉਡੇ` 
ਅਸਮਾਨ ਕੋ ॥੨੩੫॥ 
ਬਨਨ ਸ਼ੇਰ ਅਰ ਸਰਪ, ਸਰੂਪ ਭਯਾਨ 


<< 


ਕ। 


992 





'ਕਿਸੇ। “ਹਰਨ ਦੀ ਖੱਲ। 'ਸ਼ੇਰ (ਦੀ ਖੱਲ)। 
“ਕਿਸੇ ਨੇ। 

'ਗੋਦੜੀ। 

/ਬਿਲੌਰੀ। 

'ਮਾਨੋ'। “ਹੰਕਾਰ ਦਾ। 
'ਸੁਆਹ। 

“ਫੌਹੜੀ। 


/ਲੂਠਾ। 'ਝੰਡੇ ਦਾ ਫਰੈਰਾ। “ਹੱਥ 


(ਵਿਚ)। 
'ਗਲ (ਵਿਚ)। “ਲੈਗੋਟੀ। “ਲੋਕ (ਨਾਲ)। 
ਮੁੱਛਾਂ “ਦਾਹੜੀ। ਮੁੰਨੇ ਹੋਏ ਸਿਰ। 


ਮੋਢੇ ਤੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 993 


ਮਾਨਵ ਸੇਵਕ ਕਰਨ, ਦਿਖਾਇ ਡਰਾਨ 
ਕੋ। 

ਚਹੁੰਦਿਸ ਬੈਸੇ ਜਬਹਿ, ਲਾਇ ਆਸਨ 
ਸਬੈ। 

ਹੋ ਬੋਲਯੋ ਤਿਨ ਪੁਤਿ ਬਚਨ, ਗੁਨਤਿ 
ਗੋਰਖ ਤਬੈ ॥ ੩੬॥ 

ਕਬਿੱਤ: 

“ਨਾਨਕ ਹੈ ਤਪਾ ਇਕ, ਮਲ ਮੂਤ ਦੇਹਿ 
ਜਾਂਕੀ 

ਤੁਮਰੋ ਸਥਾਨ _ਦੇਖਿਬੇ _ਕੇ _ਹਿਤ 
ਆਵਈ। 

ਹੋਇ ਜੁ ਸੁਜਾਨ ਕਲਾਵਾਨ ਗੁਨਵਾਨ 
ਵਡੋਂ 

ਬਾਦ ਕਰੈ ਤਾਂ ਸੋ ਜਾਇ ਜੀਤ ਕੈ 





ਹਟਾਵਈ। 
ਨਾਂ ਤੋਂ ਉਪਦੇਸ਼ ਦੈ ਕੈ ਚੇਲੋ ਕਹਿ 


ਲ੍ਯਾਵੈ ਤਾਂ ਕੋ 

ਰਲੈ ਸਿੱਧ ਮਾਂਹੀ ਸੋ _ਅਮਰ ਪਦ 
ਪਾਵਈ। ” 

ਬੈਸੇ ਜੇਤੇ ਪਾਸ ਭਯੋ ਸਭਿ ਕੋ ਹੁਲਾਸ 
ਉਰ ਖਾਇਕੈ ਤਮਕ ਕੋ! ਮਛਿੰਦੂ ਯੌ 
ਅਲਾਵਈ ॥੩੭॥ 

(ਮਛਿੰਦੂ) 

ਕਬਿੱਤ: 

ਕੋ ਅਬ 

ਆਵਨ ਨ ਦੈਹੋ ਕਿਧੋ ਚੇਲੋਂ ਕਰਿ _'ਯਾ ਤਾਂ। 
ਲਯਾਇ ਹੌ'। 

ਦੇਹਿ ਕੋ ਬਨਾਉ ਬੂਝ”, ਜੋਗ ਹੂੰ ਕੋ 
ਬਾਦ ਕਰੌ' 

ਕੈਸੇ ਕੈ ਜਬਾਬ ਦੇਹਿ ਤਾਂਹਿ ਕੋ ਹਟਾਇ 
ਹੋ] 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਿਤਹੂੰ ਤੇ ਆਯੋ ਕਿਤ ਦੇਸ਼ ਜਾਯੋ ਚਾਹੈ 
ਸੋਊ 

ਮਨ ਕੇ ਮਨੋਰਥ ਤਾਂ ਓਰੇ! ਜਿਉ? 
ਬਿਲਾਇ ਹੌ”। 

ਕੀਜੈ ਨ ਅਵਾਰ, ਦੀਜੈ ਆਇਸੁ ਉਚਾਰ 
ਜੀਤੌ', ਸਭੈ ਸਿਧ ਮੰਡਲੀ ਕੋ ਬਰ ਜਬ 
ਪਾਇ ਹੋਂ” ॥੩੮॥ 

ਦਹਰਾ : 

ਗੋਰਖ ਉਰ ਹੁਲਸਾਇ ਕੈ, ਕੀਨੀ ਜਾਨ 
ਰਜਾਇ। 

ਜਾਨੀ ਮਨ -ਇਹ ਆਨਿ ਹੈ, ਜਾਂ ਕੋ 
ਤੇਜ ਸੁਭਾਇ- ॥੩੯॥ 

ਜਯੋ` ਗਜ! ਨਿਜ ਉਰ ਗਰਬ ਕਰਿ, 
ਸਿੰਘ ਜੀਤਨੇ ਚਾਇ। 

ਮ੍ਰਿਗ ਕੋ ਪਠੈ ਵੰਗਾਰ ਕੈ, ਸੋ ਗਮਨਯੋ 
ਇਹ ਭਾਇ! ॥੪੦॥ 

ਕਬਿੱਤ: 

ਆਯੋ ਤਬ ਧਾਇ ਗੁਰੂ ਨਾਨਕ ਸੁਹਾਏ 
ਜਹਿਂ 

ਬਚਨ ਅਲਾਵਾ “ਬਾਲੇ! ਆਯੋ ਕੌਨ 
ਕਾਜ ਕੋ ? 

ਸ਼ਕਤਿ ਸੁ ਰਾਖੋ_ਕਿਧੌ ਨਾਂਹੀ ਮੋ_ ਸੋ 
ਵਾਕ ਕਹੋ ? 

ਸਾਚ ਹੀ ਬਖਾਨੋ', ਇਹਾਂ ਬੋਲੀਐ ਨ 
ਪਾਜ ਕੋ। 

ਆਗੈ ਚਲ੍ਯੋ_ਚਾਹੈ'_ ਜੌ ਤੂੰ, ਲੀਜੈ 
ਉਪਦੇਸ਼ ਹਮ 

ਜੋਗ ਚਾਹੋ ਜੋਗ ਲੀਜੈ ਨਾਂ ਤੋ ਲੀਜੈ ਰਾਜ 
ਕੋ। 

ਜੇ ਨ ਮਾਨੈ ਬਾਤ ਮੇਰੀ ਦੇਖੋ' ਨ ਕੁਸ਼ਲ 
ਤੇਰੀ 

ਕਹੌ` ਟੇਰਿ ਟੇਰਿ! ਹਟਿ ਜੱਯੈ2 ਚਾਹੋ 





'ਗੜੇ। “ਵਾਂਬ। “ਗਾਲ ਦਿਆਂਗਾ। 


'ਸੁੱਖ| 


ਪੁਕਾਰ ਪੁਕਾਰ ਕੇ। “ਮੁੜ ਜਾਓ। 


994 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਲਾਜ ਕੋ” ॥੪੧॥ 

ਗੁਰੂ ਮੁਸਕਾਨੋ ਮੁਖ ਬਚਨ ਬਖਾਨੇ 
“ਜੋਊ ਇੱਛਾ ਹੈ ਮਛਿੰਦਰਾ! ਸੁ ਮਾਂਗ 
ਨਿਜ ਲੀਜੀਏ। 

ਤੋ ਕੋ ਬਖਸ਼ਾਇ ਕਰਤਾਰ ਤੇ ਦਿਵਾਇ' 
ਪਰ ਬੋਲ ਕੈ ਕੁਬੋਲ ਬੋਲ, ਹਮ ਸੋ ਨ 
ਖੀਝੀਏ। 

ਜਹਾਂ ਲਗ ਚਾਹਿ ਤਹਾਂ ਤੀਕ ਹਮ ਜਾਹਿ 
ਔਰ ਤੇਰੇ ਕਹੇ ਹਟੈ” ਨਾਂਹਿ, ਸਾਚ ਯੋ 
ਪਤੀਜੀਏ। 

ਰਾਜ ਨਹਿਂ ਲੇਊ, ਉਪਦੇਸ਼ ਤੋ ਕੋ 
ਦੇਊਂ, ਅਬ 

ਐਸੋ ਮੋ ਕੋ ਚੀਨ ਜੀਅ ਜਾਨਿਯੇ 
ਕੀਜੀਏ ` ॥੪੨॥ 

ਐਸੇ ਸੁਨਿ ਬੈਨ ਰਿਸ ਕੀਨੀ ਬਿਨ ਚੈਨ 
ਭਏ 
ਆਰੁਨਾ 
ਬਖਾਨਿਯਾ। 
“ਕੇਤੇ! ਦਿਨ ਰਾਤਿ? ਸ੍ਹਾਸ, ਕੇਤੀ ਨਸਾ 
ਮੱਧਮਾਸ” 

ਅੰਗੁਰੀ ਕੈ! ਤਾਕ ਮੁੱਖ” ਕੈਸੇ ਸੰਧਿ” 
ਜਾਨਿਯਾ। 

ਕੋਠਰੀ ਕੈ!, ਰੋਮ ਕੇਤੇ”, ਪੱਲਵ ਕੈ” 
ਤਿਲੀ ਕਹੋ 

ਕਾਰਜਾ! _ ਕੈ _ਅੰਗੁਰੀ _ਬਤਾਇ 
ਪਹਿਚਾਨਿਯਾ। 

ਦੇਹੀ ਕੋ ਬ੍ਰਿਤਾਂਤ! ਕਹੋ ਜੇ ਤੂੰ ਆਗੈ 
ਜਾਇ ਚਹੋ 

ਭੂਲ ਜੈ ਹੈਂ, ਕਹੋ ਨਹਿੰ, ਕਰੋ” ਤੋਰ 
ਹਾਨਿਯਾ” ॥੪੩॥ 

! “ਬਿੰਸਤ ਚਤੁਰ ਹੈ` ਹਜ਼ਾਰ ਦਿਨ 
ਰਾਤਿ ਸ੍ਹਾਸ 


ਸੁ 


ਦੋ ਨੈਨ ਮੁਖ _ ਬਚਨ 


995 





'ਲਾਲ। 


'ਕਿਤਨੇ। ਦਿਨ ਤੇ ਰਾਤ ਦੇ। 'ਮਾਸ ਵਿੱਚ ਨਾੜਾਂ 
ਕਿੰਨੀਆਂ। 

“ਕਿਤਨੀਆਂ ਉੱਗਲਾਂ। “ਮੂੰਹ ਦਾ ਦਰਵਾਜਾ। ਜੋੜ 
(ਸਰੀਰ ਦੇ)। 

'ਕੋਠੜੀਆਂ _ਕਿਤਨੀਆਂ। 
ਕਿੰਨੀਆਂ ਉੱਗਲਾਂ। 
'ਕਲੇਜਾ। 


“ਵਾਲ _ਕਿਤਨੇ। 


'ਹਾਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨੌ ਸੈ ਨਸ, ਕੋਠਰੀ ਬਹੱਤੁ ਪੁਮਾਨਿਯੇ। 
ਅੰਗੁਰੀ ਚਤੁਰ' ਮੁਖ ਤਾਕ, ਨੀਲ ਕੋਟ? 
ਰੋਮ 

ਸੋਲਾਂ ਸੈ ਹੈ ਸੰਧਿ', ਤਿਲੀ ਪੱਲਵ 
ਬਾਰਾਂ? ਜਾਨਿਯੇ। 

ਆੰਂਗੁਰੀ ਕਰੇਜੋ ਆਠ, ਐਸੋ ਦੇਹੀ 
ਠਾਟ' ਸਭਿ 


ਬੂਝਿਬੇ ਕੀ ਚਾਹਿ ਔਰ ਮੋਹੂ ਸੋ 
ਬਖਾਨਿਯੇ। ” 

ਗਜ ਦੰਤ ਮ੍ਰਿਗ ਸਿੰਗ ਡਰੈ ਨ ਡਰਾਏ' 
ਤਾਂ ਕੇ 

ਕੇਹਰੀ' _ਅਤੋਲ ਬਲ ਹੋਇ 
ਹਾਨਿਯੇ ॥੪੪॥ 

ਸਿਧਿ ਲਾਯੋ _ਚਾਹੈ, ਨਹੀਂ ਲਗਤਿ 
ਸ਼ਕਤਿ ਕਛੁ 

ਜੈਸੇ ਹੀ ਪਪੀਲਿਕਾ! _ਪਹਾਰ? ਕੋ 
ਉਚਾਤਿ” ਹੈ। 

ਸਭੈ ਬਿਧਿ ਜੋਹਿ ਦੇਖਿ ਆਪ ਤੇ ਬਿਸ਼ੇਖ਼ 


ਕੈਸੇ 


“ਹਮ ਤੇ ਨ ਛੋਟੇ ਜੇਊ ਮਾਨੈ ਹਮ ਬਾਤ 
ਹੈ। 
ਉਚੇ ਅਤਿ ਬੋਲ ਬੋਲੇ ਮਨ ਤੇ ਨ ਡੋਲੇ 
ਕਬ 
ਸਾਗਰ ਗੰਭੀਰ ਜਿਉ” ਅਥਾਹ ਕਰਾਮਾਤ 


2 


ਹੈ” ॥੪੫॥ 
ਲੁਹਿਰੀਪਾ ਬੈਸਾ ਤਹਿਂ ਬੈਨ ਸੁਨਿ ਐਸਾ 


996 





'ਨਾੜਾਂ। 
'ਚਾਰ। “ਕੌੜ ਨੀਲ ਬਰੱਬਰ ਹੈ ਹਜਾਰ ਸੰਖ ਦੇ, 
ਭਾਵ ਹੈ ਅਸੰਖ ਤੋ'। 


'ਜੋੜ। 2੧੨ਉੰਗਲਾਂ। 


'ਕਲੇਜਾ ਅੱਠ ਉੱਗਲਾਂ। "ਇਹ ਹਠ ਯੋਗੀਆਂ ਦੇ 
ਹਿਸਾਬ ਹਨ ਜੋ ਗੁਰੂ ਜੀ ਨੇ ਉਨ੍ਹਾਂ ਨੂੰ ਦੱਸੇ। 
ਇਹੋ ਜਿਹੀਆਂ ਹਿਸਾਬੀ ਗੱਲਾਂ ਦਾ ਮਾਣ ਉਨ੍ਹਾਂ 
ਸਿੱਧਾਂ ਵਿਚ ਸੀ। 


'ਸ਼ੇਰ ਹਾਥੀ ਦੇ ਦੰਦਾਂ ਤੋ ਤੇ ਹਰਨ ਦੇ ਸਿੰਘ ਤੋ 
ਡਰਾਯਾ ਨਹੀਂ ਡਰਦਾ। 


'ਸ਼ੇਰ। 


'ਕੀੜੀ। “ਪਹਾੜ। “ਜੁੱਕਦੀ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 997 





ਹੇ ਬਾਲਕੇ ! 


'ਬੈਠ। “ਹੇ ਜੋਗ ਦੇ ਕਰਨੇ ਵਾਲੇ ! 


ਕਾਰਿਯੇ2!” ॥੪੬॥ 
! “ਨਾਮ ਕੌਨ, ਧਾਮ ਕੌਨ, ਕਿਯੋ ਕਿਤ 'ਜੋਗੀ ਬੋਲਿਆ। 


ਗੌਨ ਅਬ? 

ਬੇਖ ਤੇਰੋ ਕੌਨ? ਦੇਸ਼ ਕੌਨ ਹੈ? 

ਬਤਾਇਯੇ। ” 

ਧਾਮ 

ਜਾਵੋ _ ਕਰਤਾਰ _ ਸ਼ਾਮ! _ ਸੁਖਦ? 'ਦੀ) ਸ਼ਰਨ। “ਸੁਖ ਦੇਣ ਵਾਲੀ। 
ਸੁਹਾਇਯੇ। 

ਦੇਸ਼ ਹੈ ਬੇਗਮਪੁਰ', ਬੇਖ? ਏਕੰਕਾਰੀ 'ਸਚਖੰਡ। “ਭੇਖ। 'ਪਾ:-ਮੁਝ, ਮੋਹਿ। 
ਮੁਰਾ' 


<< 


ਸੋ 
ਸਰੀਰ ਵਿਚ। 


ਲਾਜ ਨ ਲਵਾਓ। 


ਲਜਾਇਯੇ!'” ॥੪੭॥ 
ਖਾਇ ਰਿਸ ਬੋਲਯੋ ਜੋਗਿ _ਓਜ! 'ਜੋਗ ਦਾ ਬਲ। “ਹਲੂਣਿਆਂ। 'ਅਪਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 998 





ਝਕਝੋਲਯੋ? ਨਿਜ” 

“ਕੇਤੇ ਚੱਕ੍ਹ ਭੇਦੇ? ਕੇਤੀ ਪਾਂਖੁਰੀ ਹੈ 'ਤਿਸਦੀਆਂ ਪੰਖੜੀਆਂ। 
ਤਾਹਿ ਕੀ'? 

ਦੇਹ ਕਿੱਤੀ ਪੌਨ? ਤ੍ਰਿਪਤਾਵੈ ਧਾਰਿ 

ਕੌਨ? 

ਔਰ ਪੰਜ ਤੱਤ ਕਹੋ ਜੋ ਰਿਖੀਕ! ਪੰਜ 'ਇੰਦੀਆਂ। 

ਜਾਂਹਿ ਕੀ। 

ਗੁਣ ਔ ਸੁਭਾਇ” ਸਭਿ ਤੱਤਨ ਕੇ? ਕਹੋ _'ਤਾਸੀਰ। “ਤੱਤਾਂ ਦੇ। 'ਹੁਣ। 
ਅਬ 

ਪ੍ਰਥਕ! ਪੁਕ੍ਰਿਤਿ ਬਿਧਿ” ਸਭੈ ਦੇਹਿ 'ਅੱਤੋ ਅੱਡ। “ਰੀਤੀ। 
ਮਾਂਹਿ ਕੀ। 

ਉੱਤਰ ਬਤਾਵੋ ਤਊ ਆਰ ਚਲਿ ਜਾਵੋ 

ਤੁਮ 

ਨਾਤੋ! ਉਪਦੇਸ਼ ਲੀਜੈ, _ਤਜੋ ਮਤਿ _'ਨਹੀਂ ਤਾਂ। 

ਕਾਹਿਂ ਕੀ” ॥੪੮॥ 

। “ਮੂਲ” ਕੋ ਕਮਲ ਦਲ” ਚਾਰ ਹੈ 'ਗੁਰੂ ਜੀ ਬੋਲੇ। ੂਲਾ ਧਾਰ ਚਕੂ। “ਪੰਖੜੀਆਂ। 
ਅਮਲ“ ਲਾਲ “ਮੈਲ ਤੋ” ਰਹਿਤ। 
ਨਾਭਿ ਤਲੇ! ਖਟ ਦਲ? ਪੀਰੋ2” ਰੰਗ_'ਧੁੰਨੀ ਹੇਠ। 'ਛੇ ਪੰਖੜੀਆਂ। 'ਪੀਲਾ। 
ਜਾਨਿਯੇ। 

ਨਾਭਿ ਮੈਂ? ਦਸਮ ਦਲ ਨੀਲੋਂ ਰੰਗ ਸੋਹੈ? 'ਵਿਚ। “ਸੋਭਦਾ ਹੈ। 

ਜਾਂ ਕੋ 

ਰਿਦੇ _ਦਲ _ਦ੍ਰਾਦਸ਼' _ਕੋ__ਸੇਤ? 'ਬਾਰਾਂ। “ਚਿੱਟਾ। 
ਪਹਿਚਾਨਿਯੇ। 

ਕੰਠ! ਕੋ ਕਮਲ ਦਲ ਸੋਲਾ ਹੈਂ ਅਮਲ 'ਗਲ। 

ਭੇਦ 

ਤ੍ਰਿਕੁਟੀ ਮੈ” ਦੋਇ ਦਲ ਧਾਮ 


ਐਸੀ ਬਿਧਿ ਮਾਨਿਯੇ ॥੪੯॥ 
(ਕਮਲ ਦਲ ਪੰਖੜੀਆਂ) 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 999 





ਪੌਨ! ਦਸ ਸੁਨੋ ਨਾਮ ੧ਪ੍ਾਨ ਹੈ, 
੨ਅਪਾਨ ਦੋਊ, 

ਜਾਨਿਯੇ _੩ਸਮਾਨ, ੪ਉਦਿਆਨ ਹੈ 
ਪਬਿਆਨ ਸੋ। 

(ਦਸ ਪ੍ਰਾਣ) 

੬ਨਾਗ ਔਰ ੭ਕੂਰਮ ਦਕ੍ਰਿਕਲ ੯ਦੇਵ 
ਦੱਤ ਲਖੋ 

ਦਸਵੀਂ ੧੦ਧਨੰਜੈ ਨਾਮ ਕਰਤਿ ਬਖਾਨ 


/ਧੂੰਨੀ। “ਗਲੇ। 

/ਸਰੀਰ (ਸਾਰੇ ਵਿਚ)। “ਡਕਾਰ। 
ਨੇਤਰਾਂ। “ਖੁਲ੍ਹਾਨ ਨੂੰ। 

'ਪੈਦਾ ਕਰਦੀ ਹੈ। ?ਉਬਾਸੀ। 


ਮਿਰਿਤੁ' ਭੇ ਧਨੰਜੈ ਰਹੇ, ਏਹੀ ਦਸ ਪ੍ਰਾਨ 'ਮਰ ਗਿਆਂ ਤੇ। 

ਸੋ। 

ਨਿਝਰ! ਚੁਆਇ ਧਾਰਿ ਤਾਂਹੀ ਤੇ 'ਇਕਰਸ। “ਤ੍ਰਿਪਤ। 

ਅਘਾਇ? ਰਹੈ 

ਸੋ। 

ਖੰ' ਪੌਨ” ਬੰਨ੍ਹਿ ਪਾਣੀ' ਛੋਨੀ” ਪੰਚ 'ਅਕਾਸ਼। “ਵਾਯੂ। “ਅਗਨੀ। “ਪ੍ਰਿਥਵੀ। ਪਾ>ਕੇ। 
ਤੱਤ 'ਪਾ:-ਖੋਇ ਪੌਨ ਅਗਨਿ ਨੀਰ। 

ਗੁਨ -ਸ਼ਬਦ, ਸਪਰਸ਼ ਰੂਪ, _ਰਸ, 

ਗੰਧ- ਮਾਨ ਸੋ। 

(ਪੰਜ ਤੱਤ) 

ਨਭ” ਕਾਨ, ਪੌਨ? ਤੁਚਾ”, ਪਾਵਕ” ਕੀ 'ਅਕਾਸ਼ ਦਾ। “ਵਾਯੂ ਦਾ। “ਚਮੜੀ। “ਅਗਨਿ। 
ਨੈਨ ਜਾਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1000 


ਜੀਹ' ਪਾਨੀ, ਘ੍ਰਾਨ” ਛਿਤ” ਪੰਚੈ ਇੰਦੂੀ 'ਜਿਹਬਾ। “ਨਾਸਕਾ। “ਪ੍ਰਿਥਵੀ ਦਾ। 

ਗਯਾਨ ਸੋ ॥੫੧॥ 

ਏਕ ਏਕ ਤੱਤ ਤਾਂ ਕੀ ਪੰਚ ਹੈ 'ਪੁਕ੍ਰਿਤੀਆਂ। 

ਪ੍ਰਕ੍ਰਿਤਿ' ਭਈ 

੧ਲੋਭ ੨ਮੋਹ ੩ਅਹੰ ੪ਦੁਖ ਪਪ੍ੀਤ ਨਭੁ 'ਅਕਾਸ਼ ਦੀ ਪੂਕ੍ਰਿਤੀ ਜਾਣੋ। 

ਜਾਨਿਯੇ। 

੧ਬਲ! ਕੋ ਕਰਨ ਅਰ _੨ਧਾਵਨ£ 'ਜੋਰ। “ਵੇਗ, ਵਗਣਾ, ਦੌੜਨਾ। “ਫੈਲਣਾ। 

੩ਪਸਾਰਨ? 

੪ਸੰਕੋਚ!, _ਪਦੇਹ _ਬਧੈ _ਸੋ__ਸਮੀਰ 'ਇਕੱਠਾ ਹੋਣਾ। “ਵਾਯੂ (ਦੀ ਪੂਕ੍ਰਿਤੀ) ਜਾਣੋ'। 

ਪਹਿਚਾਨਿਯੇ”। 

ਖਨੀਂਦ ਐ ੨ਜੰਭਾਈ'' ੩ਭੂਖ ੪ਆਲਸ 'ਉਬਾਸੀ। 'ਤ੍ਰੇਹ। 'ਪਾ:-ਜੰਕ੍ਰਿਤ, ਇਸ ਦਾ 

ਪਪਿਆਸ” ਹੋਇ ਹੁ ਅਰਥ _ਕਰਦੇ ਹਨ, ਜੋ _ਕ੍ਰਾਂਤੀ। ਸੰਸਕੂਤਿ, 
ਯਕ੍ਹਤਿ ਜਿਗਰ। 

ਅਗਨਿ ਕੇ ਤੱਤ ਕੀ ਪੁਕ੍ਰਿਤਿ ਇਹ 

ਪੁਮਾਨਿਯੇ। 

੧ਰਕਤ! ੨ਪਸੀਨਾ?, ੩ਪਿਤ, ੪ਕਫ?, 'ਲਹੂ। ਮੁੜ੍ਹਕਾ। “ਬਲਗਮ। “ਵੀਰਯ। “ਜਲ। 

ਪਬਿੰਦ“, ਨੀਰ” ਹੁ ਕੀ 

੧ਚਾਮ!, _੨ਹਾਡ, _੩ਮਾਸ, _੪ਨਾੜੀ 'ਚੰਮ। 'ਪ੍੍‌ਥਵੀ ਦੀ ਪੁਕ੍ਰਿਤੀ ਕਹੀਦੇ ਹੈਨ। 

ਪਰੋਮ, ਛਿਤ ਭਾਨਿਯੇ2 ॥੫੨॥ 

ਦੋਹਰਾ: ਕਿਲ੍ਹਾ, ਸਰੀਰ। “ਵਿੱਚ। 

ਪੰਜ ਤੱਤ ਕੋ ਕੋਟ! ਮਹਿੰ”, 

ਪੱਚੀਸ ਹੈ' ਪਰਕ੍ਰਿਤ। 

(ਪੰਝੀ ਪੂਕ੍ਰਿਤੀਆਂ) 

ਜੀਉ” ਬਸੇਰਾ ਤਹਿਂ ਕੀਯੋ, 

ਸੁਣਿ ਲੁਹਿਰੀਪਾ ਮਿੱਤ! !” ॥੫੩॥ 





ਨਿਹਾਰਨ ਕੋ ਜਗ ਕੋ ਨ ਸਮਾਨਾ-। 
ਹੋਇ ਅਧੀਨ ਬਿਨੈ ਕਰਿ ਕੈ 

ਸਿਰ ਨਾਇ ਕੈ, ਦੋਨਹੁ ਬੰਦਤਿ ਪਾਨਾ। 
ਆਦਰ ਕੀਨ ਬਿਸਾਲ', ਗੁਰੂ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1001 


ਉਚਰਸੋ “ਤੁਮ ਹੋ ਸਿਧ ਜੋਗ ਕਿ 

ਖਾਨਾ` ॥੫੪॥ 

ਬਾਲੇ ਕੇ ਪੰਕਜ ਆਨਨ ਤੇ 
ਇਤਿਹਾਸ ਬਨਯੋ ਮਕਰੰਦ' ਸੁਹਾਯੋ। __ 'ਸੁਗੰਧੀ। 
ਸ਼ੀ ਗੁਰੂ ਅੰਗਦ ਜੀ ਸੁਨਿ ਕੈ 

ਮਨ ਭੌਰ ਭਯੋ ਬਹੁਤੋ ਹੁਲਸਾਯੋ। 

ਪ੍ਰੇਮ ਕੋ ਭੂਰ ਪ੍ਰਕਾਸ਼ ਕਿਯੋ 

ਗੁਰੁ ਨਾਨਕ ਰੂਪ ਕੋ ਧਜਾਨ ਲਗਾਯੋ। 

ਹੋਇ ਬਿਦੇਹ ਗਏ ਤਿਹ ਕਾਲ 

ਭਲੇ ਦਸ ਦ੍ਰਾਰ ਮੈ ਸਾਸ ਟਿਕਾਯੋ 

॥੫੫॥ 

(ਕਥਾ ਸੁਣਕੇ ਗੁਰੂ ਜੀ ਦੀ ੭ ਦਿਨ ਸਮਾਧੀ ਲੌਗੀ) 

ਸ਼ਰੋਤਾ ਗਏ ਉਠ ਆਪਨੇ ਧਾਮਨ 

ਰੈਨ ਬਿਤੀ ਇਕ ਦਯੋਸ ਬਿਤਾਯੋ। 

ਫੇਰ ਨਿਸਾ ਭਈ ਦਯੋਸ ਚਰਯੋ! 'ਚੜ੍ਹਿਆ। 
ਛੁਟਕਜਯੋ ਨਹਿ' ਧਜਾਨ ਅਖੰਡ ਲਗਾਯੋ। 





ਖਾਨ ਨ ਪਾਨ ਨ ਨ੍ਹਾਨ! ਕਿਯੋ 'ਇਸ਼ਨਾਨ। 
ਨਰ ਆਪਸ ਮੈ ਮਿਲਿ ਬੈਨ ਅਲਾਯੋ। 

ਸ਼ੀ ਗੁਰੂ ਅੰਗਦ ਜੀ ਤਜਿ ਦੇਹਿ 

ਗਯੋ __ਕਰਤਾਰ ਕੇ ਮੱਧ _ਸਮਾਯੋ ? 


॥੫੬॥ 

ਭੈ ਕਰਿ ਕੋ ਨ ਬੁਲਾਇ ਸਕੈ 

ਢਿਗ ਬੈਠਿ ਰਹੇ ਨਰ ਜੋ ਤਹਿ ਜਾਈ। 

ਸਾਤ ਨਿਸਾ ਪੁਨ ਸਾਤ ਹੀ ਬਾਸੁਰ 

ਬੀਤ ਗਏ ਤਨ ਸੋਝੀ ਨ ਆਈ। 

ਲੋਚਨ ਕੀ ਪਲਕਾਂ ਸੁ ਜੁਟੇ” 'ਜੁੜੀਆਂ। 
ਇਕ ਆਸਨ ਬੈਠੇ ਅਡੋਲ ਸੁਹਾਈ। 

ਤਾਂ ਪਦ ਪੰਕਜ ਕੋ ਮਮ ਬੰਦਨ 

ਸੀਸ _ਨਿਵਾਇ ਕਹੋ ਹਿਤ ਲਾਈ 
॥੫੭॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ “ਸਿੱਧਨ ਚਰਚਾ ਪ੍ਰਸੰਗ” ਬਰਨਨੰ ਨਾਮ 
ਸਾਠਮੋ' ਅਧਯਾਯ ॥੬੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1002 





੬੧. [ਗੁਰ ਚਰਣ ਮੰਗਲ। ਸਿੱਧ ਭੰਗਰ, ਕਨੀਫਾ, ਹਨੀਫਾ, ਭੂਤਵੇ, ਚਰਪਟ, ਝੰਗਰ, 
ਸੰਘਰ ਤੇ ਸੰਭਾਲਕਾ ਨਾਲ ਚਰਚਾ] 


(ਭੰਗਰਨਾਥ) ॥੮, ੧੩.. ॥ (ਕਨੀਫਾ) ॥੨੦..॥ 

(ਹਨੀਫਾ) ॥੨੫.. ॥ (ਹਨੀਫਾ ਨੂੰ ਪੂਰਬਲਾ ਹਾਲ ਦੱਸਣਾ) ॥੨੬..॥ 

(ਭੂਤਵੇ) ॥੩੬.. ॥ (ਚਰਪਟ) ॥ ੪੦..॥ 

(ਝੰਗਰ) ॥੪੨.. ॥ (ਸੰਘਰ) ॥੪੫..॥ 

(ਸੰਭਾਲਕਾ) ॥੫੨..॥ 

ਦੋਹਰਾ: 

ਸ਼ੀ ਗੁਰੁ ਪਗ ਹੈ' ਸ਼ਾਤਿ ਸਰ, ਮਨ ਮ੍ਰਿਗ ਤਿਸਹਿ ਮਿਲਾਇ। 
ਮ੍ਰਿਗ=ਭਾਵ ਹਰਨ ਵਾਂਡੂ ਚੰਚਲ। 

ਕਹੂੰ ਕਥਾ ਬਰ ਪਾਵਨੀ, ਜਥਾ ਮੋਰ ਮਤਿ ਆਇ ॥੧॥ 

ਪਾਵਨੀ=ਪਵਿੱਤ੍ੁਰ, ਪਵਿੱਤੁ ਕਰਨ ਵਾਲੀ। ਮੋਰ=ਮੇਰੀ। 

ਅਰਥ: 

ਸ਼ੀ ਗੁਰੂ ਜੀ ਦੇ ਚਰਨ ਸ਼ਾਂਤੀ ਦਾ ਸਰੋਵਰ ਹਨ, (ਆਪਣੇਂ) ਮ੍ਰਿਗ (ਰੂਪੀ) ਮਨ ਨੂੰ ਉਸ 
(ਵਿਚ) ਪੁਵੇਸ਼ ਕਰਾਕੇ ਜੇਹੀ ਬੁੱਧੀ ਵਿੱਚ ਆਵੇ ਮੈਂ ਸ੍ਰੇਸ਼ਟ ਤੇ ਪਵਿੱਤਰ ਕਥਾ (ਅੱਗੋ' ਦੀ) 


ਦੇਹਿ ਬਿਖੈ ਤਬ ਹੀ ਸੁਧਾ ਆਈ। 

ਲੋਚਨ ਸੁੰਦਰ ਯੌ” ਬਿਕਸੇ 

ਅਰਬਿੰਦ ਪੁਫੁੱਲਤ ਜਯੋ' ਛਬਿ ਛਾਈ। 

ਮੱਜਨ ਕੋ ਕਰਿ, ਭੋਜਨ ਪਾਇ 

ਅਸੀਨੇ ਹੈ” ਆਸਨ ਪੈ ਸੁਖਦਾਈ। 

ਦੇਹਿ ਸਜੈ ਤਨ ਸ਼ਾਂਤਿ ਧਰਾ ਮਾਨੋ ਸ਼ਾਂਤੀ ਨੇ ਸਰੀਰ ਧਾਰਿਆ ਹੈ। 
ਕਿ" ਖਿਮਾ! ਇਹ ਆਪਨੇ ਬੇਖ ਬਨਾਈ 'ਯਾ। “ਖਿਮਾ ਨੇ। 


॥੨॥ 


ਧਰਿ ਪਯਾਰ ॥੩॥ 
ਕਬਿੱਤ: 
ਐਸੇ' ਗੁਰੂ ਭਾਖੀ!, ਬਾਲਾ! ਕਹੋ ਅਬ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1003 


ਸਾਖੀ ਇਹ 
ਹੋਈ ਹੈ ਹਦੂਰ ਤੇਰੇ ਸੰਬੈ ਸੋ ਕਹੀਜੀਯੇ। 
ਸੁਧਾ ਇਤਿਹਾਸ ਗੁਰੁ ਆਵਾ ਤੁਝ ਪਾਸ 


ਸਭਿ ਔਰ ਕੌ ਸੁਨਾਇ ਨ ਅਘਾਇ 'ਹੋਰਨਾਂ ਨੂੰ ਸੁਨਾਇ (ਨਿਰਾ) ਆਪ ਹੀ ਨਾ ਸਦਾ 
ਨਿਤ ਪੀਜਿਯੇ!। ? ਰੱਜਕੇ ਪੀ। (ਅ) ਨਿੱਤ ਹੋਰਨਾਂ ਨੂੰ ਸੁਨਾਇਕੇ 


ਤ੍ਰਿਪਤਾਇ ਕੇ (ਫੇਰ ਆਪ) ਪੀਓ। 
ਬੈਸੇ 





ਸੁਭਗ! ਵਾਕ ਗੋਸ਼ਟ ਕਰੀ, 

ਬੈਠਿ ਗੁਰੂ ਕੇ ਤੀਰ ॥੫॥ 

ਸੈਯਾ: 

ਹੋਇ ਬਿਦਾ ਪੁਨ ਗੋਰਖ ਕੇ 

ਢਿਗ ਜਾਇ “ਅਦੇਸ਼ ਆਦੇਸ਼” ਕਰੀ। 

“ਪੂਰਨ ਭਾ ਅਵਤਾਰ ਸਹੀ 

ਭਵ ਤਾਰਨ ਕੋ ਪਗ ਧੂਰ ਤਰੀ। /ਬੇੜੀ। 

ਕੋਇ ਨ ਤਾਂਹਿ ਸਮਾਨ ਲਖੋ ਕਿਤ 

ਜਾਂ ਮਿਲ ਮੱਧ ਕੁਬੁਧਿ' ਟਰੀ”। ਮੱਧ ਕਬੁਧਿ ਅੰਦਰਲੀ ਖੋਟੀ ਮੱਤ। ਪਾਠਾਂਤੁ ਹੈ 
ਕਿ ਮੱਧ ਕੁਬੁਧਿ ਕਿਮੇਧਾ ਥੋੜੀ ਬੁਧੀ, ਕੁਬੁਧਿ 
ਖੋਟੀ ਬੁਧਿ। “ਨਾਸ਼ ਹੋ ਗਈ। 

ਕੋ ਨਹਿਂ ਜੀਤਨ ਕੋ ਸਮਰੱਥ” 

ਸੁਨੇ ਪੁਨ ਗੋਰਖ ਯੌ ਉਚਰੀ ॥੬॥ 

ਕਬਿੱਤ: 

“ਬੈਸ ਢਿਗ ਅੱਗੇ, ਮੁਖ ਤੂਸ਼ਨ ਕਰੱਯੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1004 


ਨਹਿ'ਂ ਔਰ ਕੋ ਸੁਨੰਯੇ, ਜੇਊ ਕਰੈ' 
ਅਭਿਮਾਨ ਕੋ। 

ਬਾਦ ਕੋ ਕਰਾਇ ਜਬ ਮਾਨ! ਮਿਟ ਜਾਇ 'ਹੰਕਾਰ। 
ਤਬ 

ਜਾਨਤਿ ਸੁ ਨਹੀਂ ਅਬ ਹਮਰੇ ਸਮਾਨ 

ਕੌ।! 

ਗੋਰਖ ਅਲਾਇ ਸਿਧ ਲੀਨੇ ਹੈ' ਬੁਲਾਇ 

ਸਭਿ 

ਬੈਸੇ ਆਇ ਆਇ ਕੈ ਅਦੇਸਤਿ! ਨਮਸਕਾਰ ਕਰਦੇ ਹਨ। “ਬੜੇ (ਅ) ਗੋਰਖ ਨੂੰ। 
ਮਹਾਨ? ਕੋ। 

ਗੋਰਖ ਉਚਾਰੀ “ਤੁਮ ਸਿੱਧ ਕਲਾਧਾਰੀ 

ਕੋਊ ਜੀਤੈ ਬਾਦਕਾਰੀ! ਜਾਇ ਨਾਨਕ 'ਝਗੜਾਲੂ। 
ਸੁਜਾਨ ਕੋ” ॥੭॥ 





ਕੈ! ਤੋ? ਹਟਾਇ ਕੈ ਪਾਛੇ ਪਠਾਇ ਹੋ 
ਨਾਤੁਰ ਆਨੋਂਗੋ ਪਾਇ ਲਗਾਈ। 
ਤਾਰਨ! ਤੋਰਨ ਕੀ ਸ਼ਕਤੀ ਮਮ 

ਕੋ ਬਪੁਰਾ ਨਰ ਧੀਰ' ਧਰਾਈ” ॥੮॥ 
ਸ੍ਰੈਯਾ: 

ਗੋਰਖ ਆਇਸੁ ਦੇਤਿ ਭਯੋ 

“ਤੁਮ ਜੀਤਹੁ ਜਾਇ ਕੈ ਬਾਦ ਉਚਾਰੋਂ। 
ਬੋਲਨ ਮੈ ਸਭਿ ਭਾਂਤਿ ਪੁਬੀਨ ਹੋ 
ਪੰਥ ਮੈ ਆਨਹੁ ਜੈਸ ਨਿਹਾਰੋ। ? 
ਸ਼ਰੋਨ ਪੁਸੰਸ ਸੁਨੀ ਗਰਬਯੋ ਉਰ 
ਭੰਗਰ ਤੂਰਨ ਕੀਨ ਪਧਾਰੋ। 

ਮੂਰਖ ਭੇਦਨ ਜਾਨਤਿ ਯੌ 
-ਨਿਗਮਾਗਮ ਕੋ ਇਹ ਰੁਪ ਅਧਾਰੋ!- 'ਵੇਦ ਸ਼ਾਸਤੁ (ਗੁਪਤ ਪੁਗਟ) ਦਾ ਇਹ (ਸ਼੍ਹੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1005 





॥੯॥ ਗੁਰੂ ਨਾਨਕ ਦੇਵ ਜੀ) ਆਧਾਰ ਹਨ। 


ਸ਼ੀ ਗੁਰੁ ਜੀ ਗਮਨੇ ਇਤ ਆਗੇ ਕੋ 

ਮੰਦ ਹੀ ਮੰਦ ਸੁ ਚਾਲ ਸੁਹਾਈ। 

ਉਚੇ ਗਏ ਜਬ ਹੀ ਬਹੁਤੇ 

ਮਰਦਾਨੇ ਤਬੈ ਮੁਖ ਬਾਨੀ ਅਲਾਈ। 

“ਦੇਖਿ ਰਹਯੋ ਨਿਜ ਲੋਚਨ ਸੰਗਿ 

ਮਯੰਕ ਅਬੈ ਨਹਿਂ ਦੇਤਿ ਦਿਖਾਈ'। "ਦੇਖੋ ਅਧਯਾਯ ੬੪ ਵਿਖੇ ਅੰਕ ੭੪ ਦੀ ਟੂਕ। 
ਉਪਰ ਹੈ ਕਿ ਨਹੀਂ ਇਸ ਥਾਨ 

ਕਹਾਂ ਲਗ _ਜਾਵਹੁ ਦੇਹੁ ਬਤਾਈ?? 


॥੧੦॥ 

ਸੁਨਿ ਕੈ ਗੁਨਐਨ ਭਨੇ ਮੁਖ ਬੈਨ 
“ਰਹਸਯੋ ਪਤਿਰੈਨ' ਸੁ ਨੀਚੇ ਹਮਾਰੇ। 
ਜੁਗ! ਸੂਰਜ ਚੰਦ ਪ੍ਰਕਾਸ਼ਕ” ਜੇ ਜਗ 
ਨੈਨ ਤਰੇ ਕਰਿ ਲੇਹੁ ਨਿਹਾਰੇ। 

ਪੁਨ ਔਰੰ ਸਥਾਨ ਜੁ ਬੂਝਤਿ ਊਪਰ 
ਹੈਂ ਬਹੁ ਰੂਰੇ ਅਨੇਕ ਪ੍ਰਕਾਰੇ। 


ਜਹਿੰ ਮੇਰੁ ਕੋ ਸ਼ੇਖਰ, ਸਿੱਧ ਰਹੈ' ਤਹਿ 

ਹੈ ਸ਼ਕਤੀ ਜਿਨ ਬੀਚ ਉਦਾਰੇ ॥੧੧॥ 

ਕਾਕਭਸੁੰਡ ਤੇ ਆਦਿ ਰਿਖੀਸ਼ੁਰ 

ਤਾਂ ਦਰਸੋ! ਸੁਨਿਯੇ ਮਰਦਾਨਾ। ? ਦਰਸ਼ਨ ਕਰੋ। 

ਧੂ ਪ੍ਰਹਿਲਾਦ ਵਡੇ ਜਨ ਦੱਤ 

ਸੁ ਊਰਧ' ਸੋਹਤਿ ਸੁੰਦਰ ਥਾਨਾ। ।ਉੱਪਰ। 

ਮੰਦਹਿ ਮੰਦ ਚਲੈ' ਤਹਿ ਕੋ 

ਮਨ ਸਿੱਧਨ ਕੇ ਬਹੁਤਾ ਅਭਿਮਾਨਾ!। __'ਭਾਵ ਪਹਿਲੇ ਅਸੀਂ ਸਿੱਧਾਂ ਦਾ ਮਾਨ ਮਿਟਾ 
ਲਈਏ, ਫੇਰ ਹੌਲੇ-ਹੌਲੇ ਧੂ ਪੁਹਲਾਦ ਕੋਲ 
ਚੱਲਾਂਗੇ। 

ਦੇਹਿਂ ਮਿਟਾਇ ਭਲੇ ਮਗ ਪਾਇ? 

ਬਖਾਨਤਿ ਤਾ ਛਿਨ ਯੌ ਗਤਿਦਾਨਾ 

॥੧੨॥ 

ਕਬਿੱਤ: 

ਭੰਗਰ ਸੁ ਆਇ ਮੁਖ ਬਚਨ ਅਲਾਇ 

“ਮਾਈ ਮੂੰਡੇ! ਕਹਾਂ ਜਾਇ? ਤੋਹਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਗਮਤਾ ਨ ਜਾਨਿ ਕੋ। 

(ਭੰਗਰਨਾਥ) 

ਆਗੈ ਦੁਖ ਜਾਇ ਜੈ ਹੈਂ ਪ੍ਰਾਨ 
ਗਵਾਇ 

ਕੋਊ ਸਕੈ ਨ ਬਚਾਇ, ਹਨ ਕੀਜੈ ਨਹਿਂ 
ਮਾਨ ਕੋ'। 

ਆਗੈ ਚਲਿਬੇ ਕੀ ਚਾਹਿ ਗੋਰਖ ਕੋ ਗੁਰੂ 
ਕਰੋਂ 

ਸੇਵਕ ਹੈਂ ਜਾਕੇ ਬਹੁ ਦੇਤਿ ਮਨ ਗਜਾਨ 
ਕੋ। 

ਅਬ 

ਦੋ ਮੈਂ ਏਕ ਕੱਯੈ ਜੋ ਤੂੰ ਚਾਹੇਂ ਨਿਜ 
ਪ੍ਰਾਨ ਕੋ” ॥੧੩॥ 

! “ਮਨਸਾ? ਹੈ ਮਾਈ ਤਾਂ ਕੋ 
ਮੁੰਡਾਈ” 

ਪੁਨ ਮਾਈ ਹੂੰ ਕੀ ਮਾਈ! ਸੰਗ ਤਜਾ, 
ਨ ਸੰਭਾਰਿਯਾ। 

ਦੂਖ ਤਾਂ ਕੋ ਹੋਇ ਭੂਲੇ ਪੰਥ ਫਿਰੈ' ਜੋਇ 
ਮਾਨ ਤੁਮਰੇ ਕੋ ਖੋਇ ਲੇਊ ਮਾਰਗ 
ਨਿਹਾਰਿਯਾ। 

ਗੋਰਖ ਬਿਲੋਕ੍ਯੋ ਤੇਰੋ, ਔਧ ਹੈ ਵਧਾਈ 
ਬਾਦਾ 

ਬਾਦ! ਕੋ ਰਚਾਵੈ ਨਹਿ ਮਾਨ 
ਨਿਵਾਰਿਯਾ। 

ਖੋਯੋ ਨਿਜ ਗਯਾਨ, ਕੈਸੇ ਦੇਹੁ ਗਤਿ 
ਆਨ 

ਦੰਭ ਧਾਰੇ ਸਨਮਾਨ ਹਿਤ, ਲੋਕਨ 
ਭੁਲਾਰਿਯਾ ॥੧੪॥ 

ਕਾਨ ਕੋ ਛਿਦਾਇ ਮੁੰਦਾ ਫਟਕ ਬਨਾਇ 
ਸੇਲੀ ਅੰਗ ਹੂੰ ਮੈ' ਪਾਇ, ਬੇਖ ਦੰਭ ਕੇ 
ਨਿਧਾਨ ਹੋ। 


<< 


ਕ 


2 <੩੬ 


ਮੂੰਡ ਹੈ 


<< 


ਕੰ 


1006 





ਗੁਰੂ ਜੀ ਵਾਚ। “ਕਾਮਨਾ। “ਸਿਰ ਮੁੰਨਿਆ ਹੈ, 
ਭਾਵ ਨਾਸ਼ ਕੀਤਾ ਹੈ। 


ਤ੍ਰਿਸ਼ਨਾ ਦੀ ਮਾਂ, ਮਾਇਆ। (ਅ) ਕਪਟ ਛਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1007 


ਭਸਮ ਲਗਾਇ ਪਟ! ਭਗਵੇ ਰੰਗਾਇ __ 'ਕਪੜੇ। 

ਝੋਲੀ ਲੀਨੀ ਹੈ ਸਿਵਾਇ ਨਿਜ ਮਾਨਤਿ 

ਮਹਾਨ ਹੋ। 

ਜੋਗ ਕੀ ਜੁਗਤਿ ਨਹਿਂ ਜਾਨੀ ਤੈਂ 'ਪਾ:-ਬਿਪਤ। 
ਬਿਮਤਾਂ 

ਨਿਜ ਜੋਗੀ ਹੋ ਕਹਿਤ, ਜੋਗ ਹੂੰ ਤੇ 

ਅਨਜਾਨ ਹੋ। 

ਔਧ' ਹੈ ਵਧਾਈ ਕੂਰ, ਪੰਥ ਸ਼ੁਭ? 'ਉਮਰ। “ਚੰਗਾ ਰਸਤਾ। 
ਰਹਸੋ ਦੂਰ 

ਸਹਿਜ ਸੂਰੂਪ ਕੋ ਹਦੂਰਾਂ ਕਿਵ 'ਸਾਹਮਣੇ। “ਕਿਵੇ' ਜਾਓਗੇ। 
ਜਾਨਿਹੋ2?” ॥੧੫॥ 





'ਕਠਨ। “ਪਹਾੜ। “ਰਾਹ। “ਨਹੀਂ ਲੌਭਦਾ। 
ਟੇ ੍ 'ਪਹਾੜ ਦਾ ਨਾਂ। “ਚੋਟੀ ਤੇ। 
ਬੈਸਿ ਗਏ ਸੁਠ ਰੂਪ ਸੁਹਾਈ ॥੧੬॥ 
ਕਬਿੱਤ: 
ਗੁਰੁ ਬੂਝੇ _ਮਰਦਾਨਾ “ਕੈਸੇ _ਕੀਨੋ 
ਮੁਸਕਾਵਨੋ ?? 
ਪ੍ਰਭੂ ਬੈਨ ਕਹਯੋ “ਜੋਗੀ ਆਵਤੋ ਹੈ 'ਡਿੱਠਾ ਹੈ। 
ਲਹਯੋ' ਏਕ 
ਮਾਨ ਮਨ! ਦਹਜਯੋ” ਹਸੇ ਦੇਖਿ ਕਰਿ 'ਜਿਸਦਾ) ਮਨ ਹੰਕਾਰ ਨਾਲ। “ਸੜਿਆ ਹੋਇਆ 
ਆਵਨੋ। ਹੈ। 
ਭੇਜਤਿ ਚ਼ਵਤਿ' ਕਰਿ ਗੋਰਖ ਜੋ ਹਮ 'ਚੜ੍ਹਾਈ। 
ਪਰ 
ਮਤਸਰ _ਉਰ ਧਰਿ ਹੋਇ ਨ 'ਸ਼ਰਮ ਨਹੀਂ ਆਉਂਦੀ ਸੂ। 
ਲਜਾਵਨੋ”। ” 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਅਲਾਵਨੋ ॥੧੭॥ 


ਦਹਰਾ : 

ਲੇਨਿ ਦੇਨਿ ਇਨ ਕੋ ਨਹੀਂ, ਆਵਤ 
ਰੋਸ ਬਢਾਇ। 

ਇਕ ਕੋ ਜਬ ਹੀ ਮਾਰਹੋਂ, ਸਭਿਹੀ ਕੋ 
ਮਤਿ ਆਇ ॥੧੮॥ 

ਸਰਠਾ: 

ਗਰੂਓ ਗਰਬ ਗਵਾਰੁ, ਗੁਨਹਿਂ ਨ ਆਪ 
ਸਮਾਨ ਕੋ। 

ਦੀਜੈ ਸਕਲ ਬਿਦਾਰਿ, ਬਹੁਰ ਨ ਬੈਨ 
ਬਖਾਨ ਕੋ” ॥੧੯॥ 

ਕਬਿੱਤ: 

ਸ਼ੀ ਗੁਰੂ ਅਲਾਈ “ਨਹਿੰ ਹਾਥ ਕੀ 
ਲਰਾਈ 

ਇਹਾਂ ਬੈਨ ਚਤੁਰਾਈ, ਕਰੈ ਬਾਦ! ਸਿੱਧ 
ਆਵਈ। ` 

ਬੋਲਤਿ ਪਰਸਪਰ ਆਵਾ ਤਬ ਜੋਗੀ 
ਨਾਮ ਹੈ ਕਨੀਫਾ ਐਸੇ ਵਾਕ ਕੋ 
ਅਲਾਵਈ। 

(ਕਨੀਫਾ) 

“ਆਗੇ ਈਹਾਂ ਆਏ, ਕੈਧੋ' ਪੂਰਬ ਹੀ! 
ਆਏ ਤੁਮ? 

ਕੌਨੈ ਥਾਨ ਤੀਕ ਅਬ ਚਲਿ ਕਰਿ 
ਜਾਵਈ? 

ਕੌਨ ਨਾਮ ਤੇਰੋ? ਖੋਵੋ' ਮਾਨ ਜੋ ਘਨੇਰੋ 
ਕੀਨੋ 

ਲੀਜੈ _ਉਪਦੇਸ਼ ਮੇਰੋ, 
ਸੁਨਾਵਈ” ॥੨੦॥ 


ਨੀਕੋ_ ਹੋ 


1008 





'ਗੰਵਾਰ ਬੜੇ ਹੰਕਾਰੀ ਹਨ, ਨਹੀਂ ਜਾਣਦੇ ਕਿਸੇ 
ਨੂੰ ਆਪਣੇ ਤੁੱਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1009 





/ “ਆਗੈ ਹਮ ਆਏ ਤਊ ਗੈਲ ਅਬ 'ਗੁਰੂ ਨਾਨਕ ਬਾਚ 

ਜਾਏ” 

ਦੇਖੇ ਬਿਨਾਂ ਸੁਨੇ ਕਹੋ ਕੋਊ" ਐਸੇ ਚਲਿ 'ਪਾ:-ਦੇਖੇ ਬਿਨਾਂ ਸੁਨੇ ਕਹੋ ਕੋਉ-ਦੀ ਥਾਂ ਹੈ- 
ਜਾਤਿ ਹੈ? ਔਰ ਦੇਖੇ ਬਿਨਾਂ ਸੁਨੇ ਕੋਉ-। 

ਜੋਉਂ 

ਸੋਊ ਕਹੋ ਆਨਿ ਕਰਿ, ਐਸੇ ਬਰਰਾਤਿ 

ਹੈ!। 


'ਨਾਨਕ ਮੇਰਾ ਨਾਮ ਹੈ, (ਤੇਰੇ ਪਾਸ) ਹਨੇਰਾ ਦੂਰ ਕਰਨ ਵਾਲਾ ਜੇ ਉਪਦੇਸ਼ ਕੋਈ ਹੈ ਤਾਂ ਕਹੁ (ਐਵੇ 
ਕਿਉਂ) ਬਰੜਾਉਂਦਾ ਹੈਂ। (ਅ) ਪਾਨਾਂਤੂ-ਨਾਨਕ ਹੈ ਨਾਮੁ, ਉਪਦੇਸ਼ਤ ਮਹਾਨ ਜੋਊ ਸੋਊ ਕਹੋ' ਆਨ 


ਕਰ ਤੋਸੋ ਬਿਰਤਾਂਤ ਹੈ (ਮੇਰਾ) ਨਾਮ ਹੈ ਨਾਨਕ ਤੇ ਜੋ ਉਪਦੇਸ਼ (ਉਸ) ਮਹਾਨ (ਰੱਬ ਨੇ ਮੈਨੂੰ ਕੀਤਾ 


॥੨੧॥ 

“ਕਾਨ ਕੋ ਛਿਦਾਵੋ, ਮੁੱਦਾ ਫਟਕ ਬਨਾਵੋ 
ਔਰ ਖਿੰਥਾ! ਗਰ ਪਾਵੋ ਜੋਗ ਰੀਤਿ 
ਸਭਿ ਲੀਜਿਯੇ। 

ਲਗੀਜਿਯੈ। 

ਜਰਾ! ਦੁਖ ਜਾਇ, ਪੋਹੈ ਕਾਲ ਨਹਿ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਹੋਇ ਕੈ ਅਮਰ ਜਸੁ ਸੁਧਾ ਕ੍ਯੋ' 
ਪੀਜਿਯੇ” ॥੨੨॥ 

! “ਮੋਹ ਮਾਨ ਚੀਰ ਕਾਨ, ਮੁੰਦ੍ਾ ਹੈ 
ਗਰੀਬੀ ਗਜਾਨ 

ਧਯਾਨ ਕੀ ਸਰੀਰ ਖਿੰਥਾ ਸਦਾ ਜੋ 
ਅਨਾਸ਼ ਹੈ। 

ਭਸਮ ਸੰਤੋਖ, ਭੀਖ ਲੀਨੀ ਸੁੰਨ ਮੰਡਲ 
ਕੀ 

ਰਾਸ ਹੈ। 

ਕਾਲ ਹੈ ਪਲਾਯੋ', ਗੁਰ ਸ਼ਬਦ ਕਮਾਯੋ 
ਸਭਿ ਜਰਾ ਯੌ? ਮਿਟਾਯੋ ਹਰਿ ਰੂਪ ਸੈਂ, 
ਨਿਵਾਸ ਹੈ। ? 

ਸ਼ੀ ਗੁਰੂ ਉਚਾਰੀ 'ਸੁਨੋ ਸਿੱਧ ਦੰਭ 
ਧਾਰੀ ! 

ਭਾਰੀ ਜਾਨਿਯੇ ਕਮਾਯੋ, ਜੋਗ ਐਸੋ ਹਮ 
ਪਾਸ ਹੈ” ॥੨੩॥ 


ਸੈਯਾ: 

ਯੌ ਸੁਨਿ ਕੈ ਸੋਊ ਜਾਤਿ ਭਯੋ 

ਉਰ ਬੀਚ ਬਿਚਾਰ ਕੈ, ਪੂਰਨ ਜਾਨਾ। 
'ਸ਼ੇਖ਼ਰ ਮੇਰੁ ਚਲੋ ਗੁਰੂ ਜੀ!” 

ਕਰ ਬੰਦਿ ਕਹੈ ਤਬ ਹੀ ਮਰਦਾਨਾ। 
ਸੀ ਪੁਭੁ ਬੈਨ ਭਨੇ ਤਿਹ ਸੋ 

“ਗਮਨੈ” ਮੰਦ ਮੰਦ ਪਿਥੇ' ਸੁਖ ਥਾਨਾ। 
ਸਿੱਧਨ ਕੋ ਅਵਿਲੋਕਹੁ ਕੌਤਕ 
ਆਵਤਿ ਹੈਂ ਜਿਨਕੇ ਬਹੁ ਮਾਨਾ? 
॥੨੪॥ 

ਕਬਿੱਤ: 

ਆਯੋ ਹੈ ਹਨੀਫਾ ਅਵਿਲੋਕਤਿ' ਹੀ 
ਬੋਲਯੋ ਬੈਨ 

“ਬਾਲ ਹੈ ਅਦੇਸ” ਸੁਨਿ ਸ਼੍ਰੀ ਗੁਰੂ 
ਭਨਤਿ ਹੈ'। 


1010 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





(ਹਨੀਫਾ) 

“ਅਦੇਸ ਏਕੁੰਕਾਰ ਕੋ ਹਨੀਫਾ ! ਆਉ 
ਬੈਸ 
ਬਿਸਮਾਦਯੋ ਸੁਨਿ ਸੋਊ, ਗਟੀ' ਮਨ ਮੈ _'ਗਿਣਤੀਆਂ। 
ਗਿਨਤਿ ਹੈ। 

ਬੂਝਤਿ ਭਾ “ਪੂਰਬ ਹੀ! ਮੇਲ ਮੇਰੋ ਤੇਰੋ 'ਪਹਿਲੀ ਵਾਰ ਹੀ। 
ਭਯੋ 

ਨਾਮ ਜੋ ਹਨੀਫਾ ਆਗੇ ਕੈਸੇ ਕੈ ਜਨਤਿ 

ਹੈ? 

ਕਾਹੂ ਨੇ ਬਤਾਯੋ, ਕਿਧੌ'_ ਤੀਨ ਕਾਲ 

ਗਯਾਤਾ ਤੁਮੈ ? 

ਭਯੋ ਹੈ ਸੰਦੇਹ ਮੇਰੇ, ਕਹਯੋ ਸੋ ਬਨਤਿ 

ਹੈ” ॥੨੫॥ 


2 


<< 


ਦਹਰਾ : 

ਸ਼ੀ ਗੁਰੁ ਬੋਲੇ ਬਚਨ ਪੁਨ 
“ਸੁਨਹੁ ਆਪਨੀ ਬਾਤ। 
(ਹਨੀਫਾ ਨੂੰ ਪੂਰਬਲਾ ਹਾਲ ਦੱਸਣਾ) 


ਕੰਕਕਰਣ ਤਵ ਪਿਤਾ ਕੋ 

ਨਾਮ ਹੁਤੋ ਬੱਖਜਾਤ ॥੨੬॥ 

ਨਗਰ ਸੀਲਾਪੁਰ ਕੇ ਬਿਖੈ 
ਕਰਤੇ ਰਾਜ ਬਿਸਾਲ। 

ਬਿਤੀ ਔਧ ਤਵ ਪਿਤਾ ਕੀ 
ਪਰਯੋ ਕਾਲ ਕੇ ਜਾਲ ॥੨੭॥ 

ਕਬਿੱਤ: 

ਬਰਖ ਸਪਤ ਦਸ ਬੈਸ ਹੁਤੀ ਤੇਰੀ ਤਬ 
ਤਾਂ ਕੇ ਪਾਛੇ ਦੇਸ਼ ਰਾਜ ਕੋਸ਼! ਸਭਿ ਲਯੋ 
ਹੈ। 

ਏਕ ਦਿਨ ਮਾਂਹਿ ਤੈ' ਅਰੂਢ/ ਭਯੋ ਬਾਜ 
ਪਰ 

ਮਨ ਕੇ ਹੁਲਾਸ ਸੋ' ਅਖੇਰ ਬ੍ਰਿਤਿ' ਗਯੋ 
ਹੈ। 

ਬਨ ਮੈ ਬਿਚਰ ਬਹੁ ਜੀਵਨ ਕੋ ਘੇਰਿ 


1011 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1012 





ਕਰਿ 

ਸ਼ੂਕਰ/ ਬਿਹੰਗ? ਮ੍ਰਿਗ! ਘਾਤ ਤੈਨੇ ਕਯੋ 'ਸੂਅਰ। 'ਪੰਛੀ। 'ਹਰਨ। 
ਹੈ। 

ਹਟਯੋ ਜਬ ਧਾਮ ਓਰ ਗੋਰਖ ਮਿਲਾਪ 

ਕੀਨੋ 

ਹਨੇ! ਜੀਵ ਦੇਖਿ ਤਿਨ ਬਚਨ ਸੁਨਯੋ ਹੈ 

॥੨੮॥ 


ਬਨ ਜੀਵ ਹਨੇ ਰਸਨਾ ਹਿਤ ਸਾਦੂ'। 
ਤੈਸੇ ਹਨੈ' ਤੁਮਰੇ ਤਨ ਕੋ ਇਹ 

ਕਯੋੱ ਨਿਜ ਆਵ! ਗਵਾਵਤਿ ਬਾਦੂ-। 
ਯੌ: ਸੁਨਿ ਕੈ ਮਨ ਮੈਂ ਗੁਨਿ ਕੈ? 
ਤੁਵ' ਕੀਨ ਬਿਨੈ ਮ੍ਰਿਤੁ? ਭਾ ਡਰ ਯਾਦੂ। 
ਗੋਰਖ ਕੇ ਪਦ ਕੋ ਗਹਿ ਕੈ! ਤੁਵ 
ਚਾਹਿਤ _ਭਾ ਤਿਹ ਭੂਰ _ਪ੍ਰਸਾਦੂ' 
॥੨੯॥ 

ਕਬਿੱਤ: 

-ਨਾਥ ! ਕੀਜੈ ਦਾਯਾ! ਜਿਵ ਰਹੈ ਬਿਰ 


ਸੁਨੇ ਬੈਨ ਐਸ ਸੀਸ ਪਾਗ ਤਾਰ ਬੈਸ! "ਸਿਰੋਂ ਪਗੜੀ ਉਤਾਰ ਬੈਠ ਕੇ। 
ਕਹਯੋ 

-ਮੂੰਡੀਏ ਜੀ ਮੂਡ ਜਾਂ ਤੇ ਥਿਰ ਪਦ ਮੁੰਨੇ ਸਿਰ। 

ਪਾਵਈ-। 

ਗੋਰਖ ਨੇ ਕਾਨ ਪਾਰ/ ਮੂੰਡਯੋ ਹੈ ਸਵਾਰ 'ਕੰਨ ਪਾੜਕੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੩੦॥ 

ਸੋਰਠਾ: 

ਸੁਨਿ ਕਰਿ ਬਿਸਮੈ ਹੋਇ, ਪਤੇ ਬਤਾਏ 
ਸਰਬ ਜਬ। 

ਭਰਮ ਰਿਦੇ ਤੇ ਖੋਇ, ਜਾਨੇ ਸ਼ੀ 
ਅਵਤਾਰ ਹਰਿ ॥੨੧॥ 

ਲਖਿ ਨਿਜ ਸਫਲ ਸਰੀਰ, -ਭਯੋ ਦਰਸ 
ਜਗਦੀਸ਼ ਕੋ-। 

ਲੇਨੇ _ਪਤੋਂ _ਗਹੀਰ!, ਬਹੁਰ ਹਨੀਫਾ 
ਬੋਲਿਓ ॥੩੨॥ 

ਦਹਰਾ : 

“ਕੌਨ ਥਾਨ ਮੂੰਡਯੋ ਮੁਝੈ, ਸੋ ਤੁਮ ਦੇਹੁ 
ਬਤਾਇ। 

ਜਾਨੌ ਮੈ' ਅਵਤਾਰ ਤਬ, ਭਵ ਤਾਰਨ 
ਹਿਤ ਆਇ” ॥੩੨੩॥ 

ਕਬਿੱਤ: 


4 


'ਸਿਰ। 
!ਖਜ਼ਾਨੇ। 


'ਸਮਿੱਗੂੀ। 


ਐਸੇ ਸੁਨਿ ਬੈਨ ਗੁਨ ਐਨ ਕੇ ਭੀ ਚੈਨ! 'ਚੈਨ ਹੋਇਆ ਭਾਵ ਤਸੱਲੀ ਹੋ ਗਈ। 


ਮਨ 

ਬੰਦੇ _ਗਤਿਦੈਨ ਪਦ ਦੋਨੋ ਸੀਸ 
ਨਾਇਕੈ। 

ਹੀਨ ਨਿਜ ਜਾਨ ਕੀਨੋ ਮੇਰੁ ਕੋ ਪਯਾਨ 
ਨੀਕੇ ਬਚਨ ਬਖਾਨ ਗਯੋ_ਰਿਦੇ ਸੁਖ 
ਪਾਇਕੈ ॥੩੪॥ 


ਦਹਹਾ; 


1013 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1014 


ਗੋਰਖ ਕੇ ਢਿਗ ਜਾਇ ਕੈ, ਉਸਤਤਿ 

ਕੀਨਿ ਬਖਾਨ। 

“ਕਲਾਵਾਨ ਸਰਬੱਗ ਸੋ, ਮਹਿਮਾ ਜਾਂਹਿ 
"॥੩੫॥ 

ਕਬਿੱਤ: 

ਗੋਰਖ ਬੁਲਾਇ ਸਿੱਧ ਭੂਤਵੇ' ਸੁਨਾਇ', 

ਕਹਜਯੋ “ਤਾਂ ਕੋ ਸਮਝਾਇ ਉਪਦੇਸ਼ ਦੇਹੁ 

ਜਾਈਏ। ? 

(ਭੂਤਵੇ) 





ਨਾਮ ਹੈ ਇਕ ਸਿੱਧ ਦਾ। 'ਪਾ:-ਜੁ ਨਾਇ। 


ਤੇਰੇ, 

ਮਰਨ ਮਿਟਾਇੰ, ਐਸੇ ਪਦ ਕਯੋ ਨ 
ਪਾਈਏ। 

ਪਹੁੰਚਿਓ ਤੂੰ ਆਇ, ਨਹਿਂ ਛੂਛਾ ਹਟਿ' 
ਜਾਇ ਅਬ, 

ਯਾਂ ਤੇ ਕਹੋ' ਤੋਹਿ, ਜੀਅ ਹੋਇ ਜੋ 
ਸੁਨਾਈਏ” ॥੩੬॥ 

ਸ਼ੀ ਗੁਰੂ ਕਹਤਿ ਬੈਨ 'ਛੂਛਾ ਸੋ ਰਹਤਿ 
ਨਾਮ ਨ ਜਪਤਿ, ਦੁੱਖ ਜਾਇ ਜਮ ਤਾਸ 
ਕੋ। 

ਮਾਨ ਕੋ ਮਿਟਾਇ, ਸਭੈ ਚਰਨ ਲਗਾਇ 
ਅਬ, 

ਨਹੀਂ ਹਟ ਜਾਹਿਂ ਹਮ ਆਵੈ ਤੁਮ ਪਾਸ 
ਕੋ। 

ਜਨਮ ਮਰਨ ਕੋ _ਅਤੰਕ!' ਮਨ ਮਾਨੇ 'ਤਰ। 
ਸੋਊ, 

ਦੇਹਿ ਬਿਖੈ _ਹੰਤਾ ਅਤਿ _ਧਾਰਯੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1015 


ਅੱਭਿਆਸ ਕੋ। 

ਰੰਚਕ ਸਨੇਹ! ਗਯਾਨੀ ਕਰੇ ਨਹਿ ਦੇਹਿ 'ਮੋਹ। 

ਬਿਥੈ, 

-ਰਹੇ ਤੇ ਹਰਖ ਨਹੀਂ, ਸ਼ੋਕ ਨ ਬਿਨਾਸ਼ 

ਕੋ`- ॥੩੭॥ 

ਦੋਹਰਾ: 

ਸੁਨਿ ਕੈ ਜਾਨੇ ਗਜਾਨ ਘਨ, 

ਗਮਨਜਯੋ ਨਿਜ ਅਸਥਾਨ। 

ਗੋਰਖ ਕੇ ਢਿਗ ਬੈਠਿ ਕੈ, 

ਕੀਨ ਬ੍ਰਿਤੰਤ ਬਖਾਨ ॥ ੩੮ ॥ 

ਤਿਹ ਤੂਸ਼ਨ ਕਰਿਵਾਇਕੈ, 

ਗੋਰਖ ਆਇਸੁ ਦੀਨ। 

“ਹੈ ਕੋ ਸਿਧ ਸਮਰੱਥ ਜੋ, 

ਜੀਤਹਿ ਬਚਨ ਪ੍ੁਰਬੀਨ!” ॥੩੯॥ ਬਚਨਾਂ ਦੀ ਪ੍ਰਬੀਨਤਾ ਨਾਲ ਜਿੱਤੇ (ਅ) ਬਚਨਾਂ 
ਦੇ ਪ੍ਰਬੀਨ (ਗੁਰੂ ਜੀ) ਨੂੰ ਜਿੱਤੇ। 





ਚਰਪਟ ਕਰਿ ਉਰ ਤਮਕ ਕੋ, 
ਆਵਾ ਗੁਰੁ ਕੇ ਪਾਸ। 
(ਚਰਪਟ) 
ਬੈਠਯੋ ਤਬਹਿ ਸਮੀਪ ਹੈ 
ਕੀਨੇ ਬਚਨ ਪ੍ਰਕਾਸ਼ ॥੪੦॥ 


ਤਵ ਭੋਜਨ ਕੌਨ? ਅਚੋ ਜੁ ਅਧਾਰਾ। 

ਸੇਜ ਡਸਾਇ ਕਹਾਂ ਬਿਸਰਾਮ' ਕੀ? /ਅਰਾਮ। 
ਕੌਨ ਦੁਕੁਲ ਸਰੀਰ ਪੈ ਧਾਰਾ? /ਕਪੜਾ। 

। “ਆਸਨ ਬੈਸਨ ਦੇਹ ਕੇ ਭੀਤਰ ਗੁਰੂ ਜੀ ਵਾਚ। 
ਨਾਮ ਸੁ ਭੋਜਨ ਜਾਨਿ ਹਮਾਰਾ। 

ਚੀਰ ਖਿਮਾ ਤਨ ਪੈ ਪਹਿਰੇ 

ਸੁਠ ਸੇਜ ਡਸੀ ਦਸਵੇ' ਬਰ ਦ੍ਰਾਰਾ” 

॥੪੧॥ 

ਕਬਿੱਤ: 'ਖਟਪਟੀ। “ਮਿਟ ਗਈ। “ਹਿਰਦੇ ਦੇ। “ਪੜਦੇ 
ਚਰਪਟ ਖਟਪਟ' ਮਿਟੀ? ਘਟ” ਪਟ", ਦੀ। “ਪਾਸ। 
ਤਟ” 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਗੋਰਖ ਕੇ ਸਟਪਟ' ਬੈਠਿਕੇ ਉਚਾਰੀਯਾ। 
“ਪੂਰਨ! ਬਿਕਟ?, ਨਹਿ ਜਾਨੋ ਤਾਂ ਕੋ 
ਘਟ” ਕੈਸੇ 

ਕੋਊ ਬਿਧ ਲਟੈ ਨਹਿਂ!, ਟਰਤਿ? ਨ” 
ਟਾਰੀਯਾ”। ” 

ਝੰਗਰ ਸੁਨਤਿ ਮਨ ਖਾਇ ਕੈ ਤਮੱਕਾਂ 
ਕਹੈ 

“ਕੈਸੋ ਮਾਈ ਮੂੰਡਾ? ਦੇਹੁ ਆਇਸ, 
ਨਿਹਾਰੀਯਾ। ? 

(ਝੰਗਰ) 

ਖਿਨ ਮਾਂਹਿ ਆਇ 
ਅਲਾਇ ਤਿਨ 
“ਬਿਨਾ ਦੂਧ ਬਾਰਿਕ! ਕੋ ਕੈਸੇ ਪ੍ਰਿਤ 
ਪਾਰੀਯਾ ॥ ੪੨॥ 

ਦਹਰਾ : 

ਕੌਨ ਨਾਮ? ਕਿਤ ਜਾਹੁਗੇ!? 

ਰਹੋ ਕੌਨ ਸੇ ਦੇਸ਼? 

ਝੰਗਰ ਬੂਝੈ ਤੋਹਿ ਕੋ, 

ਕੌਨ ਤੁਮਾਰਾ ਭੇਸ?” ॥੪੩॥ 


ਬੈਠਿ ਬਚਨ 


ਲਗੀ ਲਿਵ ਤੇ ਉਰ ਬਾਰਿਕ ਪਾਰਾ। 
ਨਗਰੀ ਸ਼ਿਵਦੇਸ' ਪਛਾਨ ਹਮਾਰਾ। 
ਭੂਲੇ ਸੁ ਗੋਰਖ ਉੱਤਮ ਪੰਥ ਤੇ 
ਅੰਧ ਵਧਾਇ ਕੈ ਮਾਨ ਅਪਾਰਾ। ? 
ਯੋ ਸੁਨਿ ਝੰਗਰ ਲੌਜਤਿ ਹੋਇ 


ਸੁਮੇਰੁ ਪੈ 
॥੪੪॥ 


ਜਾਇ ਕੈ ਬੈਨ ਉਚਾਰਾ 


੭੨੩ 


ਤਤਕਾਲ ਹੀ ਉੱਤਰ ਦੇਤਿ ਬਤਾਈ'। ' 


1016 





'ਛੇਤੀ ਹੀ। 

/ਪੂਰਾ। ਅਅਜਿੱਤ, ਜੋ ਦਲੀਲ ਨਾਲ ਕੱਟਿਆ ਨਾ 
ਜਾ ਸਕੇ (ਅ) ਵਿਸ਼ਾਲ, ਅਥਾਹ। ਥੋੜਾ, ਕੱਸਾ। 
'ਨਿਰੁੱਤਰ ਨਹੀਂ ਹੁੰਦਾ। 3ਨਹੀਂ। 
“ਹਟਾਇਆਂ। 


'ਕ੍ਰੋਧ। 


“ਹਟਦਾ| 


'ਦੇਖਾਂ ਜਾ ਕੇ। 


ਭਾਵ ਗੁਰੂ ਜੀ ਪਾਸ ਆ ਕੇ। 


ਬੱਚੇ ਨੂੰ। 


'ਜਾਵੋਗੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੰਘਰ ਬੋਲ ਉਠਜਯੋ ਸੁਨਿ ਕੇ 
“ਕਰ ਬਾਦ ਕੋ ਮੈ ਤਿਹ ਰੋਕਹੁ' ਜਾਈ। ? 





ਕਹਿ ਰੋਸ ਚਲਯੋ ਗੁਰ ਕੇ ਢਿਗ ਧਾਈ। 

ਜਯੋ' ਬਿਨਤਾਸੁਤ' ਕੋ ਚਹਿ ਜੀਤਨ 'ਗਰੁੜ। 
ਪੰਨਗ! ਬਾਰ _ਹੀ__ਬਾਰ _ਸਿਧਾਈ 'ਸੱਪ। 
॥੪੫॥ 

ਦੋਹਰਾ: 

ਗਏ ਅਗਾਰੀ ਕੋ_ਗੁਰੂ, ਗਿਰ ਮੀਨਾ 

ਜਿਹ ਨਾਮ। 

ਬੈਸੇ ਆਸਨ ਲਾਇ ਤਹਿ, ਹਨਨ! 'ਨਾਸ਼ ਕਰਨ। “ਹੰਕਾਰ। “ਸਿੱਧਾਂ ਦਾ। 
ਮਾਨ” ਸਿਧਾ ਕਾਮ ॥੪੬॥ 

ਸੰਘਰ ਬੋਲਯੋ ਆਨਿਕੈ, “ਬਾਲੇ ! ਹੈ 
ਆਦੇਸ਼। ` 

ਸੁਨਿ ਤੂਸ਼ਨ ਮੁਖ ਤੇ ਰਹੇ, ਮੁਸਕਾਨੇ 
ਜਗਤੇਸ਼ ॥ ੪੭॥ 


ਸਰਠਾ: 

ਅਸ ਬਿਧਿ ਬਚਨ ਅਲਾਵਹੀ। 
“ਉੱਤਰ ਦੇਤਿ ਨ ਕੋਇ 

ਮਾਈ ਮੂੰਡਾ ਹਸਤਿ ਹੈ” ॥੪੮॥ 
ਕਬਿੱਤ: 


ਜਿਸ ਨੇ ਤੈਨੂੰ) ਸਿੱਖਯਾ। 


/ਪਾੜਕੇ। “ਮੂਰਖ। 


1017 


“ਸਿਰ ਮੁਨਾਕੇ ਆਪਣੀ ਕੁਲ ਨੂੰ ਲਾਜ ਲਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਾਰ ਜਾਨੈ 

ਜੁਗੀਆ ਕਹਾਏ, ਨਿਜ ਜੋਗ ਕੋ ਲਜਾਯੋ 
ਹੈ| ' 

ਸੰਘਰ ਸੁਨਤਿ ਸ਼ੁਤਾ, ਹੋਇ ਕੈ ਲੌਜਤਿ 
ਰਿ ਹੱ 

ਹੈ ॥੪੯॥ 

“ਕੌਨ ਹੈ ਜੁਗਤ? ਜਾਂ ਤੇ ਕ੍ਰੋਧ 
ਜੀਤ ਲੀਜੈ 

ਹੋਇ ਕੈ ਅਤੀਤ, ਕੈਸੇ ਕਾਮ 
ਗਵਾਈਏ ? 
ਸੀਸ ਕਾਲ ਟਰੈ 
ਉਰ 

ਕੌਨ ਸੀ ਜੁਗਤ ਤੇ ਅਮਰਪਦ ਜਾਈਏ ? 
ਮਾਯਾ _ਤਜਿ' ਕੈਸੇ ਕਰਿ? ਜੱਗ ਮੈ 
ਰਹਾਇ ਨਰ 


[91 


ਹੂੰ ਕੋ 
ਕੋ 


ਕੈਸੇ? ਲੋਭ ਪਰਹਰੈ? 


ਬੂਝਯੋ ਹੈ ਸੰਦੇਹਿ, ਤੋ ਕੋ ਉੱਤਰ 
ਸੁਨਾਈਏ। ” 
ਐਸੇ ਸੁਨਿ ਬੈਨ, ਗਤਿਦੈਨ ਗੁਨਐਨ 


ਗੁਰੂ 
ਜਾਂਹੀ ਕੀ ਸ਼ਰੰਨ ਤੇ ਸਰਬ ਸੁਖ ਪਾਈਏ 
॥੫੦॥ 

“ਸ਼ਾਂਤਿ ਰੋਸ ਜੀਤ, ਤਜਿ ਤ੍ਰਿਗਿਨ 
ਅਤੀਤ ਹੋਇ 

ਗੁਰੂ ਮੁਖ ਪਾਇ ਗਯਾਨ!, ਕਾਮ ਕੋ 
ਗਵਾਈਜਯੇ। 

ਨਾਮ ਲਿਵ ਕਾਲ ਟਰੈ!, ਲੋਭ ਤੇ ਸੰਤੋਖ 
ਧਰੈ? 


ਧਯਾਨ ਹਰਿ ਕਰੈ ਤੇ ਅਮਰ ਪਦ 
ਜਾਈਗਯੇ। 


1018 





ਸਿਰ ਤੋ ਮੌਤ। “ਦੂਰ ਹੋਵੇ। 


'ਗੁੱਸੇ ਨੂੰ ਸ਼ਾਂਤੀ ਨਾਲ ਜਿੱਤੀਏ। 
'ਗੁਰੂ ਦੇ ਮੂੰਹੋਂ ਗਜਾਨ ਪਾ ਕੇ। 


ਨਾਮ ਦੀ ਲਿਵ ਨਾਲ ਕਾਲ ਟਲਦਾ ਹੈ। ਭਾਵ 
ਸਰੀਰ ਮਰਨ ਨਾਲ ਬੀ ਲਿਵ ਨਹੀਂ ਮਰਦੀ। ਲਿਵ 
ਵਾਲੇ ਨੂੰ ਜਨਮ ਮਰਨ ਨਹੀਂ। “ਸੰਤੋਖ ਧਾਰਨ 


ਨਾਲ ਲੋਭ (ਟਲਦਾ ਹੈ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1019 





ਸੰਤਨ ਕੀ ਸੰਗਤ ਕੈ ਮਾਯਾ ਤੇ ਅਲੇਪ 
ਰਹੈ 

ਬਿਖੈ! `ਬਿਖ2 ਜਾਨਿ ਕੈ ਰਿਦੇ ਤੇ 
ਬਿਸਰਾਈਜਯੇ। 

ਭਾਉ ਸੋ ਭਗਤਿ ਇਹ ਉੱਤਮ ਜੁਗਤਿ 
ਵਡੀ 

ਮਾਨ ਮੋਹ _ਤਯਾਗ ਕੈ _ਨਿਰਾਲਮ 
ਰਹਾਈਯੇ ` ॥੫੧॥ 


॥੫੨॥ 

ਦੋਹਰਾ: 

ਹੈ ਜੋਗਾਂ। 

ਸੋ ਨੀਕੀ ਬਿਧਿ ਸੋ ਗਹਯੋ, ਕਬਹਿ ਨ 
ਕਰੋਂ ਬਿਯੋਗ! ॥੫੨੩॥ 

ਲਿਵ ਏਕ। 

ਸਰਬ ਕਾਜ ਪੂਰਨ ਕਰਤਿ, ਜਿਸ ਤੇ 
ਹੋਤਿ ਬਿਬੇਕ” ॥੫੪॥ 

ਸਰਨਾ: 

ਸੁਨਿ _ਸੰਭਾਲਕਾ _ਸਾਰ!, _ਗਮਨ੍ਯੋ 
ਸ਼ਿਕਰ£ ਸੁਮੇਰੁ ਪੈ। 

ਕੀਨ ਬ੍ਰਿਤੰਤ ਉਚਾਰਿ, ਧਯਾਯ ਭਯੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1020 





ਪੂਰਣ ਅੰਬੈ ॥੫੫॥ 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁਰੰਥੇ ਪੂਰਬਾਰਧੇ “ਸਿੱਧਨ ਚਰਚਾ” ਪ੍ਰਸੰਗ ਬਰਨੰਨ ਨਾਮ 
ਇਕਾਹਠਮੋ' ਅਧਯਾਯ ॥੬੧॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1021 


੬੨. [ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ। ਸਿੱਧ ਗੋਪੀ ਚੰਦ, ਈਸ਼ਰ ਨਾਥ, ਲੈਗਰ, 
ਮੰਗਲ ਨਾਥ, ਸੰਭੂ ਨਾਥ ਨਾਲ ਚਰਚਾ] 





(ਗੋਪੀ ਚੰਦ) ॥੧.. ॥ (ਈਸ਼ਰ ਨਾਥ] ॥੬..॥ 

(ਲੰਗਰ) ॥੯.. ॥ (ਿੰਗਲਨਾਥ) ॥੧੨, ੨੨..॥ 
(ਸ਼ੂਧਾਵਾਨ ਸਿੱਧ] ॥੧੮-੧੯॥ (ਗੁਰੂ ਜੀ ਨੇ ਮੰਗਲਨਾਥ ਨੂੰ ਸਰਾਹਿਆ) ॥੨੩੩..॥ 
(ਸੰਭੂ ਨਾਲ ਚਰਚਾ) ॥ ੩੫..॥ 


'ਬੰਦਤਿ ਗੁਬਿੰਦ ਸਿੰਘ ਪਦ ਅਰਬਿੰਦ 

ਦੁਖ ਦੁੰਦ ਕੋ ਨਿਕੰਦ ਗੁਰੂ ਮੇਰੋ ਈ ਮੁਕੰਦ ਹੈ। 

ਦੁੰਦ=ਦੋਖ। ਨਿਕੰਦ=ਕੱਟਣ ਵਾਲੇ, ਦੂਰ ਕਰਨ ਵਾਲੇ। ਮੁਕੰਦ=ਮੁਕਤੀ ਦਾਤਾ। ਅਰਬਿੰਦ=ਕਮਲ। 
"ਏਸ ਕਬਿੱਤ ਦੇ ਪਹਿਲੋ' ਹੀ ਸ਼ੀ ਬਾਲਾ ਸੰਧੁਰ ਵਾਚ ਲਿਖਿਆ ਹੈ ਸੀ ਤੇ ਨਿਰੀ ਪਹਿਲੀ ਤੁਕ ਕਬਿੱਤ 
ਦੀ ਜੋ ਮੰਗਲ ਰੂਪ ਹੈ ਆ ਕੇ ਹੀ ਅੱਗੋ ਕਥਾ ਅਰੰਭ ਹੋ ਜਾਂਦੀ ਹੈ, ਸੋ ਏਹ ਇਕ ਸਤਰ ਕਵਿ ਜੀ 
ਵਲੋਂ ਮੰਗਲ ਨਹੀਂ ਬਾਲੇ ਵਲੋਂ ਮੰਗਲ ਸਮਝੀਏ ? ਪਰ ਬਾਲਾ ਜੀ ਨੇ ਜੋ ਪਹਿਲੋ' ਹੋ ਚੁੱਕੇ ਸਨ, ਗੁਰੂ 
ਗੋਬਿੰਦ ਸਿੰਘ ਜੀ ਦਾ ਦਰਸ਼ਨ ਨਹੀਂ ਕੀਤਾ ਉਹ ਗੁਰੂ ਜੀ ਦਾ ਮੰਗਲ ਕਰ ਨਹੀਂ ਸਕਦੇ, ਤਾਂਤੇ ਏਹ 
ਜਾਪਦਾ ਹੈ। 


ਅਰਥ: 
ਦੰਦ ਦੁਖਾਂ ਦੇ ਦੂਰ ਕਰਨ ਹਾਰੇ ਗੁਰੂ ਗੋਬਿੰਦ ਸਿੰਘ ਜੀ ਮੇਰੇ ਮੁਕਤੀ ਦਾਤਾ ਹਨ (ਉਨ੍ਹਾਂ ਦੇ) 


ਚਰਣਾਂ ਕਮਲਾਂ (ਪਰ) ਨਮਸਕਾਰ ਕਰਦਾ ਹਾਂ। 
ਸੀ ਬਾਲਾ ਸੰਧੁਰੁ ਵਾਚ ॥ 

ਸਭਿ 

ਆਇਸੁ ਉਚਾਰ ਤਬ ਭੇਜਯੋ ਗੋਪੀ ਚੰਦ 
ਹੈ। 

(ਗੋਪੀ ਚੰਦ) 

ਆਵਤਿ ਹੀ ਦੇਖਿ ਕਰਿ ਕਹੀ ਹੈ 
“ਅਦੇਸ? 

“ਏਕੁੰਕਾਰ ਕੋ ਅਦੇਸ਼” ਸੁਨਿ ਭਾਖੀ 
ਸੁਖਕੰਦ ਹੈ। 

ਆਇ ਢਿਗ ਬੈਸਿ ਉਰ ਹਰਖ ਬਿਸ਼ੇਖ਼ 
ਜੈਸੇ 

ਮਾਰਤੰਡ! ਦੇਖਿ ਬਿਗਸਾਤਿ ਅਰਬਿੰਦ ਹੈ 
॥੧॥ 

“ਕੌਨ ਧਯਾਨੀ? ਕੌਨ ਗਯਾਨੀ? ਕੌਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਇਸ਼ਨਾਨੀ? 

ਪੁਨ ਨਿਰਮਲ ਕੌਨ? ਮੋਹਿ ਤਪਾ ਜੀ! 
ਬਤਾਈਜਯੇ। 

ਕੌਨ ਸੁ ਜੁਗਤਿ ਜਾਂ ਤੇ ਦੀਪਕ ਦਿਪਤਿ 
ਹੋਤਿ? 

ਗੈਲ ਕੌਨ ਚਲਤਿ ਸੁ ਠਾਕ? ਨਹੀਂ 
ਪਾਈਯੇ ? 

ਕੌਨ ਘਰ ਐਸੋ, ਸੁਖ ਪਾਇ ਜਹਾਂ ਬੈਸੇ 
ਨਿਤ? 

ਪਾਇ ਕੋ ਸਥਿਤ! ਕੋ ਨ ਬਹੁਰ 
ਡੁਲਾਈਯੇ। 

ਦੰਭ ਕੋ ਨਿਕੰਦ' ਗੁਰ ਕਿੰਕਰ? ਮੁਕੰਦ” 
ਸੁਨਿ ਬੋਲੇ ਗੋਪੀ ਚੰਦ ਸੋਂ ਅਨੰਦ ਕੰਦ 
ਦਾਈਯੇ' ॥੨॥ 
“ਸੁਰਤਿ ਨ ਖੋਵੈ ਧਯਾਨੀ, ਗੁਰਮੁਖਿ 
ਗਯਾਨੀ ਹੋਵੈ 

ਨਿਰਮਲ ਸੋਈ ਗੁਰਬਾਣੀ ਹੇਤ ਲਾਵਈ। 
ਅਠਸਠ!' ਤੀਰਥ ਸ਼ਨਾਨੀ ਤੁਮ ਜਾਨੋ 
ਸੋਊ 

ਸ਼ਰਧਾ ਸਮੇਤ ਗੁਰੂ ਦਰਸ਼ਨ ਪਾਵਈ। 
ਸੀਧੋ ਜੋ ਕਮਲ ਹੋਤਿ ਜਾਗੇ ਤਬ ਦੀਪ 
ਜੋਤਿ 

ਭਾਵੀ ਮਨ ਮਾਨੈ ਗੈਲ! ਠਾਕ ਬਿਨ 
ਜਾਵਈ। 

ਤ੍ਰਿਕੁਟੀ ਕੋ ਭੇਦਿ ਸੁਖ ਪਾਵਤਿ ਅਛੇਦ 
ਨਿਤ ਹੋਇ ਹੈ ਸਥਿਤ ਨਹੀਂ ਬਹੁਰ 
ਡੁਲਾਵਈ” ॥੨॥ 

ਸੰਗ 

ਦੀਜਿਯੇ। 

ਹੋਹਿੰਗੇ ਅਨੰਦ ਤੇਰੇ ਪਦ ਅਰਬਿੰਦ 





।ਰਾਹ। “ਰੋਕ। 


!ਸਥਿਰਤਾ। 


'ਕੱਟਣ ਵਾਲੇ। [ਦਾਸਾਂ ਦੇ। ਮੁਕਤੀ ਦਾਤੇ। 
'ਦਾਤੇ। 


1022 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1023 


ਪਿਖਿ 

ਦੋਖ ਕੇ ਨਿਕੰਦ! ਬੈਨ ਸੁਨੀਏ 

ਕਹੀਜਿਯੇ। ” 

ਗੁਰੂ ਕਹਯੋ “ਮੰਦ ਮੰਦ ਆਵੈ ਹਮ ਪੰਧ 

ਮਾਂਹਿ 

ਚਲੋ _ਗੋਪੀ ਚੰਦ ਸੁਧ! ਸਿੱਧਨ 

ਭਨੀਜਿਯੇ। ” 

ਕਰਿ ਪਦ" ਬੰਦਨ ਕੋ ਗਯੋ ਗਿਰ ਕੰਚਨ 

ਪੈ! 

ਗੋਰਖ ਜੀ! ਨਾਨਕ ਕੀ ਸੁਧ ਮੋ ਤੇ 

ਲੀਜਿਯੇ ॥੪॥ 

ਸੈਯਾ: 

ਪੂਜਨ ਜੋਗ ਹੀ ਜਾਨਹੁ ਤਾਂਹਿ ਕੋ 

ਆਵਤਿ ਆਪ ਹੀ, ਜਾਤਿ ਨ ਆਨਾ”'। 'ਲਿਆਇਆ ਨਹੀਂ ਜਾ ਸਕਦਾ (ਅ) ਹੋਰਥੇ ਨਹੀਂ 
ਜਾਂਦੇ। 'ਪਾ:-ਜਾਨਤ ਆਨਾ ਅਉਣਾ ਜਾਣਦਾ ਹੈ। 

ਹੈ ਕਲਿਕਾਲ ਭਯਾਨ ਮਹਾਂ 


ਨਰ ਤਾਰਨ ਕੋ ਅਵਤਾਰ ਪਛਾਨਾ। ? 

ਗੋਰਖ ਬੈਨ ਭਨੈ ਸੁਨਿ ਕੈ 

“ਤਿਹ ਜਾਨਤਿ ਹੋਂ, _ਨਹਿੰ_ ਮੋਹਿ 'ਮੈ' ਉਸਤੋਂ ਅਜਾਣ ਨਹੀਂ। 

ਅਜਾਨਾ। 

ਤਿਸ ਨਾਸ਼ਨ ਕੇ ਹਿਤ! ਤੂਸ਼ਨ ਠਾਨਾ? 'ਨਾਸ਼ ਕਰਨ ਵਾਸਤੇ। 'ਮੈੱ) ਚੁੱਪ ਕਰ ਰਿਹਾ ਹਾਂ। 
॥੫॥ 

ਈਸ਼ੁਰ ਨਾਥ ਸਮੀਪ ਬੁਲਾਇ ਕੈ 

ਗੋਰਖ ਨਾਥ ਨੈ ਆਇਸੁ ਦੀਨੀ। 

(ਈਸ਼ਰ ਨਾਥ) 

“ਜਾਹੁ ਤਪੇ ਢਿਗ ਤਾਂਹਿ ਬਿਲੋਕਹੁ 

ਬਾਦ ਬਿਖੈ ਮਤਿ ਜਾਂਹਿ ਪੁਰਬੀਨੀ। 

ਪਾਛੇ ਕੋ ਜੀਤ ਕੈ ਦੇਹੁ ਹਟਾਇ 

ਲਖੋ' ਸਭਿ ਤੇ ਤਵ ਬੁੱਧਿ ਕੋ ਪੀਨੀ2'। _'ਤੇਰੀ। “ਤੱਕੜੀ। 'ਪਾ:-ਲਖੋ' ਤਵ ਕੋ ਸਭਿ ਤੇ 


ਬੁਧਿ ਪੀਨੀ। 
ਨਾਤੁਰ ਆਪਨੇ ਦੇ ਉਪਦੇਸ਼ 
ਸਿਖਾਵਹੁ ਜੋਗ ਕੀ ਰੀਤਿ ਜਿ ਕੀਨੀ? 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1024 





॥੬॥ 

ਕਬਿੱਤ: 

ਆਇਸੁ ਕੋ ਪਾਇ ਤਾਤਕਾਲ ਗਯੋ 
ਆਇ 

ਜਹਾਂ ਬੈਠੇ ਸੁਖਦਾਇ ਸੋਹੈ' ਊਚੇ ਗਿਰ 
ਸ਼੍ਰਿੰਗਾਂ ਹੈਂ] 

ਉਚਰ “ਅਦੇਸ਼” ਕੋ ਸਮੀਪ ਗਯੋ ਬੈਸਿ 
ਤਬ 

“ਪਰਭੂ ਕੋ ਆਦੇਸ਼” ਗੁਰੂ ਕਹੀ ਤਿਹ 
ਸੰਗ ਹੈ। 

“ਕੌਨ ਦੇਸ਼ ਛੋਰਿ ਆਏ? ਕਹਾਂ ਕੋ 
ਸਿਧਾਏ ਅਬ? 

ਕਹੋ ਤੁਮ ਕੌਨ? ਮੋਹਿ ਬੂਝਨ ਉਮੰਗ 
ਹੈ। 

ਗੋਰਖ ਪੈ ਚਲੋ, ਉਪਦੇਸ਼ ਲੀਜੈ ਭਲੋ 
ਆਪ 


ਸਭੈ ਮਤ ਬੇਖ ਤੇ ਸੁ ਜੋਗ ਈ ਉਤੰਗ 


੪੧੦ 


ਹੈ” ॥੭॥ 

ਦੇਹਿ ਪੰਚ ਤੱਤ ਕੀ ਹੈ ਪੂਛੋ ਕੌਨ ਪੰਚ 
ਬਿਖੈ 

ਸੋਊ ਤਤ ਦੇਹਿ ਮੈ ਬਿਚਾਰ ਕੈ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਗਿਰ ਮੇਰੁ ਗਯੋ, ਨਹਿਂ ਬਾਨੀ ਅਲਾਈ। 
“ਪਰਿਪੂਰਨ ਆਤਮ ਗਯਾਨ ਬਿਖੈ 
ਚਰਚਾ ਕਰਿ ਕੈ ਨਹਿੰ ਜਿਤਯੋ ਸੁ 
ਜਾਈ। ? 

ਮਨ ਲੌਗਰ' ਰੋਸ ਕਿਯੋ ਸੁਨਿ ਕੈ 
ਕਹਿ, “ਗੋਰਖ ਜੀ! ਮੁਝ ਦੇਹੁ ਰਜਾਈ। 
(ਲੈਗਰ) 
ਅਵਿਲੋਕਹੁ' ਕੈਸੇ ਕੈ ਬੋਲਤਿ ਹੈ 

ਤਿਹ ਆਨਤਿ ਹੋ ਤੁਮਰੀ ਸ਼ਰਨਾਈ? 
॥੯॥ 

ਕਬਿੱਤ: 

ਆਇਸੁ ਕੋ ਪਾਇ, ਗੁਰੂ ਗੋਰਖ ਮਨਾਇ 
ਮਨ 


ਚਲਜਯੋ ਤਬ ਧਾਇ, ਚਾਇ ਜੀਤਨੇ ਕੋ 
ਧਾਰਿ ਕੈ। 

ਬੇਦੀ ਕੁਲਦੀਪ ਹੂੰ ਕੇ ਬੈਠਯੋ ਹੈ ਸਮੀਪ 
ਆਇ 

ਕੀਨੀ ਹੈ “ਅਦੇਸ” ਮੁਖ ਬਚਨ ਉਚਾਰਿ 
ਕੈ। 

“ਚਲੀਏ ਸੁਮੇਰੁ ਪਰ ਲੀਜੈ ਉਪਦੇਸ਼ 


ਬਰ 

ਸੀਸ ਮਿਰਿਤੁ ਜੌਨ ਡਰ ਦੀਜੈ ਨਿਜ ਟਾਰਿ 

ਕੈ!। 

ਜਾਗੇ ਵਡਭਾਗ ਜੇ ਤੂੰ ਜੋਗ ਅਨੁਰਾਗ 

ਕਰੇ 

ਧੁਨਿ" ਸੰਗ ਲਾਗੇ ਲਾਗ!, ਹਠ ਦੇਹੁ 'ਲਗਨ। 
ਡਾਰਿ ਕੈ” ॥੧੦॥ 


1025 


ਸਿੱਧ ਕੰਨਾਂ ਦੀ ਘੂੰ-ਘੂੰ ਵਾਲੀ ਧੁਨਿ ਦਾ ਉਪਦੇਸ਼ ਦੇਂਦਾ ਹੈ ਤੇ ਗੁਰੂ ਜੀ ਉੱਤਰ ਵਿੱਚ ਉਸਦੀ ਸਾਰੀ 
ਗੱਲ ਨੂੰ “ਬਾਦ ਹੈ ਕਹਿਨ ਤੇਰੋ ` ਆਖਦੇ ਹਨ। ਇਸ ਸਾਰੀ ਸਿੱਧ ਚਰਚਾ ਵਿੱਚ ਗੁਰੂ ਜੀ ਆਪਣਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1026 





ਆਸ਼ਾ-ਨਾਮ ਵਿਚ ਅਖੰਡ ਲਿਵ ਲੌਗਣਾ-ਦਸ ਰਹੇ ਹਨ, ਕੰਨਾਂ ਦੀ ਘੂੰ ਘੂੰ ਨੂੰ ਅਨਾਹਤ ਨਹੀਂ ਕਹਿ 
ਰਹੇ। 

ਬੋਲੇ ਦੀਨਾਨਾਥ ਸਿੱਧ ਲੈਗਰ ਕੇ ਸਾਥ 

ਤਬ 

“ਕੌਨ ਸੀ ਵਸਤੁ ਮਰੈ ਦੀਜੈ ਸੋ ਬਤਾਇ 


“ਇਹ ਸਤ, ਚਿਤ, ਆਨੰਦ ਨੂੰ ਭੁਲਾਕੇ ਜੀਵ ਬਨ 
ਗਿਆ ਹੈ। 

ਬਾਦ ਹੈ ਕਹਿਨ ਤੇਰੋ ਭਯੋ ਮ੍ਰਿਤੁ ਕੌਨ 'ਦੇਖਦੇ ਹੋ। 

ਹੇਰੋ! 

ਉੱਤਰ ਨ ਆਇ, ਪੂਛ ਗੋਰਖ ਕੋ ਜਾਇ 


ਕੈ” ॥੧੧॥ 


“ਪਠੋ ਕਿਹ ਹੇਤ ਕੌ? ਦੇਹੁ ਬਤਾਈ। 
ਰੂਪ ਸੁਭਾਇ ਬਿਲੋਕਨ ਕੋ ਤਿਹ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1027 


ਕੈਧੌ' ਕਹੋ ਉਪਦੇਸ਼ਨ ਤਾਈਂ ? 

ਗੋਰਖ ਯੌ ਸੁਨਿ ਕੈ ਮਨ ਮਾਂਹਿ 

ਬਿਚਾਰਿ ਕੈ ਬਾਨੀ ਸੁ ਐਸ ਅਲਾਈ। 

ਬਿਲੋਕਹੁ ਤਾਂ ਬਿਧਿ ਸੋ ਅਬ ਜਾਈ? 

॥੧੩॥ 

ਸੈਯਾ: 

ਮੰਗਲ ਬੋਲਤਿ 'ਹੇ ਗੁਰੁ ਗੋਰਖ ! 

ਪੂਰਨ ਹੋ ਜੁਗੀਆ ਸਭਿ ਲਾਯਕ। 

ਸੋ ਸਭਿ ਹੀ ਬਿਧਿ ਪੂਰਨ ਨਾਨਕ 

ਜਾਇ ਸ਼ਰੰਨ ਤਿਸੈ ਗਤਿ ਦਾਇਕ। 

ਖੋਜਿਬੋ ਦੇਖਿਬੋ ਕਜਾ ਤਿਹ ਕੋ 

ਸੁਰ ਨਾਯਕ ਨਾਯਕ', ਸੰਤ ਸਾਹਯਕ। _'ਇੰਦੁ ਅਥਵਾ ਵਿਸ਼ਨੂੰ ਦੇ ਸੁਆਮੀ ਹਨ ਗੁਰੂ 
ਜੀ। 





ਏਕ ਦੁ ਬਾਰਹਿ ਖੋਜ ਪਿਖਾ 

ਪੁਨ ਖੋਜੇ ਕੋ ਖੋਜਨ ਰੀਤਿ ਨ ਲਾਯਕ 
॥੧੪॥ 

ਆਇਸੁ ਨਾਂਹਿ ਉਲੈਘਹੌ' ਤੋਰ 

ਕਹੋ, ਤਿਹ ਜਾਇ ਕੈ ਲਯਾਉ' ਹਕਾਰੀ। 
ਜਾਂ ਕੇ ਮਿਲੇ ਤੇ ਕ੍ਰਿਤਾਰਥ ਹੋਇਗੋ 
ਜਾਇ ਪਿਖੋਂ ਮਨ ਆਲਸ ਟਾਰੀ। ” 

! “ਮੰਗਲਨਾਥ ਜੀ! ਆਨਹੁ ਤਾਂ ਬਿਧਿ 
ਲੇ ਉਪਦੇਸ਼ ਹਮਾਰ ਜੁ ਧਾਰੀ'। 
ਆਵਹਿ ਮਾਰਗ ਸਿੱਧਨ ਕੇ 

॥੧੫॥ 
ਮੰਗਲਨਾਥ ਕਹੈ ਪੁਨ ਬੈਨ ਕੋ 

“ਯੌ ਨ ਬਨੈ ਜਿਵ ਚਾਹਿ ਤੁਮਾਰੀ। 
ਜੇ ਹਮ ਤੇ ਲਘੁ ਹੋਵਹਿ ਸੋ 

ਤਬ ਲੇ ਉਪਦੇਸ਼ ਭਲੋ ਅਧਿਕਾਰੀ। 
ਹੋਇ ਜੁ ਦੀਰਘ ਕੈਸੇ ਬਨੈ ਬਿਧਿ? 
ਹੈ ਬਿਪਰੀਤਿ ਸੀ ਰੀਤਿ ਬਿਚਾਰੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਯੋ ਪਟਬੀਜਨ! ਕੇ ਪਰਕਾਸ਼ ਤੇ 'ਟਿਟਾਣਾ। 
ਭਾਨੁ!' ਛਪਾਵਤਿ ਸੁੱਧਬਿਸਾਰੀ? ॥੧੬॥ _'ਸੁਰਜ। “ਅਨਜਾਨ। 
ਗੋਰਖ ਬੈਨ ਭਨੇ ਸੁਨਿ ਕੈ 

“ਤੁਮ ਹੈ ਸਮਝੀ ਮਤਿ ਸਿੱਧਨ ਨਯਾਰੇ। 

ਧੰਨ ਤੁਮੈ ਸ਼ੁਭ ਜੋਗ ਕੇ ਲਾਯਕ 

ਹੈ ਮਨ ਤੇ ਜਿਨ ਮਾਨ ਬਿਸਾਰੇ। 

ਜਾਨਿ ਲਯੋ ਸਭਿ ਨਾਨਕ ਭੇਦ ਕੋ 

ਜੈਸੋ ਅਹੈ ਤੁਮ ਤੈਸੋ ਉਚਾਰੇ। 

ਮਾਨ ਕੇ! ਬਾਨ ਬਿਧੇ” ਸਭਿ ਸਿੱਧ ਹੰਕਾਰ ਦੇ। “ਤੀਰਾਂ ਨਾਲ ਵਿੰਨ੍ਹੇ ਹੋਏ। 
ਕਰੋ ਬਿਧਿ ਸੋ ਅਭਿਲਾਖ ਜੁ _ਥਾਰੇ! 'ਤੁਹਾਡੀ। 
॥੧੭॥ 

ਵਕ 





ਸੁਜਾਨ। 
(ਸ਼ੂਧਾਵਾਨ ਸਿੱਧ) 
ਘੁੱਘੂ ਨਾਥ ਨ ਬੋਲੀ, ਮੰਗਲਨਾਬ ਮਹਾਨ 


॥੧੮॥ 

ਤਿਨ ਕੋਈ। ” 

ਗੋਰਖ ਅਸ ਬਿਧਿ ਬੈਨ ਕਹਿ, ਬੈਸ੍ਯੋ 

ਤੂਸ਼ਨ ਹੋਇ ॥੧੯॥ 

ਉਤ ਯੌ ਕਰਤਿ ਬਿਚਾਰਕੋ, ਇਤ ਸ਼੍ਰੀ 

ਨਾਨਕ ਸੰਗ। 

ਬੋਲਯੋ ਮਰਦਾਨਾ ਤਬੈ “ਚਢਿਯੇ ਮੇਰੁ 

ਉਤੰਗ” ॥੨੦॥ 

। “ਕਿਤਕ ਕਾਲ ਅਵਿਲੋਕਿਯੇ, ਗਮਨੈ''ਗੁਰੂ ਜੀ ਵਾਚ। 
ਬਹੁਰ ਸੁਮੇਰੁ। 

ਰਹੇ ਸਿੱਧ ਆਵਨ ਕਛੂ, ਬਾਦਹਿ! ਮਾਨ 'ਬਿਅਰਥ (ਅ) ਚਰਚਾ ਦਾ। 
ਘਨੇਰ” ॥੨੧॥ 


1028 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1029 





(ਮੰਗਲਨਾਥ) 

ਦੈ ਦਿਸ਼ ਪਾਇਨ ਕੋ ਪਰਸੇ ਕਰ 

ਕੀਨ ਵਡੋ ਸਨਮਾਨ ਮੁਕੰਦੂ। 

ਪੀਤ ਬਧੀ ਅਵਿਲੋਕਤਿ ਲੋਚਨ 

ਮਾਨਯੋ ਰਿਦੇ ਮਹਿਂ ਭੂਰ ਅਨੰਦੂ। 

ਯੌ ਹਰਖੇ ਮਿਲਿ ਆਪਸ ਮੈ 

ਜਿਵ ਜਾਇ ਬਭੀਖਨ ਸੋ ਰਘੁਨੰਦੂ' ਜਿਵੇਂ ਰਾਮ ਪਾਸ ਬਭੀਖਨ ਗਿਆ ਭਾਵ ਗੁਰੂ ਜੀ 
॥੨੨॥ ਪੂਜਜ ਤੇ ਮੰਗਲ ਨਾਥ ਪੂਜਾ ਕਰਨ ਵਾਲਾ। 


ਮੰਗਲ ਨਾਥ ਨੇ ਬੈਨ ਭਨੇ 

“ਕਿਰਤਾਰਥ ਭਾ ਅਵਿਲੋਕਤਿ ਰੂਪਾ। 

ਜਾਨਤਿ ਹੈਂ ਨਿਜ ਭਾਗ ਮਹਾਨ 

ਮਿਲਾ ਪੁਭੁ ਕੋ ਅਵਤਾਰ ਅਨੂਪਾ। 

ਆਜ ਭਯੋ ਸਫਲਾ ਸਭਿ ਜੋਗ 

ਭੇ ਗੋਚਰ ਧਜਾਨਹਿ ਕੇ ਅਨਰੁਪਾ'। ਜਿਸ ਰੂਪ ਦਾ ਮੈ ਧਕਾਨ ਕਰਦਾ ਸਾਂ ਉਹ ਰੂਪ 
ਦਿੱਸ ਪਿਆ ਹੈ, ਇਸ ਲਈ ਮੇਰਾ ਜੋਗ ਅਜ 

ਸਫਲ ਹੋ ਗਿਆ ਹੈ। 


ਹੋ __ਗਤਿਦਾਯਕ ਜੇ _ਭਵ ਕੂਪਾ” 
॥੨੩॥ 


ਤਟ ਤਜ ਤੇ ਮਤ ਨ ਤੀਟੀ। 

ਤੋਹਿ ਸਮਾਨ ਲਖੌ' ਨਹਿੰ ਆਨ 

ਕਿਯੋ ਮਨ ਮਾਨਹਿੰ ਤੇ ਵਿੱਪ੍ਰੀਤੀ'। __'ਮਨ ਨੂੰ ਮਾਨ ਤੋਂ ਉਲਟਾ ਕੀਤਾ ਹੈ, ਭਾਵ 
ਨਿੰਮੁਤਾ ਧਾਰੀ ਹੈ। 'ਪਾ:-ਸਨਮਾਨਹ ਤੇ ਵਿੱਪ੍ੀਤੀ 
ਨਿਜ ਸਨਮਾਨ ਤੋ ਉਲਟ ਨਿੰਮੁਤਾ। 

ਬੋਲਿ ਗਿਰਾ ਮਧੁਰੀ ਹਰਖਾਵਤਿ 

ਮਾਨੋ ਸੁਧਾ! ਨਮਤਾ? ਤੁਮ ਪੀਤੀ। 'ਅੰਮ੍ਰਿਤ। “ਨਿੰਮੂਤਾ ਦਾ। 

ਮਾਨਸ ਦੇਹਿ ਕੋ ਲਾਭ ਯਹੀ ਮਨੁਖੀ ਦੇਹੀ। 

ਤਜਿ ਮਾਨ ਕਰੈ ਪਦ ਸੰਤਨ ਪ੍ਰੀਤੀ” 

॥੨੪॥ 

ਸੈਯਾ: 

ਮੰਗਲ ਨਾਥ ਨੇ ਸ਼੍ਰੋਨ ਸੁਨੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕਰਿ ਨੀਚੇ ਕੋ ਲੋਚਨ ਬਾਨੀ ਅਲਾਈ। 
“ਰਾਵਰ ਕੀ ਕਰੁਨਾ ਹੁਇ ਜਾਂ ਪਰ 
ਤਾਂਹੂੰ ਭਲੇ ਮਤਿ ਦੇਹੁ ਬੁਝਾਈ। 

ਸੰਤਨ ਕੋ ਗੁਨ ਮਾਨ ਮਿਟਾਵਨ 
ਮਾਧੁਰਤਾ ਸੰਗ ਬੈਨ ਕਹਾਈ। 

ਮੇਰੁ ਚਲੋਂ ਸਿਧ ਮੰਡਲੀ ਮੈ' 

ਦਰਸ਼ੰਨ ਕੋ ਦੇਹੁ ਸਭੈ ਸੁਖ ਪਾਈ 
॥੨੫॥ 





॥੨੬॥ 


<< 


ਸਰਠਾ: 

ਸ਼ੀ ਗੁਰੁ ਕੋ ਹਰਖਾਇ, ਆਪ ਹਰਖ 
ਉਰ ਬਹੁਤ ਕਰਿ। 

ਸੁਮੇਰੁ ਪੈ ॥੨੭॥ 

ਮਰਹਰੀ ਛੰਦ: 

ਬੂਝੈ ਮਰਦਾਨਾ 'ਪੁ੍ਭੂ ਸੁਜਾਨਾ ! 


% ੩ 


ਇਹ ਜੋਗੀ ਜੋ ਆਇ। 

ਕੋਮਲ ਮੁਖ ਬੈਨਾ, ਮਨ ਮਹਿੰ ਚੈਨਾ 

ਜਿਹ ਕੋ ਸੁਭਗ ਸੁਭਾਇ। 

ਬਹੁ ਭਾਉ ਸੁ ਕੀਨੋ, ਤਵ ਜਸ ਚੀਨੋ' 

ਨਹੀਂ ਉਚਾਰਾ ਬਾਦ। 

ਮਿਲਿ ਕਰਿ ਹਰਿਖਾਯੋ, ਉਰ ਸੁਖ ਪਾਯੋ 

ਕਰਯੋ ਤੁਮੈ ਅਹਿਲਾਦ” ॥੨੮॥ /ਪ੍ਰਸੰਨ। 


1030 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1031 





ਮਰਹਰੀ ਛੰਦ: 

ਗੁਰੁ ਵਾਕ ਬਖਾਨੇ “ਸੁਨਿ ਮਰਦਾਨੇ 

ਇਕ ਜੈਸੇ ਸਭਿ ਨਾਂਹਿ। 

ਧਾਰੈ ਬਹੁ ਬੇਖਾ, ਦੰਭ ਬਿਸ਼ੇਖਾ 

ਨਹਿੰ ਕੋ ਕਰਮ ਕਮਾਹਿਂ। 

ਪੂਰਨ ਮਧ ਕੋਟਾ, ਤਿਨ ਨਹਿੰ ਤੋਟਾ£ _'ਕ੍ਰੌੜਾਂ ਵਿਚ ਪੂਰਾ (ਕੋਈ ਇਕ ਹੁੰਦਾ ਹੈ)। 
“ਘਾਟਾ। 

ਜਯੋ` ਬਾਹਰ ਤਯੋ' ਅੰਤਰ। 

ਕਰੁਨਾ ਕਰਤਾਰ, ਜਿਹ ਪਰ ਧਾਰੰ 

ਤਿਹ ਯੌ ਸੁਮਤਿ ਨਿਰੰਤਰ” ॥੨੯॥ 

ਦਹਰਾ : 

ਮਰਦਾਨਾ ਪੁਨ ਬਚ ਕਹੈ, “ਚਲੀਏ 

ਅਬਹਿ ਸੁਮੇਰੁ। 

ਸਭਿ ਸਿੱਧਨ ਕੋ ਦੇਖੀਏ, ਕਿਉ” ਕੀਨੀ 

ਪੁਭੁ ਦੇਰ” ॥੩੦॥ 


ਸਰਠਾ: 


“ਏਕ ਸਿੱਧ ਆਵਨ ਰਹਜੋ। 

ਜਿਹ ਮਨ ਮਾਨ ਬਿਸਾਲ 
ਸ਼ੰਭੁਨਾਥ ਤਿਹ ਨਾਮ ਹੈ” ॥੩੧॥ 

ਅੜਿੱਲ: 

ਸੁਨਿ ਮਰਦਾਨੇ ਸ਼ਰੋਨ, ਸੁ ਬੈਨ ਬਖਾਨਿ 

ਹੈ। 

“ਮੰਗਲ ਤੇ ਸੁ ਬਿਸਾਲ, ਕਿਧੌਂ! ਸਮਾਨ? 'ਯਾ ਕਿ। “ਬਰਾਬਰ। 
ਹੈ। 

ਅਬਹਿ ਉਡੀਕਤਿ ਜਾਂਹਿ', ਕਹੋ ਤਿਹ 'ਜਿਸ ਨੂੰ। 
ਗਾਥ ਜੋ। ? 

ਹੋ ਬੋਲੇ ਉੱਤਰ ਦੇਨਿ, ਜਗਤ ਕੇ ਨਾਥ 

ਜੋ ॥੩੨॥ 


(ਗੁਰੂ ਜੀ ਨੇ ਮੰਗਲਨਾਥ ਨੂੰ ਸਰਾਹਿਆ) 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭੇਖ ਧਰਾ ਤਨ ਸਿੱਧਨ ਕੋ 

ਤਿਨ ਤੇ ਇਹ ਕੋ ਪਦ ਊਚ ਸੁਜਾਨਾ। 
ਜੇ ਮਨ ਬੀਚ ਬਿਕਾਰ ਅਜੈ! 

ਸਭਿ ਜੀਤ ਭਲੇ ਤਿਨ ਖੋਜ ਮਿਟਾਨਾ। 
ਪੂਰਨ ਸੰਤ, ਨਸਾਇ ਕੈ ਆਪ ਕੋ 
ਮਾਨ _ਬਿਹੀਨ ਭਯੋ __ਸੁਖ ਮਾਨਾ? 
॥੩੩॥ 

ਮਰਹਰੀ ਛੰਦ: 

ਬੂਝੈ ਮਰਦਾਨਾ, ਊਚ ਬਖਾਨਾ 
“ਕਿਉ” ਗੋਰਖ ਗੁਰੁ ਕੀਨ। 

ਜੋ ਨਿਜ ਤੇ ਲਘੁ, ਕਸ ਭਾ! ਤਿਹ 





ਗੁਰ ਯਾਂ ਤੇ ਕੀਨੋ, ਬੇਖਹਿ ਲੀਨੋ 
ਪਦ ਊਚੋ ਇਹ ਪਾਇ” ॥੩੪॥ 


1032 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਢਿਗ? 

ਸੁਨਯੋ ਸ੍ਰੋਨ ਮਾਂਹੀ ਪੁਨ ਬੈਨ ਕੋ ਸੁਨਾਯੋ 
ਹੈ ॥੩੫॥ 

ਕਬਿੱਤ: 

“ਗੋਰਖ ਕੇ ਚੇਲੇ ਹੋਇ ਮੁੰਦਾ ਕਾਨ ਪਾਵੋ 
ਅੰਗ ਭਸਮ ਲਗਾਵੋ ਕੋਊ ਬਿਘਨ ਨ 
ਲਾਗਈ। 

ਬਿਗਸੈ ਕਮਲ ਜੋ ਪੁਕਾਸ਼ੈ ਦੀਪ ਜੋਤਿ 
ਉਰ 

ਸੁੰਨ ਮਗ ਜਾਵੋ ਤਨ ਹੂੰ ਤੇ ਮ੍ਰਿਤੁ 
ਭਾਗਈ। 

ਫਰੂਆ” ਗਹੀਜੈ ਹਾਥ, ਹੋਈਐ ਸਨਾਥ 
ਅਬ 

ਠਾਗਈ'। 

ਭਲੀ ਬਨੀ ਤੇਰੀ, ਜੋ ਤੂੰ ਮਾਨ ਲੇਹਿਂ 
ਬਾਤ ਮੇਰੀ 

ਰਿੱਧਿ ਸਿੱਧਿ ਚੇਰੀ ਮਤ ਗੋਰਖ ਕੇ 
ਪਾਗਈ'” ॥੩੬॥ 

ਕਬਿੱਤ: “ਗੋਰਖ ਕੋ ਦਾਸ ਕਰਿ, ਸਭਿਹੂੰ 
ਕੋ ਮਾਨ ਹਰਿ 

ਭਸਮ! ਨਾ ਲਾਵੋੱ, ਨਹਿੰ ਕਾਨ ਕੋ 
ਛਿਦਾਵਈ। 

ਫਰੂਆ! ਜੋ ਧਾਰੀ ਤਾਂ ਕੋ ਨਾਮ ਹੈ 
ਭਿਖਾਰੀ ਜਗ 

ਮ੍ਰਿਤੂ ਹੈ ਬਿਦਾਰੀ' ਨਹਿੰ ਨੇਰੇ ਕਬ 
ਆਵਈ। 

ਰਿੱਧਿ ਸਿੱਧਿ ਸਦਾ ਆਗੇ, ਦੇਹਿ ਤਾਂ ਕੋ 
ਜੇ ਕੋ ਮਾਂਗੇ 

ਅਟਕਾਵਈ। 

ਬਿਘਨ ਬਿਨਾਸ਼ਨ' ਸੁ ਆਸਨ ਹੈ ਸੁੰਨ 





ਪੈ ਗਿਆਂ, ਪੇਮ ਕੀਤਿਆਂ। 
/ਦੂਰ ਕਰਕੇ। 

'ਸੁਵਾਹ। 

'ਭੀਖ ਮੰਗਣ ਵਾਲਾ ਠੂਠਾ। 


ਦੂਰ ਕੀਤੀ ਹੈ (ਅਸਾਂ ਨੇ)। 


'ਨਾਸ਼ ਕਰਨ ਵਾਲਾ। 


1033 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1034 


ਬਿਖੈ ? 

ਸ਼ੰਭੂਨਾਥ ਸੁਨੇ ਸ਼ਰੋਨ ਬੈਨ ਕੋ ਅਲਾਵਈ 
॥੩੭॥ 

ਕਬਿੱਤ: 

“ਵਡੋ ਈ ਹੰਕਾਰੀ ਕਹਾਂ ਨਦਰ ਤੁਮਾਰੀ 

ਕਛੁ ਔਰੀ ਬੌਰੀ ਬਾਤੈ' ਮੁਖ ਕਾਹੇ ਕੋ 





ਸਿੱਧ ਸਾਧ ਨਿੰਦੇ, ਤੁਮ ਭਯੋ ਕੌਨ 'ਕਿਸ ਬਿੰਦ ਤੋ ਭਾਵ ਕਿਸ ਅਸਲ ਤੋਂ। 

ਬਿੰਦੇ'' 'ਸ਼ੰਭੂਨਾਥ ਆਦਿ ਹੰਕਾਰੀ ਤੇ ਕਮੀਨੇ ਦਿਲ ਵਾਲੇ 
ਹੋਣ ਤੇ ਐਸੇ ਵਾਕ ਕਹਿਣ ਤਾਂ ਅਚਰਜ ਨਹੀਂ, 
ਏਹ ਮਾੜੇ ਵਾਕ ਉਨ੍ਹਾਂ ਦੀ ਨਜੂਨਤਾ ਦੇ ਹੀ ਸੂਚਕ 
ਹਨ। 

ਕੈਸੇ ਬੋਲੈ' ਮਾਟੀ ਗੰਦੇ? ਨਿਜ ਮਾਨ ਮੈ 'ਭਰਿਆ। 

ਛਕਤਿ/ ਹੈਂ। 


ਹੈ” ॥੩੮॥ 

ਕਬਿੱਤ: 

ਹੂੰ ਤੇ 

ਨਦਰ ਹਮਾਰੀ ਏਕੁੰਕਾਰ ਪੈ ਲਗਤਿ ਹੈ। 

ਸੰਤ ਸਾਧ ਸੋਦਰਾਂ ਬਿਲੋਕੇ' ਮੋਦ” ਹੋਤਿ _'ਦੇਖਿਆਂ। ਅਨੰਦ। 'ਪਾ:-ਦਰਸ। 
ਕਹੋ ਗੰਦੇ ਕੈ ਅਮਲ, ਪੰਜ ਤੱਤ ਕੋ 'ਗੰਦੇ ਹਨ ਕਿ (ਅਮਲ) ਮੈਲ ਰਹਿਤ ਹਨ, 
ਜਗਤ ਹੈ। ਸਾਰਾ ਜਗਤ ਹੀ ਪੰਜਾਂ ਤੱਤਾਂ ਦਾ ਹੈ। 
ਏਕ ਹੂੰ ਸੀ ਦੇਹਿ ਸਭਿ ਏਕ ਹੀ ਕੇ 

ਕੀਏ ਨਰ 

ਮਾਨ ਕੀਨੇ ਹਾਨ ਪੁਰਸ਼ੋਤਮ ਭਗਤ ਹੈ। 

ਸਿੱਧ ਔਰੇ ਬੌਰੇ, ਮਾਨ ਕੀਨੇ ਸਭਿ ਹੌਰੇ 'ਮਾਨ ਨੇ ਸਭ ਵੱਡੇ ਹੌਲੇ ਕੀਤੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1035 





ਗੌਰੇ 

ਗੁਰੂ ਬਿਨਾ ਕਹੋ ਪ੍ਰੇਮ ਕੈਸੇ ਕੈ ਪਗਤਿ 
ਹੈ” ॥੩੯॥ 

ਕਬਿੱਤ: 

! “ਜੋਗ ਕੀ ਜੁਗਤਿ ਕਰਿ ਪਾਈਐ 

ਮੁਕਤਿ ਕੈਸੇ ? 

ਜੋਗੀ ਜਤੀ ਹੂੰ ਕੋ ਨਿਜ ਨਦਰ ਨ 

ਲਯਾਵਈ। 

ਯਾਂ ਤੇ ਕੋ! ਬਿਸਾਲ? ਸਭਿ ਹੀ ਤੇ ਅਤਿ 'ਕੌਣ। “ਸਭ ਤੋ' ਉੱਤਮ ਹਨ (ਜੋਗੀ)। 
ਉਤਮ£ ਹੈ 

ਯਾਹੂੰ _ਕੋ__ਨਿਖੇਧ _ਵਡੋਂ _ਕਾਹਿੰ! 'ਕਿਸ ਨੂੰ। “ਠਹਿਰਾਉਂਦੇ ਹੋ। 
ਠਹਿਰਾਵਈ?। 

ਨੀਕੋ ਉਪਦੇਸ਼ ਮਤ ਧਾਰੋ ਜੋਗ ਬੇਸ 

ਚਲੋ ਗੋਰਖ ਕੇ ਢਿਗ ਤੇ ਅਮਰ ਪਦ 

ਪਾਵਈ। 

ਪ੍ਰਗਟੌਗੇ ਜਗ, ਜਰਾ! ਜਾਇਗੋ ਅਲਗ 

ਜੈਸੇ ਸੂਰ! ਦੇਖਿ ਸੰਘਰ” ਮੈ ਕਾਇਰ 

ਪਲਾਵਈ”” ॥੪੦॥ 

ਕਬਿੱਤ: 

. “ਨਾਮ ਬਿਨਾ ਜੋਗ ਪੂਰੋ ਕਬਹੂੰ ਨ 

ਹੋਤਿ 

ਯਾਂ ਤੇ! ਨਾਮ ਲਿਵਲਾਈ ਜਾਂ ਤੇ? ਵਡੋਂ 'ਇਸ ਕਰਕੇ। “ਜਿਸ ਨਾਮ ਤੋਂ। 
ਨਹਿਂ ਆਨ ਕੋ। 

ਪਤਿਤ ਉਧਾਰੇ ਜਨ! ਹੇਤ ਦੈਤ ਮਾਰੇ _'ਦਾਸਾਂ ਦੇ। 

ਜਿਨ 

ਨਾਮ ਉਰ ਧਾਰੇ ਮੋਹ ਨਾਸ਼, ਦੇਤਿ 

ਗਯਾਨ ਕੋ। 

ਜਨਮੇ ਨ ਮਰੈ, ਕਾਲ ਸੀਸ ਹੂੰ ਤੇ ਟਰੈ 

ਦੇਤਿ ਸਹਿਜ ਸਰੂਪ, ਜਾਂ ਕੇ ਨਹੀਂ ਹੈ 'ਬਰਾਬਰ। 

ਸਮਾਨ ਕੋ। 

ਨਾਮ ਬਿਨਾ ਸਾਧਨ ਜੇ ਤੇਊ ਪਦਬੰਧਨ 'ਪੇਰਾਂ ਨੂੰ ਬੰਨ੍ਹਣ (ਵਾਲੀਆਂ ਬੇੜੀਆਂ) ਹਨ। 
ਤੀਜੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਨਾਮ ਹੀ ਮੁਕੰਦ ਔਰ ਆਨਿ ਨਹਿ 
ਜਾਨਿ ਕੋ: ॥੪੧॥ 

ਕਬਿੱਤ: 

“ਸਮਝੈ ਨ ਸਮਝਾਯੋ, ਕੌਨ ਤੋ ਸੋ ਬਾਦ 


ਕਰੈ 
ਐਸੇ ਕਹਿ ਸ਼ੰਭੂਨਾਥ ਮੇਰੁ ਪੈ ਸਿਧਾਯੋ 
ਹੈ। 

ਗੋਰਖ ਨੈ ਬ਼ੂਝਯੋ “ਕੈਸੇ ਬੈਨ ਤਿਨ ਕਹੇ 
ਸੁਨੇ? 

ਮਾਨੇ ਉਪਦੇਸ਼? ਕਿਧੋ ਮਨ ਮੈ ਨ 
ਲਯਾਯੋ ਹੈ। ” 

ਬਕਤਿ ਸੋਊ 

ਕਾਂ ਕੋ ਉਪਦੇਸ਼ ਨਹੀਂ ਮਾਨਤਿ ਮਨਾਯੋ 
ਹੈ| ' 

ਗੋਰਖ ਹਸਤਿ ਤਬ ਮੰਗਲ ਕੀ ਦਿਸ਼ 
ਦੇਖਿ 

ਸਭੈ ਕੋ ਸੁਨਾਇ ਮੁਖ ਬਚਨ ਅਲਾਯੋ ਹੈ 
॥੪੨॥ 


ਸਾਚ ਕੋ ਕੂਰ ਕਹੈ ਜਗ ਜੇ ਨਰ 
ਪੁੰਜ ਲਗੈ ਅਘ! ਪੁੰਨ ਪਲਾਈ? 


੪੨ | 


ਦੀ, 


1036 





'ਮੁਕਤੀ ਦਾਤਾ। “ਕੋਈ। 


'ਕੇਹੜੀ। `ਤਰ੍ਹਾਂ। 


'ਛੁਟਿਆਈ। 


'ਸਾਰੇ ਪਾਪ ਲਗਦੇ ਹਨ। “ਪੁੰਨ ਨਾਸ਼ ਹੋ _ਜਦੇ 
ਹਨ। 


'ਸ਼ਾਸਤੂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭਾਖਤਿ ਸਭਿਹਿ ਪੁਰਾਨ। 

-ਸਾਚ ਸਮਾਨ ਨ ਪੁੰਨ ਕੋ, ਪਾਪ ਨ 
ਝੁਠ ਸਮਾਨ- ॥੪੪॥ 

ਕਬਿੱਤ 
ਕਹੈ 
ਤੈਸਾ 
ਜਬ ਆਵੈ ਗੋ ਨਿਕਟਿ ਤਬ ਦੇਖਿ ਲੀਜੈ 
ਤਾਂਹਿ ਕੋ।” 

ਸ਼ੰਭੂਨਾਥ ਕ੍ਰੋਧ ਕਰਿ ਗੋਰਖ ਸੋ' ਕਹੈ 
“ਇਹ ਗੋਪ ਪੱਖ ਰਾਖਤਿ!' ਸੁ ਨਾਨਕ 
ਕੇ ਰਾਹਿ ਕੋ। 

ਜਾਨਯੋ ਜੇ ਵਡੇਰੋਂ ਅਬ ਚੇਲੋਂ ਜਾਇ ਹੋਵੈ 
ਤਾਂ ਕੋ 

ਕੋ"। 

ਹੋਂ ਤੇ ਦੇਖਿ ਲੀਨੋ ਜਾਇ, ਭਲੀ ਬਿਧਿ 
ਬਾਦ ਕੀਨੋ 

ਚੀਨਯੋ ਹਮ ਜੈਸੇ, ਕਹਯੋ ਤੈਸੇ ਭੇਦ 
ਵਾਹਿ ਕੋ! ॥੪੫॥ 

ਮੰਗਲ ਕਹਿਤ “ਸੁਨ ਸ਼ੰਭੂਨਾਥ! ਤੇਰੇ 
ਕਹੇ 

ਹੋਤਿ ਨਹਿਂ ਘਾਟ ਭਾਨੁ! ਉਲੂ ਜਿਵ? 
ਜਾਨਿਯੇ। 

ਜੋਗੀ ਜੋਗ ਨਾਂਹੀ, ਹੋਇ ਭਲੋ, ਤਾਂ ਕੋ 
ਬੁਰੇ ਭਾਂਖੈ 

ਬੂਝੈ! ਦੇਖ ਸਿੱਧਨ ਕੋ ਕੈਸੇ ਕੈ 
ਬਖਾਨਿਯੇ। 

ਚੇਲੇ ਹੋਇ ਵਾਰ ਵਾਰ, ਗਹੀਐ ਰੇਨਾਰਾਂ 
ਤਾਂ ਕੀ 

ਮਾਨਿਯੇ। 

ਹੋਇ ਜੋ ਹੰਕਾਰੀ ਮਨ ਨਿਵੈ ਨ ਬਿਕਾਰੀ 


ਨਹਿਂ ਕੈਸਾ, ਉਹ ਹੈ ਸੁ ਜੈਸਾ 


1037 





'ਗੁੱਝਾ ਪੱਖ ਕਰਦਾ ਹੈ। "ਪਾ:-ਹ੍ਹੈ ਗੋ_ਪੱਖ 
ਰਾਖਤ। 


'ਸੂਰਜ ਘਟ ਨਹੀਂ ਹੁੰਦਾ। “ਜਿਉਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1038 





ਕਬ 

ਐਸੀ ਬਾਤ ਕੀਏ ਜੋਗ ਪੂਰੋਂ ਨ 
ਪਛਾਨਿਏ” ॥੪੬॥ 

ਕਬਿੱਤ: 

ਸ਼ੰਭੂਨਾਥ ਲੌਜਤਿ ਹੂੰ ਸਿੱਧਨ ਸੋ' ਬੂਝੇ 
ਤਬ 

“ਕੈਸੀ ਬਿਧਿ ਦੇਖਾ ਤੁਮ? ਸਭਿ ਹੀ 
ਬਤਾਈਏ। ? 

ਗੋਰਖ ਕਹਤਿ “ਤੁਮ ਰਾਰ' ਪਾਈ ਘਰ 
ਮਾਂਹਿ 

ਹਾਰ ਆਏ ਤਾਂ ਤੇ ਨਹਿਂ ਬਾਦ ਕੋ 
ਅਲਾਈਏ। 

ਕਾਹੂੰ ਕੀ ਸ਼ਰੀਕਤ ਨ ਕੀਜੈ ਮਨ ਮਾਨ 
ਧਰਿ 

ਤੋ ਤੇ ਲਘੁ ਹੋਇ ਜਾਇ ਤਾਂਹਿ ਕੋ 
ਹਟਾਈਏ”। 


ਤੁਮ ਤੇ ਬਿਸਾਲ' ਜੀਤ ਲੀਨੇ ਤਾਤਕਾਲ 
ਤਿਨ 
ਅਬ ਲੌ ਨ ਜਾਨਯੋ ਔਰ ਕੈਸੇ ਕੈ 


ਜਨਾਈਏ ॥੪੭॥ 
ਕਬਿੱਤ: 
ਸਿੱਧ ਸਾਧ ਹੂੰ ਕੋ ਬਾਤ ਐਸੀ ਕਰੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1039 





ਲਹੀਜਿਯੇ। 

ਸੁਨੇ ਪਰ ਗੁਨ!, ਨਹੀਂ ਕੀਜੈ ਮਤਸਰ£? 'ਪਰਾਏ ਗੁਣ। “ਈ ਰਖਾ। 
ਮਨ 

ਤਾਂ ਕੋ! ਜਸ ਅਗਨਿ ਮੈਂ ਤਨ ਨ 'ਉਸਦੇ। 'ਸਾੜੀਏ। 
ਫੁਕੀਜਿਯੇ”” ॥੪੮॥ 


॥੪੯॥ 

ਕਬਿੱਤ: 

ਜੋਗੀ! 

ਸਿੱਧ ਸਾਧ ਹੂੰ ਕੋ ਐਸੀ ਰੀਤਿ ਨਹੀਂ 
ਚਾਹੀਯੇ। 

ਸੰਤ ਜੋ ਅਤੀਤ ਤਾਂ ਕੀ ਨਿੰਦਾ ਕੋ 
ਬਖਾਨ ਕਰੈ 

ਲੈ ਕੇ ਅਨਮੋਲੇ ਪਾਪ ਸੀਸ ਨ ਚਢਾਈ 
ਯੇ। 

ਚਰਚਾ ਜੇ ਕੀਜੈ ਕ੍ਰਧ ਰਿਦੈ ਤੇ ਨਿਵਾਰ 
ਦੀਜੈ 

ਸ਼ੁਭ ਵਾਕ ਸੁਨੈ ਸ਼ੁਭ ਤਾਂਹਿ ਕੋ 
ਸੁਨਾਈਜੇ। 

ਆਵੈ'ਹਾਰਿ ਹਾਰਿ, ਕਰੈ” ਨਿੰਦਾ ਕੋ 
ਉਚਾਰਿ 

ਪੁਨ ਲਾਜ ਬਿਨ ਜੀਵੈੱ' ਨਿਜ ਜੋਗ ਕੇ 
ਲਜਾਈਯੇ ` ॥੫੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1040 





ਪਾਵਤਿ ਯਾ ਗਤਿ ਔਰ ਨ ਕੋਈ। 

ਨ ਰਹੈ ਅਨ ਆਨ ਘਨ 

ਨਾਹ ਜਾਨਤ ਆਨ ਨ /ਲੈ ਹੱਲੀੰ/ 

ਜੋਗ ਤੇ ਹੀਨ! ਰਹੈ ਨਰ ਤੇ /ਬਿਨਾਂ। 
॥੫੧॥ 

ਦੋਹਰਾ: 

ਇਸ ਬਿਧਿ ਕਰਤਿ ਸੁਮੇਰੁ ਪਰ, ਸਰਬ 

ਸਿੱਧ ਮਿਲਿ ਬਾਦ। 

ਭਯੋ ਧਯਾਯ ਪੂਰਨ ਅਬੈ, ਸ੍ਰੀ ਸਤਿਗੁਰੂ 
ਪੁਸਾਦਿ ॥੫੨॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਸਿੱਧਨ ਚਰਚਾ” ਪ੍ਰਸੰਗ ਬਰਨਨੰ ਨਾਮ 
ਬਾਹਠਮੋ” ਧਜਾਇ ॥੬੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1041 





੬੩. [ਸ਼ੀਂ ਗੁਰ ਚਰਣ ਮੰਗਲ। ਸਿੱਧਨ ਚਰਚਾ, ਕੌਂਸ (ਖੜਾਂਵ) 
ਤਾਲ ਤੋ” ਪਾਣੀ ਲਿਆਵਣਾ] 


(ਝੂਠੇ ਮਦ ਦਾ ਪਿਆਲਾ) ॥ ੯.. ॥ (ਘੁੱਘੂਨਾਥ ਨੂੰ ਪੁਸ਼ਨ) ॥ ੧੭..॥ 

(ਘੁੱਘੂਨਾਥ ਦਾ ਉਤਰ) ॥੨੦॥ _ (ਸਿੱਧਾ ਦੇ ਤਮਾਸ਼ੇ) ॥੨੨..॥ 

(ਸਿੱਧਾਂ ਨਾਲ ਚਰਚਾ) (ਗੁਰੂ ਜੀ ਦੀ ਕੈਂਸ) ॥੨੮॥ 

(ਕੋਂਸ-ਸੁੰਦਰ ਕਬਿਤ) ॥੨੯॥ _(ਖਿੰਥੜਾ) ॥੩੨॥ 

(ਪ੍ਰਾਣਾਯਾਮ) ॥ ੩੩॥ (ਊਰਮ, ਧੂਰਮ) ॥੩੪..॥ 

(ਧੰਗਰ) ॥੩੬.. ॥ (ਤਾਲ ਤੋ ਪਾਣੀ) ॥੩੯॥ 

ਦੋਹਰਾ: 

ਚਿਰੰਕਾਲ ਤਰੁ ਮਨ ਸੁਸ਼ਕ, ਸ਼੍ਰੀ ਗੁਰੂ ਪਗ ਜਲ ਪੁਮ। 

ਤਰੁ=ਬੂਟਾ। ਸੁਸ਼ਕ=ਸੁੱਕਾ। ਦੇ ਖੇਮ=ਜੋ ਖੇਮ ਦੇਣਹਾਰੀ ਹੈ, ਕੁਸ਼ਲਤਾ ਦਾਤੀ। [ਸੰਸ. ਕਜੇਮ] 
ਸੀਂਚ ਭਲੇ ਕਰਿਕੇ ਹਰਯੋ, ਕਹੌ' ਕਥਾ ਦੇ ਖੇਮ ॥੧॥ 

ਅਰਥ: 

ਮਨ (ਰੂਪੀ) ਬੂਟੇ ਨੂੰ, ਜੋ ਚਿਰੋਕਣਾ ਕੁਮਲਾ ਰਿਹਾ ਹੈ, ਸ਼੍ਰੀ ਗੁਰੂ (ਜੀ ਦੇ) ਚਰਣਾਂ ਦੇ ਪ੍ਰੇਮ 
(ਰੂਪੀ) ਜਲ (ਨਾਲ) ਚੰਗੀ ਤਰ੍ਹਾਂ ਸਿੰਜਕੇ ਤੇ ਹਰਿਆ ਕਰ ਕੁਸ਼ਲਤਾ ਦਾਤੀ (ਅਗੋ' ਦੀ) ਕਥਾ 
ਕਹਿੰਦਾ ਹਾਂ। 

ਸ਼ੀ ਬਾਲਾ ਸੰਧੁਰੁ ਵਾਚ ॥ 

ਅੜਿੱਲ: 

ਤਬ ਗੋਰਖ ਨੇ ਬੋਲਿ, ਭਰਥਰੀ ਸੋੱ 

ਕਹੀ। 

ਠਾਂ ਸਹੀ। 

ਸਰਬ ਸਿੱਧ ਸੋ ਮਿਲੈ', ਜਬੈ ਚਲਿ 

ਆਇ ਹੈ] 

ਹੋ ਲੇਹਿਂ ਦਰਸ ਕੋ ਦੇਹਿ”, ਭਲੇ' ਸੁਖ 'ਚੰਗੀ ਤਰ੍ਹਾਂ। 'ਪਾ:-ਹੋ ਲੇਹ ਦੇਹ ਦਰਸ ਕੋ। 
ਪਾਇ ਹੈਂ” ॥੨॥ 

ਕਹਿਤਿ ਭਰਥਰੀ ਬੈਨ, “ਮਿਲਯੋ ਜਬ 

ਆਦਿ ਹੀ। 

ਸੁਨਯੋ ਤਬੈ ਸ਼ੁਭ ਤੱਤ, ਭਯੋ ਅਹਿਲਾਦ 'ਸ਼ੁਭ ਸਿੱਧਾਂਤ। 

ਹੀ। 

ਆਨਿਹੋਂ। 

ਹੋ ਬੰਦਿ ਅਗਾਰੀ ਹਾਥ, _ਬਿਨੰਤਿ! 'ਬੇਨਤੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1042 





ਬਖਾਨ ਹੋ” ॥੩॥ 


ਭਾਵ ਗੁਰੂ ਜੀ ਨੂੰ ਹੱਥ ਜੋੜਕੇ ਮਿਲਿਆ। 


ਉਡੀਕਤਿ ਹਿਤ ਧਰੇ” ॥੪॥ 
ਬੋਲੇ ਪੰਕਜ ਨੈਨ, ਕੀਨਿ ਸਨਮਾਨਿਯਾ। 
“ਧੰਨ _ਭਰਥਰੀ ਤੁਮੈ, ਜੋਗ ਰਸ 


ਲਾਜ ਜੋ ॥੫॥ 
ਪ੍ਰਿਥਮ ਮੇਰੁ ਪਰ ਆਪ, ਜਾਇ ਸੁਧਿ 
ਦੀਜਿਯੇ। 
ਹਮਰੀ _ਸਿੱਧਨ _ ਸਰਬ _ -ਅਦੇਸ਼- 
ਭਨੀਜਿਯੇ। 
ਆਵਤਿ ਹੈ” ਪਸ਼ਚਾਤ, ਨ __ਬਿਲਮ 
ਲਗਾਵਹੀਂ। 
ਹੋ ਦਰਸ਼ਨ ਪਰਸਨ ਕਰਹਿ, ਭਲੇ ਮਨ 
ਭਾਵਹੀ-” ॥੬॥ 

ਕੈ _ਭਰਥਰਿ ਗਯੋ, _ਰਿਦੇ 
ਹਰਖਾਇ ਕੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੁਮੇਰ ਕੋ” ॥੭॥ 
ਕਬਿੱਤ: 

ਸਿੱਧ 

ਇਤੈ ਮਰਦਾਨਾ ਬੈਨ ਮੁੱਖ ਸੋ ਕਹਤਿ 
ਹੈ। 

'ਸ਼ਰੀ ਪੁਭੂ ਮੁਕੰਦ! ਦੁਖ ਦੁੰਦ ਕੇ 
ਨਿਕੰਦ ! 

ਅਬ ਦੇਖੀਏ ਸੁਮੇਰੁ, ਜਹਾਂ ਗੋਰਖ 
ਰਹਤਿ ਹੈ। ? 

ਬੇਦੀ ਬੰਸ ਤਾਲ ਕੇ ਕਮਲ ਸੁਨਿ ਬੋਲੇ 


ਆਉ ਬੈਠਿ ਮੇਰੇ ਢਿਗ” ਅਤਿ 
ਸਤਿਕਾਰਿਯਾ। 

ਮਨ ਮੈ ਬਿਚਾਂਰੈ -ਮਤ ਹਮਰੋਂ ਜਿ ਧਾਰੈ 
ਇਹ 

ਜਗਤ _ ਬਿਥਾਂਰੈ _ਜਸ _ਭੂਰ _ਹੀ 


1043 





ਭਾਵ ਗੁਰੂ ਜੀ। 


ਹੇ ਬਾਲਕੇ। "!ਆਦ ਪੁਰਖ ਕੋ ਆਦੇਸ” ਏਹ 
ਬੋਲਾ ਸ਼੍ਰੀ ਗੁਰੂ ਜੀ ਦਾ ਹੈ। ਗੋਰਖ ਜੀ ਨੇ ਏਥੇ 
ਵਰਤਿਆ ਤਾਂ ਸਤਿਗੁਰੂ ਜੀ ਦਾ ਬੋਲਾ ਹੈ, ਪਰ 
ਇਹ ਬੋਲਾ ਵਰਤਕੇ ਉਨ੍ਹਾਂ ਦੇ ਆਦਰਸ਼ ਅੱਗੇ 
ਅਪਣਾ ਝੁਕਾਉ ਦਿਖਾਇਆ ਹੈ। 


/ਸਾਡੀ) ਬਹੁਤੀ ਪੂਜਾ ਵਧਾ ਦੇਵੇਗਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1044 


ਪੁਜਾਰਿਯਾ!-। 

ਐਸੇ ਭਰਥਰੀ ਸੰਗ ਬੋਲਯੋ “ਲਯਾਉਂ 
ਪਯਾਲਾ 

ਜਾਇ ਨਾਨਕ ਕੋ ਦੇਹੁ, ਲਿਵ ਲਾਗੈ 
ਮਤਵਾਰਿਯਾ'” ॥੯॥ 

(ਝੂਠੇ ਮਦ ਦਾ ਪਿਆਲਾ) 

ਕਬਿੱਤ: 

ਆਨਯੋ ਤਬ ਧਾਇ ਗੁਰੂ ਅੱਗੂਜ ਬਨਾਇ 
ਰਾਖ੍ਯੋ 

“ਹੂਜੈ ਮਤਵਾਲਾ ਬਾਲੇ ! ਯਾਂ ਕੌ ਅਬ 
ਪੀਜੀਏ। 

ਸ਼ੀ ਗੁਰੁ ਬਖਾਨੀ “ਇਹ ਕੈਸੇ ਆਨ੍ਯੋ 
ਪਾਨੀ ਤੁਮ?” 

ਗੋਰਖ _ਕਹਤਿ _“ਪੀਵ ਲਿਵ ਕੋ 
ਲਗੀਜੀਏ। 

ਸੀਸ ਹੂੰ ਤੇ ਕਾਲ ਟਰੈ, ਭੂਖ ਪਯਾਸ 
ਦੋਊ ਹਰੈ 

ਤੀਨੋ ਤਾਪ ਨਾਸ਼ ਕਰੈ, ਚੌਥੇ ਪਦ 
ਭੀਜੀਏ। 

ਬਿਸਰੈ ਜੁ ਮੇਰੀ ਤੇਰੀ, ਰਿਧਿ ਸਿਧਿ 
ਹੋਈ ਚੇਰੀ 

ਸੁਨੀਏ _ ਘਨੇਰੀ ਧੁਨਿ, _ਅਮਰਾਂ 
ਹੁਵੀਜੀਏ” ॥੧੦॥ 





ਲਾਹਣ' ਕੋ ਕਰਿ ਕੈ ਕਸ” ਪਾਈ। ਪ੍ਰਿਥਵੀ ਤੇ ਭੱਠੀ ਬਣਾਕੇ (ਉਸ ਵਿਚ) ਪੂਰ ਨੂੰ 
ਪਾਯਾ। “ਸ਼ੱਕ। 

ਪਾਵਕ ਜਾਰਿ ਕੈ ਲਾਇ ਨਲੀ' ਘਟ? /ਨਾਲੀ। ਘੜੇ ਨਾਲ। 

ਤੌ ਮਦ ਕੀ ਸ਼ੁਭ ਧਾਰ ਚੁਆਈ। 'ਸ਼ਰਾਬੰ। 

ਪੀਵਤਿ ਹੀ ਦੁਖ ਸੂਖ ਸਮਾਨ 

ਲਗੀ ਲਿਵ ਜੋ ਕਬਿ ਡੋਲ ਨ ਜਾਈ? 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





1045 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੧੧॥ 
ਦੋਹਰਾ: 
ਕਮਲ ਬਦਨ ਸਭਿ ਸੁਖ ਸਦਨ, ਸੁਨਿ 
ਕਰਿ ਤਿਨ ਅਸ ਬੈਨ। 
ਬੋਲੇ ਮਦ ਕੀ ਜੁਗਤਿ ਸੋ, ਜੋ ਦਾਸਨ 
ਗਤਿਦੈਨ ॥੧੨॥ 

ਆਸਾ ਮਹਲਾ ੧ ॥ ” 


ਗਿਆਨ ਧਿਆਨ ਕੀ ਲਾਹਣ ਮਾਂਡੀ ਕਰਣੀ ਕੀ ਕਸ ਪਾਈ ॥ 
ਭਾਉ ਭਾਠੀ ਮੈ ਪ੍ਰੇਮ ਸਮਾਣਾ ਬੁਹਮ ਕੀ ਅਗਨਿ ਜਲਾਈ ॥੧॥ 
ਸਿਧੋ ਹਮ ਮਦ ਕੇ ਮਾਤੇ ਨਾਹੀ ॥ 
ਜੋ ਮਤਵਾਲੇ ਮਦ ਕੇ ਮਾਤੇ ਕਿਨ ਮਤਵਾਲਿਓ ਮਾਹੀ ॥੧॥ ਰਹਾਉ ॥ 
ਸੁਰਤਿ ਨਲੀ ਭਾਉ ਬਾਸਨ ਕੀਨਾ ਅੰਤਰ ਧਾਰ ਚੁਆਈ ॥ 
ਦਇਆ ਸੁਰਾਹੀ ਸਹਜ ਪਿਆਲਾ ਗੁਰਮਤਿ ਪੀਵੇ ਭਾਈ ॥੨॥ 
ਗੁਰੁਮਤਿ ਨਾਮ ਫਿਰੈ ਮਤਿਵਾਲਾ ਏਕ ਰੰਗ ਮਹਿ ਖੇਲੈ ॥ 
ਜਹ ਦੇਖ ਤਹ ਏਕ ਸਰੂਪੀ ਮਾਰਗ ਪਾਇਆ ਚੇਲੈ ॥੩॥ 
ਨਿਬਹੀ ਖੇਪ ਹਮਾਰੀ ਸਿਧੋ ਆਠ ਪਹਿਰ ਲਿਵ ਲਾਗੀ ॥ 
ਨਾਨਕ ਦਾਸ ਤਹਾਂ ਮਤਵਾਲਾ ਜਹੁ ਏਕੰਕਾਰ ਬਿਰਾਗੀ ॥੪॥ 


"ਇਹ ਸ਼ਬਦ ਸ਼੍ਰੀ ਗੁਰੂ ਗੂੰਥ ਸਾਹਿਬ ਜੀ ਵਿਚ ਨਹੀਂ ਹੈ, ਤਾਂਤੇ ਸ਼ੀ ਮੁਖਵਾਕ ਨਹੀਂ। ਹੋਰ ਗੁਰੂ ਵਾਕ 
ਹਨ ਜਿਨ੍ਹਾਂ ਵਿਚ, ਅੰਤਰ ਮੁਖ ਮਦ ਦੀ ਤਰਕੀਬ ਦੱਸੀ ਹੈ, ਦੇਖੋ:-ਗੁੜੁ ਕਰਿ ਗਿਆਨੁ..... ਰਾਗੁ 
ਆਸਾ ਮ੩ ੧ ॥ ਆਦਿ 


ਦੋਹਰਾ: 
ਅਸ ਪੁਕਾਰ ਕੇ ਬਚਨ ਸੁਨਿ ਸਿੱਧ 
ਸਰਬ ਤਿਹ ਕਾਲ। 
ਨਿਜ ਮਤਿ ਕੇ ਅਨੁਸਾਰ ਹੂ ਬੋਲੇ ਪਰਮ 'ਅਤੀ ਰਸੀਲੇ ਹੋਕੇ। 
ਰਸਾਲ' ॥੧੨॥ 
ਸਿੱਧਨ ਵਾਚ': 
"ਕਈ ਨੁਸਖਿਆਂ ਵਿਚ-ਸਿੱਧਨ ਵਾਚ-ਪਾਠ ਨਹੀਂ ਹੈ। 
ਧਨ ਜੋਬਨ ਕੀ ਕਰੇ ਨ ਆਸਾ ॥ ਪਰ ਤ੍ਰਿਯ ਅੰਗ ਨ ਲਾਵੈ ਪਾਸਾ ॥ 
ਨਾਦ ਬਿੰਦ ਘਟ ਭੀਤਰ ਧਰੈ ॥ ਤਿਸ ਕੀ ਸੇਵਾ ਪਰਬਤ ਕਰੈ ॥ 
ਬੋਲੇ ਪਰਬਤ ਸਤ ਸਰੂਪ ॥ ਧਰਮ ਤਤ ਮਹਿ ਰਖ ਨ ਰੂਪ' ॥੧॥ 
"ਇਹ ਸ਼ਬਦ ਸ਼੍ਰੀ ਗੁਰੂ ਗੂੰਥ ਸਾਹਿਬ ਜੀ ਵਿਚ ਨਹੀਂ ਤਾਂਤੇ ਸ਼ੀ ਮੁਖਵਾਕ ਨਹੀਂ। 
ਸੀ ਮੁਖਵਾਕ ॥ 
ਮ8੧॥ 
ਸੋ ਗਿਰਹੀ ਜੋ ਨਿਗੁਹੁ ਕਰੈ ॥ ਜਪੁ ਤਪੁ ਸੰਜਮੁ ਭੀਖਿਆ ਕਰੈ ॥ 
ਪੁੰਨ ਦਾਨ ਕਾ ਕਰੇ ਸਰੀਰੁ ॥ ਸੋ ਗਿਰਹੀ ਗੰਗਾ ਕਾ ਨੀਰੁ ॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1046 


ਬੋਲੈ ਈਸਰੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੨॥ 
ਮ੧੧॥ 
ਸੋ ਅਉਧੂਤੀ ਜੋ ਧੂਪੈ ਆਪੁ ॥ ਭਿਖਿਆ ਭੋਜਨੁ ਕਰੈ ਸੰਤਾਪੁ ॥ 
ਅਉਹਨਠ ਪਟਣ ਮਹਿ ਭੀਖਿਆ ਕਰੈ ॥ ਸੋ ਅਉਧੂਤੀ ਸਿਵ ਪੁਰਿ ਚੜੈ ॥ 
ਬੋਲੈ ਗੋਰਖੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੩॥ 
ਮ੧੧॥ 
ਸੋ ਉਦਾਸੀ ਜਿ ਪਾਲੇ ਉਦਾਸੁ ॥ ਅਰਧ ਉਰਧ ਕਰੇ ਨਿਰੰਜਨ ਵਾਸੁ ॥ 
ਚੰਦ ਸੂਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ਪੜੈ ਨ ਕੰਧੁ ॥ 
ਬੋਲੈ ਗੋਪੀ ਚੰਦੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੪॥ 
ਮ੧੧॥ 
ਸੋ ਪਾਖੰਡੀ ਜਿ ਕਾਇਆ ਪਖਾਲੇ ॥ ਕਾਇਆ ਕੀ ਅਗਨਿ ਬੁਹਮੁ ਪਰਜਾਲੇ ॥ 
ਸੁਪਨੈ ਬਿੰਦੁ ਨ ਦੇਈ ਝਰਣਾ ॥ ਤਿਸੁ ਪਾਖੰਡੀ ਜਰਾ ਨ ਮਰਣਾ ॥ 
ਬੋਲੈ ਚਰਪਟੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੫॥ 
ਮ੧੧॥ 
ਸੋ ਬੈਰਾਗੀ ਜਿ ਉਲਟੇ ਬੂਹਮੁ ॥ ਗਗਨ ਮੰਡਲ ਮਹਿ ਰੋਪੈ ਥੰਮੁ ॥ 
ਅਹਿਨਿਸਿ ਅੰਤਰਿ ਰਹੈ ਧਿਆਨਿ ॥ ਤੇ ਬੈਰਾਗੀ ਸਤ ਸਮਾਨਿ ॥ 
ਬੋਲੈ ਭਰਥਰਿ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੬॥ 


<< 


ਦਹਰਾ 


ਸੁਨਿ ਸਿੱਧਨ ਕੋ ਮਤਨਿ ਕੋ, ਸ਼ੀ ਗੁਰੁ 
ਸੂਰਜ ਗਯਾਨ। 

ਭਨੇ ਬਚਨ ਤਿਹ ਪੁਤਿ ਤੰਬੈ, ਨਿਜ ਮਤ 
ਕਰੁਨਾਖਾਨ ॥ ੧੪॥ 


ਸੀ ਮੁਖਵਾਕ ॥ 
ਮ8੧॥ 
ਕਿਉਂ ਮਰੈ ਮੰਦਾ ਕਿਉ ਜੀਵੈ ਜੁਗਤਿ ॥ ਕੰਨ ਪੜਾਇ ਕਿਆ ਖਾਜੈ ਭੁਗਤਿ ॥ 
ਆਸਤਿ ਨਾਸਤਿ ਏਕੋ ਨਾਉ ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥ 
ਧੂਪ ਛਾਵ ਜੇ ਸਮ ਕਰਿ ਸੰਹੈ ॥ ਤਾ ਨਾਨਕੁ ਆਥੈ ਗੁਰੁ ਕੋ ਕਹੈ ॥ 
ਛਿਅ ਵਰਤਾਰੇ ਵਰਤਹਿ ਪੂਤ ॥ ਨਾ ਸੰਸਾਰੀ ਨਾ ਅਉਧੂਤ ॥ 
ਨਿਰੰਕਾਰਿ ਜੋ ਰਹੈ ਸਮਾਇ ॥ ਕਾਹੇ ਭੀਖਿਆ ਮੰਗਣਿ ਜਾਇ ॥੭॥ 
(ਨਾਨਕ ਬੋਲੇ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੁਪੁ ॥)' 
"ਏਹ ਦੋਵੇਂ ਤੁਕਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ। 
ਦੋਹਰਾ: 
ਸੁਨਿ ਕੈ ਸਿਧ ਤੂਸ਼ਨ ਭਏ, ਬੋਲੇ ਬਹੁਰ 
ਨ ਕੋਇ। 
-ਚਰਚਾ ਮੈ ਹਾਰਤਿ ਨਹੀਂ- ਸਮਝਤਿ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1047 


ਭੇ ਮਨ ਸੋਇ ॥੧੫॥ 

ਸਰਠਾ: 

ਜੇ ਅਤਿ ਉੱਤਮ ਨਾਥ, ਮਗਨ ਧਯਾਨ 
ਮਹਿ ਤਬ ਰਹੇ। 

ਬੋਲੇ ਤਿਨ ਕੇ ਸਾਥ, ਸ਼ੀ ਗੁਰੁ ਮੋਦ 
ਬਢਾਇਕੈ ॥੧੬॥ 

ਕਬਿੱਤ: 

“ਆਸਨ ਕੋ ਲਾਇ ਬੈਸਯੋ ਆਸ ਨਾਂ 
ਰਿਦੇ ਕੇ ਬੀਚ? 

ਐਸੇ ਘੁਘੂ ਨਾਥ ਸੰਗ ਬੋਲੇ ਹੈਂ ਸੁਨਾਇ 
ਕੈ। 

(ਘੁੱਘੂਨਾਥ ਨੂੰ ਪੁਸ਼ਨ) 

“ਮੋਨ ਕੈਸੇ ਸਾਧੀ? ਕੌਨ ਮਤ ਕੇ _'ਚੁੱਪ। “ਕੀਤੀ। 
ਅਰਾਧੀ ਤੁਮ? 

ਉੱਤਰ ਨ ਕਹਯੋ ਸੁਨਯੋ ਮਨ ਤੇ 
ਉਠਾਇ ਕੈ। 

ਆਛੋ ਲਾਗੇ ਦਰਸ਼ਨ, ਮਰਮ! ਨ ਜਾਨ੍ਯੋ 
ਜਾਇ 

ਬੋਲੇ ਬਿਨ ਕੈਸੇ ਜਾਨੈ ਕਹਿਯੇ ਬੁਝਾਇ 
ਕੈ!। 

ਬੋਲਯੋ ਗੁਰੁ ਨਾਨਕ ਸੋ ਬਚਨ ਬਿਲਾਸ 
ਨੀਕੇ 

ਜਾਨਿ ਅਵਤਾਰ ਰਿਦੇ ਬਹੁ ਹਰਖਾਇ ਕੈ 
॥੧੭॥ 

ਕਬਿੱਤ: 

“ਸਿੱਧ ਨਾਥ ਜਤੀ ਕੋਊ ਨਾਮ ਨ ਧਰਾਵੇਂ' 
ਜਗ 

ਉਚੋ ਨੀਚੋ ਪਦ ਤਜਿ ਸਿੰਡੀ ਨ ਬਜਾਇ 
ਹੋਂ] 

ਡਿੰਭ ਨ ਦਿਖਾਵੇ, ਨਹਿਂ ਮਾਨ ਕੋ 
ਬਧਾਵੇ' 

ਦੁਖ ਸੁਖ ਕੋ ਮਿਟਾਵੇਂ, ਦੈਤ ਮਨ ਕੇ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1048 


ਭੁਲਾਇ ਹੌਂ। 

ਉਸਤਤਿ ਨਿੰਦਾ ਤਜਿ, ਹੋਇਕੇ ਅਚਿੰਤ 

ਨਿੰਤ 

ਗੁਰੂ ਨ ਕਹਾਇ ਕੈ, ਨ ਚੇਲਾ ਪਾਇ 

ਲਾਇ ਹੈ] 

ਏਕੰਕਾਰ ਖੇਲ, ਸ਼ਿਵ ਸ਼ਕਤੀ ਨ ਮੇਲ 'ਪੁਰਖ ਤੇ ਪ੍ਰਕ੍ਰਿਤੀ ਅਰਥਾਤ ਰੂਹ ਤੇ ਮਾਦਾ ਦਾ 

ਕੋਉ? ਮੇਲ, ਮੈ ਨਹੀਂ ਤੱਕ ਰਿਹਾ। (ਅ) ਈਸ਼ਵਰ ਤੇ 

ਦੇ ਸ਼ਕਤੀ ਮਾਯਾ ਦਾ ਕੋਈ ਮੇਲ ਨਹੀਂ ਭਾਵ ਸਾਰੇ 
ਬੁਹਮ ਹੀ ਨਜ਼ਰ ਆ ਰਿਹਾ ਹੈ। 

ਬੋਲ ਹੋਂ ਬਿਸਾਰ ਕਰਿ ਕਛੂ ਨ ਅਲਾਇ 'ਮੈ' ਬੋਲਣਾ ਭੁਲਾਕੇ ਚੁੱਪ ਹਾਂ। 

ਹੋਂ! ॥੧੮॥ 

ਕਬਿੱਤ: 

ਉਠੇ ਤਬ ਧਾਇ, ਕਰ ਚਰਨ ਲਗਾਇ 

ਮਿਲੇ 

ਰਿਦੇ ਹਰਖਾਇ ਦੋਊ ਬਹੁ ਸੁਖ ਪਾਇ 

ਕੈ। 

ਬੈਸੇ ਪੁਨ ਨਾਨਕ ਜੀ ਨਾਗਰ ਉਜਾਗਰ 

ਜੋ 

ਬੋਲੇ ਚੰਬਾਨਾਥ ਸੰਗ ਮੁੱਖ ਮੁਸਕਾਇ 

ਕੈ। 

“ਕੌਨ ਗ੍ਰਿਹ ਰਹੋ? ਕੌਨ ਮਤਾ ਤੁਮ 

ਕਹੋ ? 

ਨਿਜ ਤੂਸ਼ਨ ਮਿਟਾਇ ਭੇਦ ਦੀਜਿਯੇ 

ਜਨਾਇ ਕੈ। 

ਸਿੱਧ ਸਭਿ ਬੋਲੇ, ਆਪ ਰਹੇ ਅਨਬੋਲੇ 

ਮਨ ਮਰਮ ਨ ਜਾਨਯੋ ਜਾਇ”, ਭਾਖ੍ਯੋ ਗੁਰੂ ਜੀ ਨੇ) ਕਿਹਾ ਸੁਣਾਕੇ। 

ਹੈ ਸੁਨਾਇ ਕੈ' ॥੧੯॥ 

ਕਬਿੱਤ: 'ਚੰਬਾ ਨਾਥ ਬੋਲਿਆ। “ਬੋਲਦਾ ਹੈ ਬੋਲਣ ਵਾਲਾ। 

। “ਬੋਲੈ ਬੋਲਹਾਰ? ਕੋਉ ਤੋਲੈ ਤੋਲਹਾਰ” `ਤੋਲਦਾ ਹੈ ਤੋਲਣ ਵਾਲਾ। “ਜੇਹੜਾ ਹੈ। 

ਜੋਉ“, 

ਖੇਲੈ ਖੇਲਹਾਰ', ਨਹੀਂ ਹਮੈ' ਕਛੁ ਕਾਜ 'ਖੇਲਣ ਵਾਲਾ। 

ਹੈ। 

(ਘੁੱਘੂਨਾਥ ਦਾ ਉਤਰ) 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1049 





੨੩ 


ਗਾਵੈ ਗਾਨਹਾਰ, ਅਟਕਾਵੈ 
ਅਟਕਾਨਹਾਰ 

ਜਾਵੈ ਜਾਨਹਾਰ, ਪੁਨ ਭਾਜਹਾਰ! ਭਾਜ 'ਭੱਜਣ ਵਾਲਾ। 
ਹੈ। 

ਰਾਵਨ ਨ ਰਾਮ, ਦੇਵ ਦਾਨਵ ਨ ਨਾਮ 

ਕੋਊ 

ਏਕ ਹੀ ਕੋ ਖੇਲ ਸਭਿ ਏਕ ਹੀ ਬਿਰਾਜ 

ਹੈ। 

ਦੀਸੈ ਜੁ ਪਸਾਰਾ ਸਭਿ ਏਕ ਨੈ ਬਿਥਾਰਾ 

ਹਮ ਰਿਦੇ ਯੌ” ਬਿਚਾਰਾ ਜਾਂ ਤੇ ਪਾਯੋ 
ਸੁਖਰਾਜ ਹੈ” ॥੨੦॥ 

ਕਬਿੱਤ: 

ਮਿਲੇ ਹਰਖਾਇ ਸੁਖ ਪਾਇ ਸੀਸ ਨਾਇ 

ਕਰਿ 

ਭੁਮ ਕੋ ਮਿਟਾਇ, ਏਤੇ ਭਏ ਅਹਿਲਾਦ 

ਸੋ 

ਤੇ 

ਸੋ।। 

ਹਾਥ ਬੰਦ ਕਹੈ “ਤੁਮ ਈਸ਼ੁਰ ਮੁਕੰਦ 

ਹੋਂ ਜੀ! 

ਧਰਾ ਹੈ ਨਿਰੰਜਨ! ਸਰੂਪ ਪਰਮਾਦਿ 

ਸੋ। 

ਦਿਦਾਰ ਆਨਿ 

ਪਾਈ ਬਿਨ ਸੰਸੈ ਗਤਿ, ਤੁਮਰੇ ਪੁਸਾਦ 'ਕ੍ਿਪਾ ਨਾਲ। 
ਸੋ” ॥੨੧॥ 

ਕਬਿੱਤ: 'ਮਾਨ ਸਹਿਤ (ਅੰ) ਉਦਾਸੀਨ। 
ਕੇਤੇ ਹਰਖਤਿ ਭਏ, ਕੇਤੇ ਈ ਸਮਾਨਾ 

ਰਹੇ 

ਕੇਉ ਰਿਸ ਖਾਇ ਬੈਨ ਕ੍ਰੋਧ ਸੋਂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਉਚਾਰਿਯਾ। 

ਬੋਲ ਊਚੇ ' 

ਐਸੇ _ਕਹੇ ਕਲਾ ਆਪ ਆਪਨੀ 
ਦਿਖਾਰਿਯਾ। 

ਜੋਗੀ 

ਕਰੈ ਬਾਦ _ਮੰਦਮਤਿ ਭੇਦ ਨ 
ਬਿਚਾਰਿਯਾ। 

ਬਚਨ ਬਿਚਾਰਿਕੈ ਉਚਾਰਿਤ ਨ ਸੁਨੈ' 
ਸ਼ਰੋਨਾ, 

ਬਾਜੀਗਰ ਰੀਤਿ ਜਿਵ ਹੀਤ ਉਰ 


ਧਾਰਿਯਾ!'” ॥੨੨॥ 
(ਸਿੱਧਾ ਦੇ ਤਮਾਸ਼ੇ) 


<< 


ਸਰਨਾ. 


ਬੋਲਯੋ ਮੰਗਲਨਾਥ, “ਜੁ ਕੁਛੁ ਕਰਤਿ ਹੈ 
ਕਰਨ ਦਿਹੁ। 

ਸਭਿ ਤੇ ਵਡ ਜਗ ਨਾਥ, ਕਰਹਿ' ਮਾਨ 
ਕੋ ਹਾਨ ਮਨਾ ॥੨੨੩॥ 

ਕਬਿੱਤ: 


1050 





'ਕੰਨੀਂ। 


ਮਾਨੋ ਬਾਜੀਗਰ ਦੇ ਤ੍ਰੀਕੇ ਨਾਲ ਇਹਨਾਂ ਨੇ ਚਿੱਤ 
ਵਿੱਚ ਹਿਤ ਧਾਰਨ ਕੀਤਾ ਹੈ। (ਅ) ਬਾਜੀਗਰ 
ਵਾਂਡੂ (ਸ਼ਕਤੀਆਂ ਨੂੰ ਤਮਾਸ਼ੇ ਲਈ ਵਰਤਣਾ 
ਇਹਨਾਂ ਨੇ ਅਪਨੇ ਮਾਨ ਦਾ ਇਕ) ਹੇਤੂ ਜੀ 
ਵਿੱਚ ਸਮਝ ਰੱਖਿਆ ਹੈ। 


ਮਨਾ ਵਿਚੋੱ। 'ਪਾ:-ਇਨ। 


ਭਾਵ ਗੁਰੂ ਜੀ। 


'ਭਾਵ ਸਿੱਧ। “ਬੜਾ ਹੈ (ਸਿੱਧਾਂ ਵਿਚ) ਮਾਨ। 


/ਪੱਥਰ ਨੂੰ ਤੀਰ ਚਲਾਉਣ ਵਾਂਡੂ ਸਿੱਧ ਸ਼ਕਤੀ 
ਦੱਸਣਗੇ। 


ਕੌ _'ਪਾ:-ਬੈਸੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1051 





'ਮ੍ਰਿਗ ਦੀ ਖੱਲ। 
!]' ਇਸ ਸ਼ਕਲ ਦੀ ਲੋਕੜੀ। ਅਕਾਸ਼ ਵਿੱਚ। 


ਹੱਥੋਂ ਛੱਡਕੇ। “ਭੁਵਾਉਂਦੇ ਹਨ। 


'ਸਮਿੱਗੂੀ। 


/ੁੰਦ੍ਹਾਂ ਤੇ ਠੂਠਾ। “ਐਂਕਦੇ ਫਿਰਦੇ ਹਨ। “ਕਈ। 


/ਜੀਖ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ 'ਭਾਵ ਹੇ ਗੁਰੂ ਜੀ ਤੁਸਾਂ ਨੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1052 





ਕਰਿ 

ਤਪਾ ਕੋ ਕਹਾਇ! ਜਗ ਰਿਦੈ ਗਰਬਾਯੋ 'ਆਪ ਨੂੰ) ਤਪਾ ਕਹਾਕੇ। 
ਹੈ। 

ਮਾਨਤਿ ਨ ਬਾਤ ਸਮਝਾਯੋ ਭਲੀ ਭਾਂਤਿ 
ਅਬ ਦੇਖੀ ਕਰਾਮਾਤ ਤੋਹਿ ਤੂਸ਼ਨ 
ਕਰਾਯੋ ਹੈ ॥੨੬॥ 

ਕਬਿੱਤ: 

ਅਜਹੂੰ ਲੌ ਸਿੱਧ ਬੇਖ ਲੇਹੁ ਨਿਰਵਾਰੋ 
ਹਠ 

ਗੋਰਖ ਕੇ ਚੇਲੇ ਹੋਇ ਮੁੰਦਾ ਕਾਨ 
ਪਾਈਯੇ। 

ਸਭਿ ਕੇ ਸਮਾਨ ਬਨ ਜੋਗ ਕੋ ਨਿਧਾਨ 


ਮਾਨਿ ਕੈ ਬਿਭੂਤ ਤਨ 


ਬਚਾਈਯੇ ” ॥੨੭॥ 

ਸੁਨੇ ਅਸ ਬੈਨ, ਮੁਸਕਾਨੇ ਗਤਿਦੈਨ 

ਸਭਿ ਸ਼ਕਤਿ ਕੇ ਐਨ, ਬੋਲੇ ਸਹਜ 

ਸੁਭਾਇ ਕੈ। 

“ਕੌਸਾਂ ਤੂੰ ਹਮਾਰੀ! ਅਬ _ਹੋਈਯੇ 'ਖੜਾਂਵ। ਆਕਾਸ਼ ਵਿਚ ਵਿਚਰਨ ਵਾਲੀ। 


ਉਤਾਰੀ, _ ਨਿਜ _ਬਲ _'ਲਿਆਉ ਉਤਾਰਕੇ (ਸਿੱਧਾਂ ਦੇ ਸਮਾਨ)। 
ਦਿਖਰਾਇ ਕੈ। ” 
(ਗੁਰੂ ਜੀ ਦੀ ਕੌੱਸ) 
ਸੁਨੇ ਜਬ ਵਾਕ ਤਾਤਕਾਲ ਅਸਮਾਨ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1053 





ਗਈ 

ਸਿੱਧਨ ਕੀ ਸ਼ਕਤੀ! ਜੁ ਦਈ ਬਿਚਲਾਇ 

ਕੈ”। 

ਜੈਸੇ ਹੂ ਬਟੇਰਾ ਤਿਹ ਪਾਛੈ ਬਾਜ ਛੋਰਾ 

ਤੈਸੇ ਤਰੇ! ਸਭਿ ਕਰੇ, ਰਹੀ ਊਪਰ 'ਹੇਠਾਂ। 'ਪਾ:-ਦਬਾਇਕੈ। 

ਸੁਹਾਇਕੈ' ॥੨੮॥ 

ਕਬਿੱਤ: 'ਸੂਰਮਾ। “ਹਰਨ ਉੱਤੇ। “ਸ਼ੇਰ। 

ਕਾਇਰ ਪੈ ਸੂਰ! ਔਰ _ਕੁਰੰਗ? 

ਸ਼ਾਰਦੁਰ” ਜੈਸੇ, 

ਹੋਇ ਨਾਗ: ਭੂਰ” ਤਾਂ ਪੈ ਖਗ ਪਤਿ” 'ਸੱਪ। “ਬੜੇ। 'ਗਰੁੜ। 

ਜਾਤਿ ਹੈ। 

(ਕੌਂਸ-ਸੁੰਦਰ ਕਥਿਤ) 

ਲੋਛ! ਮਰ ਹਾਨ”, ਅਗਯਾਨ ਪੈ ਸੁ 'ਨਿਸ਼ਾਨੇ। “ਤੀਰ। 

ਗਯਾਨ ਜੈਸੇ 

ਕਰੁਨਾ ਨਿਧਾਨ! ਸੰਤ ਦੋਖੀ ਪੈ ਰਿਸਾਤ 'ਕਿਰਿਪਾਲੂ ਪਰਮੇਸ਼ੁਰ। 

ਹੈ। 

ਪਾਪਨ ਪੈ ਨਾਮ ਜਾਪ, ਦੈਤ ਪੈ ਭਗਤਿ 'ਪਾਪਾਂ ਉਤੇ ਨਾਮ ਦਾ ਜਾਪ। 

ਜੈਸੇ 

ਅਜਾ' ਕੇ ਨਿਕਟ” ਬ੍ਰਿਕ ਜਾਤਿ, ਨ 'ਬਕਰੀ। “ਪਾਸ। “ਬਘਿਆੜ। "ਏਹ ਸਾਰੀਆਂ 

ਵਰਤ ਉਪਮਾਂ ਦੇ ਵਰਤਾਉ ਕਵਿ ਜੀ ਦੀ ਉੱਚ ਦਿਮਾਗੀ 
ਦਾ ਸਬੂਤ ਹਨ। 
'ਖੜਾਂਵ। “ਵੱਖ ਕਰਕੇ। 'ਸ਼ਕਤੀਆਂ ਨੂੰ। 


ਹੈ ॥੨੯॥ 
ਕਬਿੱਤ: 
ਜਾਂ ਕੀ ਜਾਂ ਕੀ ਸ਼ਕਤਿ ਥੀ ਤਾਂ ਕੈ ਆਗੇ 


ਰਾਰ' ਮੈਂ _ਪਰਾਜੈ?2 ਹੋਇ ਸੁਰ” ਜਿਉ 'ਲੜਾਈ। “ਹਾਰ। 'ਸੂਰਮਾ। 
ਲਜਾਇ ਜਾਤਿ 
ਭਏ ਮੁਖ ਤੂਸ਼ਨ ਨ ਬੈਨ ਕੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1054 


ਉਚਾਰੀਯਾ। 

ਗੋਪੀ ਚੰਦ, ਭਰਥਰੀ, ਮੰਗਲ ਤੇ ਆਦਿ 

ਜੇਤੇ 

ਹੀਯ ਮੈ” ਹੁਲਾਸੇ ਹਸੈ` ਦੇਵੈ' ਕਰ 'ਹੱਥ ਦੀ। “ਤਾੜੀ ਮਾਰਦੇ ਹਨ। 
ਤਾਰੀਯਾ”। 

“ਐਸੀ ਹੋਇ ਬਿਨ ਨਹੀਂ ਰਹਿਤ ਬਿਕਲ 'ਚੰਚਲ ਮਨ ਵਾਲੇ (ਸਿੱਧ)। 





ਮਨਾ 
ਜੈਸੀ ਬਿਧਿ ਜੋਗ ਹੁਤੇ! ਤੈਸੇ ਈ 'ਜੈਸੀ ਵਿਧੀ (ਦੇ) ਲਾਇਕ ਸਨ। “ਤੈਸੀ ਹੀ ਕਰ 
ਦਿਖਾਰੀਯਾ2” ॥੩੦॥ ਦਿਖਾਈ ਹੈ (ਗੁਰੂ ਜੀ ਨੇ)। 


ਦੇਖਯੋ ਤਪਾ ਤੁਮ ਕੈਸੋ ਹੈ ਸੋਊ। 

ਬਾਦ' ਸੋ ਰਾਰ ਕਰੀ ਤਿਹ ਸੋ ਜਿਨ __ 'ਥ੍ਰਿਥਾ। 

ਲੌਜਤਿ ਭੇ ਨਹਿਂ ਬੋਲਤਿ ਕੋਊ। 

ਆਪਨੇ ਮਾਨ ਮੈ' ਫੂਲਤਿ ਕਾਇਰਾ 'ਗੀਦੀ। 

ਜੌ ਲਗ! ਸੁਰ? ਨ ਸਾਮੁਹਿ ਹੋਉ”'। 'ਜਦ ਤਕ। 'ਸ਼ੂਰਮਾਂ। ”ਨਾਂ ਸਾਹਮਣੇ ਹੋਵੇ। "ਪਾ:- 
ਰਹ ਕੇ ਕੋਉ। 

ਤਾਰੇ ਪੁਕਾਸ਼ ਕਰੈ ਤਮ ਮੈ 

ਰਵਿ ਹੋਤਿ ਉਂਦੈ ਪੁਨ ਨਾ ਪ੍ਰਗਟੋਊ” 

॥੩੧॥ 

ਸ੍ਰੈਯਾ: 

ਗੋਰਖ ਬੈਨ ਭਨੇ ਸੁਨਿ ਕੈ 

'ਤੁਮ ਭਾਖਤਿ ਸੱਤਿ ਥੇ ਕੂਰ ਨ 

ਰਾਈ। ` 

ਖਿੰਥੁੜਾ' ਆਇ ਗੁਰੂ ਢਿਗ ਤਾਂ ਛਿਨ 

ਬੈਠ ਗਯੋ ਮੁਖ ਬਾਨੀ ਅਲਾਈ। 

(ਖਿੰਥੜਾ) 

“ਜੋਗ ਬਿਨਾ ਮਨ ਸੁੱਧ ਨ ਹੋਵਤਿ 

ਆਰਸੀ ਜਯੋ' ਨਹਿ! ਛਾਰ ਮਲਾਈ?। __ 'ਬਿਨਾ। 'ਸੁਆਹ ਮਲੇ ਦੇ। 

ਸਾਧਨ ਕੀਨੋ ਹੈ ਕੌਨ ਸੋ ਜੋਗ? 

ਭਲੀ ਬਿਧਿ ਸੋ ਮੁਝ ਦੇਹੁ ਬਤਾਈ!” 'ਭਾਵ ਹੇ ਗੁਰੂ ਜੀ। 

॥੩੨॥ 

ਕਬਿੱਤ: 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1055 





ਹਾਨਿਯੇ” ॥੩੩॥ 

ਉਰਮ! ਬਹੁਰ ਆਯੋ ਧੂਰਮ ਹੈ ਸੰਗ ਜਾਂ 
ਕੇ, 

ਬੁਝੈ “ਮਨ ਬਾਸ ਕਹਾਂ, ਪੌਨ! ਰਹੈ ਥਾਨ 
ਕੋ? 

(ਊਰਮ, ਧੂਰਮ) 

ਕੌਨ ਹੋ ਨਰੇਸ਼? ਕੌਨ ਸਚਿਵਾ? 
ਬਤਾਇ ਮੋਹਿ 

ਕੈਸੇ ਪਰੈ ਬੰਧ? ਕੈਸੇ ਕੰਧ ਨਹਿੰ ਹਾਨ 
ਕੋ? 

ਕੋ ਹੈ ਗੁਰੁ ਚੇਲੋ ਕੌਨ? ਸੁਖਦਾਈ ਭੌਨ 
ਕੌਨ? _ 

ਮਾਯਾ ਮੋਹ ਟੂਟੈ ਕੈਸੇ? ਕਰੀਏ ਬਖਾਨ 
ਕੋ। 

ਲੇਹੁ ਸੀਖਾਂ ਗੋਰਖ ਕੀ, ਮਾਨੀਏ ਬਚਨ 
ਮਮ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1056 





ਪਾਈਐ ਪਰਮਪਦ ਜਾਂ ਕੇ ਨ ਸਮਾਨ 
ਕੋ? ॥੩੪॥ 


ਕਬਿੱਤ: ਗੁਰੂ ਜੀ ਦਾ ਉੱਤਰ ਹੈ। “ਹਿਰਦੇ ਵਿਚ ਮਨ 
/ “ਰਿਦੇ ਮਨ ਬਾਸ? ਜਾਨਿ, ਨਾਭਿ? (ਦਾ) ਵਾਸਾ। 'ਧੁੰਨੀ। 

ਬਿਖੈ ਪੌਨ ਥਾਨ 

ਮਨ ਹੈ ਨਰੇਸ਼, ਪੁਰਾਨ _ਸਚਿਵ 

ਬਖਾਨਿਯੇ। 


ਬਿਖੈ ਕੇ ਬਿਕਾਰ ਰਚਿ ਬੰਧਨ ਪਰਤਿ 'ਵਿਸ਼ੇ ਦੇ ਵਿਕਾਰਾਂ ਵਿਚ ਰਚ ਕੇ ਜੀਉ ਬੰਧਨਾਂ 
ਜੀਉ” ਵਿਚ ਪੈਂਦਾ ਹੈ। 


ਦਸ੍ੈ ਦਰ ਪੌਨ ਰਹੈ, ਕੰਧ ਨਹਿ 'ਸਰੀਰ। “ਨਾਸ਼ ਨਹੀਂ ਹੁੰਦਾ। 

ਹਾਨਿਯੇ2। 

ਗੁਰੁ ਹੈ ਸ਼ਬਦ ਧੁਨਿ, ਚੇਲਾ ਹੈ ਸੁਰਤਿ 'ਸਬਦ ਗੁਰੂ ਹੈ ਸੁਰਤ ਦਾ ਉਸ ਵਿਚ ਲਗਾਉ 

]-॥ ਰਹ ਵਰ ਚੇਲਾ ਹੈ (ਅ) ਸਬਦ ਦੀ ਧੁਨਿ ਗੁਰੂ ਹੈ, ਸੁਰਤ 
ਚੇਲਾ ਹੈ। 

ਧਾਮ _ ਸੁਖਦਾਈ _ ਤੁਰੀ _ ਪਦਵੀ 'ਤੁਰੀਆ ਪਦ ਸਮਝ ਲਓ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1057 


“ਪਿਤ ਮੋਹਿ ਸੰਤੋਖ, ਖਿਮਾ ਸ਼ੁਭ ਮਾਈ। 

ਭੋਗ ਮੈ' ਜੋਗ ਨ ਸੋਗ ਕਰਉ 

ਰਹਾਈ'। 

'ਗੁਸਤ ਵਿਚ ਜੋਗੀ ਹਾਂ (ਗ੍ੁਹਸਤੀ ਨੂੰ ਸੋਗ ਪੈੱਦੇ ਹਨ ਪਰ ਅਸੀਂ) ਸੋਗ ਨਹੀਂ ਕਰਦੇ, (ਗੁਹਸਤੀ ਨੂੰ 

ਧਨ ਇਸਤ੍ਰੀ, ਇਜ਼ਤ, ਤਾਕਤ ਦੀ ਖੁਸ਼ੀ ਹੁੰਦੀ ਹੈ, ਉਹ ਮਾਯਕ) ਖੁਸ਼ੀ ਅਸੀਂ ਨਹੀਂ ਕਰਦੇ, (ਇਨ੍ਹਾਂ 

ਵਿਚ) ਕਵਲ ਵਾਂਗੂ ਅਲੇਪ ਰਹਿੰਦੇ ਹਾਂ। 

ਜੰਜਾਰ-ਉੱਕਾਰ, ਪੁਕਾਸ਼ ਮਿਟੇ”' 'ਓਕਾਰ ਦੇ ਪ੍ਕਾਸ਼ ਨਾਲ ਜੰਜਾਰ ਮਿਟ ਗਏ ਹਨ। 
ਰ ` 'ਪਾ:-ਜੰਜਾਰ ਉਤਾਰ, ਪ੍ਰਕਾਸ਼ ਮਿਲੇ। 





ਗੁਰ ਕੋ ਮਿਲ ਉੱਜਲ ਬੁੱਧਿ ਸਹਾਈ। 
ਗੋਰਖ ਤੋ ਸੰਗ ਔ ਸਭਿ ਹੀ ਸਿੱਧਾਂ 'ਸਿੱਧਾਂ ਨੂੰ। 
ਦੇਵਹੁੰਗੇ ਉਪਦੇਸ਼ ਬਨਾਈ” ॥੩੭॥ _ 'ਬਨਾਕੇ। 


ਦਹਹਾ , 


'ਮੰਨ ਜਾਵੇਗਾ। ਅਨ ਵਿਚ। “ਲੋਭੀ ਹੋਕੇ। 
ਮਨਹਿ? ਲੁਭਾਇ- ॥੩੮॥ 
ਖੱਪਰ ਦਿੱਤਾ ਨਾਥ ਨੇ, “ਬਾਲੇ ! ਤਾਲ 'ਦੇਖਕੇ। 
ਬਿਲੋਕਿਂ। 
(ਤਾਲ ਤੋ” ਪਾਣੀ) 
ਪਾਨੀ ਆਨਹੁ ਤਹਾਂ ਤੇ, ਹੂਜੇ ਸਦਾ 
ਅਸ਼ੋਕ” ॥੩੯॥ 
ਲੇ ਕਰਿ ਗਮਨੇ ਤਾਲ ਢਿਗ, ਮਾਣਿਕਾ 
ਲਾਲ ਬਿਸਾਲ। 
ਪੂਰਨ ਸਰ ਅਵਿਲੋਕ ਕੈ, ਠਾਂਢੇ ਰਹੇ 
ਕ੍ਰਿਪਾਲ ॥੪੦॥ 
ਜਗਮਗ ਜਗਮਗ _ਕਰਤਿ ਹੈ, ਤਹਾਂ 'ਪਾ:-ਜਹਾਂ ਵਰ ਭੂਰ। 
ਜਵਾਹਿਰ ਭੂਰ'। 
ਗੋਰਖ ਕੋ ਛ਼ਲ' ਜਾਨਿ ਕੈ, ਹਟਿ ਆਏ 'ਜਗਤ ਦੇ ਕਾਰਣ। "ਤਾਲ ਵਿਚ ਰਤਨ ਨਹੀਂ 
ਜਗ ਮੂਰ! ॥੪੧॥ ਰਿ 
ਲੇਹੁ ਸਮ੍ਹਾਲ। ` 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1058 


ਬੈਠੇ ਬਹੁਰ ਸਮੀਪ ਹੂ, ਸੁ ਗੁਰ ਦੀਨ 

ਦਯਾਲ ॥ ੪੨ ॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ 'ਸਿੱਧਨ ਚਰਚਾ” ਪ੍ਰਸੰਗ ਬਰਨਨੰ ਨਾਮ 
ਤੇ ਹਨਮੋ' ਅਧਯਾਯ ॥ ੬੩॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1059 





੬੪. [ਗੁਰਚਰਨ ਪ੍ਰੋਮ ਮੰਗਲ। ਸਿੱਧਾਂ ਤੋਂ ਵਿਦਾ ਹੋਣਾ] 


ਮੁੰਦਾ ਸੰਤੋਖ..) ॥੧੨॥ (ਪ੍ਰਾਨਨਾਥ ਦੀ ਸ਼ਰਧਾ) ॥ ੩੨..॥ 

(ਨੌ ਨਾਥ) ॥੩੮.. ॥ (ਛੇ ਜਤੀ) ॥੪੦॥ 

(ਚੌਰਾਸੀ ਸਿੱਧਾਂ ਦੇ ਨਾਮ) ॥੪੧.. ॥ (ਛੇ ਜਤੀ ਹੀ ਕਿਉ?) ॥੫੦॥ 

(ਅੱਠ ਕਿਸਮ ਦਾ ਭੋਗ) ॥੫੧.. ॥ (ਸਿੱਧਾਂ ਤੋਂ ਵਿਦਾ ਹੋਣਾ) ॥੬੦..॥ 

ਦੋਹਰਾ: 

ਮਨ ਮੂਖਕ ਬਿਲ ਬਾਸ਼ਨਾ, ਪਕਰੈ' ਕੌਨ ਉਪਾਇ ॥ 

ਮੂਖਕ=ਚੂਹਾ। [ਸੰਸ. ਮੂਖ਼ਿਕ=ਜੋ ਚੋਰੀ ਕਰੇ, ਚੂਹਾ| ਬਿਲ=ਖੁਡ। [ਸੰਸ. ਬਿਲਾਂ]। 

ਪਾਰਦ ਸ੍ਰੀ ਗੁਰ ਪ੍ਰੈਮ ਪਗ, ਪਯਾਵਹੁ ਹੂ ਥਿਰ ਥਾਇ ॥੧॥ 

ਪਾਰਦ=ਪਾਰਾ। ਆਖਦੇ ਹਨ ਕਿ ਚੂਹਾ ਪਾਰਾ ਪੀ ਕੇ ਫੇਰ ਹਿੱਲ ਜੁਲ ਨਹੀਂ ਸਕਦਾ। ਯਥਾ: ਮਨ ਚੂਹਾ 
ਪਿੰਗਲ ਭਾਇਆ ਪੀ ਪਾਰਾ ਹਿਰ ਨਾਮ। ਰਜਬ ਚਲੇ ਨਾ ਚਲ ਸਕੇ ਰਹਿਓ ਠਾਮ ਕਾ ਠਾਮ। 

ਅਰਥ: 

ਮਨ (ਮਾਨੋ) ਚੂਹਾ ਹੈ (ਜੋ) ਬਾਸ਼ਨਾ ਰੂਪੀ ਖੁੱਡ (ਵਿਚ ਭੱਜਿਆ ਫਿਰਦਾ ਹੈ, ਇਸਨੂੰ) ਕਿਸ 
ਉਪਾਵ ਨਾਲ ਫੜੀਏ? (ਉਤਰ:-) ਸ਼੍ਰੀ ਗੁਰੂ (ਜੀ ਦੇ) ਚਰਣਾਂ ਦਾ ਪ੍ਰੇਮ ਪਾਰੇ (ਵਾਂਗੂੰ ਭਾਰਾ ਹੈ 
ਇਸ ਚੂਹੇ ਨੂੰ) ਪਿਲਾ ਦੇਈਏ ਜੋ ਟਿਕ ਕੇ ਥਾਂ ਸਿਰ (ਬਹਿ ਜਾਵੇ)। 

ਸ਼ੀ ਬਾਲਾ ਸੰਧੁਰੁ ਵਾਚ ॥ 


<< 


ਹਦ, 


ਪਚਹਾਰੇ ਸਭਿ ਹੀ ਜਬੈ, ਕਿਹ ਬਿਧਿ 
ਜੀਤ ਨ ਪਾਇ। 

ਗੋਰਖ ਚਿੰਤਾਤੁਰ ਭਯੋ -ਹੋਵਤਿ ਬਾਦ 
ਉਪਾਇ!- ॥੨॥ 

ਚੌਪਈ: 

ਬਹੁਰੋ ਸਰਬ ਸਿੱਧ ਮਿਲਿ ਆਏ। 


ਆਏ)। 

ਗੋਰਖ ਜਹਿਂ ਬੇਦੀ ਕੁਲਦੀਪਾ। 

ਬੈਸੇ ਸਭਿ ਤਹਿਂ ਹੋਇ ਸਮੀਪਾ ॥੩॥ 

ਕਿਤਕ ਦੇਰਿ ਤੂਸ਼ਨ ਹੀ ਰਹੇ। 

ਪੁਨ ਬਿਚਾਰ ਗੋਰਖ ਬਚ ਕਹੇ। 
“ਮਾਨਹੁ ਮਨ ਮੈਂ, ਬਾਨੀ ਮੋਰੀ। 

ਸੁਨਹੁ ਕਾਨ ਦੇ, ਕਹੋ ਬਹੋਰੀ ॥੪॥ 

ਸਭਿ ਸਿੱਧਨ ਕੋ ਅਧਿਪਤ' ਬਨਿਯੇ। 

ਸਭਿ ਪਰ ਨਿਜ ਆਇਸ ਕੋ ਭਨਿਯੇ”। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1060 


ਮੁੰਦਾ ਪਹਿਰੋ ਝੋਲੀ ਲੀਜੈ। 

ਅੰਗ ਬਿਭੂਤ ਮਲਨ ਕੋ ਕੀਜੈ ॥੫॥ 
ਖਿੰਥਾ! ਅਪਨੀ ਦੇਹਿ ਹੰਢਾਵੇ। 
ਸਿੱਧ ਜਮਾਤੀ ਮਹਿਂ ਅਬ ਆਵੋ। 
ਲੇਹੁ ਭੰਡਾਰਾ' ਹਮ ਤੇ ਖਾਵੋਂ। 
ਸਿੰਡੀ ਮੁਖ ਤੇ ਨਾਦ ਬਜਾਵੋ ॥੬॥ 





ਦਹਰਾ : 

ਪਰਤੀਤਾ। 

ਮਹਾਂ ਸ਼ਕਤਿ ਕੋ ਪਾਇ ਹੋ, ਯੌ” ਸਗਲਾ 

ਜਗ ਜੀਤ ॥੭॥ 

ਚੌਪਈ: 

ਮਿਲ “ਆਦੇਸ” ਕਹੋ “ਆਦੇਸੋ। ? 

ਨਾਥ ਨਾਮ ਹੁਇ ਜੁਗੁ ਜੁਗ ਬੈਸੋ। 

ਜੋਗ ਸੰਜੋਗੀ ਮਹਿੰ ਸੁਖ ਪਾਵਹੁ। 'ਜੋਗ ਧਾਰਨ ਕਰਨ ਵਿਚ (ਅ) ਜੋਗੀਆਂ ਦੇ 


ਇਕੱਠ ਵਿਚ। 
ਇਕ ਮਾਈ ਕੇ ਪੂਤ ਕਹਾਵਹੁ ॥੮॥ 
ਜੋਗ ਜੁਗਤਿ ਕੇ ਚੇਲੇ ਮਾਨੀ'। ਮੰਨੇ ਜਾਂਦੇ ਹਨ। 


(ਸਭਾਸਦ) ਤੁਹਾਡੇ ਸੇਵਕਾਂ ਦੇ ਥਾਂ ਹੋਣਗੇ। 
ਤੁਮ ਤੇ ਉਪਰ ਹੋਇ ਨ ਆਨਾ। 
ਸਭਿ ਮਹਿੰ ਬੈਸਹੁ ਹੈ ਪਰਧਾਨਾ ॥੯॥ 
ਦਹਰਾ : 
ਲੋਇ ਲੋਇ! ਆਸਨ ਕਰਹੁ, ਸਰਬ 
ਕਰਾਇ ਭੰਡਾਰ। 
ਬਿਧਿ ਕੀਜੈ ਕਾਰ” ॥੧੦॥ 


ਸਰਨਾ 


ਰਹਯੋ ਨ ਹਮਹਿਂ ਕੁਛ। 
ਪੂਰਬ ਬਨਯੋ ਬਨਾਇ, ਅਬ ਨਵੀਨ 
ਕ੍ਰਿਤ ਕਯਾ ਕਰਹਿਂ” ॥੧੧॥ 


ਸੀ ਮੁਖਵਾਕ ॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ 
ਖਿੰਥਾ ਕਾਲੂ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ 
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ 
ਆਦੇਸੁ ਤਿਸੈ ਆਦੇਸੁ ॥ 
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥ 
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥ 
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ 
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ 
ਆਦੇਸੁ ਤਿਸੈ ਆਦੇਸੁ ॥ 
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥ 
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ 
ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ 
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ 
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ 
ਆਦੇਸੁ ਤਿਸੈ ਆਦੇਸੁ ॥ 
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥ 
ਆਸਣੁ ਲੋਇ ਲੋਇ ਭੰਡਾਰ ॥ਜੋ ਕਿਛੁ ਪਾਇਆ ਸੁ ਏਕਾ ਵਾਰ ॥ 
ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥ 





ਆਦੇਸੁ ਤਿਸੈ ਆਦੇਸੁ ॥ 
ਆਦਿ ਅਨੀਲੂ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥ 


ਚੌਪਈ: 

ਗੁਰ ਕੇ ਬਚਨ ਸੁਨੇ ਗੋਰਖ ਜਬ। 

ਪੁਨ ਬੂਝਨ ਹਿਤ ਬੋਲਤਿ ਭਾ ਤਬ। 

“ਕਿਉ ਕਰਿ ਤੁਮ ਇਹ ਨਾਂ ਚਲਿ 

ਆਏ ? 

ਕੌਨ ਮਨੋਰਥ ਦੇਹੁ ਬਤਾਏ ? ॥੧੨॥ 

ਸੋ ਮੈਂ ਕਰੋਂ ਸਪੂਰਨ ਤੁਮਰੋ। 

ਸਾਚ ਬਚਨ ਇਹ ਮਾਨੋ ਹਮਰੋ। ” 

ਸ਼ੀ ਗੁਰ ਕਹੈ' “ਮਨੋਰਥ ਮੇਰੇ। 

ਸਤਿਗੁਰ ਪੂਰੇ ਹੈਂ ਇਕ ਬੇਰੇ ॥੧੩॥ 

ਦੀਖਯਾ! ਲੀਜੈ ਜੇ ਤੁਮ ਚਾਹੀ। ਉਪਦੇਸ਼, ਮੰਤੂ। 

ਪੁਰੋਂ” ਮੈਂ, ਚਿਤਵੋ” ਮਨ ਮਾਂਹੀ। /ਪੂਰੀ ਕਰਾਂਗਾ। 'ਜੋ ਤੁਸੀਂ ਚਾਹੋ। 
ਦੀ ਮਾਂਗੋ', ਹਮ ਢਿਗ? ਕਰਤਾਰਾ। 'ਜੇ (ਤੁਸੀਂ) ਮੰਗੋ। “ਸਾਡੇ ਪਾਸੋਂ! 


1061 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1062 





॥੧੪॥ 

ਦਹਰਾ : 

ਸੁਨਿ ਤੂਸ਼ਨ ਗੋਰਖ ਭਯੋ, ਬੋਲਯੋ ਬਚਨ 

ਨ ਕੋਇ। 

ਰਿੰਦੈ ਮਨੋਰਥ ਮਿਟ ਗਯੋ, ਜਲ ਤਰੰਗ! 'ਬੁਲਬੁਲੇ ਵਾਂਗ। 

ਜਯੋ ਸੋਇ ॥੧੫॥ 

ਚੌਪਈ: ਮਖੌਲ ਨਾਲ) ਕਹਿੰਦਾ ਹੈ। 
ਬਾਨੀ ਮੰਗਲ ਨਾਥ ਅਲਾਈ'। 

“ਗੋਰਖ ਨਾਥ ਸੁਨਹੁ ਸਿਧ ਰਾਈ ! 

ਨਾਨਕ ਕੋ ਦੀਨੋ ਉਪਦੇਸ਼ਾ। 

ਤੁਮਰੋ ਭਲੋ ਲਿਯੋ ਹੈ ਬੇਸਾ” ॥੧੬॥ 

ਗੋਰਖ ਭਾਖੈ “ਪਰਖੋ' ਤਾਂਹੀ। 

ਘਟ ਛੂਛਾ ਕੇ! ਪੂਰੋ ਆਹੀ। ਘੜਾ (ਹਿਰਦਾ) ਖਾਲੀ ਹੈ ਯਾ। 
ਤੁਮਰੋ ਸੱਤਿ ਬਚਨ ਮੈ' ਜਾਨਾ। 

ਜਸ ਉਚਰਯੋ ਤੈਸਾ ਪਹਿਚਾਨਾ ॥੧੭॥ 

ਪੂਰਨ ਪੁਰਖ ਗਯਾਨ ਘਨ ਰੂਪਾ। 'ਇਕਰ ਗਯਾਨ ਸਰੂਪ। 


ਰਹਿਤ ਕਹਿਤ! ਕੇ ਸਹਿਤ ਅਨੂਪਾ”।  _'ਕਹਿਣੀ। 'ਸੁਹਣਾ। ਜਿਸ ਦੀ ਉਪਮਾਂ ਨਾਂ ਹੋ 


ਸਕੇ। 
ਸ਼ੀ ਨਾਨਕ ਚਰਚਾ ਕਰਿ ਐਸੇ। 
ਕੇਤਿਕ ਕਾਲ ਰਹੇ ਤਹਿਂ ਬੈਸੇ ॥੧੮॥ 
ਦਹਰਾ : 
ਕਿ ਨਾਂਹਿ। 
ਆਨ ਸਥਾਨ ਬਿਲੋਕੀਏ, ਜੇ ਰਾਵਰਿ 
ਉਰ ਚਾਹਿ” ॥੧੯॥ 
ਚੌਪਈ: 
ਸੁਨੀਏ ਸ਼ੀ ਅੰਗਦ ਗਤਿਦਾਈ ! 
ਸੁਨਿ ਗੁਰ ਮੁਝ ਸੋ ਗਿਰਾ ਅਲਾਈ। 
“ਤੁਮਰੇ ਮਨ _ਮਹਿਂ ਕਿਤ ਬਿਧਿ 
ਬਾਲਾ? 
ਮੈਂ ਤਬ ਬੋਲਯੋ 'ਪੁਭੁ _ਕ੍ਰਿਪਾਲਾ! 
॥੨੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹੋਂ ਰਾਵਰ ਕੇ ਨਿਤ ਅਨੁਸਾਰੀ। 

ਜਿਉ” ਉਰ ਮਹਿ ਤਿਉ' ਕੀਜੈ ਕਾਰੀ। 

ਅਸ ਬਿਧਿ ਕਰਤਿ ਪਰਸਪਰ ਬੈਨਾ। 

ਬੈਸੇ ਤਹਿਂਵਾ' ਪੰਕਜ ਨੈਨਾ ॥੨੧॥ 
ਪ੍ਰਾਨਨਾਥ ਜੋਗੀ ਤਬ ਆਯੋ। 

ਬੈਠ ਸਮੀਪ “ਅਦੇਸ਼” ਅਲਾਯੋ। 

“ਅਸਨ ਬਸਨ ਲੀਜੈ ਜੋ ਚਾਹੀ। 

ਛੁਧਾ ਨ ਬਯਾਪੈ ਕਬ ਤਨ ਮਾਂਹੀ 
॥੨੨॥ 

ਦੋਹਰਾ: 

ਨੰਗੇ ਕੰਬੈ ਨ ਹੋਵੀ, ਪਹਿਰ ਦੁਕੂਲ' 
ਅਮੋਲ। ? 

ਅਸ ਬਿਧਿ ਸੁਨਿ ਕੈ ਬੈਨ ਤਿਹ, ਬੋਲੇ 

ਅਚਲ ਅਤੋਲ ॥੨੩॥ 

ਚੌਪਈ: 

“ਨੀਕੋ ਕੀਨ ਸੰਤੋਖ ਅਸਨਾ। 

ਰੂਰੋ ਸਾਦ! ਨਾਮ ਜਪ ਰਸਨਾ”। 'ਸ੍ਰਾਦ। “ਜੀਭ (ਨਾਲ)। 
ਬਸਨ! ਜਿ ਭਾਉ ਭਗਤਿ ਕੇ ਲੀਨੇ। 'ਕੱਪੜੇ। 
ਨਹੀਂ ਪੁਰਾਤਨ, ਨੀਤ ਨਵੀਨੇ! ॥੨੪॥ _'ਨਿਤ ਨਵੇ' (ਰਹਿੰਦੇ) ਹਨ। 
ਅਤਿ ਸੁੰਦਰ ਸ਼ੋਭਾ ਯੁਗ ਲੋਕਾ। 

ਭੂਖ ਨਗਨ ਤੇ ਸਦਾ ਅਸ਼ੋਕਾ। ” 
ਪ੍ਰਾਨਨਾਥ ਸੁਨਿ ਪ੍ਰੇਮ ਉਮੰਗਾ। 

ਉਦਤਯੋ!' ਚਰਨ ਗਹਿਨ” ਹਿਤ ਸੰਗਾ 
॥੨੫॥ 

ਸ਼ੀ ਨਾਨਕ ਬਹੁ ਭਾਉ ਜਿ ਦੇਖਾ। 

ਤਿਹ ਕੋ ਆਦਰ ਕੀਨ ਬਿਸ਼ੇਖ਼ਾ। 

ਪਗ ਲੌ! ਸਿਰ ਨਹਿ ਜਾਵਨ ਦੀਨੋ। 

ਕਰ ਮੈ ਲੇਯ ਅੰਕ! ਭਰਿ ਲੀਨੋਂ 
॥੨੬॥ 


ਦੋਹਰਾ: 
ਮਿਲੇ ਪਰਸਪਰ ਹਰਖ ਕਰਿ, ਪੁਾਨਨਾਥ 


ਕਹਿ ਬੈਨ। 





1063 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1064 


'ਭਯੋ ਨਿਰੰਜਨ ਕੋ! ਦਰਸ, _ਹਮਹਿ 'ਪ੍ਰਮਾਤਮਾ ਦਾ। 

ਸਰਬ ਗੁਨ ਐਨ ॥੨੭॥ 

ਚੌਪਈ: 

ਤੁਮ ਤੋ ਬਿਦਤਿ ਆਪ ਕਰਤਾਰਾ। 

ਕਲਿ ਨਰ ਤਾਰਨ ਕੋ ਤਨ ਧਾਰਾ। 

ਜਿਨ ਤੁਮ ਕੋ ਨਹਿਂ ਐਸੇ ਜਾਨਾ। 

ਸੋ ਜੋਗੀ ਨਹਿ, ਅਤਿ ਅਗਯਾਨਾ!” 'ਮੁਰਖ ਹੈ। 

| 

ਬੰਦੇ ਹਾਥ ਰਿਦੇ ਅਨੁਰਾਗਾ। ਹੱਥ ਦੋਵੇਂ ਜੁੜੇ ਹੋਏ ਹਨ ਦਿਲ ਵਿਚ ਪ੍ਰੇਮ ਹੈ 
(ਤੇ ਮੂੰਹੋਂ ਕਹਿੰਦਾ ਹੈ)। 





“ਅਹੈ' ਧੰਨ ਹਮਾਰੇ ਵਡ ਭਾਗਾ। 

ਜਿਹ ਕਰਿ ਤੁਮਰਾ ਦਰਸਨ ਪਾਯਾ। 

ਮੋ ਕੋ ਤਾਰਨ ਇਹ ਨਾਂ ਆਯਾ ॥੨੯॥ 

ਮੈ' ਜੋ ਕੀਨ ਜੋਗ ਚਿਰਕਾਲਾ। 

ਤਾਂ ਕੋ ਫਲ ਅਬ ਮਿਲਯੋ ਬਿਸਾਲਾਂ।” _ 'ਸ਼ੀ ਪ੍ਰਾਣ ਨਾਥ ਜੀ ਦਾ ਕਥਨ ਕੈਸਾ ਸਿਦਕ 
ਭਰਿਆ ਹੈ। 

ਸ਼ੀ ਗੁਰ ਕਹੈ' “ਧੰਨ ਤੁਮ ਜੋਗੀ। 

ਮਾਨ ਰੋਗ ਤੇ ਰਹਿਤ ਅਰੋਗੀ ॥੩੦॥ 

ਦਹਰਾ : 

ਦਯਾ ਨਿਰੰਜਨ ਤੋਹਿ ਪਰ, ਹੈ ਸਭਿ ਤੇ 

ਅਧਿਕਾਇ। ` 

ਕਹੇ ਸੁਨੇ ਇਵ ਬੈਨ ਯੁਗ, ਮਿਲਿ 

ਕਰਿ ਭੇ ਹਰਖਾਇ ॥੩੧॥ 

ਚੌਪਈ: 

ਮੰਗਲ ਬੂਝਤਿ ਭਾ ਤਿਹ ਸਾਥਾ। 

“ਕਸ ਸ਼ੀ ਨਾਨਕ? ਪ੍ਰਾਨ ਨਾਥਾ !” 

(ਪ੍ਰਾਨਨਾਥ ਦੀ ਸ਼ਰਧਾ) 

ਕਹਿਨ ਲਗਜਯੋ “ਮੈ ਅਸ ਪਹਿਚਾਨਾ। 

ਦਰਸ ਨਿਰੰਜਨ ਕੋ ਮਨ ਮਾਨਾ ॥੩੨॥ 

ਪੂਰਬ ਮਿਲਿ ਤੁਮ ਜੈਸੇ ਕਹਾ। 

ਕੂਰ ਨ ਰਾਈ ਤੈਸੋ ਅਹਾ। ” 

ਪ੍ਰਾਨਨਾਥ ਮਿਲਿ ਕਰਿ ਜਬ ਗਯੋ। 

ਮਰਦਾਨਾ ਤਬ ਬੋਲਤਿ ਭਯੋ ॥੩੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


“ਇਸ ਜੋਗੀ ਕੋ ਭਲੋ ਸੁਭਾਏ। 

ਅਤਿ ਕੋਮਲ ਜਿਹ ਬੈਨ ਅਲਾਏ। 
ਦਰਸ ਬਿਲੋਕਤਿ ਹਰਖਾ ਐਸੇ। 
ਬਿਛਰਯੋ ਮੀਤ ਮਿਲਤਿ ਹੈ ਜੈਸੇ” 
॥੩੪॥ 

ਦੋਹਰਾ: 

ਸ਼ੀ ਗੁਰੁ ਬੋਲੇ “ਜਾਸ ਪਰ, ਹੈ ਕਰੁਨਾ 
ਕਰਤਾਰ। 

ਨ ਔਰ ਗਵਾਰ ॥ ੩੫॥ 

ਚੌਪਈ: 

ਸਭਿ ਨਾਥਨ ਮਹਿ ਸ੍ਰੇਸ਼ਟ ਨਾਥਾ। 

ਇਹ ਸਮਾਨ ਕਿਹ ਅਪਰ ਨ ਗਾਥਾ। ” 
ਗੁਰੁ ਸੋ ਬੂਝਤਿ ਭਾ ਮਰਦਾਨਾ। 

“ਨਾਥ ਨਾਮ ਸਭਿ ਕਰਹੁ _ਬਖਾਨਾ 
॥੨੬॥ 

ਜਿਤਨੇ ਜਤੀ ਕਹਹੁ ਤਿਨ ਨਾਮੂ। 
ਕਿਤਨੇ ਸਿੱਧ ਭੇਦ ਸੁਖ ਧਾਮੂ !' 

ਸ਼ੀ ਗੁਰੁ ਭਨੈ' “ਸਿੱਧ ਹੈ' ਜੇਤੇ। 

ਨਾਥ ਨਾਮ ਕਹਿਲਾਵਹਿਂ ਤੇਤੇ ॥੩੭॥ 
ਇਨ ਮਹਿੰ ਨੰ ਜਿ ਨਾਥ ਸ਼ੁਭ ਜਾਨੂ। 
ਸੋ ਮੈਂ ਤੁਝ ਸੋਂ ਕਰਤਿ ਬਖਾਨੂ। 

੧ਪਾਣ ਨਾਥ, ੨ਇਕ ਗੋਪੀ ਚੰਦ। 

(ਨੌਂ ਨਾਥ] 

੩ਸੁਰਤਿਨਾਥ ਜਿਨ ਨਹਿ ਜਮ ਫੰਧ 
॥੩੮॥ 


<< 


ਦੋਹਰਾ: 'ਫੇਰ। “ਬੜਾ। 
੪ਗੋਰਖਨਾਥ __ ਪਮਛਿੰਦੂ __ ਪੁਨਾਂ, 
੬ਮੰਗਲਨਾਥ ਮਹਾਨ?। 

੭ਚਰਪਟ, ਦਚੰਬਾਨਾਬ ਹੈ ੯ਘੁਘੂਨਾਥ 'ਚਤੁਰ। 
ਸੁਜਾਨ ॥੩੯॥ 

ਚੌਪਈ: 





1065 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਅਬ ਜੇ ਜਤੀ ਸੁਨਹੁ ਦੇ ਕਾਨਾ। 
੧ਲਛਮਨ, ੨ਗੋਰਖ ਅਰ ੩ਹਨੁਮਾਨਾ। 
੪ਭੀਸ਼ਮ, ਪਭੈਰਉ, ੬ਦੱਤ ਪਛਾਨੋ। 
(ਛੇ ਜਤੀ) 

ਚੌਰਾਸੀ ਸਭਿ ਸਿੱਧ ਬਖਾਨੋ ॥੪੦॥ 
(ਚੌਰਾਸੀ ਸਿੱਧਾਂ ਦੇ ਨਾਮ) 

ਸੂਰਸਿੱਧ, ਲੁਹਿਰੀਪਾ, ਭੰਗਰ। 

ਹਾਜੀ ਰਤਨ, ਖਿੰਥੜਾ, ਝੰਗਰ। 
ਕੇਵਲ, ਕਰਠ, ਜਾਲਿਕਾ, ਸੰਗਰ। 
॥੪੧॥ 

ਪੂਰਨ, ਨਾਸਿਕ, ਅੰਘੜ, ਊਰਮ। 
ਭਰਥਰਿ, ਈਸ਼ੁਰ, ਪਰਬਤ, ਧੂਰਮ। 
ਜੋਤਿ ਮਗਨ, ਸਿਧਸੈਨ, ਹਨੀਫਾ। 
ਰਾਇਐਨ, __ ਪਤਿਪ੍ਰਾਨ, __ਕਨੀਫਾ 
॥੪੨॥ 

ਬਿਮਲ ਜੋਤਿ, ਸੀਤਲ ਜਲ, ਗਿਰਵਰ। 
ਚਤੁਰੰਬੈਨ, ਮੁਕਤੀਸ਼ਰ, ਗਿਰਧਰ। 
ਸੂਰਐਨ, ਗਿਰਬੋਧ, ਪਲਕ ਨਿਧਿ। 
॥੪੨॥ 

ਗੋਨਗੁਆਲ, ਕਾਲਿੰਦੇ , ਦਰਸ਼ਨ। 
ਚਲਨਜੋਤਿ, ਤੁਲਸਾਂ, ਗੋਵਰਧਨ। 
ਕੇਵਲਕਰਮੀ, ਕਲਾ-ਬਿਲਾਸੀ। 
ਭੂਤਵੇ, __ਕੇਸਕਰਨ, __ ਕੂਮਨਾਸੀ'_'ਪਾ:-ਭੂਤਕ, ਵੈਸ ਕਰਨ, ਕੂਮ ਨਾਸੀ। 
॥੪੪॥ 

ਸੰਘਰ, ਕਿਸਨ ਕੁਆਰ, ਅਸਰਨਿਧ। 
ਪਲਕਾ, ਰਾਮਕੁਮਾਰ, ਰਾਮ ਸਿੱਧ। 
ਮੀਰਹੁਸੈਨੀ, ਆਪੰਰੂਪੀ। 

ਮੀਰਜੰਬੀਲ, ਕਲੇਸੰਧੂਪੀ ॥੪੫॥ 
ਜੋਗਹਰੇ, ਖੁਲਾਸ, ਕਸਧੂਪੀ। 
ਕੇਵਲਕਰਮੀ, ਜੋਗ ਅਨੂਪੀ। 


1066 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮੂਲ ਮੰਤ੍ਰੀ, ਕਿਦਾਰ, ਇਕ ਰੰਗੀ। 
ਨਾਸਿਕਾ, ਸਿਲਸਿਲਾ _ ਤੁਰਤਰੰਗੀ 
॥੪੬॥ 

ਕੇਲੌਕਲ, ਕੁਨਜੋਗ, ਬਚਿੱਤ੍ਰਾ। 
ਈਸ਼ਰਪੁੰਗੀ, ਯੋਗਪਵਿਤ੍ਰਾ। 

ਸੰਭਾਲਕਾ, ਬਿਹੰਗਮ, ਜੋਗੀ। 

ਬੂਹਮੰ ਜੋਗੀ, ਬੂਹਮੰ ਭੋਗੀ ॥੪੭॥ 
ਸਰਸੁਤੀ, ਬਿਨਸਪਤੀ, ਗੰਧਾਰੀ। 
ਵਾਸੀਗੁਫਾ, ਬੁਹਮ ਬ੍ਰਤਧਾਰੀ। 

ਮੁਗਲ ਜੋਗ, ਚੌਰਾਸੀ ਗਿਨਿਯੇ। 

ਸਰਬ ਨਾਮ _ਸਿੱਧਨ ਕੇ ਜਨਿਯੇ” 
॥੪੮॥ 
ਮਰਦਾਨਾ ਸੁਨਿ ਬੂਝਤ ਭਾ ਤਬ। 

“ਤੁਮ ਜੋ ਕਹੇ ਸੁ ਜਾਨੇ ਮੈ ਸਭਿ। 

ਏਕ ਸੰਦੇਹ ਨਿਵਾਰਨ ਕੀਜੈ। 

ਬਹੁਰੋ ਚਲਨ _ਗੈਲ! ਪਗ? ਦੀਜੈ 
॥੪੯॥ 

ਦਹਰਾ : 

ਭੋਗ ਨ ਕੀਨੋ ਨਾਰਿ ਸੋ, ਐਸੇ ਲੋਕ 
ਅਨੇਕ। 

(ਛੇ ਜਤੀ ਹੀ ਕਿਉਂ?) 

ਖਸ਼ਟ ਜਤੀ ਤੁਮ ਕਿਉ! ਕਹੇ, ਮੁਝ ਸੰਸੈ 
ਭਾ ਏਕ” ॥੫੦॥ 

ਚੌਪਈ: 

ਸੁਨਿ ਸ਼੍ਰੀ ਗੁਰੁ ਨੈ ਬਚਨ ਉਚਾਰੇ। 

(ਅੱਠ ਕਿਸਮ ਦਾ ਭੋਗ) 

“ਨਹੀਂ ਜਤੀ ਜੋ ਤੋਹਿ ਬਿਚਾਰੇ। 

ਸਰਬ! ਰਿਖੀਕ” ਬਿੰਦ” ਦੂਵ ਜਾਂਵੈ। 'ਸਾਰੇ। “ਇੰਦਰੀਆਂ ਤੋਂ। “ਵੀਰਯ। 
ਜਤੀ” ਸੋਇ ਕਿਤ ਤੇ! ਨ ਗਵਾਵੈ 'ਕਿਸੇ ਤਰਫ ਤੋਂ। 
॥੫੧॥ 





1067 


"ਸ੍ਰੀ ਗੁਰੂ ਜੀ ਦੇ ਮੁਖਾਰਬਿੰਦ ਤੋਂ ਕਵਿ ਜੀ ਨੇ ਜਤੀ ਦੇ ਜੋ ਲੌਛਣ ਕਿਹਵਾਏ ਹਨ, ਉਹ ਖਿਯਾਲ 
ਮੰਡਲ ਦੀ ਆਦਰਸ਼ਕ ਬਾਤ ਹੈ। ਇਸ ਬਯਾਨ ਦੀ ਇਹ ਮੁਰਾਦ ਨਹੀਂ ਕਿ ਗੁਰੂ ਜੀ ਦਾ ਆਦਰਸ਼ ਐਸੇ 
ਜਤੀ ਪੈਦਾ ਕਰਨ ਦਾ ਸੀ। ਉਨ੍ਹਾਂ ਦਾ ਆਦਰਸ਼ ਸ਼ੁਭ ਆਚਰਨ ਵਾਲਾ ਬੜਾ ਹੀ ਉੱਚਾ ਹੈ। ਇਸਤ੍ਹੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1068 





ਪੁਰਖ ਵਿੱਚ ਪਵਿੱਤੂਤਾ ਦਾ ਉੱਚੇ ਤੋ ਉੱਚਾ ਨਿਵਾਸ ਲੋਚਦੇ ਹਨ। ਪਰ ਹਠਾਗੂਹ ਵਾਲਾ ਨਿਰਾ 

“ਜਤੀ” ਦਸ਼ਾ ਦਾ ਉਨ੍ਹਾਂ ਉਪਦੇਸ਼ ਨਹੀਂ ਦਿੱਤਾ। ਫੁਰਮਾਉਂਦੇ ਹਨ: 

ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥ 

ਬਿਨੁ ਗੁਰ ਸਬਦ ਨ ਛੂਟਹੀ ਭੂਮਿ ਆਵਹਿ ਜਾਵਹਿ। [ਆਸਾ ਮਾ: ੧] 

ਇਸ ਤੋ ਸਪੱਸ਼ਟ ਹੈ ਕਿ “ਨਾਮ ਦੀ ਕਮਾਈ” ਪਾਪਤ ਕਰਨੀ ਇਹ ਆਪ ਦਾ ਉਪਦੇਸ਼ ਹੈ, ਨਾਮ 

ਸਿਮਰਣ ਵਾਲੇ ਦਾ ਜਤ ਸੁਤੇ ਸਿੱਧੇ ਸਿਰੇ ਚੜ੍ਹਦਾ ਹੈ। ਨਿਰਾ “ਜਤੀ” ਹੋ ਜਾਣਾ ਉਨ੍ਹਾਂ ਦਾ ਆਦਰਸ਼ 

ਨਹੀਂ। ਪਰ ਇਸ ਦੇ ਇਹ ਅਰਥ ਬੀ ਨਹੀਂ ਕਿ ਓਹ ਇਸਤ੍ਰੀ ਪੁਰਖ ਦੀ ਉੱਚੀ ਤੋ' ਉੱਚੀ ਪਵਿੱਤ੍ੂਤਾ 

ਨਹੀਂ ਚਾਹੁੰਦੇ ਨ। ਓਹ ਸਿੱਖਾਂ ਨੂੰ ਨਾਮ ਦੇ ਪਯਾਰੋ, ਸੁੱਚੇ ਉੱਚੇ ਸੁਤੇ ਸਿੱਧ ਜਤੀ ਵੇਖਦੇ ਹਨ। ਯਥਾ:- 
ਜਤੁ ਪਾਹਾਰਾ ਧੀਰਜੁ ਸੁਨਿਆਰੁ ॥ 

ਦੂਸਰਾ ਜਤੀ ਗੁਰੂ ਘਰ ਵਿਚ “ਗੁਹਸਤ ਜਤੀ” ਹੈ। ਯਥਾ:- 

“ਏਕ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ ` (ਭਾ: ਗੁ: ਵਾਰ ੬ ਪੌ: ੮)। 

ਪੁਨਾ: ਸਤਿਗੁਰੂ ਜੀ ਗ੍ਰਿਸਤੀ ਦਾ ਆਦਰਸ਼ ਦੱਸਦੇ ਹਨ 

ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥ 

ਨਾਮੁ ਦਾਨੁ ਇਸਨਾਨੁ ਦ੍ਰਿੜ ਹਰਿ ਭਗਤਿ ਸੁ ਜਾਗੇ ॥ 

ਹਾਂ ਜੇ ਕੋਈ ਸਹਿਜ ਸੁਭਾ ਜਤੀ ਰਹਿਕੇ ਨਾਮ ਜਪੇ ਤਾਂ ਇਹ ਬੀ ਸਖਤੀ ਨਹੀਂ ਕਿ ਓਹ ਜ਼ਰੂਰ ਹੀ 

ਵਿਆਹ ਕਰੇ। ਜਤੀ ਬੀ ਉਹੀ ਪਰਵਾਨ ਹੈ ਜੋ ਨਾਮ ਦਾ ਪ੍ਰੇਮੀ ਹੈ। ਵਿਵਾਹ ਨਾ ਕਰਕੇ ਜਤੀ ਰਹਿਣਾ 

ਜਿਸ ਨੇ ਹੋਰਨਾਂ ਚੰਗਿਆਈਆਂ ਵਾਂਗੂੰ ਇਕ ਸਹਜ ਸੁਭਾ ਨਾਲ ਸ਼ੁਭ ਗੁਣ ਧਾਰਨ ਕਰ ਰਖਿਆ ਹੈ, 

ਆਪਣੀ ਕਲਿਆਨ ਦੀ ਟੇਕ ਉਸ ਨੇ “ਨਾਮ” ਪਰ ਧਾਰ ਰਖੀ ਹੈ। ਐਸੇ ਸਿੱਖ ਜਤੀ ਡੇਰਿਆਂ ਵਿੱਚ 

ਰਹਿਕੇ ਸਾਧੂ ਹੋਕੇ ਪ੍ਰਚਾਰ ਕਰਦੇ ਰਹੇ ਹਨ, ਉਨ੍ਹਾਂ ਦੀ ਅਣਹੋਂਦ ਨੇ ਹੀ ਡੇਰੇ ਵੈਰਾਨ ਕਰਨੇ ਆਰੰਭ 

ਕਰ ਦਿੱਤੇ ਹਨ। 

ਨੈਨ! ਰੂਪ ਪਿਖਿ? ਰਹਯੋ ਲੁਭਾਈ। 'ਨੇਤ੍ਰ। “ਦੇਖ ਕੇ। 

ਤਾਂਹੀ ਸਮੈ ਨੈਨ ਦਰ ਜਾਈ। 

ਤਿਯ' ਰਸ ਸੁਨਹਿ ਜਬਹਿ ਦੇ ਕਾਨਾ। _ 'ਇਸਤ੍ਰੀ। 

ਜਾਇ ਸ਼ੁਵਨ! ਦਰ? ਬਿੰਦ” ਲੁਭਾਨਾ" 'ਕੰਨਾਂ। 'ਦੁਆਰੇ। 'ਵੀਰਯ। “ਲੁਭਾਇਮਾਨ ਹੋ 

॥੫੨॥ ਜਾਣ ਤੇ। 

ਮੁਖ ਤੇ ਤਰੁਨੀ!' ਰਸ ਕੀ ਬਾਤਾ। ।ਇਸਤ੍ਹੀ। 

ਹਿਤ ਸੋ ਲਾਇ ਕਰਤਿ ਯੌ ਜਾਤਾ। 

ਕਰਹਿ ਸਪਰਸ਼ ਅੰਗਨਾ ਅੰਗਾ”। 'ਛੁਹਣਾ। “ਇਸਤ੍ਰੀ ਦੇ ਅੰਗਾਂ ਨਾਲ। 

ਤਿਹ ਬਿਧਿ ਜਾਵਹਿ ਬਿੰਦ ਨਿਸੰਗਾ 

॥੫੨॥ 


<< 


ਦੋਹਰਾ: 'ਅਠ ਤਰ੍ਹਾਂ। “ਉਲਟਾ। 
ਅਸ਼ਟ ਬਿਧਿਨ' ਕੋ ਭੋਗ ਹੈ, ਤਿਨ ਤੇ 

ਜੋ ਵਿਪਰੀਤਿ?। 

ਪੂਰਨ ਜਤੀ ਸੁ ਜਾਨਿਯੇ, ਲੀਨ ਕਾਮ 

ਤਿਹ ਜੀਤ ॥੫੪॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1069 





ਚੌਪਈ: 

ਖਸ਼ਟ' ਜਤੀ ਹੈਂ ਔਰ ਨ ਕੋਈ। ? 
ਸੁਨਿ ਕਰਿ ਨਿਰਸੰਸੈਤਾ! ਹੋਈ। 

ਪੁਨ ਮਰਦਾਨਾ ਬਚਨ ਅਲਾਵੈ। 
“ਅੱਗੂਜ _ਚਲਿਯੇ ਜੇ ਤੁਧੁ 
॥੫੫॥ 

ਇਨ ਤੇ ਊਚੇ ਥਾਨ ਬਿਸ਼ੇਖ਼ਾ। 

ਤਿਨ ਕੋ ਚਾਹਤਿ ਹੋਂ ਮੈ' ਦੇਖਾ। ” 

ਸ਼ੀ ਗੁਰੁ ਕਹੇਂ “ਬਿਲੌਬ' ਨ ਕੋਈ। 'ਦੇਰੀ। 
ਚਲਿ ਦੇਖਹੁ ਦੇਖਨ ਹਿਤ ਜੋਈ” 
॥੫੬॥ 

ਅਸ ਕਹਿ ਕਰਿ ਸ਼੍ਰੀ ਗੁਰੁ ਸੁਖਕਾਰੀ। 
ਗਮਨ ਹੇਤ ਪੁਨ ਕੀਨੀ ਤਯਾਰੀ। 

ਪਿਖਿ ਕਰਿ ਗੋਪੀਚੰਦ ਬਖਾਨਾ। 
“ਮੰਗਲਨਾਥ! ਸੁਨਹੁ ਦੇ _ ਕਾਨਾ 
॥੫੭॥ 

ਨਾਨਕ ਤਪਾ ਚਲਿਤ ਭੇ ਤਯਾਰੂ। 
ਚਲਹੁ ਆਪ ਕੀਜੈ ਸਤਿਕਾਰੂ। 

ਜੇ ਤੁਮ ਕਹੇ ਰਹੈ ਇਹ ਥਾਈਂ। 

ਯਾਂ ਤੇ ਨੀਕੀ ਅਪਰ ਨ ਕਾਈ ॥੫੮॥ 
ਜਿਨ ਕੇ ਬਚਨ ਗਜਾਨ ਮਹਿ ਭੀਨੇ। 
ਹੁਇ ਸਨਾਥ' ਤਿਹ ਸੰਗਤਿ ਕੀਨੇ।” __ 'ਨਿਹਾਲ। 
ਕਹਤਿ' ਪਰਸਪਰ ਬਚਨ ਬਿਲਾਸੂ। 'ਕਹਿੰਦੇ ਹੋਏ। 
ਚਲਿ ਆਏ ਸ੍ਰੀ ਗੁਰੁ ਕੇ ਪਾਸੂ ॥੫੯॥ 
ਘੁੱਘੂਨਾਥ ਸੁ ਮੰਗਲਨਾਥਾ। 
ਪ੍ਾਨਨਾਥ ਆਵਾ ਹਿਤ ਸਾਥਾ। 

ਭਰਥਰਿ ਗੋਪੀਚੰਦ ਸੁਜਾਨਾ। 

ਬੈਠਿ ਸਮੀਪਹਿ ਪੇਮ ਮਹਾਨਾ ॥੬੦॥ 
(ਸਿੱਧਾਂ ਤੋਂ ਵਿਦਾ ਹੋਣਾ) 

ਹਾਥ ਬੰਦਿ ਕੈ ਬਚਨ ਅਲਾਏ। 

“ਰਹੋ ਇਹਾਂ, ਕਿਉ” ਤਪਾ ! ਸਿਧਾਏ ? 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1070 





ਸਿੱਧ ਮੰਡਲੀ ਕਰਹੁ ਸਨਾਥਾ। 

ਬੈਸੇ ਕਰਹੁ ਨਿਰੰਜਨ ਗਾਥਾ ॥੬੧॥ 
ਦਹਰਾ : 

ਨਹਿੰ ਤੁਮ ਕੋ ਜੰਜਾਰ ਕਛੁ, ਰਹਯੋ ਨ 
ਕੋਊ ਕਾਜ। 

ਦਰਸ਼ਨ ਦੀਜੈ ਲੀਜਿਯੇ, ਰਹਉ ਸੁਮੇਰੁ 
ਬਿਰਾਜ” ॥੬੨॥ 

ਚੌਪਈ: 

ਸ਼ੀ ਨਾਨਕ ਸੁਨਿ ਬੈਨ ਉਚਾਰਾ। 

“ਔਰ ਨਹੀਂ ਕੋ ਹਮੈ” ਜੰਜਾਰਾ। 

ਦਰਸਨ ਸੰਤਨ ਕੋ ਹਿਤ ਮੇਰੇ। 

ਜਿਨ ਸੰਗਤਿ ਮਹਿ ਸਭਿ ਸੁਖ ਹੇਰੇ 
॥੬੩॥ 

ਆਸਨ ਬੈਸਨ! ਹਮ ਤੇ ਛੂਟਾ। 
ਸਤਿਗੁਰੁ ਪਰਸਤਿ ਬੰਧਨ ਤੂਟਾ। 
ਨਿਰੰਕਾਰ ਪਰ ਡੀਠ ਹਮਾਰੀ। 


ਛੂਟ ਗਈ ਸਭਿ ਅਪਨੀ ਧਾਰੀ! 
॥੬੪॥ 

ਨਹੀਂ ਦ੍ਰਿਸ਼ਟਿ ਜਾਵਹਿ ਕਿਠ ਆਨਾ। 
ਅਟਕੀ' ਸ਼੍ਰੀ ਕਰਤਾਰ ਸਥਾਨਾ। 

ਤਿਹ ਪਗ ਲਗਜਯੋ ਪ੍ਰੋਮ ਮਨ ਮੇਰੇ। 
ਸ਼ਾਂਤਿ ਨ ਆਵਤਿ ਤਿਨ ਬਿਨ ਹੇਰੇ ” 


॥੬੫॥ 

ਦੋਹਰਾ: 

ਬੋਲਯੋ ਮੰਗਲਨਾਥ ਤਬ, “ਰਾਵਰ ਹੀ 
ਕਰਤਾਰ। 

ਤੁਮਰੋ ਦਰਸ ਦੁਲੌਭ ਹੈ, ਹਮ ਯੋ 
ਕਰਤਿ ਉਚਾਰ ॥੬੬॥ 

ਚੌਪਈ: 

ਤੁਮ ਸਮੀਪ ਜੋ ਬੀਤਹਿ ਕਾਲਾ। 

ਸੋ ਹਮ ਜਾਨਹਿਂ ਸਫਲ ਬਿਸਾਲਾ। 
ਕਰੁਨਾ ਕਰਿ ਕੁਛ ਕਾਲ ਰਹੀਜੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1071 


ਪੁਨ ਜਾਵਨ ਕੀ ਇੱਛਾ ਕੀਜੈ” ॥੬੭॥ 

ਸੁਨਿ ਸ਼ੀ ਨਾਨਕ ਬਚਨ ਉਚਾਰੇ। 

“ਤੁਮ ਸਭਿ ਮੇਰੇ ਪ੍ਰਾਨਨ ਪਯਾਰੇ'। '੍ਰਾਣਾਂ ਦੇ ਪਯਾਰੇ। 
ਹੋਇ ਮੇਲ ਪੁਨ ਕੇਤਿਕ ਕਾਲਾ। 

ਅਬ ਜਾਵਨ ਕੋ ਕਾਜ ਬਿਸਾਲਾ ॥੬੮॥ 

ਕਰਹੁ ਦਯਾ ਆਇਸ ਅਬ ਦੀਜੈ। 

ਹੋਂ ਗਮਨੋ' ਨਿਜ ਖੁਸ਼ੀ ਸੁ ਕੀਜੈ। ? 

ਮੰਗਲ ਆਦਿ ਸਰਬ ਸਿਧ ਭਾਖੈਂ'। 

“ਦੇਖਹੁ ਤਪਾ” ਜਹਾਂ ਤੁਮ ਕਾਂਥੈ! 

॥੬੯॥ 





ਦਹਰਾ : 
ਖੁਸ਼ੀ ਨਿਰੰਜਨ ਕੀ ਸਦਾ, ਖੇਲਹੁ ਜਿਤ 


ਸਭਿ ਤੁਮਰੇ ਅਸਥਾਨ ਹੈਂ, ਦੂਸਰ 

ਦੀਸਤਿ ਨਾਂਹਿ” ॥੭੦॥ 

ਚੌਪਈ: 

ਠਾਂਢੇ ਹੂ ਕਰਿ ਪੰਕਜ ਬਦਨਾ। 

ਬਿਦਾ ਹੋਨਿ ਲਾਗੇ ਸੁਖ ਸਦਨਾ। 

ਮਿਲਿ ਸਭਿ ਸੋ. “ਆਦੇਸ” ਅਲਾਈ। 

ਕਰਹਿਂ _ਪ੍ਰੋਮ _ਹਿਰੰਦੈ _ਜਗਰਾਈ 

॥੭੧॥ 

ਮੰਗਲ, ਪ੍ਰਾਨਨਾਥ, ਲੁਹਿਰੀਪਾ। 

ਚਲਿ ਕਰਿ ਆਏ ਸਰਬ' ਸਮੀਪਾ। 'ਪਾ:-ਤਬਹਿ। 
ਗੋਪੀਚੰਦ ਆਦਿ ਹੈ' ਜੇਤੇ। 

ਮਿਲਿ ਕਰਿ ਹਰਖੇ ਜੇ ਗੁਰੁ ਬੇਤੇ! 'ਗੁਰੂ ਜੀ ਨੂੰ ਪਛਾਣਨ ਵਾਲੇ। 
॥੭੨॥ 

ਦੇਖਹਿਂ ਚੰਦੂ ਬਦਨ ਕੀ ਓਰਾ। 

ਸਭਿ ਨੈ ਲੋਚਨ ਕੀਨ ਚਕੋਰਾ। 

ਬੰਦਨ ਕਰਹਿ ਚਰਨ ਅਰਬਿੰਦਾ। 

ਮਨ ਆਪਨੇ ਜਿਨ ਕੀਨ ਮਲਿੰਦਾ! 'ਤੋ 
॥੭੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1072 


ਸਾਦਰ ਕੇ! ਬਚ ਸੁਨੇ ਸੁਨਾਏ। 

ਅੱਗੂਜ' ਸੰਗ” ਚਲੇ ਪਹੁੰਚਾਏ। 

ਕਰਤਿ ਪੇਮ ਸਭਿ ਸਿੱਧ ਹਟਾਏ। 

ਆਗੇ ਪੁਨ ਸ਼੍ਰੀ ਗੁਰੂ ਸਿਧਾਏ ॥ ੭੪॥" 

ਇਤਿ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਸਿੱਧਨ ਤੇ ਬਿਦਾ ਹੋਨ” ਪ੍ਰਸੰਗ ਬਰਨਨੰ 
ਨਾਮ ਚੋਹਠਮੋ' ਅਧਯਾਯ ॥੬੪॥ 

“ਸੁਮੇਰ ਹਿੰਦੂ ਪੌਰਾਣਕ ਅਖਯਾਯਕਾਂ ਦਾ ਇਕ ਪਰਬਤ ਹੈ, ਜੋ ਖਯਾਲੀ ਜਾਪਦਾ ਹੈ। ਇਹ ਓਥੇ ਜੰਬੁ 
ਦੀਪ ਦਾ ਕੇਂਦਰ ਮੰਨਿਆ ਹੈ। ਗ੍ਰੈਹ ਇਸਦੇ ਦੁਆਲੇ ਘੁੰਮਦੇ ਮੰਨੇ ਹਨ। ਉਚਾਈ ਇਸ ਦੀ ੮੪੦੦੦ 
ਯੋਜਨ ਹੈ, ਜਿਸ ਵਿਚੋ' ੧੬੦੦੦ ਯੋਜਨ ਜ਼ਿਮੀਂ ਦੇ ਅੰਦਰ ਹੈ। ਇਸ ਦੀ ਸ਼ਕਲ ਮੁਰੱਬਾ, ਅੰਡਾਕਾਰ, 
ਤੇ ਗਾਜਰ ਵਰਗੀ ਮੰਨੀ ਹੈ। ਇਸਦੇ ਚਾਰ ਮੂੰਹ ਹਨ:-ਪੂਰਬ ਦਾ ਚਿੱਟਾ, ਦੱਖਣ ਦਾ ਪੀਲਾ, ਉੱਤਰ 
ਦਾ ਲਾਲ, ਪੱਛਮ ਦਾ ਕਾਲਾ। ਅਕਾਸ਼ੋਂ ਇਕ ਗੰਗਾ ਇਸ ਪਰ ਉਤਰਦੀ ਹੈ ਜੋ ਚਾਰ ਧਾਰਾ ਹੋ ਕੇ ਚਾਰ 
ਪਾਸੇ ਜਗਤ ਵਿੱਚ ਵਗਦੀ ਹੈ। ਚਾਰ ਦਿਸ਼ਾਂ ਦੇ ਦਿਗਪਾਲ ਚਹੁੰ ਪਾਸਿਆਂ ਤੇ ਰਹਿੰਦੇ ਹਨ, ਪਰਬਤ 
ਇਹ ਸੋਨੇ ਤੇ ਰਤਨਾਂ ਦਾ ਹੈ। ਚੋਟੀ ਤੇ ਬੂਹਮਾਂ ਰਹਿੰਦਾ ਹੈ, ਜਿਥੇ ਪ੍ਰਿਥਵੀ ਦੇ ਤਪੱਸ੍ਹੀ ਲੋਕ ਤੇ 
ਅਕਾਸ਼ਾਂ ਦੇ ਗੰਧਰਵ ਤੇ ਸੁਰਗਾਂ ਦੇ ਦੇਵਤੇ ਆ ਕੱਠੇ ਹੁੰਦੇ ਹਨ। 

ਜੇ ਹਿੰਦੂਆਂ ਦੀ ਨਵੀਨ ਖੋਜ ਨੂੰ-ਕਿ ਆਰਯ ਵਡਕੇ ਪਹਿਲਾਂ ਉੱਤਰੀ ਧੂਵ ਦੇ ਨੇੜੇ ਰਹਿੰਦੇ ਸਨ ਠੀਕ 
ਮੰਨ ਲਈਏ ਤਾਂ ਜਾਪਦਾ ਹੈ ਕਿ ਸ਼ਾਯਦ ਉੱਤਰੀ ਧੂਵ ਨੂੰ ਸੁਮੇਰੁ ਕਹਿੰਦੇ ਹੋਣ, ਕਿਉਕਿ ਭੂਗੋਲ 
ਵਿਦਯਾ ਵਾਲੇ ਉੱਤਰੀ ਧੂਵ ਨੂੰ ਸੁਮੇਰੂ ਤੇ ਦੱਖਣੀ ਨੂੰ ਕੁਮੇਰੂ ਹੁਣ ਤਕ ਕਹਿੰਦੇ ਹਨ। ਉੱਤਰੀ ਧੂਵ 
ਤੇ ਅੱਪੜਨਾ ਲਗ ਪਗ ਅਸੰਭਵ ਹੁੰਦਾ ਸੀ, ਉਸ ਬਾਬਤ ਪੌਰਾਣਕਾਂ ਨੇ ਰਚਨਾ ਸੁਹਣੀ ਰਚ ਲਈ 
ਜਾਪਦੀ ਹੈ, ਮਰਕਜ਼ ਇਕ ਤਰ੍ਹਾਂ ਉਹ ਹੈ ਹੀ ਤੇ ਜੰਬੂ ਦ੍ਰੀਪ ਤੋਂ ਮੁਰਾਦ ਕੀ ਜਾਣੀਏ ਉੱਤਰੀ 
ਸੀਤਕਟਬੰਧ ਤੋ” ਹੋਵੇ, ਜਿਥੋ' ਦੇ ਓਹ ਪਹਿਲਾਂ ਵਸਨੀਕ ਸਨ। ਜਦ ਏਹ ਲੋਕ ਉਨ੍ਹਾਂ ਬਰਫਾਨੀ 
ਧਰਤੀਆਂ ਤੋਂ' ਹੇਠਾਂ ਉਤਰੇ ਤਦ ਕੀਹ ਜਾਣੀਏ ਯੂਰਾਲ ਪਹਾੜ ਨੂੰ ਸੁਮੇਰੂ ਕਹਿਣ ਲੌਗ ਪਏ ਹੋਣ, 
ਸੋਨਾਂ ਉਸ ਵਿਚੋ ਸੀ ਇਤਨੀ | ਦਰੀ ਤਹ ਤਤ 
ਜਾਪਦਾ ਹੈ ਕਿ ਹਿਮਾਲੇ ਦੀ ਕੈਲਾਸ਼, ਗੁਰਲਾ ਮਾਨਧਾਤਾ ਤੇ ਇਨ੍ਹਾਂ ਪਰਬਤਾਂ ਦੇ ਲਾਗ ਦੀ ਉੱਚ 
ਧਰਤੀ ਸੁਮੇਰੂ ਬਣ ਗਈ। ਸੋਨਾਂ ਇਸ ਧਰਤੀ ਦੇ ਲਾਗੋ ਬੀ ਨਿਕਲਦਾ ਹੈ। ਸਤਲੁਜ, ਸਿੰਧ, ਬੂੁਹਮ 
ਪੁੱਤਾ ਆਦਿ ਦਰਯਾ ਦੂਰ ਨੇੜੇ ਏਸੇ ਇਲਾਕੇ ਵਿਚੋਂ ਨਿਕਲਦੇ ਹਨ। ਪਾਂਡਵ ਆਦਿ ਏਸੇ ਪਾਸੇ ਗਏ 
ਹਨ ਜਿਸ ਨੂੰ ਸੁਮੇਰੁ ਕਿਹਾ ਹੈ। 

ਜਿਸ ਇਲਾਕੇ ਦਾ ਨਾਮ ਸੁਮੇਰੁ ਕਰਕੇ ਏਥੇ ਆ ਰਿਹਾ ਹੈ, ਉਹ ਨਿਰਸੰਦੇਹ ਏਸੇ ਇਲਾਕੇ ਦਾ ਨਾਮ 
ਹੈ ਜੋ ਕੈਲਾਸ਼ ਦੇ ਪਾਸ ਹੈ, ਮਾਨ ਸਰੋਵਰ ਦੀ ਝੀਲ ਜਿੱਥੇ ਹੈ। ਕਿਉਂਕਿ ਕਵਿ ਜੀ ਅਧਜਾਯ ੬੦ 
ਅੰਕ ੧੩ ਵਿਚ ਪਤਾ ਦੇਂਦੇ ਹਨ ਕਿ ਹਿਮਾਲੇ ਦਾ ਇਹ ਘਰ ਹੈ, ਬਰਫ ਪੈ ਕੇ ਜੰਮ ਰਹੀ ਹੈ। ਫਿਰ 
ਭਾਈ ਬਾਲੇ ਵਾਲੀ ਸਾਖੀ ਜੋ ਸ਼੍ਰੀ ਗੁਰੁ ਨਾਨਕ ਪ੍ਰਕਾਸ਼ ਦਾ ਮੂਲ ਹੈ ਦੇ ਸਫੇ ੨੭੩ ਤੇ ਕੈਲਾਸ਼ ਨਾਮ 
ਬੀ ਦਿੱਤਾ ਹੈ ਕਿ ਸੁਮੇਰੁ ਤੋਂ ਉੱਚੇ ਜਾ ਕੇ ਕੈਲਾਸ਼ ਪਰਬਤ ਆਯਾ। ਹਿਮਾਲੇ ਤੋ ਲੰਘਣਾ ਕੈਲਾਸ਼ ਦਾ 
ਪਤਾ ਦੇਣਾ ਤੇ ਫੇਰ ਜ਼ਿਕਰ ਤਾਲ ਦਾ ਆਉਣਾ ਕਿ ਗੋਰਖ ਨੇ ਗੁਰੂ ਜੀ ਨੂੰ ਤਾਲ ਤੋ' ਪਾਣੀ ਭਰਕੇ ਲੈ 
ਆਉਣ ਲਈ ਕਿਹਾ-ਦੱਸਦਾ ਹੈ ਕਿ ਇਹ ਤਾਲ ਮਾਨ ਸਰੋਵਰ ਹੀ ਹੈ। 

ਜੇ ਪੁਰਾਤਨ ਜਨਮ ਸਾਖੀ ਵਲ ਆਓ ਤਾਂ ਬੀ ਇਹੋ ਥਾਂ ਸਹੀ ਹੁੰਦੀ ਹੈ। ਕਸ਼ਮੀਰ ਦੀ ਯਾਤ੍ਹਾ ਮਗਰੋ 
ਲਿਖਿਆ ਹੈ ਕਿ ਸਵਾ ਲਖ ਪਰਬਤ ਲੋੌਘਿਆ ਅੱਗੇ ਸੁਮੇਰੁ ਜਾਇ ਚੜਿਆਂ ਜਹਾਂ ਮਹਾਂਦੇਵ ਕਾ 
ਅਸਥਾਨ ਥਾ। ਕਸ਼ਮੀਰ ਤੋ ਲੌਦਾਖ ਜਾ ਕੇ ਅੱਗੇ ਮਾਨ ਸਰੋਵਰ ਨੂੰ ਜਾ ਸਕੀਦਾ ਹੈ, ਪਰ ਕਸ਼ਮੀਰ ਤੋੱ' 
ਸ਼ਿਮਲੇ ਆਦਿ ਪਹਾੜਾਂ ਥਾਣੀਂ ਬੀ ਮਾਨ ਸਰੋਵਰ ਜਾ ਸਕੀਦਾ ਹੈ। ਕਸ਼ਮੀਰ ਤੋ' ਕੈਲਾਸ਼ ਤਕ ਅਨੇਕ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1073 





ਪਰਬਤ ਲੰਘਣੇ ਪੈਂਦੇ ਹਨ, ਤੇ ਕੈਲਾਸ਼ ਮਹਾਂਦੇਵ (ਸ਼ਿਵ ਜੀ) ਪਾਣੀ ਭਰ ਲਿਆਉਣ ਵਾਸਤੇ ਡਿੱਬੀ 
ਦਿੱਤੀ। 
ਇਸਤੋਂ” ਬੀ ਪੁਰਾਣੀ ਲਿਖਤ ਭਾਈ ਗੁਰਦਾਸ ਜੀ ਦੀ ਹੈ। ਓਹ ਬੀ ਸੁਮੇਰੁ ਜਾ ਚੜਿਆ ਲਿਖਦੇ ਹਨ, 
ਤੇ ਪਾਣੀ ਭਰ ਲਿਆਉਣ ਦੀ ਗੱਲ ਦੱਸਦੇ ਹਨ, ਪਰ ਹੋਰ ਕੋਈ ਪਤਾ ਨਹੀਂ ਮਿਲਦਾ। ਪਰ “ਸਬਦ 
ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ” ਵਿਚ ਇਸ ਦਿਗ ਬਿਜੈ ਦਾ ਪਤਾ ਜ਼ਰੂਰ ਦੇਂਦੇ 
ਹਨ। 
ਤਵਾਰੀਖ ਖਾਲਸਾ ਵਿਚ ਲਿਖਿਆ ਹੈ ਕਿ ਬਦਰੀਨਾਥ ਤੋ ਅੱਠ ਦਸ ਕੋਹ ਚੜ੍ਹਦੀ ਵਲ ੧੭ ਹਜ਼ਾਰ ਛੇ 
ਸੌ ਬਹੱਤ੍ਹ ਫੁਟ ਦੀ ਉਚਾਈ ਵਾਲਾ ਹੇਮਕੁੰਟ ਪਰਬਤ ਲੰਘ ਕੇ ਅਨੇਕ ਸਾਧੂ ਰਿਖੀਆਂ ਨਾਲ ਚਰਚਾ 
ਕਰਦੇ ਹਿਮਾਲਯ ਜਾ ਚੜ੍ਹੇ , ਅੱਗੇ ਸਿਰਧਾਰ ਪਰਬਤ ਜਾ ਚੜ੍ਹੇ ਫੇਰ ਗੋਰਖ ਆਦਿ ਮਿਲੇ। ਅਲਮੋਰੇ 
ਤੋਂ ਬੀ ਗੜ੍ਹਤੋਕ ਤੇ ਅੱਗੋਂ ਮਾਨ ਸਰੋਵਰ ਨੂੰ ਰਸਤਾ ਹੈ। ਸਭ ਤੋਂ ਅਖੀਰਲੀ ਸੈ ਮੈਕਾਲਫ ਦਾ ਲੇਖ ਹੈ। 
ਉਹ ਲਿਖਦਾ ਹੈ ਕਿ ਗੁਰੂ ਜੀ ਸਿਰੀ ਨਗਰ ਤੋ” ਟੁਰਕੇ ਉੱਚੇ ਉੱਚੇ ਪਹਾੜ ਲੈਘਕੇ ਸੁਮੇਰੁ ਤੇ ਅੱਪੜੇ 
ਤੇ ਸਿੱਧਾਂ ਨਾਲ ਚਰਚਾ ਹੋਈ। 
ਸੋ ਪਤਾ ਇਹ ਲਗਾ ਕਿ ਇਸੇ ਮਾਨ ਸਰੋਵਰ ਵਾਲੇ ਸੁਮੇਰੁ ਤੇ ਗੁਰੂ ਜੀ ਗਏ ਹਨ, ਪਰੰਤੂ ਭਾਈ 
ਸੰਤੋਖ ਸਿੰਘ ਜੀ ਵਿਚ ਵਿਚ ਠਹੋਲੇ ਓਸ ਸੁਮੇਰੁ ਦੇ ਦੇ ਜਾਂਦੇ ਹਨ ਜੋ ਸ਼ਾਸਤ੍ਰਾਂ ਵਿੱਚ ਕਲਪਤ ਕੀਤਾ 
ਹੋਯਾ ਹੈ, ਮਿਣਤੀਆਂ ਬੀ ਉਸੇ ਪ੍ਰਕਾਰ ਦੀਆਂ ਕਹਿ ਜਾਂਦੇ ਹਨ, ਕਈ ਇਕ ਪੁਰਾਣੇ ਤਪੱਸ੍ਹੀਆਂ ਦੇ 
ਟਿਕਾਣੇ ਬੀ ਦੱਸਦੇ ਹਨ, ਚੰਦ ਸੂਰਜ ਤੋਂ ਉੱਚਾ ਬੀ ਉਸ ਨੂੰ ਕਹਿ ਜਾਂਦੇ ਹਨ। ਜੋ ਅਸਲੀ ਸਾਖੀ ਸੀ 
ਉਸ ਵਿਚ ਪਤਾ ਨਹੀਂ ਕਿਵੇਂ ਸੀ, ਪਰ ਹਿੰਦਾਲੀਆਂ ਦੀ ਵਿਗਾੜ ਕੇ ਕੀਤੀ ਸਾਖੀ ਵਿਚ ਬੀ ਸ਼ਾਸਤ੍ਰੀ 
ਸੁਮੇਰੁ ਦੇ ਕਈ ਲੌਛਣ ਕੀਤੇ ਹਨ, ਪਰ ਕੈਲਾਸ਼ ਦੇ ਕੋਲ ਉਸ ਨੂੰ ਦੱਸਕੇ ਸਿੱਧ ਕਰ ਦਿੱਤਾ ਕਿ ਉਸ 
ਦੀ ਮੁਰਾਦ ਬੀ ਮਾਨਸਰੋਵਰ ਦੇ ਇਲਾਕੇ ਤੋਂ' ਹੈ। 
ਅਜ ਕਲ ਕਈ ਯਾਤਰੂ ਹਿਮਾਲਯ ਦੇ ਤਿੱਬਤ ਵਾਲੇ ਇਸ ਸੁਮੇਰੁ ਹੋ ਆਏ ਹਨ, ਚੁਨਾਂਚਿ ਸਾਨੂੰ ਇਕ 
ਹੋ ਆਏ ਸਜਨ (ਭਾ: ਕਸ਼ਮੀਰਾ ਸਿੰਘ ਜੀ) ਨੇ ਦੱਸਿਆ ਹੈ ਕਿ ਮਾਨ ਸਰੋਵਰ ਦੇ ਚਾਰ ਪਾਸੇ ਚਾਰ 
ਗੁਫਾ ਦੇ ਮੰਦਰ ਹਨ, ਜਿਨ੍ਹਾਂ ਵਿਚ ਬੁਧ ਮਤ ਤੇ ਹੋਰ ਬਜ਼ੁਰਗਾਂ ਦੇ ਪੁਸਤਕ ਤੇ ਬੁੱਤ ਹਨ, ਇਨ੍ਹਾਂ 
ਵਿਚ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਬੀ ਹੈ। ਏਥੇ ਕੋਈ ਖਾਸ ਮੇਲੇ ਨਹੀਂ ਲਗਦੇ, ਸਿਆਲੇ ਰਹਿ 
ਸਕਣਾ ਕਠਨ ਹੈ, ਗਰਮੀਆਂ ਦੇ ਚਾਰ ਮਹੀਨੇ ਯਾਤ੍ਹਾ ਖੁੱਲ੍ਹੀ ਰਹਿੰਦੀ ਹੈ, ਤਿੱਬਤੀ ਲੋਕ ਇਨ੍ਹਾਂ ਨੂੰ 
ਪਵਿੱਤੂ ਤੀਰਥ ਮੰਨਦੇ ਹਨ, ਹਿੰਦੂ ਸਾਧੂ ਬੀ ਕਈ ਜਾਂਦੇ ਹਨ। ਤਿਬਤੀਆਂ ਨੂੰ ਕੰਨਪਾਟੇ ਜੋਗੀਆਂ 
ਨਾਲ ਖਾਸ ਵੈਰ ਹੈ, ਇਹ ਗਲ ਸਾਡੇ ਸਜਣ ਨੂੰ ਓਥੇ ਕਿਸੇ ਨੇ ਖਾਸ ਦੱਸੀ ਸੀ। ਇਸ ਤੋ ਜਾਪਦਾ ਹੈ 
ਕਿ ਗੁਰੂ ਜੀ ਦੇ ਸਮੇ ਜੋਗੀ ਉਰਲੇ ਪਹਾੜਾਂ “ਗੜ੍ਹਤੋਕ” ਆਦਿ ਇਲਾਕਿਆਂ ਵਿਚ ਮਾਨਤਾ ਰਖਦੇ 
ਹੋਣਗੇ ਅਤੇ ਰਹਿੰਦੇ ਹੋਣਗੇ ਅਰ ਗਰਮੀਆਂ ਵਿਚ ਮਾਨਸਰੋਵਰ ਜਾ ਮੱਲ ਬੈਠਦੇ ਹੋਣਗੇ ਯਾ 
ਮਾਨਸਰੋਵਰ ਦੇ ਗੁਫਾ ਮੰਦਰ ਇਨ੍ਹਾਂ ਨੇ ਸਿੱਧੀਆਂ ਕਰਾਮਾਤਾਂ ਤੇ ਡਰਾਵਿਆਂ ਦੇ ਜ਼ੋਰ ਨਾਲ ਬੋਧੀਆਂ ਤੋੱ 
ਖੱਸ ਲਏ ਹੋਣਗੇ। ਗੁਰੂ ਜੀ ਦੀ ਚਰਚਾ ਵੇਲੇ ਜ਼ਿਕਰ ਆਯਾ ਹੈ ਕਿ ਓਹ ਜੋਗੀ ਸ਼ਰਾਬ ਪੀਂਦੇ ਸਨ, ਜੋ 
ਪਹਿਲੋ' ਭਾਵੇਂ ਸਰਦੀ ਦੀ ਬਹੁੱਲਤਾ ਕਰਕੇ ਸ਼ੁਰੂ ਹੋਈ ਹੋਵੇ, ਪਰ ਫੇਰ ਤਪੱਸਯਾ ਦੀ ਥਾਂ ਇਹ ਰਹਿ 
ਗਈ ਹੋਵੇ ਯਾ ਤਪੱਸਯਾ ਦੇ ਨਾਲ ਸ਼ਰਾਬ ਇਕ ਅੰਗ ਬਣ ਗਈ ਹੋਵੇ। 
ਭਾਈ ਦਿਦਾਰ ਸਿੰਘ ਜੀ ਜੋ ਸ਼ਿਮਲੇ ਤੇ ਤਿੱਬਤ ਦੀ ਸਰਹੱਦ ਦੇ ਪਹਾੜਾਂ ਵਿਚ ਰਹਿ ਆਏ ਹਨ, 
ਦੱਸਦੇ ਹਨ ਕਿ ਸਰਹੱਦੀ ਤਿੱਬਤ ਤੇ ਗੜਤੋਕ ਦੇ ਇਲਾਕੇ ਵਿਚ ਪੂਰੇ ਪੂਰੇ ਨਿਸ਼ਾਨ ਗੁਰੂ ਨਾਨਕ ਦੇਵ 
ਜੀ ਦੇ ਓਧਰ ਜਾਣ, ਉਪਦੇਸ਼ ਕਰਨ, ਜੀਆਦਾਨ ਦੇਣ ਦੇ ਹੁਣ ਤਕ ਮੌਜੂਦ ਹਨ। 
ਤਿੱਬਤ ਦੇ ਵਿਚ ਦੋ ਤਰ੍ਹਾਂ ਦੇ ਲੋਕ ਵੱਸਦੇ ਹਨ। 
(੧) ਮਹਾਤਮਾਂ ਬੁਧ ਦੇ ਪੈਰੋਕਾਰ-ਇਨ੍ਹਾਂ ਦਾ ਜਾਪ ਇਹ ਹੈ। 

“ਓ ਮਨੀ ਪਦਮਿਨੁੰ ` 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1074 





ਇਹ ਲੋਕ ਜਿਸ ਵੇਲੇ ਇਸ ਮੰਤਰ ਦਾ ਜਿੰਨੀ ਵਾਰ ਜਾਪ ਕਰਨਾ ਹੁੰਦਾ ਹੈ ਕਰ ਲੈਣ ਤਦ ਅੰਤਲੀ 
ਵਾਰ ਇਸ ਦੇ ਪਿਛੇ “ਸ਼ੀ” ਵਧਾ ਦੇਦੇ ਹਨ। ਇਹਨਾਂ ਦੇ ਮੰਦਰਾਂ ਵਿਚ ਬੁਧ ਦੀ ਸਮਾਧੀ ਦੀ ਯੁਬਾ 
ਅਵਸਥਾ ਦੀਆਂ ਮੂਰਤੀਆਂ ਹੁੰਦੀਆਂ ਹਨ, ਇਹ ਸਿਰ ਨੂੰ ਮੁਨਾਈ ਰੱਖਦੇ ਹਨ। 
(੨) ਓਹ ਲੋਕ ਜੇਹੜੇ ਇਸ ਮੰਤਰ ਦਾ ਜਾਪ ਕਰਦੇ ਹਨ- 

“ਓ ਆਹੁੰ ਭੱਦਰਾ ਗੁਰੂ, ਪਦਮਾਂ ਸਿਧੀ ਹੁੰ ` 
“ਬਹੱਦਰਾ” ਯਾ “ਭੱਦਰਾ” ਗੁਰੂ ` ਦੇ ਅਰਥ ਹਨ “ਵਡਾ ਗੁਰੂ ` 'ਸ੍ਰੇਸ਼ਟ ਗੁਰੂ `, ਇਨ੍ਹਾਂ ਲੋਕਾਂ ਦੇ ਸਿਰ 
ਤੇ ਕੇਸ਼ ਹੁੰਦੇ ਹਨ, ਹੱਥ ਵਿਚ ਸਿਪ ਦਾ ਕੜਾ ਪਾਂਦੇ ਹਨ ਤੇ ਛੋਟੀ ਜਿਹੀ ਕ੍ਰਿਪਾਨ ਵੀ ਆਮ ਤੌਰ ਤੇ 
ਪਾਸ ਰਖਦੇ ਹਨ, ਜਿਸ ਨੂੰ ਕਿ ਇਹ ਕਾਰੁਦੂ ਕਹਿੰਦੇ ਹਨ। 
ਇਨ੍ਹਾਂ ਲੋਕਾਂ ਦੇ ਮੰਦਰਾਂ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਮੂਰਤੀ ਰੱਖੀ ਹੁੰਦੀ ਹੈ। ਲਿਪਾ ਕਾਨਮ 
ਪੂਹਾ ਆਦਿਕ ਅਸਥਾਨਾਂ ਦੀਆਂ ਸੜਕਾਂ ਤੇ ਥੋੜੀ-ਥੋੜੀ ਵਾਟ ਪਰ ਸੜਕ ਦੇ ਦੋਨੋ” ਪਾਸੀਂ ਗੜਤੋਕ 
ਤਕ ਦੇ ਦੋ ਥੰਮ ਖੜੇ ਕਰਕੇ ਸੜਕ ਨੂੰ ਛੱਤਿਆ ਹੋਇਆ ਹੈ ਤੇ ਇਸ ਛਤ ਵਿਚ ਗੁਰੂ ਨਾਨਕ ਸਾਹਿਬ 
ਜੀ ਦੀ ਤਸਵੀਰ ਬਣੀ ਹੋਈ ਹੈ। ਇਸ ਤਰ੍ਹਾਂ ਦੀਆਂ ਮੂਰਤਾਂ ਸ਼ਿਮਲੇ ਤੋ” ਤਿੱਬਤ ਨੂੰ ਜਾਣ ਵਾਲੀ ਸੜਕ 
ਤੇ ਸ਼ਿਮਲੇ ਤੋ' ਇਕ ਸੌ ਸਠਵੇ' ਮੀਲ ਤੋਂ' ਸ਼ੁਰੂ ਹੋ ਜਾਂਦੀਆਂ ਹਨ। 
ਸ਼ਹਿਰ ਲਿਪਾ ਦਾ “ਦੇਵੀ ਰਾਮ” ਨਾਮ ਦਾ ਲਾਂਮਾ ਆਪਣੇ ਸਮੇ ਵਿਚ ਬੜਾ ਵਿੱਦਵਾਨ ਤੇ ਤੇਜੱਸ੍ਹੀ 
ਹੋਇਆ ਹੈ। ਇਕ ਵੇਰ “ਕਾਨਮ” ਦਾ “ਤਵਾਰਕੀ” ਨਾਮੇ ਲਾਂਮਾ (ਤਿਬਤ ਵਿਚ ਲਾਮਾ ਧਾਰਮਕ ਆਗੂ 
ਨੂੰ ਕਹਿੰਦੇ ਹਨ') ਤੇ ਕੁਝ ਹੋਰ ਲਾਂਮੇ ਆਏ ਇਕੱਠੇ ਹੋਏ ਹੋਏ ਸਨ, ਇਹਨਾਂ ਤੇ ਪ੍ਰਸ਼ਨ ਕੀਤਾ ਗਿਆ 
ਕਿ “ਭੱਦਰਾ ਗੁਰੂ ` ਕੌਣ ਹੈ ਜਿਸ ਦੀ ਤੁਸੀਂ ਪੂਜਾ ਕਰਦੇ ਹੋ? ਓਹਨਾਂ ਸਾਰਿਆਂ ਨੇ ਦੇਵੀ ਰਾਮ ਵੱਲ 
ਵੇਖਿਆ ਤੇ ਉੱਤਰ ਦੇਣ ਲਈ ਕਿਹਾ। ਦੇਵੀ ਰਾਮ ਨੇ ਉੱਤਰ ਵਿੱਚ ਦੱਸਿਆ ਕਿ ਭੱਦ੍ਹਾ ਗੁਰੂ ਪੰਜਾਬ 
ਵਿਚ ਹੋਇਆ ਹੈ। ਦੇਵੀ ਰਾਮ ਤੋੱ ਪੁੱਛਿਆ ਗਿਆ ਕਿ ਓਹਦਾ ਨਾਮ ਕੀ ਹੈ? ਤਦ ਉਸ ਨੇ ਕਿਹਾ 
ਗੁਰੂ ਪਤੀ ਹੈ ਤੇ ਅਸੀਂ ਉਹਦੀਆਂ ਚੇਲੀਆਂ ਹਾਂ। ਪੰਜਾਬ ਵਿਚ ਕੋਈ ਇਸਤ੍ਰੀ ਆਪਣੇ ਪਤੀ ਦਾ ਨਾਮ 
ਨਹੀਂ ਲੈਂਦੀ, ਸੋ ਅਸੀਂ ਗੁਰੂ ਦਾ ਨਾਮ ਕਿਸ ਤਰ੍ਹਾਂ ਲੈ ਸਕਦੇ ਹਾਂ। ਫਿਰ ਪੁੱਛਿਆ ਗਿਆ ਕਿ ਆਖਰ 
ਕੁਝ ਪਤਾ ਦੱਸੋ ਕਿ ਤੁਹਾਡਾ ਗੁਰੂ ਕਿਹੜਾ ਹੈ? ਤਦ ਦੇਵੀ ਰਾਮ ਲਾਂਮਾ ਨੇ ਕਿਹਾ ਕਿ ਸਾਡਾ ਭੱਦਰਾ 
ਗੁਰੂ ਓਹ ਹੈ ਜਿਸ ਨੇ ਮੱਕਾ ਫੇਰਿਆ, ਜਿਸ ਨੇ ਰੇਠੇ ਮਿੱਠੇ ਕੀਤੇ, ਜਿਸ ਨੇ ਸਿੱਧਾਂ ਨਾਲ ਗੋਸ਼ਟ 
ਕਰਕੇ ਓਹਨਾਂ ਤੇ ਵਿਜੈ ਪਾਈ, ਜਿਸ ਨੇ ਦਸ ਜਾਮੇ ਧਾਰੇ, ਸ਼ੀ ਅੰਮ੍ਰਿਤਸਰ ਵਿਚ ਹਰਿ ਮੰਦਰ 
ਰਚਿਆ, ਸ੍ਰੀ ਗੁਰੂ ਗੂੰਥ ਸਾਹਿਬ ਬਣਾਇਆ, ਛੇਵੇਂ ਜਾਮੇ ਜੰਗ ਕੀਤੇ ਤੇ ਦਸਵੇ' ਜਾਮੇ ਸਿੰਘ ਸਜਾਏ। 
ਦੇਵੀ ਰਾਮ ਲਾਂਮੇ ਤੋਂ ਪੁੱਛਿਆ ਗਿਆ ਕਿ ਭੱਦਰਾ ਗੁਰੂ ਦੇ ਦਸਾਂ ਜਾਮਿਆਂ ਵਿਚ ਅਵਤਰਣ ਦਾ ਹਾਲ 
ਕੀ ਤੁਸਾਂ ਸਿੱਖਾਂ ਦੀ ਤਾਰੀਖ ਤੋ ਪੜਿਆ ਹੈ? ਉੱਤਰ ਵਿਚ ਦੇਵੀ ਰਾਮ ਨੇ ਕਿਹਾ ਕਿ ਤਿੱਬਤ ਦੀ 
ਭਾਸ਼ਾ ਵਿਚ ਇਸੇ ਦੇਸ਼ ਦੀ ਲਿਪੀ ਵਿਚ ਭੋਜ ਪੱਤਰਾਂ ਤੇ ਲਿਖਿਆ ਇਕ ਗ਼ਾਰ ਦੇ ਵਿਚੋ ਪ੍ਰਾਚੀਨ 
ਇਤਿਹਾਸ ਸਾਡੇ ਮੁਲਕ ਵਿਚ ਮਿਲਿਆ ਹੈ ਮੈ ਇਹ ਹਾਲ ਉਹਦੇ ਵਿਚੋ' ਪੜ੍ਹੇ ਹਨ। 
ਇਹਨਾਂ ਲੋਕਾਂ ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਰਵਾਲਸਰ ਤੀਰਥ ਤੇ ਬੜੀ ਸ਼ਰਧਾ ਹੈ ਤੇ ਇਨ੍ਹਾਂ 
ਤੀਰਥਾਂ ਦੀ ਯਾਤ੍ਹਾ ਲਈ ਏਹ ਬੜੀ ਸ਼ਰਧਾ ਨਾਲ ਆਉਂਦੇ ਤੇ ਸ਼ਾਸ਼ਟਾਂਗ ਡੰਡਵਤ ਪੁਣਾਮ ਕਰਦੇ ਹੋਏ 
ਪੁਕਰਮਾਂ ਕਰਦੇ ਹਨ। ਇਹ ਨਜ਼ਾਰਾ ਸ਼ੀ ਦਰਬਾਰ ਸਾਹਿਬ ਜੀ ਵਿਚ ਕਈ ਵੇਰ ਲੋਕਾਂ ਨੇ ਅੱਖੀਂ ਡਿੱਠਾ 
ਹੈ ਤੇ ਹਰ ਸਾਲ ਦੇਖੀਦਾ ਹੈ। 
ਲਿਪਾ ਦੇ ਮੰਦਰ ਵਿਚ ਇੱਕ ਵੇਰ ਇਕ ਤਮਾਕੂ ਪੀਣ ਵਾਲਾ ਮਨੁੱਖ ਵੜ ਗਿਆ, ਲਾਂਮੇ ਨੂੰ ਜਦ ਇਸ 
ਗੱਲ ਦਾ ਪਤਾ ਲੌਗਾ ਤਦ ੪੮ ਘੰਟੇ ਓਸ ਮੰਦਰ ਨੂੰ ਅੰਦਰੋ' ਚੱਪਾ ਚੱਪਾ ਥਾਂ ਤੋਂ 4 
ਆਦਮੀ “ਓਂ ਆਹੁੰ ਭੱਦਰਾ ਗੁਰੂ ਪਦਮਾਂ ਸਿਧੀ ਹੁੰ ` ਦਾ ਜਾਪ ਕਰਦੇ ਰਹੇ। ਇਹਨਾਂ ਲੋਕਾਂ ਦੀ ਤਿੱਬਤ 
ਵਿਚ ਚੋਖੀ ਵਸੋਂ ਹੈ। ਬੁਧ ਦੇ ਮੰਦਰਾਂ ਦੀ ਇਹ ਪੂਜਾ ਨਹੀਂ ਕਰਦੇ, ਕਿੰਤੂ ਬੋਧੀ ਇਹਨਾਂ ਦੇ ਮੰਦਰਾਂ 
ਦੀ ਪੂਜਾ ਆਪਣੇ ਇਸ਼ਟ ਵਤ ਕਰਦੇ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1075 





ਇਸ ਇਲਾਕੇ ਵਿਚ ਰਾਮ ਚੰਦਰ ਆਦਿਕ ਦੇਵਤਿਆਂ ਦੀ ਪੂਜਾ ਬੀ ਹੁੰਦੀ ਹੈ ਤੇ ਹਰ ਪਿੰਡ ਦਾ 
ਲਗਪਗ ਦੇਵਤਾ ਵੱਖਰਾ ਹੁੰਦਾ ਹੈ। ਦੇਵੀ ਰਾਮ ਤੋ ਪੁਛਣ ਤੇ ਉਸਨੇ ਦੱਸਿਆ ਕਿ ਰਾਮ ਚੰਦਰ 
ਆਦਿਕ ਦੇਵ ਮੰਡਲ ਦੇ ਹਨ, ਮਹਾਤਮਾ ਬੁੱਧ ਮੁਕਤ ਹੈ, ਇਸ ਕਰਕੇ ਇਹਨਾਂ ਵਿਚੋ ਮਹਾਤਮਾ ਬੁਧ 
ਬਹੁਤ ਉਚਾ ਹੈ, ਕਿੰਤੂ ਭੱਦਰਾ ਗੁਰੂ ਮੁਕਤੀ ਦਾਤਾ ਹੈ ਤੇ ਬੁੱਧ ਮੁਕਤੀ ਲੈਣ ਵਾਲਾ, ਇਸ ਕਰਕੇ ਉਹ 
ਬੁੱਧ ਜੀ ਤੋ ਬਹੁਤ ਉੱਚਾ ਹੈ। ਇਹ ਗੱਲ ਬੀ ਦਸਦੇ ਹਨ ਕਿ ਕੰਨ ਪਾਟਿਆਂ ਜੋਗੀਆਂ ਤੋ ਏਹ ਲੋਗ 
ਘ੍ਹਿਣਾਂ ਕਰਦੇ ਹਨ। ਜਾਪਦਾ ਹੈ ਕਿ ਉਨ੍ਹਾਂ ਦੇ ਹਥੋੱ ਗੁਰੂ ਜੀ ਵੇਲੇ ਏਹ ਲੋਕ ਤੰਗ ਸਨ, ਤੇ ਸਤਿਗੁਰੂ 
ਜੀ ਦੀ ਉਨ੍ਹਾਂ ਪਰ ਬਿਜੈ ਪਾਉਣ ਤੇ ਉਨ੍ਹਾਂ ਦਾ ਸਤਿਕਾਰ ਤੇ ਭੈ ਇਨ੍ਹਾਂ ਦੇ ਦਿਲਾਂ ਤੋੱ' ਟੁੱਟ ਗਿਆ, ਤੇ 
ਉਨ੍ਹਾਂ ਦੀ ਸ਼ਰਾਬ ਨੋਸ਼ੀ ਆਦਿ ਮਾੜੇ ਕੰਮਾਂ ਤੋਂ ਘ੍ਰਿਣਾਂ ਹੋ ਗਈ। ਏਹ ਲੋਕ ਗੁਰੂ ਜੀ ਦੇ ਉਪਾਸ਼ਕ ਹੋ 
ਗਏ ਤੇ ਸਿੱਧ ਓਥੋਂ ਹੇਠਾਂ ਆ ਗਏ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਵਿਚ ਕਈ ਥਾਈਂ ਗੋਰਖ 
ਆਦਿ ਓਹੋ ਸਿੱਧ ਫਿਰ ਫਿਰ ਹਿੰਦ ਦੇ ਮੈਦਾਨਾਂ ਵਿਚ ਮਿਲਦੇ ਹਨ। 

ਸੋ ਸਾਰੀ ਖੋਜ ਪੜਤਾਲ ਇਹ ਦੱਸਦੀ ਹੈ ਕਿ ਗੁਰੂ ਜੀ ਨੇ ਹਿਮਾਲਯ ਤੇ ਤਿੱਬਤ ਦੇ ਦੁਰਘਟ ਥਾਈਂ 
ਫਿਰ ਫਿਰ ਕੇ ਸਤਿਨਾਮ ਦਾ ਛਤਰ ਝੁਲਾਯਾ। ਸ਼ੋਕ ਹੈ ਕਿ ਉਨ੍ਹਾਂ ਦੀ ਸੰਪੁਦਾਇ ਨੇ ਏਹ ਸਾਰੇ 
ਇਲਾਕੇ ਅਪਣੇ ਪੁਚਾਰ ਦੀ ਅਣਹੋਂਦ ਨਾਲ ਸਮੇ' ਦੇ ਹੱਥਾਂ ਵਿਚ ਸਪੁਰਦ ਕਰ ਛੱਡੇ ਹਨ ਜੋ ਦਿਨੋ 
ਦਿਨ ਵਿਗੜਦੇ ਜਾਣ। 

ਸ਼ੀ ਗੁਰੂ ਗੁੰਥ ਸਾਹਿਬ ਜੀ ਵਿਚ ਅਚਲ ਵਟਾਲੇ ਹੋਈ ਗੋਸ਼ਟ ਤਾਂ ਸਿੱਧ ਗੋਸ਼ਟ ਵਿਚ ਲਿਖੀ ਹੈ, ਤੇ 
ਸੁਮੇਰੁ ਵਾਲੀ ਚਰਚਾ ਦੇ ਸ਼ਬਦ ਜੋ ਹੋਏ ਓਹ ਸ਼ੀ ਗੁਰ ਨਾਨਕ ਪੁਕਾਸ਼ ਵਿਖੇ ਵਿਚ ਵਿਚ ਆ ਗਏ 
ਹਨ। 

ਸਿੱਧ ਨਾਥ ਸੁਮੇਰੁ ਤੇ ੧੨ ਮਹੀਨੇ ਨਹੀਂ ਸਨ ਰਹਿੰਦੇ, ਦੇਖੋ ਅਧਯਾਯ ੬੦ ਅੰਕ ੧੦ ਗੋਰਖ ਸੁਮੇਰੁ 
ਤੇ ਜਾਂਦਾ ਦੱਸਿਆ ਹੈ। 

ਮਾਨਸਰੋਵਰ ਦਾ ਤਾਲ ੧੫੩੦੦ ਫੁੱਟ ਦੀ ਉਚਾਈ ਤੇ ਹੈ ਤੇ ਕੈਲਾਸ਼ ਪਰਬਤ ਜੋ ਪਾਸ ਹੀ ਹੈ, ਦੀ 


ਚੋਟੀ ੨੧੮੩੦ ਫੁੱਟ ਉੱਚੀ ਹੈ। ਇਕ ਪਾਸੇ ਇਸ ਦੇ ਗੁਰਲਾ ਮਾਨਧਾਤਾ ਨਾਮੇ ਪਰਬਤ ਹੈ। 
ਮਾਨਸਰੋਵਰ ਨੂੰ ਲੌਦਾਖ ਤੋ ਬੀ ਜਾ ਸਕੀਦਾ ਹੈ, ਸ਼ਿਮਲੇ ਤੋ ਬੀ ਤੇ ਅਲਮੋਰੋ ਵੱਲੋ' ਬੀ। ਮਾਨਸਰੋਵਰ 
ਦਾ ਵਿਸਤਾਰ ੫੦-੬੦ ਮੀਲ ਹੈ। ਏਸ ਇਲਾਕੇ ਵਿਚੋ ਜਿਸ ਨੂੰ ਖੋਰਸਮ ਕਹਿੰਦੇ ਹਨ ਚਾਰ ਵਡੇ 
ਦਰਯਾ ਨਿਕਲਦੇ ਹਨ:-ਸਿੰਧ, ਯਾਰੇ ਟਸਾਨ ਪੋ, ਸਤਲੁਜ ਤੇ ਕਰਨਾਲੀ। ਇੱਥੇ ਸੋਨਾਂ ਦੇਣ ਵਾਲੇ 
ਥਾਉ” ਬੀ ਹਨ:-ਥੋਕ ਜਾਲੋਗ; ਥੋਕ ਦੌਰਾਕਪਾ, ਤੇ ਹੇਰੁ, ਆਦਿ! 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1076 





੬੫. [ਗੁਰ ਚਰਣ ਮੰਗਲ। ਕਾਕ ਭਸੁੱਡ: ਦੱਤਾ ਤ੍ਰੇਯ।] 

੬੪<< ਪਿਛਲਾ ਅਧਿਆਇ ਤਤਕਰਾ - ਸੰਖੇਪ ਲਿੰਕ ਅਗਲਾ ਅਧਿਆਇ >>੬੬ 
(ਕਾਕ ਭਸੁੰਡ) ॥੨..॥ 
(ਪੰਜ ਪੁਕਾਰ ਦੇ ਸੁਤੇ) ॥੧੮..॥ 
(ਦੱਤਾ ਤ੍ਰੇਯ) ॥੫੮..॥ 
ਦੋਹਰਾ: 
ਰਿਦੈ ਪਦਾਰਥ ਚਾਹਿਂ ਜੇ, ਸਤਿਗੁਰੁ ਚਰਨ ਸਰੇਉ। 
ਜੀਵਤਿ ਪਾਵਹੁ ਸਰਬ ਸੁਖ, ਅੰਤ ਮੁਕਤਿ ਕੋ ਲੇਉ ॥੧॥ 
ਅਰਥ: 
ਜੇ ਰਿਦੇ (ਵਿਚ) ਪਦਾਰਥ (ਬੀ) ਚਾਹੇ (ਤਾਂ) ਸਤਿਗੁਰੂ ਦੇ ਚਰਨ ਸ੍ਹੇਵਨ ਕਰ, (ਚਰਨ ਸੇਵਣ 
ਨਾਲ) ਜੀਉਂਦਿਆਂ ਸਾਰੇ ਸੁਖ ਪ੍ਰਾਪਤ ਹੋਣਗੇ (ਅਤੇ) ਅੰਤ ਨੂੰ ਮੁਕਤ ਨੂੰ ਲਓਗੇ। 
ਭਾਵ: 
ਚਰਣਾਂ ਦੀ ਅਰਾਧਨਾ ਜੇ ਪਦਾਰਥ ਲਈ ਕੀਤੀ ਤਾਂ ਓਹ ਸ਼ੈ ਤਾਂ ਲੌਭੇ ਹੀ ਗੀ ਜਿਸ ਪਰ ਮਨ 
ਦ੍ਰਿੜ ਤੇ ਏਕਾਗੂ ਕੀਤਾ ਹੈ, ਪਰ ਮੁਕਤੀ ਭੀ ਮਿਲੇਗੀ। ਇਹ ਗਲ ਕਵੀ ਜੀ ਨੇ ਦੱਸੀ ਹੈ ਪਰ 
ਕਾਰਣ ਨਹੀਂ ਦੱਸਿਆ, ਕਾਰਣ ਏਹ ਹੈ ਕਿ ਚਰਣਾ ਦਾ ਧਯਾਨ ਅਪਣੇ ਸੁਭਾਵਕ ਅਸਰ ਵਿਚ 
ਮੁਕਤੀ ਦਾਤਾ ਹੈ। ਸਤਿਗੁਰ ਚਰਠਾਂ ਦੇ ਪ੍ਰੇਮੀ ਤੇ ਧਯਾਨੀ ਉਥੋਂ ਉਹੋ ਸ਼ੈ ਪਾਪਤ ਕਰਦੇ ਹਨ ਜੋ 
ਉਥੇ ਸੁਤੇ ਸਿੱਧ ਹੈ, ਪਰ ਅਪਣੇ ਮਨ ਦੀ ਭਾਵਨਾ ਪਦਾਰਥ ਵਲ ਹੋਣ ਕਰਕੇ ਉਥੋਂ 
ਮਨੋਕਾਮਨਾ ਬੀ ਮਿਲਦੀ ਹੈ, ਪਰ ਚਰਣਾਂ ਦਾ ਸੁਤੇ ਸੁਭਾਵ ਜੋ ਮੁਕਤੀ ਦਾਨ ਕਰਨਾ ਹੈ ਉਹ ਭੀ 
ਨਾਲੋ ਨਾਲ ਅਪਣਾ ਅਸਰ ਕਰਦਾ ਜਾਏਗਾ, ਇਥੋ ਤੱਕ ਕਿ ਧਯਾਨੀ ਨੂੰ ਉੱਚੀ ਮਤਿ ਦਾਨ 
ਕਰੇਗਾ ਅਰ ਓਹ “ਮੁਕਤਿ ਮਾਰਗ” ਵਿਚ ਪਰਵੇਸ਼ ਕਰ ਜਾਏਗਾ। 
ਸੀ ਬਾਲਾ ਸੰਧੁਰੁ ਵਾਚ ॥ 


ਦਹਰਾ : 

ਅੱਗੂਜ ਗਮਨੇ ਸ਼ੀ ਗੁਰੂ, ਗਏ ਏਕ 
ਅਸਥਾਨ। 

(ਕਾਕ ਭਸੁੰਡ) 

ਕਾਕ ਭਸੁੰਡ ਬੈਠੋ ਜਹਾਂ, ਪੰਖਨ' ਬਿਖੇ 


ਮਹਾਨ ॥੨॥ 

“ਅਕਾਸ਼ੀ ਬ੍ਰਿਤਿ ਵਾਲੇ ਤਿਆਗੀ ਨੂੰ ਬਿਹੰਗਮ (ਪੰਛੀ) ਕਿਹਾ ਜਾਂਦਾ ਹੈ। ਕਾਕ ਭਸੁੰਡ ਇਕ ਕਿਸੇ 
ਤਿਆਗੀ ਦਾ ਨਾਮ ਹੈ। ਕਾਕ ਭਸੁੰਡ ਨੂੰ ਚਿਰਜੀਵੀ ਮੰਨਿਆ ਗਿਆ ਹੈ। ਇਸ ਦੀ ਕਥਾ ਇਸ 
ਅਧਯਾਯ ਵਿਚ ਦਿੱਤੀ ਹੈ। ਪੌਰਾਣਕ ਪ੍ਰਸੰਗ ਹੈ, ਕਿ ਇਕ ਭਗਤੀ ਭਾਵ ਵਾਲੇ ਬ੍ੁਹਮਣ ਨੂੰ ਲੋਮਸ ਨੇ 
ਸਰਾਪ ਦਿੱਤਾ ਸੀ ਕਾਂ ਹੋ ਜਾਣ ਦਾ। “ਦੋ ਅਡ ਇਸ਼ਟ ਦੇਵਾਂ ਦੇ ਪੂਜਕਾਂ ਵਿਚ ਵਿਰੋਧ ਨਹੀਂ ਚਾਹੀਦਾ” 
ਇਹ ਇਸ ਵਿਚ ਉਪਦੇਸ਼ ਹੈ। ਠੀਕ ਐਉ' ਜਾਪਦਾ ਹੈ ਇਸ ਨਾਮ ਦਾ ਕੋਈ ਵਡੀ ਉਮਰ ਵਾਲਾ 
ਤਯਾਗੀ ਤੇ ਭਗਤ ਪੁਰਖ ਸਤਿਗੁਰ ਜੀ ਨੂੰ ਏਥੇ ਮਿਲਿਆ ਹੈ। ਜਨਮ ਸਾਖੀ ਵਾਲੇ ਨੇ ਪੌਰਾਣਕ ਕਥਾ 
ਨਾਲ ਜੋੜ ਦਿੱਤੀ ਹੈ ਤੇ ਕਵਿ ਜੀ ਨੇ ਓਹੋ ਕਵਿਤਾ ਵਿਚ ਅਨੁਵਾਦ ਕਰ ਦਿੱਤੀ ਹੈ, ਸ਼ਾਇਦ ਪੌਰਾਣਕ 
ਕਥਾ ਵਿਚ ਜੋ ਤਪੱਸ੍ਹੀਆਂ ਦੇ ਕ੍ਰੋਧ ਤੇ ਸੁਾਪ ਦੇਣ ਦਾ ਮਹਾਨ ਅਵਗੁਣ ਸੀ, ਉਹ ਦਿਖਾਉਣ ਦਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1077 





ਪ੍ਰਯੋਜਨ ਹੈ, ਉਸ ਦੇ ਮੁਕਾਬਲੇ ਸਤਿਗੁਰ ਜੀ ਕੈਸੇ ਦਿਆਲ ਮੂਰਤੀ ਤੇ ਬਖਸ਼ਿੰਦ ਹਨ, ਇਹ ਗੱਲ 
ਸਪਸ਼ਟ ਕੀਤੀ ਹੈ। ਵਡੀ ਉਮਰਾ ਬਾਬਤ ਪੜ੍ਹੋ ਟੂਕ ਅਧਯਾਯ ੬੫ ਅੰਕ ੫੮ ਦੀ। 
ਚੌਪਈ: 

ਬਹੁ ਬਿਹੰਗ ਹੈਂ ਅਨਗਨ ਜਹਿੰਵਾ। 

ਕਾਕ ਭਸੁੰਡ ਬਿਰਾਜੈ ਤਹਿਂਵਾ। 

ਬੈਸਜੋ ਆਪ ਸਭਿਨਿ ਕੇ ਮਾਂਹੀ। 

ਉਚਰਤਿ ਕਥਾ _ਪ੍ਰੋਮ ਉਰ ਜਾਂਹੀ! 'ਜਿਸ ਦੇ। 

॥੩॥ 

ਸੁਨਹਿੰ ਪ੍ਰੀਤਿ ਸੋ ਸਰਬ ਬਿਹੰਗਾ!। ।ਬਿਹੰਗਮ ਸਾਧੂ (ਅ) ਪੰਛੀ। 
ਭਗਤਿ ਕਰਤਿ ਜਿਨ ਪੁਰੋਮ ਉਮੰਗਾ। 

ਬੈਸੇ ਜਾਇ ਤਹਾਂ ਸੁਖਕਾਰੀ। 

ਮੈ ਮਰਦਾਨਾ ਜਿਨ ਸੰਗਾਰੀ' ॥੪॥ (ਨਾਲ ਸਨ। 

ਕਥਾ ਕਰਨ ਤੇ ਹਟਿਗਾ ਜਬ ਹੀ। 

ਤਿਹ ਬੰਦਤਿ ਭੇ ਮਿਲ ਖਗ ਸਭਿਹੀ!'। _'ਸਾਰੇ ਹੀ। 'ਪਾ:-ਤਬਹੀ। 
ਬਹੁਰੋ ਕੇਤਿਕ ਕਾਲ ਬਿਤਾਵਾ। 

ਸਬਦ ਤਬਹਿ ਮਰਦਾਨੇ ਗਾਵਾ ॥੫॥ 

ਦੋਹਰਾ: ਪੂਰਨਮਾਸ਼ੀ ਦੇ ਚੰਦ੍ਰਮਾ ਨੂੰ ਦੇਖਕੇ। 
ਸੁਨਤਿ ਸਬਦ ਭਾ ਪ੍ਰੋਮ ਤਿਹ, ਜਨੁ 

ਰਾਕਾ ਸਸਿ ਦੇਖਿਂ। 

ਬਧਯੋ _ਅਨੰਦੋਦਧਿ' ਅਧਿਕ, _ਲਗੀ_'ਅਨੰਦ ਦਾ ਸਮੁੰਦਰ। 
ਸਮਾਧਿ ਬਿਸੇਖ ॥੬॥ 

ਚੌਪਈ: 

ਗਾਯੋ ਕਿਤਿਕ ਕਾਲ ਮਰਦਾਨੇ। 

ਪੁਨ ਤੂਸ਼ਨਿ ਬੈਸਯੋ ਤਿਹ ਥਾਨੇ। 

ਲੋਚਨ ਕਾਕ ਭਸੁੰਡ ਉਘਾਰੇ। 

ਮਧੁਰ ਮਿਰਿਦੁਲ ਮੁਖ ਬਚਨ ਉਚਾਰੇ 

॥੭॥ 

“ਕਿਹ ਕੋ ਏਹੁ ਸ਼ਬਦ ਤੈ ਗਾਵਾ। 

ਮਹਾਂ ਮੋਹ ਬਨ ਕੋ ਜਜੋ' ਦਾਵਾ। ਅੱਗ ਵਤ ਹੈ। 'ਪਾ:-ਜੋ, ਸੋ। 
ਜਿਹ ਕੇ ਸੁਨਤਯੋ' ਪੇਮ ਉਮੰਗਾ। 

ਰਾਗ ਬਿਖੈ ਗਾਯੋ ਹਿਤ ਸੰਗਾ ॥੮॥ 

ਤਿਹ ਕੋ ਨਾਮ ਬਤਾਵਹੁ ਮੋਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭਗਤਿ ਰੰਗਿ ਮਹਿੰ ਰੰਗਜੋ ਹੋਹੀ। ? 

ਸੁਨਿ ਮਰਦਾਨੇ ਬਚਨ ਬਖਾਨਾ। 

'ਸ਼ੀ ਨਾਨਕ ਪੁਭੁ _ਸਭਿ _ਗੁਨਖਾਨਾ 

॥੯॥ 

ਇਨ ਕੋ ਸਬਦ ਅਹੈ ਜੋ ਗਾਵਾ। 
ਨਿਰੰਕਾਰ ਅਵਤਾਰ ਸੁਹਾਵਾ। ? 

ਕਾਕ ਭਸੁੰਡ ਸੁਨਯੋ ਇਵ ਕਾਨਾ। 

ਤੂਰਨ ਆਇ ਚਰਨ ਲਪਟਾਨਾ ॥੧੦॥ 

ਤਿਹ ਕੋ ਪਿਖ ਪੰਖੀ ਸਭਿ ਆਏ। 

ਬੰਦਹਿਂ ਚਰਨ ਕਮਲ ਸੁਖ ਪਾਏ। 

ਕਾਕ ਭਸੁੰਡ ਜੋਰ ਜੁਗ ਹਾਥਾ। 

ਬੋਲਯੋ ਬਚਨ ਪ੍ਰਭੂ ਕੇ ਸਾਥਾ ॥੧੧॥ 

“ਇਹ ਸੁਧ ਮੋ ਕੋ ਹੁਤੀ ਅਗਾਰੀ। 

-ਪੁਗਟੈ ਹਰਿ ਕਲਿ! ਕਾਲ? ਮਝਾਰੀ। 

ਜਾਉ ਬਿਲੋਕਨ ਰੂਪ ਕ੍ਰਿਪਾਲਾ-। 

ਯਹੀ ਚਾਹਿ ਬੀ ਰਿਦੇ ਬਿਸਾਲਾ ॥ ੧੨॥ 
ਦੈਵਯੋਗ' ਤੇ ਆਇ ਸਮੀਪਾ। 

ਦੀਨ ਦਰਸ ਬੇਦੀ ਕੁਲਦੀਪਾ ! 

ਕੀਨ ਮਨੋਰਥ ਪੂਰਨ ਮੇਰਾ। 

ਲੋਚਨ ਸੰਗ ਰੂਪ ਤਵ ਹੇਰਾ ॥੧੩॥ 

ਕਲੀ ਕਾਲ ਮਤਿ ਮੰਦ ਬਿਮੂਢਾ'। 'ਮੂਰਥ। 
ਧਰਮ ਭ੍ਰਿਸ਼ਟਿ ਤੇ ਮੋਹ ਅਰੂਢਾ'। ਔਹ ਵਿਚ ਪੈਕੇ। 
ਤਿਨ ਕੋ ਦੇਨੇ ਹੇਤ ਸੁਪੰਥਾ। 

ਖੋਵਨ _ਰਿਦੇ _ਕੁਮਤਿ ਕੀ ਗ੍ਰੰਥਾ! 'ਖੋਟੀ ਬੁੱਧੀ ਦੀ ਗੰਢ। 
॥੧੪॥ 

ਧਰ! ਪਰ ਨਰ ਸਰੀਰ ਕੋ ਧਾਰਾ। 'ਧਰਤੀ। 
ਤੀਨ ਲੋਕ ਕੇ ਤੁਮ ਆਧਾਰਾ। 

ਆਇ ਜਿ ਰਾਵਰਿ ਚਰਨਨ ਸ਼ਰਨਾ। 
ਕਯੋ ਨ ਤਰੈ ਜਗ ਜਨਮ ਰੁ!” ਮਰਨਾ 
॥੧੫॥ 

ਕਰਹਿ ਬਚਨ ਤੁਮਰੇ ਜੁ ਕਮਾਵਨ। 





1078 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1079 


ਸੇ ਨਰ ਤੀਰਥ! ਕਰਿਹੈ' ਪਾਵਨ। 

ਜਿਸ ਮਹਿ ਸ਼ਕਤਿ ਗਜਾਨ ਕੀ ਰਾਖੀ। 

ਤਿਹ ਪਢਿ ਕ੍ਯੋ ਨ ਹੋਇ ਗਤਿ ਕਾਂਖੀ!” ' 

॥੧੬॥ 

ਦਹਰਾ : 

ਸ਼ੀ ਨਾਨਕ ਬੋਲੇ ਤਬਹਿ, “ਸਭਿ ਗੁਨ 

ਮੈ ਪਰਧਾਨਾ!। 

ਭਗਤਿ ਨਿਰੰਤਰ ਕਰਤਿ ਹੋ, ਸ਼੍ਰੋਤਨ! 'ਸੁਣਨ ਵਾਲਿਆਂ। 

ਬਿਖੈ ਮਹਾਨ” ॥੧੭॥ 

! “ਸਤਿਗੁਰ ਦੀਨਾ ਨਾਥ ਜੀ! ਕੀਜੈ 'ਕਾਕ ਭਸੁੰਡ ਬੋਲਿਆ। 

ਮੋਹਿ ਸਹਾਇ। 

ਸ਼ਤੇ ਕਿਸ ਪਰਕਾਰ ਕੇ? ਦੀਜੈ ਮੋਹਿ 'ਇਹ ਦੋਹਾ ਕਈ ਨੁਸਖਿਆਂ ਵਿਚ ਨਹੀਂ ਹੈ, ਜੋ 

ਬਤਾਇ' ” ॥੧੮॥ ਲਿਖਾਰੀਆਂ ਦੀ ਉਕਾਈ ਕਰਕੇ ਰਹਿ ਗਿਆ 
ਜਾਪਦਾ ਹੈ। 

ਚੌਪਈ: 'ਗੁਰੂ ਜੀ ਦਾ ਉੱਤਰ। 

।“ਸ੍ਰੋਤਾ ਜਗ ਮਹਿ ਪੰਚ ਪੁਕਾਰਾ। 

(ਪੰਜ ਪ੍ਰਕਾਰ ਦੇ ਸਰੋਤੇ) 

ਸੋ ਹੈਂ ਤੁਮ ਸੋ ਕਰੌ ਉਚਾਰਾ। 

ਰਾਗ ਰਾਗਨੀ ਸਮਝਹਿ' ਏਕਾ। 

ਦੂਜੇ ਸੁਰ ਕੈ ਲਥੈ' ਬਿਬੇਕਾ! ॥੧੯॥ __ 'ਗਿਆਨ। 

ਤੀਜੋ ਤਾਲ ਸੁਨਹਿਂ ਹਿਤ! ਦੇਯਾ”। 'ਪ੍ਰੇਮ ਲਾਕੇ। “ਪ੍ਰੇਮ ਲਾਕੇ। 

ਚਤੁਰਥ ਬਾਦਿਤ' ਤੇ ਰਸ ਲੇਯਾ?। 'ਵਾਜੇ। “ਲੈਂਦਾ ਹੈ। 

ਪੰਚਮ ਸ਼ਬਦ ਅਰਥ ਕੋ ਚੀਨਾ। 

ਤਾਤਪਰਜ ਸਮਝੰਤਿ ਪੁਬੀਨਾ ॥੨੦॥ 

ਸੋ ਸਭਿਹਿਨਿ ਤੇ ਲਖਹੁ ਮਹਾਨਾ। 

ਅਰਥ ਸਮਝਿ ਕੈ ਗੁਨਤਿ ਸੁਜਾਨਾ। 

ਯਾਂ ਤੇ ਹੋ ਸਭਿ ਬਿਖੇ ਵਡੇਰੇ। 

ਸਮਝ ਅਰਥ ਸੁਖ ਪਾਇ ਘਨੇਰੇ 

॥੨੧॥ 

ਪਰੇਮ ਭਗਤਿ ਮਹਿਂ ਨਿਤ ਮਨ ਲੀਨਾ। 

ਚਿੰਰਜੀਵ ਹੋ ਅਧਿਕ ਪੁਬੀਨਾ। 

ਅਰਥ ਬਿਚਾਰਹਿ ਜੋ ਹਿਤ ਲਾਏ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੋ ਸ਼ਰੋਤਾ ਰਸ ਸੋ ਤ੍ਰਿਪਤਾਏ ॥੨੨॥ 
ਔਰ ਜਿ ਸ਼੍ਰੋਤਾ ਚਾਰ ਪੁਕਾਰੀ। 
ਛੀਲਰ! ਖਾਨ ਬਿਖੈ ਹਿਤ ਧਾਰੀ। 
ਫੋਕਟ ਕੇ ਰਸ ਮਹਿਂ ਫਸ ਗਏ। 
ਅੰਤਰ _ਰਸ ਨਹਿ _ਚੀਨਤਿ _ਭਏ 
॥੨੩॥ 

ਸਤਿ ਸੰਗਤਿ ਕੋ ਰਸ ਤੁਮ ਚੀਨੋ। 
ਵਡ ਚਿਰ੍ਰੰਜੀਵੀ ਪਦ ਕੋ ਲੀਨੋ। ” 
ਸੁਨਿ ਇਵ ਸ਼ਰੋਨ ਵਿਖੈ ਮਰਦਾਨਾ। 
ਹਿਤ ਬੂਝਨ ਕੇ ਬਚਨ ਬਖਾਨਾ ॥ ੨੪ ॥ 
“ਰਿਖਿ ਜੀ! ਉਚਰੋ ਬੈਸ ਪੁਮਾਨੇ। 
ਤੁਮ ਦੇਖਤਿ ਜੁਗ ਕਿਤਿਕ ਬਿਹਾਨੇ ?” 
ਕਾਕ ਭਸੁੰਡ ਬਚਨ ਤਬ ਕਹੈ। 
“ਅਪੁਮਾਨ' ਬੈਸ” ਮਮ ਅਹੈ ॥੨੫॥ 
ਦੋਹਰਾ: 

ਜੁਗ ਸਹੰਸੂ ਬੀਤੈ' ਜਬਹਿ, 

ਏਕ ਦਿਵਸ ਬਿਧਿ' ਹੋਇ। 

ਤਿਹ ਕੇ ਸਮ! ਪੁਨ ਰੈਨ£ ਹੂ, 
ਮਾਸਹਿ' ਇਹ ਬਿਧਿ ਜੋਇ2ਂ ॥੨੬॥ 


ਚੌਪਈ: 

ਇਸ ਪੁਕਾਰ ਕੇ ਸਹਸ ਬਰਖ ਜਬ। 
ਬੀਤੈ ਬੈਸ ਬਿਧਾਤੇ ਕੀ ਤਬ। 

ਮੁਝ ਦੇਖਤਿ ਕੇਤੇ' ਬਿਧਿ ਮਰੇ। 
ਕਈ ਬਾਰ ਜਗ ਪਰਲੈ ਕਰੇ ॥੨੭॥ 
ਪੁਨ ਬਿਧਿ ਜਨਮ ਜਗਤ ਉਪਜਾਵੈ। 
ਜੜ੍ਹ ਜੰਗਮ ਸੁਰ ਅਸੁਰ ਬਨਾਵੈ। 
ਨਾਨਾ ਬਿਧਿ ਕੀ ਰਚਨ ਰਚਾਇ। 
ਐਸੇ _ ਬਿਧਿ ਬਿਨਸੈ _ਉਪਜਾਇ 
॥੨੮॥ 

ਹਮਰੇ ਦੇਖਤਿ ਕੇਤੇ ਗਏ। 

ਬਹੁਰ ਬਹੁਰ ਜਗ ਉਪਜਤਿ ਭਏ। 


1080 





'ਪਰਮਾਨ ਰਹਤ, ਬਹੁਤ। “ਆਯੂ। 


'ਬੁਹਮਾ ਦਾ ਇਕ ਦਿਨ ਹੁੰਦਾ ਹੈ। 

'ਬਰਾਬਰ। “ਰਾਤ। 

'ਮਹੀਨਾ। ?ਇਸ ਤਰ੍ਹਾਂ ਜਾਣ। 'ਪਾ:-ਮਾਸ ਇਸੀ 
ਬਿਧਿ ਸੋਇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬੈਠ ਇਹਾਂ ਮੈ ਹਰਿ ਗੁਨ ਗਾਵੋ'। 
ਧਯਾਨ ਧਰੌ'_ਉਰ ਬਹੁ ਸੁਖ ਪਾਵੌ” 
॥੨੯॥ 

ਦਹਰਾ : 

ਮਰਦਾਨ ਬਿਸਮਜੋ ਸੁਨਤਿ, 
ਤੂਸ਼ਨ ਭਾ ਤਿਹ ਕਾਲ। 

ਸੁਨਿ ਸ਼ੀ ਅੰਗਦ ਦਯਾਲੁ ! ॥੩੦॥ 
ਚੌਪਈ: 

“ਹਰਿ ਭਗਤਿਨ ਕੇ ਬਿਖੈ ਮਹਾਨੇ। 

ਮੋਹ ਨਾਸ਼ ਭਾ ਆਤਮ ਗਜਾਨੇ। 

ਸਭਿ ਬਿਧਿ ਸਭਿ ਮਹਿਂ ਦੀਰਘ ਤੁਮ 
ਹੋ। 

ਕੈਸੇ ਪਾਪਤਿ _ਕਾਕ ਜਨਮ ਹੋ? 
॥੩੧॥ 

ਮੁਝ ਮਨ ਬਿਖੈ ਸੰਦੇਹ ਮਹਾਨਾ। 





ਉੱਤਰ ਦੀਜੈ ਭੋ ਗੁਨਵਾਨਾ !' 
ਬਾਨੀ ਕਾਕ ਭਸੁਂਡ ਅਲਾਈ। 


॥੩੨॥ 

ਦੋਹਰਾ: 

ਏਕ ਜਨਮ ਮੈਂ ਸ਼ੂਦਰ ਭਾ, 

ਸ਼ਿਵ ਸੇਵਾ ਮਨ ਲਾਇ। 'ਪਾ:-ਗੁਰ। 
ਕਰੌ ਬਿਸ਼ਨੁ ਸੋ' ਦਹ ਤਬ, ੍ਰੈਖ। 
ਬਿਨੁ ਭਵ' ਜਾਨ ਨ ਕਾਇ?” ॥੩੩॥ _ 'ਸ਼ਿਵ। “ਕਿਸੇ ਨੂੰ ਨਾ ਜਾਣਾਂ। 
ਚੌਪਈ: 

ਰਹੌ` ਅਯੁੱਧਯਾ ਪੁਰਿ ਕੇ ਮਾਂਹੀ। 

ਭਾ ਦੁਰਭਿੱਖ ਕਾਲ ਇਕ? ਤਾਂਹੀ। 

ਉਠਿ ਕਰਿ ਤਹਿ ਤੇ ਗਯੋ ਉਜੈਨਾ। 

ਰਹੈ ਬਿੱਪੁ ਤਹਿ ਇਕ ਮਨ ਚੈਨਾ 

॥੩੪॥ 

ਦ੍ਰੈਤ ਬਾਸ਼ਨਾ ਜਿਨ ਸਭਿ ਨਾਸ਼ੀ। 


1081 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1082 


ਗੁਰੂ ਕੀਯੋ ਮੈ ਸੋ ਪੁਰਿ ਬਾਸੀ'। 
ਬਿਸ਼ਨੁ ਭਗਤਿ ਕਹਿਕੈ ਸੁ ਦ੍ਰਿੜਾਵੈ। 
ਸੁਨਿ ਮੇਰੋ ਹਿਰਦਾ ਜਰਿ ਜਾਵੈ ॥੩੫॥ 
ਭਵ” ਕੀ ਭਗਤਿ ਸਦਾ ਉਰ ਭਾਊ'। 
ਬਿਸ਼ਨੁ ਨਾਮ ਸੁਨਿ ਮਨ ਖੁਨਸਾਉ”। 
ਹਠ ਕਰਿ ਤਿਹ ਕੋ ਬਚਨ ਬਹੋਰੌ”। 

ਜੋ ਕੁਛ ਕਹੈ ਸੁ ਸੁਨਯੋ ਨ ਲੋਰੌ”? 
॥੨੩੬॥ 

ਦੁਹਰਾ: 

ਕੈਸੇ ਮਾਨੋ” ਨਾਂਹਿ। 
ਗਰਬਾਵੇ” ਸਭਿ ਸਮਝ ਲਘੁ?, 

ਦੰਭ ਬਿਖੈ ਬਹੁ ਚਾਹਿ ॥੩੭॥ 
ਚੌਪਈ: 

ਸ਼ਿਵ ਮੰਦਰ ਬੈਸਾ ਇਕ ਕਾਲਾ। 

ਤਿਹ ਛਿਨ ਆਵਾ ਗੁਰੂ ਕ੍ਰਿਪਾਲਾ। 
ਉਠਿ ਕਰਿ ਤਬ ਨ ਕੀਨ ਸਨਮਾਨਾ। 
ਸਿਰ _ਨ ਨਿਵਾਯੋ ਗਰਬ _ਮਹਾਨਾ 
॥੩੮॥ 


ਮਾਨ ਅਮਾਨਾ' ਏਕ ਸਮ” ਤਾਂ ਕੇ। ਆਦਰ _ ਅਨਾਦਰ। _ “ਬਰਾਬਰ। _ 'ਪਾ:-ਮਾਨ 


ਅਪਮਾਨ। 
ਹਰਖ ਸੋਗ ਹਿਰਦੇ ਨਹਿ ਜਾਂ ਕੇ। 
ਸਮ ਦਰਸੀ' ਨਹਿਂ ਬੋਲਯੋ ਸੋਈ। 'ਪਾ:-ਸਮਵਰਤੀ। 
ਗਿਰਾ ਗਿਰੀਸ਼ ਭੌਨ ਤੇ ਹੋਈ! ॥੩੯॥ _'ਸ਼ਿਵ ਜੀ ਦੇ ਮੰਦਰ ਤੋ' ਬਾਣੀ ਹੋਈ। 
-ਦੁਸ਼ਟ ! ਨਰਕ ਅਬ ਪਰਿਯੇ ਜਾਈ। 
ਬਹੁਰ ਤ੍ਰਿਗਦ ਬਹੁ ਜੋਨਿ ਭੁਮਾਈ'। /ਭਰਮਦਾ ਫਿਰ। 
ਭੋਗ ਅਵੱਗਯਾ' ਕੋ ਦੁਖ ਭਾਰੀ। /ਨਿਰਾਦਰ। 
ਜਗ ਦੰਭੀ! ਤੂੰ ਰਿਦੇ ਹੰਕਾਰੀ ॥੪੦॥ _ 'ਪਖੰਡੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1083 


ਅਧੀਨ- ॥੪੧॥ 

ਚੌਪਈ: 

ਸੁਨਯੋ ਸੁਪ ਜਬ ਜੋ ਗੁਰੁ ਮੋਰਾ। 

ਭਈ ਦਯਾ ਤਿਹ' ਸ਼ੰਭੁ” ਨਿਹੋਰਾ”। 'ਤਿਸਨੇ। “ਸ਼ਿਵ ਜੀ (ਅੱਗੇ)। “ਬੇਨਤੀ ਕੀਤੀ। 
ਅਨਿਕ ਭਾਂਤਿ ਕੀ ਉਸਤਤਿ ਠਾਨੀ। 

ਚੰਦੂ ਚੂੜ' ਬੋਲੇ ਪੁਨ ਬਾਨੀ ॥੪੨॥ _ 'ਸ਼ਿਵ ਜੀ। 
-ਹੇ ਦਿਜ! ਤੋਰ ਦਯਾ ਕਰ ਯਾਂ ਕੋ। 

ਸਰਬ ਜਨਮ ਕੀ ਸੁਧਿ ਰਹਿ ਤਾਂ ਕੋ। 

ਬ੍ਰਿਥਾ ਨ ਸੁਾਪ ਹੋਤਿ ਹੈ ਮੋਰਾ। 

ਸਹੈ ਨਰਕ ਮਹਿ ਇਹ ਦੁਖ ਘੋਰਾ- 

॥੪੩॥ 

ਪਰਯੋ ਤਬਹਿ ਮੈ ਨਰਕ ਮਝਾਰੀ। 

ਮਿਲੀ ਸ਼ਾਸਨਾ ਮੋ ਕੋ ਭਾਰੀ। 

ਗਰ ਕੈ ਬਿਖੈ! ਪਰੀ ਜਮਫਾਸਾ। ਗਲੇ ਵਿਚ। 
ਬਿਤਯੋ ਕਾਲ ਕਿਤ ਤਬਹਿ ਨਿਕਾਸਾ 


॥੪੪॥ 
ਦੋਹਰਾ 


੮੧) 





ਲਖ ਜੋਨਿ ਪੁਨ, 
ਭਰਮਜਯੋ ਸਭਿ ਕੇ ਮਾਂਹਿ। 

ਅਸ ਸਰੀਰ ਨਹਿ ਕੋ ਰਹਜੋ, 

ਜਿਹ ਮੈ ਜਨਮਯੋ ਨਾਂਹਿ ॥੪੫॥ 
ਚੌਪਈ: 

ਬਹੁਰੋ' ਬਿੱਪ ਜਨਮ ਕੋ ਪਾਵਾ। 

ਸਗੁਣ ਉਪਾਸਨ ਮਹਿ ਮਨ ਲਾਵਾ। 
ਸਰਬ ਜਨਮ ਕੀ ਸੁਧਿ ਮੁਹਿ ਰਹੀ। 
ਸ਼ਿਵ ਕੋ ਸਰਾਪ ਸੁ ਬਰ ਭਾ ਸਹੀ 
॥੪੬॥ 

ਏਕ ਦਿਵਸ ਲੌਮਸ' ਰਿਖਿ ਪਾਹੀ”। ਮਇਕ ਰਿਖੀ ਦਾ ਨਾਮ। “ਪਾਸ। 
ਬੈਠਯੋ ਸੁਨਨ ਬਚਨ ਚਿਤ ਚਾਹੀ। 


॥੪੭|॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1084 


ਮਮ ਹਿਰਦੇ ਮਹਿਂ ਰੁਚੈ ਨ ਕੋਊ। 

ਬਹੁਤ ਭਾਂਤਿ ਸਮਝਾਵਤਿ ਸੋਊ। 

ਬੁਝੋ' ਸਗੁਣਹਿ' ਬਾਰੰਬਾਰੁ। ਸਰਗੁਣ (ਬਾਬਤ)। 
ਨਿਗੁਣਹਿ ਤਰਕਤਿ ਬਚਨ ਉਚਾਰੂ''ਨਿਰਗੁਣ ਵਿਚ ਹੁੱਜਤਾਂ ਦੇ। 
॥੪੮॥ 

ਮਮ ਮਤਿ ਲਖਿ ਲੌਮਸ ਵਿਪਰੀਤੀ!। __ 'ਉਲਟੀ। 

ਕਰਿ ਕਛੁ ਰਿਸ, ਬੋਲਯੋ ਅਸ ਰੀਤੀ। 

-ਪੱਛਨ ਸਹਿਤ' ਬੋਲ ਹੈ' ਤੇਰੇ। ਤਰਕਾਂ ਸਮੇਤ (ਅ) ਪੰਖੀਆਂ ਸਦਰਸ਼। 
ਬਾਰ ਬਾਰ ਮੋਰਤਿ!' ਬਚ ਮੇਰੇ ॥੪੯॥ _ 'ਮੋੜਦਾ ਹੈ'। 
ਦੋਹਰਾ: ਉਪਦੇਸ਼ ਦੇਣੇ ਜੋਗ ਜਗਯਾਸੂ। 
ਅਧਿਕਾਰੀ! ਹੈ ਜਾਨਿਕੈ 

ਉਪਦੇਸ਼ਤਿ ਥੋ ਤੋਹਿ ਤੈਨੂੰ। 

ਹੋਹੁ ਅਧਮ ਖਗ! ਸਭਿਨਿ ਤੇ, 'ਨੀਵਾਂ ਪੰਛੀ। 
ਸਹਹੁ ਸੁਾਪ ਅਬ ਮੋਹਿ!- ॥੫੦॥ 'ਮੇਰਾ। 

ਚੌਪਈ: 'ਕਾਂ। 

ਬਾਇਸ' ਦੇਹਿ ਤਬਹਿ ਮਮ ਭਈ। 

ਹਾਥ ਬੰਦਿ ਕੈ ਉਸਤਤਿ ਕਈ। 

-ਸੱਤਿ' ਸੁਪ ਹੋਵਹਿ ਰਿਖਿ! ਤੇਰਾ। 

ਮੁਝ ਕੋ ਲਖਹੁ ਆਪਨੋ ਚੇਰਾ' ॥੫੧॥ 

ਕ੍ਰਿਪਾ ਦ੍ਰਿਸ਼ਟਿ ਅਬ ਮੋ ਪਰ ਕੀਜੈ। 

ਅਸ ਪੁਕਾਰ ਕੌ ਬਰ ਇਕ ਦੀਜੈ। 

ਰਹੈ ਗਯਾਨ ਮੇਰੇ ਉਰ ਮਾਂਹੀ। 

ਬਾਇਸ' ਬਪੁ ਧਰਿ ਬਿਸਰੋਂ` ਨਾਂਹੀ- 

॥੫੨॥ 

ਸੁਨਿ ਲੌਮਸ ਰਿਖਿ ਭਯੋ ਕ੍ਰਿਪਾਲਾ। 

ਮੁਖ ਤੇ ਬੋਲਯੋ ਬਚਨ ਰਸਾਲਾ। 

-ਹੋਵਹਿ ਸਦਾ ਰਿਦੇ ਤਬ ਗਯਾਨਾ। 

ਆਤਮ ਰੂਪ _ਲਖਹਿੰ ਸੁਖ _ਥਾਨਾ 

॥੫੩॥ 

ਤੁਝ ਪਰ ਹੈ ਕਰੁਨਾ ਅਬ ਮੋਰੀ। 

ਇਕ ਬਰ ਦੇਵੇਂ ਔਰ ਬਹੋਰੀ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1085 


ਮ੍ਰਿੱਤੁ ਹੋਇ ਜਬ ਕਰਿ ਚਿਤ ਚਾਹੀ!। __'ਇੱਛਾ। 

ਬਿਨ ਚਾਹੇ ਮ੍ਰਿੱਤੁ ਹੂ ਕਬ ਨਾਂਹੀ- 

॥੫੪ ॥ 

ਸੋਰਠਾ: 

ਸੁਨਿ ਤਿਹ ਕੇ ਅਸ ਬੈਨ 

ਹਰਖਤਿ ਆਵਾ ਥਾਨ ਇਹ। 

ਭੀ ਬਿਸਾਲ ਮਨ ਚੈਨ 

ਨਹਿਂ ਤਯਾਗੋ ਅਬ ਦੇਹਿ ਕੋ ॥੫੫॥ 

ਪੇਮ ਭਗਤਿ ਰਸ ਆਇ, 

ਕਾਕ ਜਨਮ ਕੋ ਪਾਇਕੈ।” 

"ਕਾਕ ਭਸੁੰਡ ਦੀ ਕਥਾ ਇਕ ਦ੍ਰਿਸ਼ਟਾਂਤਿਕ ਕਥਾ ਹੈ, ਜਿਸ ਦਾ ਭਾਵ ਅਰਥ ਇਹ ਹੈ ਕਿ ਅੱਡ-ਅੱਡ 
ਮਤਾਂ ਦੇ ਉਪਾਸਕਾਂ ਵਿਚ ਵੈਰ ਵਿਰੋਧ ਤੇ ਤਅੱਸਬ ਨਹੀਂ ਚਾਹੀਦਾ। ਬਾਕੀ ਕਥਾ ਤੇ ਉਸ ਦਾ ਸ੍ਰਾਪਿਤ 
ਹੋਕੇ ਕਾਂ ਬਣਨਾ ਤੇ ਫੇਰ ਪੂਰਨ ਪਦ ਨੂੰ ਪਾਕੇ ਬੀ ਕਾਂ ਹੀ ਰਹਿਣਾ, ਇਹ ਪੌਰਾਣਕ ਅਖਯਾਨਕਾਂ ਦਾ 
ਤਰੀਕਾ ਇਸੇ ਕਿਸਮ ਦਾ ਹੈ। ਕਾਉ” ਕਹਿਣ ਤੋ ਇਕ ਮੁਰਾਦ ਚਿੰਰਜੀਵੀ ਦੀ ਬੀ ਹੈ, ਕਾਂ ਦੀ ਉਮਰ 
ਵਡੀ ਹੁੰਦੀ ਹੈ। ਕਾਂ ਬੋਲਦਾ ਬਹੁਤਾ ਹੈ, ਉਪਦੇਸ਼ਕ ਦੁਸਰੇ ਸਾਧਾਰਣ ਮਨੁੱਖਾਂ ਤੋਂ ਬਹੁਤਾ ਬੋਲਦੇ ਹਨ। 
ਕਦੇ-ਕਦੇ ਐਸਾ ਬੀ ਹੋਇਆ ਹੈ ਕਿ ਕਈ ਜਾਤੀਆਂ ਦੇ ਜਾਤੀ ਚਿੰਨ੍ਹ ਹੁੰਦੇ ਹਨ, ਪੌਰਾਣਕਾਂ ਨੇ ਓਹ 
ਉਹਨਾਂ ਦੇ ਸਰੀਰ ਹੀ ਮੰਨ ਲਏ ਹਨ। ਮਸਲਨ ਨਾਗ ਜਾਤੀ ਦਾ ਚਿੰਨ੍ਹ ਨਾਗ ਸੀ; ਉਹਨਾਂ ਨੂੰ ਸਰਪ 
ਦੇਹੀ ਵਾਲੇ ਕਹਿ ਦੇਂਦੇ ਹਨ; ਤਿਵੇਂ ਕਿਸੇ ਕਾਂ ਦੇ ਨਿਸ਼ਾਨ ਵਾਲੇ ਨੂੰ ਕਾਂ ਹੀ ਮੰਨ ਲਿਆ ਗਿਆ ਜਾਪਦਾ 





ਹੈ। ਇਹ ਗੱਲ ਅਜ ਕਲ ਬੀ ਹੈ, ਤੇ ਕਦੇ ਟਪਲੇ ਦੇ ਸਕਦੀ ਹੈ। ਮਸਲਨ ਜਰਮਨ ਲੋਕਾਂ ਦਾ ਚਿੰਨ੍ਹ 
ਉਕਾਬ ਹੈ, ਕਦੇ ਕੋਈ ਇਨ੍ਹਾਂ ਨੂੰ ਉਕਾਬ ਦੇਹੀ ਵਾਲੇ ਹੀ ਵਰਣਨ ਕਰਨ ਦੀ ਭੁੱਲ ਕਰ ਸਕਦਾ ਹੈ, 
ਰੂਸੀਆਂ ਦਾ ਚਿੰਨ੍ਹ ਰਿੱਛ ਹੈ, ਅੰਗਰੇਜ਼ਾਂ ਦਾ ਸ਼ੇਰ ਹੈ, ਖਾਲਸੇ ਦਾ ਤਲਵਾਰ ਹੈ। 

ਨਹਿ ਤਜਿਓ ਅਬ ਜਾਇ, 


ਰਹੋ ਸਦਾ ਆਨੰਦ ਮਨ?” ॥੫੬॥ 

ਚੌਪਈ: 

ਅਸ ਪੁਕਾਰ ਸਭਿ ਕਥਾ ਸੁਨਾਈ। 

ਚਲਿਨੇ ਤਯਾਰ ਭਏ ਜਗਰਾਈ'। 

ਕਰੀ ਪਰਸਪਰ ਦੁਹ ਦਿਸ਼ਿ ਬੰਦਨ। 

ਅੱਗੂਜ ਗਮਨੇ ਦੋਖ ਨਿਕੰਦਨ ॥੫੭॥ 

ਜਿਹ ਠਾਂ ਦੱਤਾੜ੍ਹੇਯ ਸੁਜਾਨਾ।” 

“ਦੱਤਾੜ੍ਰੇਯ ਇਕ ਪੁਰਾਤਨ ਸਮੇ ਦੇ ਤਪੱਸ੍ਹੀ ਹੋਏ ਹਨ, ਉਹਨਾਂ ਦੀ ਸਾਖੀ ਅੱਗੇ ਦਿੱਤੀ ਹੈ। ਇਹ ਹੋ 
ਸਕਦਾ ਹੈ ਕਿ ਤਦ ਤੋ ਜੋਗ ਸਾਧਨਾਂ ਨਾਲ ਪ੍ਰਾਣਾਯਾਮ ਕਰਕੇ ਆਪਣੀ ਆਯੂ ਵਧਾਕੇ ਤਦ ਤਕ 
ਜੀਉਂਦਾ ਹੋਵੇ। ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਇਕ ਐਸੇ ਯੋਗੀ ਨੂੰ ਚਾਲੀ 
ਦਿਨ ਸੁਆਸ ਚੜ੍ਹਾਕੇ ਅਡੋਲ ਬੈਠਾ ਰਿਹਾ ਤੱਕਿਆ ਸੀ, ਜਿਸ ਦੇ ਦੁਆਲੇ ਪਹਿਰੇ ਬੀ ਖੜੇ ਰਹੇ ਸਨ 
ਕਿ ਠੀਕ ਬੈਠਾ ਰਹਿੰਦਾ ਹੈ ਕਿ ਨਹੀਂ। ਇਨ੍ਹਾਂ ਪਹਾੜਾਂ ਵਿਚ ਤਪੱਸ੍ਹੀ ਤਿਆਗੀ ਹੁਣ ਬੀ ਮਿਲਦੇ ਹਨ, 
ਉਮਰਾ ਬੀ ਆਬੋ ਹਵਾ ਸਰਦ ਹੋਣ ਕਰਕੇ ਬੜੀਆਂ ਵੱਡੀਆਂ ਹਨ। ਹੋ ਸਕਦਾ ਹੈ ਇਸ ਨਾਮ ਦਾ ਸਾਧੂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1086 





ਉਸ ਸਮੇ ਕੋਈ ਮਿਲਿਆ ਹੋਵੇ, ਤੇ ਸਾਖੀ ਵਾਲੇ ਨੇ ਪੁਰਾਤਣ ਨਾਮ ਨਾਲ ਇਸ ਦਾ ਨਾਮ ਜਾ 
ਰਲਾਇਆ ਹੋਵੇ। ਅਸਲੀ ਜਨਮ ਸਾਖੀ ਵਿਚ ਪ੍ਰਸੰਗ ਕਿਵੇਂ ਸੀ? ਉਹ ਬਿਆਸਾ ਦੇ ਤੂੰਗਾਂ ਦੇ ਸਪੁਰਦ 
ਹੋਂ ਚੁੱਕਾ ਹੈ। 

ਹਾਥ ਆਮਲਕ' ਆਤਮ ਗਯਾਨਾ। ਜੈਸੇ ਹੱਥ ਵਿਚ ਆਂਵਲਾ ਹੁੰਦਾ ਹੈ। 
(ਦੱਤਾ ਤ੍ਰੇਯ) 

ਜਿਨ ਕੀਨੋਂ ਸਭਿ ਜਗ ਸੰਨਯਾਸਾ। 

ਭਾ ਬਿਰਕਤ ਬਹੁ _ਫਿਰਯੋ ਉਦਾਸਾ 

॥੫੮॥ 

ਬਿੰਸਤ ਚਤੁਰ' ਗੁਰੂ ਜਿਨ ਕੀਨੇ। 'ਚੌਬੀਸ। 
ਏਕੁੰਕਾਰ ਰੰਗ ਮਹਿ ਭੀਨੇ। 'ਭਿੱਜਾ। 
ਤ੍ਰਿਣ ਸਮ! ਤੀਨ ਲੋਕ ਸੁਖ ਤਯਾਗਾ। __ 'ਤਿਨਕੇ ਵਤ। 
ਸਦਾ ਬੁਹਮ ਸੁਖ ਸੋ ਅਨੁਰਾਗਾ 

॥੫੯॥ 

ਪਰਮ ਤੱਤ ਬੇਤਾ ਰਸ ਲੀਨਾ। 

ਮਹਾਂ ਮੁਨੀ ਗੁਨ ਗੁਨਹਿ ਪੁਬੀਨਾ। 

ਤਿਹ ਕੇ ਨਿਕਟ ਜਾਤਿ ਭੇ ਠਾਂਢੇ। 

ਸੋ ਪੌਢਯੋ ਉਰ ਆਨੰਦ ਬਾਢੇ ॥੬੦॥ 

ਲੋਚਨ ਮੁੰਦ੍ਰਿਤ ਤੂਸ਼ਨ ਠਾਨੀ। 

ਅੰਤਰ ਰਸ ਕੋ ਰਸਿਕ ਗਿਆਨੀ। 

ਤਿਹ ਬਿਲੋਕਿ ਬੋਲਯੋ ਮਰਦਾਨਾ। 

“ਹੇ ਪੁਭੁ ! ਪੌਢਾ ਕੌਨ _ਮਹਾਨਾ? 

॥੬੧॥ 

ਵਡ ਉਨਮੱਤ! ਦੇਹਿ ਜਿਹ ਭਾਰੀ। 

ਪਰਯੋ ਅਡੋਲ ਮਸ਼ਟ ਮੁਖ ਧਾਰੀ। 

ਇਸ ਬੁਲਾਇ ਕੈ ਬੋਲਿ ਸੁਨੀਜੈ। 

ਬਹੁਰੋ _ਅਪਨੋਂ _ਗਯਾਨ _ਭਨੀਜੈ!” 'ਕਹੀਏ। 
॥੬੨॥ 

ਸ਼ੀ ਗੁਰੂ ਕਹੈ “ਸੁਨਹੁ ਮਰਦਾਨਾ ! 

ਇਹ ਹੈ ਦੱਤਾਤ੍ਰੇਯ ਮਹਾਨਾ। 

ਜਗ ਮਹਿ ਭਯੋ ਵਡੋਂ ਅਵਧੂਤਾ। 

ਸਦਾ ਸਥਿਰ ਜਿਹ ਕੀ ਮਤਿ! ਪੂਤਾ? 'ਬੁਧਿ। ਪਵਿੱਤ੍ਰ। 
॥੬੩॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸਦਾ ਬਿਦੇਹੀ ਰਹਿਤਿ ਅਡੋਲਾ। 

ਪਾਯੋ ਆਤਮ ਅਨੰਦ ਅਤੋਲਾ। ” 

ਸ਼ੀ ਅੰਗਦ ਜੀ ਸੁਨਹੁ ਕਹਾਨੀ। 

ਮੈ ਬਿਲੋਕਿ ਪੁਨ ਬੋਲਯੋ ਬਾਨੀ ॥੬੪॥ 

“ਸ਼ੀ ਗੁਰ ! ਹਮਨੈ ਸੁਨਜੋ ਸੁ ਨਾਮਾ। 

ਦਤਾਤ੍ਹੇਯ ਭਾ ਜਗ ਅਭਿਰਾਮਾ'। 'ਸੁੰਦਰ। 
ਤੁਮ ਕਰੁਨਾ ਤੇ ਲੋਚਨ ਦੇਖਾ। 

ਪਰਮਹੰਸ' ਅਵਧੂਤ? ਵਿਸ਼ੇਖਾ” ॥ ੬੫॥ _'ਗਿਆਨਵਾਨ। “ਸੰਨਯਾਸੀ। 'ਬੜਾ। 
ਅਬ ਇਹ ਬਦਨ ਬੁਲਾਯਾ ਚਹਿਯੇ। 

ਗਯਾਨ ਬਚਨ ਕੋ ਸੁਨਿਯੇ ਕਹਿਯੇ। 

ਬੋਲੇ ਤੇ ਮਤ ਹੋਇ ਲਖਾਈ। 

ਤੂਸ਼ਨ ਤੇ _ਨਹਿਂ ਜਾਨਯੋ ਜਾਈ” 
॥੬੬॥ 

ਸ੍ਰੈਯਾ: 

ਸ਼ੀ ਗੁਰ ਬੈਨ ਭਨੇ ਤਬ ਹੀ 

“ਤੁਮ ਹੋਤਿ ਸਰੀਰ ਤੇ ਬੋਲਤਿ ਨਾਂਹੀ। 

ਜੌ ਲਗ ਦੇਹਿ, ਨਿਰਾਸ ਨ ਤੌ ਲਗ ___ 'ਨਾ-ਉਮੈਦ। 
ਯੋ ਸੁਨਿ ਕੈ ਸਮਝੋ ਮਨ ਮਾਂਹੀ। 

ਖੋਲਹੁ ਨੈਨ ਰਖੋ ਮਨ ਕੋ ਥਿਰ 

ਔਰ ਬਿਲੋਕ ਨ ਚਿੱਤ ਡੁਲਾਹੀ। 

ਏਕ ਹੀ ਬਯਾਪਕ ਹੈ ਸਭਿ ਮੈ' 

ਕਰਤਾਰ ਬਿਨਾ ਘਟ ਕੋ ਨਹਿ ਆਹੀ?॥ 





ਉਰ ਬੀਚ ਬਸਯੋ ਤਿਹ ਸੋ' ਲਿਵ ਲਾਊਂ'। 
ਰੋਮਹਿ ਰੋਮ ਰਚਜਯੋ ਸੁ ਭਲੀ ਬਿਧਿ 
॥੬੮॥ 


1087 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1088 





ਚੌਪਈ: 

ਸੁਨਿ ਤਿਹ ਮਤ ਕੋ ਸ਼ੀ ਗੁਰ ਬੋਲੇ। 

“ਧੰਨ ਤੁਮ ਮਨ ਰਹਿਤਿ ਅਡੋਲੇ। 

ਆਤਮ ਗਯਾਨ ਉਦਧਿ ਕੇ ਮਾਂਹੀ। 

ਰਹਉ ਮੀਨ! ਜਿਉ” ਮਗਨ ਸਦਾ ਹੀ_'ਮੱਛੀ। 
॥੬੯॥ 

ਕੁੰਡਲ! ਕਟਕਾਦਿਕ? ਲੌਕਾਰਾ”। 'ਵਾਲੇ। “ਕੜੇ ਆਦਿਕ। “ਗਹਿਣੇ। 
ਸਭਿ ਕੂਰੇ ਉਰ ਬੀਚ ਬਿਚਾਰਾ। 

ਜੋ ਕੰਚਨ ਹੈ ਸਰਬ ਅਧਾਰਾ। 

ਸੋ ਸਾਚੋ ਨੀਕੀ ਬਿਧਿ ਧਾਰਾ” ॥ ੭੦॥ 

ਅਸ! ਕਹਿ ਕਰਿ ਮਿਲਿ ਆਪਸ ਮਾਂਹੀ। 'ਐਸੇ। 
ਹਰਖਤਿ ਭੇ ਦੁਹਿਦਿਸ਼ ਸੁਖ ਪਾਹੀ। 

ਕੇਤਿਕ ਕਾਲ ਬੈਠਿ ਤਿਹ ਪਾਸਾ। 

ਚਲਿਨੇ _ਤਯਾਰ ਭਏ ਸੁਖ ਰਾਸਾ 
॥੭੧॥ 

ਕਰਿ ਬੰਦਨ ਕੋ ਸੀਸ ਨਿਵਾਏ। 


ਆਗੇ ਸ੍ਰੀ ਗੁਰ ਬਹੁਰ ਸਿਧਾਏ। 

ਕਮਲ ਬਦਨ ਸੁਖ ਸਦਨ ਸੁਹਾਵਨ। 

ਪੂਰਨ _ਧਜਾਇ ਭਯੋ ਮਨ _ਭਾਵਨ 

॥੭੨॥ 

ਇਤਿ ਸਹੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ “ਕਾਕ ਭਸੁੰਡ, ਦੱਤਾਤ੍ਰੇਯ” ਪੁਸੰਗ 
ਬਰਨਨੰ ਨਾਮ ਪੈਂਸਠਮੋ' ਅਧਯਾਯ ॥ ੬੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1089 





੬੬. [ਗੁਰ ਚਰਣ ਮੰਗਲ। ਪੁਹਲਾਦ] 


(ਦੁੱਧ ਜਮਾਉਣ, ਮੱਖਣ ਦਾ ਦ੍ਰਿਸ਼ਟਾਂਤ) ॥੧੦..॥ 

(ਪੁਹਲਾਦ ਦੀ ਆਦਿ ਕਥਾ) ॥੨੦..॥ 

(ਦਿਬਯ ਬਰਖ ਨਿਰਣਾ) ॥੪੭॥ 

ਦੋਹਰਾ: 

ਸ਼ੀ ਗੁਰ ਚਰਨ ਸ਼ਰੰਨ ਪਰ, 

ਜਨਮ ਮਰਨ ਹਰਿ ਪੀਰ। 

ਦਾਰਿਦ ਰਹੈ ਨ ਤੀਰ' ॥੧॥ 

ਰੰਕਹਿ=ਕੰਗਾਲ ਨੂੰ।ਸੰ: ਰਬ੍ਹ]। ਦਾਰਿਦ=ਗ੍ਰੀਬੀ, ਕੰਗਾਲਤਾਈ। ਤੀਰ=ਕੰਢੇ, ਕੋਲ, ਨੇੜੇ। 
“ਪਾ:-ਪੀਰ ਪੀੜਾ। 

ਅਰਥ: 

(ਹੇ ਮਨ!) ਸ੍ਰੀ ਗੁਰੂ ਜੀ ਦੇ ਚਰਨਾਂ ਦੀ ਸ਼ਰਨ ਪਉ (ਤੇ) ਜਨਮ ਮਰਨ ਦੀ ਪੀੜਾ ਦੂਰ (ਕਰਾ 
ਲੈ), ਜਿਸ ਤਰ੍ਹਾਂ ਕੰਗਾਲ ਨੂੰ (ਜੇ) ਪਾਰਸ ਮਿਲ ਜਾਵੇ (ਤਾਂ) ਕੰਗਾਲਤਾਈ (ਉਸ ਦੇ) ਨੇੜੇ 
ਨਹੀਂ ਰਹਿ ਜਾਂਦੀ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਅੱਗੂਜ ਸ਼ੀ ਗੁਰ ਕੀਨ ਪਯਾਨੰ। 

ਅਲਲਾਚੀਨ ਬਿਹੰਗ ਜਿਹ ਥਾਨੰ।” 

"ਅਲਲਾਚੀਨ ਤੋ ਭੂਮ ਹੁੰਦਾ ਹੈ ਕਿ ਅਸਲ ਬਾਲੇ ਵਾਲੀ ਸਾਖੀ ਵਿਚ ਕੋਈ ਸਾਖੀਆਂ ਤਿੱਬਤ ਤੇ ਚੀਨ 
ਦੀਆਂ ਹੋਣਗੀਆਂ, ਜੋ ਹਿੰਦਾਲੀਆਂ ਨੇ ਹੋਰ ਰੂਪ ਵਿਖੇ ਢਾਲਕੇ ਲਿਖੀਆਂ। ਅਲਲਾਚੀਨ ਦਾ ਪ੍ਰਸੰਗ 
ਬਿਗੜੀ ਹੋਈ ਜਨਮ ਸਾਖੀ ਦੇ ਪੜ੍ਹਨ ਤੋ ਸੰਸਾ ਨਹੀਂ ਰਹਿ ਜਾਂਦਾ ਕਿ ਇਹ ਸਾਖੀ ਕਿਸ ਮਨੋਰਥ 
ਨਾਲ ਰਚੀ ਗਈ ਹੈ। ਓਥੇ ਦੱਸਿਆ ਹੈ ਕਿ ਇਸ ਕਠਨ ਥਾਵੇਂ ਅੱਗੇ ਇਕ ਕਬੀਰ ਆਯਾ ਹੈ, ਦੂਜੇ 
ਤੁਸੀਂ ਆਏ ਹੋ, ਤੇ ਤੀਸਰਾ ਤੁਹਾਡੇ ਮਗਰੋ ਹਿੰਦਾਲ ਆਵੇਗਾ। ਹਿੰਦਾਲ ਦੀ ਪਦਵੀ ਗੁਰੂ ਜੀ ਦੇ ਤੁੱਲ 
ਦੱਸਣਾ ਸਾਖੀ ਕਰਤਾ ਦਾ ਮਨੋਰਥ ਸੀ। ਸਾਡੇ ਕਵੀ ਜੀ ਨੇ ਇਸ ਸਾਖੀ ਨੂੰ ਤਾਂ ਲੈ ਲਿਆ ਹੈ ਤੇ 
ਹਿੰਦਾਲ ਵਾਲੀ ਗੱਲ ਕੱਢ ਦਿੱਤੀ ਹੈ। 

ਅਲਲਾਚੀਨ ਬਿਹੰਗ, ਗ਼ਾਲਬਨ ਕੋਈ ਅਤੀਤ ਚੀਨੀ ਸਾਧੂ ਹੋਣਾ ਹੈ ਜਿਸ ਨਾਲ ਵਾਰਤਾਲਾਪ ਹੋਈ, 
ਕਿਉਂਕਿ ਜਨਮਸਾਖੀ ਨੇ ਅਲਲਾਚੀਨ ਦੀ ਗੱਲ ਬਾਤ ਦਿੱਤੀ ਹੈ। ਇਸ ਨਾਮ ਦੇ ਪਰਬਤ ਲਈ ਖੋਜ 
ਕਰੀਏ ਤਾਂ ਛੋਟੀ ਤਿੱਬਤ ਯਾ ਲੋਦਾਖ਼ ਦੀ ਰਾਜਧਾਨੀ “ਲੇਹ” ਤੋ ਉਰੇ ਇਕ ਅਲਾਚੀ ਯਾ ਅਲਚੀ ਜਗਾ 
ਆਉਂਦੀ ਹੈ, ਜਿਥੇ ਸਿੰਧ ਨਦੀ ਉਤੇ ਪੁਲ ਹੈ। ਸ਼ਾਯਦ ਏਸ ਇਲਾਕੇ ਤੋ ਮੁਰਾਦ ਹੋਵੇ। 

ਫੇਰ ਅਲਲਾਚੀਨ ਪੰਛੀ ਬੀ ਲਿਖਿਆ ਹੈ, ਮੁਰਾਦ ਗ਼ਾਲਬਨ “ਇਲਲਾਚੀਨੀ? ਤੋਂ ਹੋਵੇ। ਇਲ ਚੀਨ ਤੋ 
ਇਲਲਾਚੀਨ ਚੀਨੀ ਉਕਾਬ। ਉੱਚੇ ਚਿਟਾਨਾਂ ਤੇ ਇਕ ਪੰਛੀ ਉਕਾਬ ਨਾਮੇ ਹੁੰਦਾ ਹੈ, ਜੋ ਹਿਰਨ, ਲੇਲੇ 
ਆਦਿ ਚੁੱਕ ਖੜਦਾ ਹੈ। ਸਗੋਂ ਏਹ ਪੰਛੀ ਇੰਨੇ ਵੱਡੇ ਬੀ ਹੁੰਦੇ ਹਨ ਕਿ ਤਾਤਾਰੀ ਕਿਰਗਿਜ਼ ਲੋਕੀਂ 
ਬਘਿਆੜ ਤੇ ਲੂ ਬੜ ਤਕ ਨੂੰ ਚੁੱਕ ਖੜਦਾ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1090 





ਖਿਆਲ ਇਹ ਕਹਿੰਦਾ ਹੈ ਕਿ ਮਾਨਸਰੋਵਰ ਤੋ ਸਤਿਗੁਰ ਸਿੱਧੇ ਯਾ ਇਧਰ ਉਧਰ ਫਿਰ ਟੁਰਕੇ ਲਾਸਾ 
(ਤਿੱਬਤ ਦੀ ਰਾਜਧਾਨੀ) ਗਏ ਹਨ ਤੇ ਓਥੋ' ਚੀਨ ਗਏ, ਨਾਨਕਿਨ ਆਦਿ ਹੋਕੇ ਬੁਹਮਾ ਦੇ ਰਸਤੇ 
ਤਨਾਸਰਮ (ਧਨਾਸਰੀ ਦੇਸ) ਹੋਕੇ ਫੇਰ ਉੱਤਰੀ ਪਹਾੜਾਂ ਦੇ ਰਸਤੇ ਹੀ ਵਾਪਸ ਆਕੇ ਜੰਮੂ ਤੋ ਹੇਠਾਂ 
ਉੱਤਰੇ ਹਨ। ਕਸ਼ਮੀਰ ਰਿਆਸਤ ਦੇ ਤਹਿਸੀਲਦਾਰ ਸਰਦਾਰ ਤੀਰਥ ਸਿੰਘ ਜੀ ਘਰਜਾਖੀਏ ਨੂੰ ਇੱਕ 
ਵੇਰ ਕਿਸ਼ਤਵਾੜ ਦੇ ਇਲਾਕੇ ਵਿਚ ਤਿੱਬਤ ਦੇ ਰਸਤੇ ਦੋ ਚੀਨੀ ਯਾਤਰੂ ਅੰਮ੍ਰਿਤਸਰ ਨੂੰ ਆ ਰਹੇ ਮਿਲੇ 
ਸਨ, ਓਹ ਦੱਸਦੇ ਸਨ “ਕਿ ਅਸੀਂ ਚੀਨੀ ਹਾਂ, ਨਾਨਕਿਨ ਸ਼ਹਿਰ ਦੇ ਨੇੜੇ ਰਹਿਣ ਵਾਲੇ ਹਾਂ। ਗੁਰੂ 
ਨਾਨਕ ਦੇਵ ਜੀ ਸਾਡੇ ਦੇਸ਼ ਗਏ ਹਨ, ਅਸੀਂ ਉਨ੍ਹਾਂ ਦੇ ਸ਼ਰਧਾਲੂ ਹਾਂ ਤੇ ਅੰਮ੍ਰਿਤਸਰ ਜੀ ਦੀ ਯਾਤ੍ਹਾ 
ਲਈ ਜਾ ਰਹੇ ਹਾਂ। “ ਗੜਤੋਕ ਤੇ ਮਾਨਸਰੋਵਰ ਦੇ ਲਾਗੇ ਦੇ ਤਿੱਬਤੀ ਸਿੱਖਾਂ ਨੂੰ ਦੇਖਕੇ ਸਤਿਕਾਰ 
ਕਰਦੇ ਹਨ। ਕਈ ਤਿੱਬਤੀ ਲੋਕ ਹਰ ਸਾਲ ਅੰਮ੍ਰਿਤਸਰ ਨੂੰ ਆਪਣਾ ਤੀਰਥ ਮੰਨਕੇ ਯਾਤ੍ਹਾ ਲਈ 
ਆਉਂਦੇ ਹਨ, ਤਿੱਬਤੀ ਲੋਕਾਂ ਦਾ ਮੰਤਰ ਇਹ ਹੈ:-ਓੱ ਮਨੀ ਪਦਮਿ ਹੁੰ। ((00 1080 1੧01੦ 
100) ਪਰ ਇਸ ਇਲਾਕੇ ਦੇ ਤਿੱਬਤੀ ਇਹ ਮੰਤਰ ਪੜ੍ਹਦੇ ਹਨ:-ਓੱ ਆੰਹੁੰ ਭਦਰਾ ਗੁਰੂ ਪਦਮਾ ਸਿਧੀ 
ਹੁਂ। 

[ਦੇਖੋ ਪੂਰਬਾਰਧ ਅਧਯਾਯ ੬੪, ਅੰਕ ੭੪ ਦੀ ਟੂਕ, ਪੰਨਾ ੬੮੮] 
ਇਨ੍ਹਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਗੁਰੂ ਜੀ ਤਿੱਬਤ ਵਿਚ ਤੇ ਚੀਨ ਦੇ ਕਿਸੇ ਹਿੱਸੇ ਵਿਚ ਫਿਰੇ 
ਹਨ। ਜੇ ਉਧਰ ਫਿਰੇ ਹਨ ਤਦ-ਉਨ੍ਹਾਂ ਦੇ ਮੰਦਰਾਂ ਵਿਚ, ਜਿਨ੍ਹਾਂ ਵਿਚ ਪੁਸਤਕਾਲੇ ਬੀ ਹਨ, ਬੁੱਤ ਬੀ 
ਹਨ, ਤੇ ਲਾੰਮੇ (ਸਾਧੂ) ਚੰਗੇ ਚੰਗੇ ਵਿਦਵਾਨ ਬੀ ਹਨ-ਇਨ੍ਹਾਂ ਲੋਕਾਂ ਨਾਲ ਮੇਲ ਜੋਲ ਚਰਚਾ ਵਿਚਾਰ 
ਜ਼ਰੂਰ ਹੋਏ ਹੋਣਗੇ। ਗ਼ਾਲਬਾਨ ਕੁਛ ਹਿੱਸਾ ਇਨ੍ਹਾਂ ਵਾਕਿਆਤ ਤੋਂ ਗੱਲਾਂ ਬਾਤਾਂ ਦਾ ਅਸਲੀ ਜਨਮਸਾਖੀ 
ਵਿਚ ਹੋਵੇ, ਜੋ ਹਿੰਦਾਲੀਆਂ ਨੇ ਸਭ ਉਡਾ ਦਿੱਤੀਆਂ। 
ਇਨ੍ਹਾਂ ਅਧਯਾਵਾਂ ਵਿਚ ਸੁਮੇਰ ਤੋ” ਟੁਰਕੇ ਕਾਕ ਭਸੁੰਡ, ਦੱਤਾਤ੍ਰੇਯ, ਪ੍ਰਹਲਾਦ, ਧੂ ਦੇ ਪ੍ਰਸੰਗ ਆਏ 
ਹਨ। ਏਹ ਸਾਰੇ ਪ੍ਰਸੰਗ ਕਵਿ ਜੀ ਨੇ ਸ਼ਾਸਤਰਾਂ ਵਿਚੋਂ ਅਪਣੇ ਪੜ੍ਹੇ ਹੋਏ ਇਸ ਤਰ੍ਹਾਂ ਇਥੇ ਦਿੱਤੇ ਹਨ 
ਕਿ ਕਥਾ ਜਾਣਨ ਵਾਲਿਆਂ ਨੂੰ ਏਥੋਂ ਹੀ ਸਾਰੀ ਕਥਾ ਮਲੂਮ ਹੋ ਜਾਵੇ। ਗੁਰੂ ਜੀ ਦੇ ਇਨ੍ਹਾਂ ਨਾਲ 
ਮਿਲਾਪ ਇੰਵ ਹਨ ਕਿ ਮਾਨੋ ਓਹ ਪਹਾੜਾਂ ਵਿਚ ਬੈਠੇ ਤਪ ਕਰ ਰਹੇ ਸਨ। ਹਾਂ, ਵਿੱਚ ਵਿੱਚ ਜ਼ਿਕਰ 
ਆ ਜਾਂਦਾ ਹੈ ਕਿ ਤੁਸੀਂ ਓਥੇ ਆ ਗਏ ਹੋ ਜਿੱਥੇ ਆਦਮੀ ਦੀ ਗਤੀ ਹੀ ਨਹੀਂ ਹੈ। 
ਨਰ ਕੀ ਨਹੀ ਗੰਮਤਾ ਈਹਾਂ-ਅਧਜਯਾ: ੬੬ ਅੰਕ ੬ 
ਤਾਰੇ ਤਰੇ ਛੋਰ ਕਰਿ ਸਭਿ ਹੀ-, , ੭੧, , ੨ 
ਰਹੇ ਪੁਕਾਸ਼ ਥਾਨ ਨਿਚ ਝਾਰੀ-, , ੭੧, , ੫ 
ਇਨ੍ਹਾਂ ਤੋਂ ਪਤਾ ਚਲਦਾ ਹੈ ਕਿ ਧਰਤੀ ਹੇਠਾਂ ਰਹਿ ਗਈ ਹੈ ਤੇ ਸਤਿਗੁਰੂ ਜੀ ਅਕਾਸ਼ਾਂ ਵਿਚ ਚਲੇ ਗਏ 
ਹਨ। ਇਹ ਗੱਲ ਫਿਰ ਧੂ ਜੀ ਸਫੁਟ ਕਹਿ ਦੇਂਦੇ ਹਨ:- 
ਭੂਚਰ ਖੇਚਰ ਕਿਨ ਪਹੁੰਚਾਏ ? -ਅਧਯਾ: ੭੨ ਅੰਕ ੫੯ 
ਪਹੁੰਚਾਯਾ? ਗੋਯਾ ਗੁਰੂ ਜੀ ਅਸਮਾਨਾਂ ਵਿੱਚ ਫਿਰ ਰਹੇ ਹਨ, ਧਰਤੀ ਉੱਤੇ ਨਹੀਂ ਹਨ। ਇਸ ਦੇ ਹੁਣ 
ਦੋ ਪਹਿਲੂ ਹਨ:- ਇਕ ਤਾਂ ਇਹ ਕਿ ਖਗੋਲ ਵਿਦਯਾ ਦੇ ਦੱਸੇ ਮੰਡਲਾਂ ਵਿਚ ਫਿਰ ਰਹੇ ਹਨ, ਦੂਸਰੇ 
ਆਤਮਕ ਵਿਦਯਾ ਦੇ ਦੱਸੇ ਮੰਡਲਾਂ ਵਿਚ। ਮਸਲਨ 'ਧੂ ` ਅਕਾਸ਼ਾਂ ਵਿਚ ਇਕ ਸਤਾਰਾ ਹੈ, ਜੋ ਠੀਕ 
ਉੱਤਰ ਵੱਲ ਹੈ, ਰਾਤ ਨੂੰ ਤੱਕ ਸਾਰੇ ਤਾਰੇ ਇਸ ਦੀ ਪੂਕੂਮਾਂ ਕਰਦੇ ਜਾਪਦੇ ਹਨ, ਸਾਡੀ ਪ੍ਰਿਥ੍ਹੀ ਤੋ 
ਮਾਨੋ” ਇਹ ਸਾਰੇ ਦਿੱਸਦੇ ਤਾਰਿਆਂ ਦਾ ਕੇਂਦੂ ਹੈ। ਇਹ ਇੰਨੀ ਦੂਰ ਹੈ ਕਿ ਇਸ ਦਾ ਪ੍ਰਕਾਸ਼ ੫੦ 
ਵਰਹੇ ਵਿੱਚ ਪ੍ਰਿਥਵੀ ਤੇ ਅੱਪੜਦਾ ਹੈ। ਇਹ ਸਾਈਂ ਦੀ ਕੁਦਰਤ ਵਿੱਚ ਸੰਭਵ ਹੈ ਕਿ ਪਵਿੱਤ੍ਰ ਤੇ 
ਉੱਚੀਆਂ ਰੂਹਾਂ ਦਾ ਨਿਵਾਸ ਸਥਾਨ ਹੋਵੇ, ਤੇ ਸਾਡੇ ਮਾਤਲੋਕ ਦੇ ਭਗਤ ਧੂ ਜੀ ਏਥੇ ਮੁਖੀ ਸੱਜਣ 
ਹੋਣ। ਇਸੀ ਪ੍ਰਕਾਰ ਹੋਰਨਾਂ ਲੋਕਾਂ ਵਿਚ ਸਤਿਗੁਰੂ ਜੀ ਪੁਹਲਾਦ ਆਦਿ ਭਗਤਾਂ ਨੂੰ ਮਿਲੇ ਹੋਣ ਅਤੇ 
ਆਪ ਓਥੇ ਸਾਥੀਆਂ ਸਣੇ ਸੂਖਮ ਸਰੀਰ ਨਾਲ ਗਏ ਹੋਣ, ਤੇ ਜੇ ਏਹ ਆਤਮਕ ਮੰਡਲ ਹਨ, ਤਾਂ ਸ਼੍ਰੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1091 





ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਪੁਜੀ ਦੇ ਅੰਤ ਵਿਚ ਰੂਹ ਦੀ ਤਰੱਕੀ ਅਨੁਸਾਰ ਉਸ ਦੇ ਨਿਵਾਸ ਦੇ 
ਟਿਕਾਣੇ ਯਾ ਅਵਸਥਾ ਏਹ ਦੱਸੀਆਂ ਹਨ:- 
ਗਯਾਨ ਖੰਡ ਵਿਚ ਸਤਿਗੁਰ ਜੀ ਨੇ ਇਨ੍ਹਾਂ ਦੇ ਨਿਵਾਸ ਗਿਣੇ ਹਨ:-ਕਾਨ੍ਹ, ਮਹੇਸ਼, ਬਰਮੇ, ਕਈ ਕਰਮ 
ਭੂਮੀਆਂ, ਕਈ ਮੇਰੁ (ਸੁਮੇਰੁ), ਧੂ ਉਪਦੇਸ਼ (ਭਾਵ, ਨਾਰਦ), “ਭੋਗ ਨਥ. ਵੱਜ ਤੇ ਉਇ ਛੜਾ ਤੇਜ 
ਬੀ ਦੱਸਿਆ ਹੈ ਯਥਾ-ਗਯਾਨ ਪੁਚੰਡ। ਤੇ ਓਥੇ ਨਾਦ ਬਿਨੋਦ ਕ੍ਰੋੜਾਂ ਆਨੰਦ ਹਨ। ਫਿਰ ਕਰਮ ਖੰਡ 
ਵਿਚ ਦੱਸਿਆ ਹੈ:-ਕਿ ਓਥੇ ਕਈ ਲੋਕਾਂ ਦੇ ਭਗਤ ਵਸਦੇ ਹਨ। 
ਸੋ ਇਨ੍ਹਾਂ ਆਤਮ ਮੰਡਲਾਂ ਵਿਚ ਗੁਰੂ ਜੀ ਭਗਤਾਂ ਨੂੰ ਉਨ੍ਹਾਂ ਦੇ ਆਪਣੇ ਆਪਣੇ ਤਰੱਕੀ ਦੇ ਟਿਕਾਣਿਆਂ 
ਮੂਜਬ ਮਿਲੇ। ਧੂ ਮਿਲਾਪ ਦੇ ਪਿੱਛੋਂ ਆਪ ਸਚਖੰਡ ਜਾਂਦੇ ਹਨ। ਸੋ ਧੂ ਦਾ ਟਿਕਾਣਾ ਕਰਮ ਖੰਡ ਵਿੱਚ 
ਹੋਣਾ ਹੈ (ਯਥਾ- “ਤਿਥੈ ਭਗਤ ਵਸਹਿ ਕੇ ਲੋਅ”) ਕਿਉਂਕਿ ਧੂ ਜੀ ਸ਼ਿਰੋਮਣੀ ਭਗਤਾਂ ਵਿਚੋਂ' ਹੋਏ 
ਹਨ ਇਸ ਕਰਕੇ ਓਹ ਕਰਮ ਖੰਡ ਦੇ ਭਗਤਾਂ ਵਿਚ ਸਮਝਣੇ ਚਾਹੀਏ। ਇਥੇ ਹੀ ਗੁਰੂ ਜੀ ਨੇ ਬਾਲੇ 
ਮਰਦਾਨੇ ਨੂੰ ਛੋੜਿਆ (ਇਸ ਵਿਚਾਰ ਲਈ ਕਿ ਆਪ ਦੇਹ ਨਾਲ ਕੀਕੂੰ ਅਦੇਹ ਮੰਡਲਾਂ ਵਿਚ ਗਏ, 
ਦੇਖੋ ਸ਼ੀ ਗੁਰ ਨਾਨਕ ਪ੍ਰਕਾਸ਼ ਉਤ੍ਰਾਰਧ ਦੇ ਅਧਯਾਯ ੧ ਦੇ ਅੰਕ ੮ ਦੀ ਟੂਕ)। 
ਸੋ ਆਪ ਸਚਖੰਡ ਗਏ, ਸਚਖੰਡ ਦਾ ਹਾਲ ਦੱਸਣਾ ਗੁਰੂ ਜੀ ਨੇ ਕਰੜਾ ਸਾਰ ਲਿਖਿਆ ਹੈ। ਕਵੀ ਜੀ 
ਨੇ ਅੱਗੇ ਚੱਲਕੇ ਆਪਣੇ ਖਿਆਲ ਤੇ ਵਾਕਫੀਅਤ ਦੀ ਸੁੰਦਰਤਾ ਦੇ ਸਾਮਾਨ ਗਿਣਕੇ ਕੁਛ ਸਚਖੰਡ ਦੀ 
ਛਬੀ ਦਾ ਨਕਸ਼ਾ ਬੰਨ੍ਹਣ ਦਾ ਯਤਨ ਕੀਤਾ ਹੈ। ਉੱਵ ਸਚਖੰਡ ਕੋਈ ਦੇਸ਼ ਕਾਲ ਦੀ ਥਾਂ ਨਹੀਂ, ਓਹ 
ਸਾਰੇ ਹੈ' ਤੇ ਸਾਰੇ ਦਾ ਕੇਂਦੂ ਹੈ, ਉਸ ਵਿਚ ਸਭ ਕੁਝ ਹੈ ਤੇ ਓਹ ਸਭ ਦੇ ਅੰਤਰਭੂਤ ਹੈ। 
ਗਜਨ! ਗਹਿਤਿ? ਜੋ ਨਿਜ ਪਗ ਚੁੰਚੇ2। _'ਹਿਰਨ, ਛੋਟਾ ਬਾਰਾਂ ਸਿੰਗਾ। ਫਾਛ, ਗੋਜ਼ਨ। 
ਰਹ (ਅ) ਹਾਥੀ। “ਫੜਦਾ। “ਜ਼ੁੰਝ ਨਾਲ। 


ਲੇ ਕਰਿ ਉਡ ਜਾਵਹਿ ਨਭ ਊਚੇ 


॥੨॥ 

ਨਿਜ ਕੋ ਦੀਰਘ ਦੇਹਿ ਅਕਾਰਾ। 

ਜੁਗ ਪੰਖਨ ਕੋ ਵਡ ਬਿਸਤਾਰਾ। 

ਹੁਤੇ ਜਹਾਂ ਪਹੁੰਚੇ ਸੁਖਰਾਸਾ। 

ਕਰਤਿ ਤਹਾਂ ਪੁਹਲਾਦ ਸੁ ਬਾਸਾ ॥੩॥ 
ਲੋਚਨ ਮੁੰਦ੍ਰਿਤ ਬੈਠਯੋ ਜਹਿਂਵਾ। 

ਚਲਿ ਸ਼੍ਰੀ ਨਾਨਕ ਪਹੁੰਚੇ ਤਹਿੰਵਾ। 
'ਸ਼ੀ ਕਰਤਾਰੰ ਸ਼ੀ ਕਰਤਾਰਾ। ” 

ਉਚੀ ਧੁਨਿ ਸੋਂ ਕੀਨ ਉਚਾਰਾ ॥੪॥ 
ਛੁਟਯੋ ਧਯਾਨ ਜਬ ਪੁਭੁ ਕੋ ਦੇਖਾ। 
ਮਨ ਮਹਿ ਬਿਸਮਤਿ ਭਯੋ ਬਿਸ਼ੇਖਾ। 
ਬੂਝਯੋ “ਕੌਨ, ਕਹਾ ਤੇ ਆਏ ? 

ਇਹ ਠਾਂ ਤੁਮ ਕੋ ਕੌਨ ਲਿਆਏ? 
॥੫॥ 

ਨਰ ਕੀ ਨਹੀਂ ਗੰਮਤਾ ਈਹਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1092 


ਆਗੇ ਜਾਵਨ ਕਿਹ ਠਾਂ ਪੁੀਹਾ?” 

ਅਸ ਪੁਕਾਰ ਕੇ ਸੁਨਿ ਕਰਿ ਬੈਨਾ। 
ਤਿਹ ਸੋ ਬੋਲੇ ਪੰਕਜ ਨੈਨਾ ॥੬॥ 
“ਸਿਮਰਯੋ ਨਾਮ ਜੁ ਤੁਮ ਬਿਧਿ ਨੀਕੀ। 
ਸ਼ਰਧਾ ਧਰੀ ਅਧਿਕ ਨਿਜ ਜੀ ਕੀ। 
ਨਿਸ ਬਾਸੁਰ ਭੈ ਸਰਬ ਨਿਵਾਰਾ। 
ਏਕ' ਨਾਮ ਕੋ ਕੀਨ ਉਚਾਰਾ ॥੭॥ 
ਰੱਖਯਾ ਕਰੀ ਤੋਹਿ ਜਿਨ ਭੂਰੀ। 
ਦੋਖੀ ਮਾਰ ਬਿਦਾਰੇ ਦੂਰੀ। 

ਹਮ ਉਪਾਸਕੀ ਤਿਸੀ ਨਾਮ ਕੇ। 
ਗੁਣ ਸਿਮਰਹਿਂ ਸਦ ਸੁਖ ਨਿਧਾਨ ਕੇ” 'ਪਾ:-ਸਦਾ ਸੁਖ ਧਾਮ ਕੇ, ਸਭ ਸਖੀ ਧਾਮ ਕੇ। 





॥੮॥ 

ਤਿਹ ਕੀ ਸ਼ਕਤਿ ਧਰਹਿਂ ਨਿਜ ਪਾਹੂ!। _ 'ਪਾਸ। 
ਆਏ ਤੁਮ ਦਰਸ਼ਨ ਕੀ ਚਾਹੂ। ' 

ਸੁਨਤਿ ਪ੍ਰਹਲਾਦ ਬਚੰਨ ਉਚਰਾ। 

“ਕੋ _ਬਾਸਨ ਧੋਇ ਉੱਜਲ ਕਰਾ? 


॥੯॥ 

ਕਾਂ ਕੋ ਦੂਧ ਚੋਇ ਕਰਿ ਲੀਨਾ? 

(ਦੁੱਧ ਜਮਾਉਣ, ਮੱਖਣ ਦਾ ਦ੍ਰਿਸ਼ਟਾਂਤ) 

ਕੌਨ ਤਾਵ ਸੋ ਤਾਵਨ ਕੀਨਾ? 

ਕੌਨ ਸਮਾਇਨ ਤਾਂ ਮਹਿਂ ਪਾਯਾ। 

ਕੌਨ ਥਾਨ ਦਧਿ!' ਰਾਖਿ ਜਮਾਯਾ? 
॥੧੦॥ 

ਕਿਸ ਬਿਧਿ ਮਥਿ ਕੈ ਕਾਢਯੋ ਮਾਖਨ? 
ਪੁਨ ਕੈਸੇ ਕੀਨੋ ਤੁਮ ਚਾਖਨ? 

ਕਹਿਯੇ ਸਭਿ ਮੋ ਕੋ ਬੀਚਾਰਾ। 

ਜਿਹ _ਬਿਧਿ ਕੀਨੀ ਨੀਕੀ ਕਾਰਾ 
॥੧੧॥ 

ਦੋਹਰਾ: 

ਬੋਲੇ ਸ਼ੀ ਨਾਨਕ ਤਬੈ, “ਤਨ ਬਾਸਨ ਕੋ 
ਧੋਇ। 

ਧੇਨੁ! ਖਿਮਾ ਕੇ ਪਾਸ ਤੇ, ਦੂਧ 'ਗਊ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੰਤੋਖਹਿ ਚੋਇ ॥੧੨॥ 
ਚੌਪਈ: 





ਤਨ ਤਾਪਨ ਕੋ ਤਾਵਨ! ਤਾਯਾ। 

ਗੁਰ ਉਪਦੇਸ਼ ਸਮਾਇਨ' ਪਾਯਾ। 

ਸਤਿ ਸੰਗਤ ਮਹਿ ਭਲੋ ਸਥਾਨਾ। 

ਰਾਖਿ ਜਮਾਯੋ ਤਹਾਂ ਸੁਜਾਨਾ! ॥੧੩॥ 

ਮਨ ਬਿਚਾਰ ਕੀ ਮਥਨੀ' ਕਰਿ ਕੈ। 

ਆਪਾ ਤਜਿਨ ਮਥਯੋ!' ਹਿਤ ਧਰਿ ਕੈ। 

ਭਾਣਾ ਮਨਨ ਚਾਖ ਕਰਿ ਸਾਦਾ'। 

ਤ੍ਰਿਪਤ ਭਏ ਸ਼੍ਰੀ ਗੁਰੂ _ਪ੍ਰਸਾਦਾ” 
॥੧੪॥ 

ਸੁਨਿ ਪੁਹਲਾਦ ਭਗਤਿ ਅਸ ਬਾਨੀ। 

ਬੰਦਨ ਕੀਨਿ ਜੋਰ ਜੁਗ ਪਾਨੀ। 

ਤਿਹ ਕੋ ਪ੍ਰੋਮ ਦੇਖਿ ਸੁਖਧਾਮਾ। 

ਆਪ ਕਰੀ ਤਿਹ ਚਰਨ ਪੁਣਾਮਾ 
॥੧੫॥ 

ਦੁਹਿ ਦਿਸ਼ਿ ਹੋਵਾ ਹਰਖ ਬਿਸਾਲਾ। 

ਕਹਿਤਿ ਬਚਨ ਪ੍ਰਹਲਾਦ ਰਸਾਲਾ। 

“ਤੁਮ ਅਵਤਾਰ ਭਏ ਜਗ ਮਾਂਹੀ। 

ਜਯੋ` _ਨਰਸਿੰਘ ਭਏ ਮਮ ਚਾਹੀ 
॥੧੬॥ 

ਜਬ ਜਗ ਸੰਤ ਦੁਖਹਿਂ ਕਿਹ ਰੀਤੀ। 

ਬਹੁਰੋ ਧਰਮ ਹੋਤਿ ਬਿਪਰੀਤੀ'। ।ਉਲਟ। 
ਤਬ ਤਨ ਧਰਿ ਸੰਕਟ ਜਨ ਖਾਪੂ'। 'ਜਨਾਂ ਦੇ ਸੰਕਟ ਨਾਸ਼ ਕਰਨ ਨੂੰ। 
ਜਗ ਮਹਿ ਦੇਹਿ ਧਰਮ ਕੋ ਥਾਪੂ!? 'ਧਰਮ ਸਥਾਪਨ ਕਰਦਾ ਹੈ। 
॥੧੭॥ 

ਕਰਿ ਉਸਤਤਿ ਪੁਨ ਕਿਯ ਪਦ ਬੰਦਨ। 
ਦਰਸ਼ਨ ਕਰਿਹੀ ਦੋਖ ਨਿਕੰਦਨ। 

ਸ਼ੀ ਅੰਗਦ ਜੀ ਸੁਨਿ ਹਿਤ ਸਾਥਾ। 

ਮੈ' ਬੂਝਤਿ ਭਾ ਬਹੁਰੋ ਗਾਥਾ ॥੧੮॥ 
“ਅਪਨੀ ਕਥਾ ਸੁਨਾਵਹੁ ਸਾਰੀ। 


1093 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਯੋ' ਪੁਭੁ ਰੱਖਯਾ ਕੀਨਿ ਤੁਮਾਰੀ। 
ਸਰਬ ਜਗਤ ਮਹਿ' ਬਿਦਤ ਕਹਾਨੀ। 
ਸੋ ਨਿਜ ਮੁਖ ਤੇ ਕਰਉ ਬਖਾਨੀ? 
॥੧੯॥ 

ਜਬ ਮਮ ਬੈਨ ਸੁਨੇ ਅਸ ਕਾਨਾ। 
ਬੋਲਯੋ ਤਬ ਪੁਹਲਾਦ ਸੁਜਾਨਾ 
“ਪੂਰਬ ਏਕ ਸਮੈ ਜਗਨਾਹੂ'। 
(ਪੁਹਲਾਦ ਦੀ ਆਦਿ ਕਥਾ) 

ਧਾਰਤਿ ਭੇ ਅਵਤਾਰ ਬਰਾਹੂ' ॥ ੨੦॥ 
ਮਮ ਪਿਤਭੁਾਤਾ' ਛਿਤ? ਕੋ ਲੀਨੇ। 
ਗਯੋ ਰਸਾਤਲ!' ਗਰਬਤਿ ਪੀਨੇ?। 


ਤਿਹ ਕੋ ਮਾਰਿ, ਲੀਨਿ ਤਬ ਛੋਨੀ?। 
ਅਸਥਾਪਨ ਕੀਨੀ ਜਗ ਜੋਨੀ! ॥੨੧॥ 
ਜਬ ਤਿਹ ਮਰਨ ਸੁਨਯੋ ਪਿਤ ਮੇਰੇ। 
ਭੁਤ ਸ਼ੋਕ ਮਹਿ ਦੁਖਿਤਿ ਘਨੇਰੇ। 
ਹਿਰਦੈ ਕੀਨ ਬਹੁਰ ਵਡ ਕ੍ਰੇਂਧਾ। 


-ਲੇਉ' ਬੈਰ ਕਰਿ' ਬਿਸ਼ਨੁ ਬਿਰੋਧਾ!- 
॥੨੨॥ 

ਨਿਜ ਦਸਨਨ ਸੋ ਅਧਰਨ ਕਾਟੇ'। 
ਕਹਿਤਿ ਭਯੋ ਭ੍ਰਿੱਤਨ ਸਨ ਡਾਂਟੇ'। 

- ਹਨਯੋ ਬਿਸ਼ਨੁ ਨੇ ਭੁਾਤਾ ਮੋਰਾ। 
ਜਿਹ ਕੋ ਹੁਤੋ ਤੇਜ ਵਡ ਘੋਰਾ! 
॥੨੩॥ 

ਯੱਦਯਪਿ ਸਮ! ਹੈ ਅਹਿਰਿਪੁ ਕੇਤੂ”। 


ਕਰਤਿ ਬਿਖਮਤਾ! ਭਗਤਨ ਹੇਤੂ। 
ਗਤਿ ਲਜਾ!, ਬਹੁ ਕਪਟ? ਪੂਬੀਨਾ। 
ਅਪਨੇ _ ਸਿਮਰਨ ਕੇ ਹਿਤ _ਭੀਨਾ 
॥੨੪॥ 

ਛਲ ਕਰਿ ਸ਼ੂਕਰ' ਧਾਰਿ ਸਰੂਪਾ। 
ਹਨਯੋ ਸਹੋਦਰ ਮਮ ਸੁਖਰੂਪਾ'। 


1094 





'ਜਗਤ ਦੇ ਸੁਆਮੀ। 


'ਸੂਰ ਦਾ। 

'ਚਾਚਾ। “ਪ੍ਰਿਥਵੀ। 

'ਪਾਤਾਲ ਦੇ ਸੱਤਾਂ ਲੋਕਾਂ ਵਿਚੋਂ ਛੇਵਾਂ ਲੋਕ। 
?ਤਕੜਾ। 

'ਮਾਰਕੇ। ਪ੍ਰਿਥਵੀ ਲੈ ਲਈ। 

'ਜਗਤ ਦੇ ਕਾਰਨ (ਵਾਹਿਗੁਰੂ) ਨੇ। 


'ਵਿਸ਼ਨੂ ਨਾਲ ਵਿਰੋਧ ਕਰਕੇ। 'ਪਾ:-ਬਰ। 


ਦੰਦਾਂ ਨਾਲ ਬੁਲ੍ਹਾਂ ਨੂੰ ਕੱਟੇ। 
/ਡਾਂਟਕੇ। 


'ਭਮਾਨਕ। 


ਮੁਰਾਦ ਹੈ ਸਮਦ੍ਰਿਸ਼ਟੇ ਹੋਣ ਤੋਂ। “ਵਿਸ਼ਨੂੰ (ਸੱਪਾਂ 
ਦੇ ਵੈਰੀ ਗਰੁੜ-ਦੀ ਕੇਤੂ ਧੂਜਾ ਵਾਲਾ)। 

'ਭਾਵ ਸਮਦ੍ਰਿਸ਼ਟਾ ਨਹੀਂ ਰਹਿੰਦਾ। 

/'ਨਿਲੌਜ। “ਖੋਟ ਵਿਚ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1095 





ਦਿਜ ਸੁਰ ਕਾਰਨ! ਤਿਹ ਨੈ ਮਾਰਾ। ਬ੍ਰਾਹਮਣਾਂ ਤੇ ਦੇਵਤਿਆਂ ਦੀ ਖਾਤਰ। 

ਅਭੈ _ਕਿਯੇ _ਤੇ! ਜਗਤ _ਮਝਾਰਾ_'ਓਹ ਭਾਵ ਬ੍ਰਾਹਮਣ ਤੇ ਦੇਵਤੇ। 

॥੨੫ || 

ਅਬ ਤੁਮ ਜਾਹੁ ਖੋਜਿ ਜਗ ਸਾਰੋ। 

ਦਿਜਾਂ ਮੁਨਿ? ਧੇਨੁ” ਸਕਲ ਸੰਘਾਰੋ“। __ 'ਬ੍ਰਾਂਹਮਣ। ਮੁਨੀ। “ਗਊਆਂ। “ਸਭ ਮਾਰ ਦਿਓ। 


॥੨੭॥ 

ਤੀਨਨੈਨ, ਪੁਨ ਇਲਵਲ, ਪਾਕਾ। 

ਸਕੁਨਿ, ਪਲੋਮਨ ਅਤਿ ਬਲ ਜਾਂਕਾ। 
ਬਿੱਪੁਚਿਤ! ਤੇ ਆਦਿ ਆਪਾਰਾ। - ।ਇਹ ਸਾਰੇ ਦੈਂਤਾਂ ਦੇ ਨਾਮ ਹਨ। 


ਸੁਨਿ ਰਜਾਇ ਗੇ! ਜਗਤ _ਮਝਾਰਾ_ 'ਗਏ। 
॥੨੮॥ 

ਮੁਨਿਵਰ' ਬਿੱਪੁ ਬ੍ਰਿੰਦ ਜਹਿੰ ਰਹਿੰਹੀਂ। _'ਸਰੇਸ਼ਟ ਮੁਨੀ। 
ਕਰਹਿ ਉੱਪਦੂਵ' ਮਿਲਿ ਕਰਿ ਤਿਹ _'ਅਨਰਥ। 
ਹੀ। 

ਗ੍ਰਾਮ ਨਗਰ ਕੋ ਅਗਨਿ ਲਗਾਵੈ'। 

॥੨੯॥ 

ਦੀਨੋ ਅਸ ਪ੍ਰਕਾਰ ਬਹੁ ਤ੍ਰਾਸਾ। 

ਭਾਜੇ ਮੁਨਿ ਦਿਜ ਤਜੇ ਨਿਵਾਸਾਂ। 

ਮੰਦਰ ਢਾਹਿ ਮਿਲਾਵਹਿੰ ਧੂਰੀ। 

ਜੱਗਯ ਹੋਮ ਤਪ ਕਿਯ ਸਭਿ ਦੂਰੀ 

॥੩੦॥ 

ਬਯਾਕੁਲ ਭਈ ਪੂਜਾ ਤਬ ਭਾਰੀ। 

ਗਿਰੇ ਸੁਰਗ ਤੇ ਜੇ ਸੁਰ ਝਾਰੀ”। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਅਪਰ ਬੇਖ ਧਰਿ ਛਿਤ! ਮਹਿ ਰਹਿਹੀਂ। 
ਜੱਗ ਹੋਮ ਕੋ ਨਾਮ ਨ ਕਹਿਹੀਂ ॥੩੧॥ 
ਦਹਰਾ : 

ਹਿਰਨਕਸ਼ਪ ਮਮ ਪਿਤਾ ਤਬ, ਗਯੋ 
ਕਰਨ ਤਪ ਹੇਤ। 
-ਜੀਤੌ` ਦਿਗ ਦਿਗਪਾਲ' ਯੂਤ- ਯਹਿ 
ਸੰਕਲਪ ਸਮੇਤ ॥ ੩੨॥ 

ਚੌਪਈ: 

ਦਿਢ ਵਿਚਾਰ ਯੌ ਕਰਿ ਉਰ ਆਪੂ। 
ਲਗਜਯੋ ਕਰਨ ਤਪ ਸਹਤਿ ਸੰਤਾਪੂ!। 
ਮੰਦਰ ਗਿਰ' ਦ੍ਰੋਣੀ” ਪਰ ਠਾਢਾ”। 
ਮਹਾਂ _ਉੱਗ੍ਰ ਤਪ ਸੋ ਹਿਤ ਬਾਢਾ" 


॥੩੩॥ 
ਉਰਧ ਬਾਹੁ!, ਜਟਾ ਸਮ ਭਾਨਾ”। 


ਛਿਤ' ਪਰ ਪਗ ਅੰਗੁਸ਼ਟ? ਟਿਕਾਨਾ। 
ਤਿਹ ਅਲੈਬ'! ਠਾਂਢੋ ਕਿਤ ਕਾਲਾ। 

ਕੀਨ _ਕਠਨ ਤਪ ਜਬਹਿ _ਬਿਸਾਲਾ 
॥੩੪॥ 

ਜਟ ਤੇ! ਅਗਨਿ ਧੂਮ ਪਰਕਾਸਾ। 
ਪਸਰ ਪਰਜਯੋ ਸੋ ਚਹੁੱਦਿਸ ਪਾਸਾ। 

ਅਧੁ ਊਰਧ! ਸਭਿ ਜਗਤ ਮਝਾਰੀ। 
ਤਿਹ ਤੇ ਬਯਾਕੁਲ ਸੁਰ! ਨਰ ਝਾਰੀ? 
॥੩੫॥ 

ਛੁਭਤਿ ਸਿੰਧ, ਤਾਰਾਗਣ ਗਿਰਹੀ”। 


ਦਹਿਦਿਸ਼ ਪ੍ਰਲਯ ਜ੍ਰਾਲ ਜਾਨੁ ਜਰਿਹੀ'। 
ਦੀਪ ਸਹਤ ਛਿਤ' ਸਰਬ ਬਿਸਾਲਾ। 
ਸੈਲ ਸੰਪੂਰਨ ਭਾ ਭੂਚਾਲਾ! ॥੩੬॥ 
ਵਡੋ ਤਾਸ ਧਰਿ ਉਰ ਸੁਰ ਸਾਰੇ। 
ਕਮਲਾਸਨ!' ਕੇ ਪਾਸ ਪਧਾਰੇ। 

ਬੰਦਨ ਕਰਿ ਨਿਜ ਬਿਨੈ ਸੁਨਾਈ। 


1096 





/ਧਰਤੀ। 


'ਭਾਵ (ਦਸ਼ੋ) ਦਿਸ਼ਾ ਦੇ ਪਾਲਨ ਕਰਨ ਵਾਲੇ 
ਮਰੁਤ, ਕੁਬੇਰ, ਈਸ਼, ਬੁਹਮਾ, ਅਨੰਤ। 


'ਦੁਖ ਨਾਲ। (ਅੰ) ਕਠਿਨਤਾ ਵਾਲਾ। 
'ਮੰਦਾਚਲ ਪਰਬਤ ਦੀ। “ਚੋਟੀ। “ਖੜਾ ਹੋਯਾ। 
'ਵਧਾਇਆ। 


/ਉਪਰ ਬਾਹਾਂ। “ਸੂਰਜ (ਦੀਆਂ ਕਿਰਨਾਂ) ਵਾਂਡੂ 
ਜਟਾਂ। 

/ਧਰਤੀ। “ਪੈਰ ਦਾ ਅੰਗੂਠਾ। 

'ਆਸਰੇ। 


'ਜਟਾਂ ਵਿਚੋਂ। 


ਹੇਠਾਂ ਤੇ ਉਪਰ। 
'ਦੇਵਤੇ ਤੇ। “ਪੁਰਸ਼ ਸਾਰੇ। 


'ਤੂਫਾਨ ਆਏ ਸਮੁੰਦਰ ਵਿੱਚ। “ਤਾਰੇ (ਅਕਾਸ਼ 
ਵਿਚੋ) ਡਿੱਗਣ ਲਗੇ। 

!ਪਰਲੋ ਦੀ ਅਗਨੀ ਮਾਨੋ ਬਲ ਰਹੀ ਹੈ। 
'ਦੀਪਾਂ ਸਮੇਤ ਪ੍ਰਿਥਵੀ। 
!ਪਹਾੜਾਂ ਸਾਰਿਆਂ ਵਿਚ ਭੁੰਚਾਲ। 


'ਬੁਹਮਾ ਜੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


-ਕਸ ਨਚੰਤ ਤੁਮ? ਲੋਕਨ ਰਾਈ ! 
॥੩੭॥ 
ਹਿਰਨਕਸ਼ਪ ਤਪ ਕਰਤਿ ਕਠੋਰਾ। 

ਜਗ ਮਹਿ ਭੈ ਪਸਰਜੋ ਚਹੁ' ਓਰਾ। 
ਇਕ ਛਿਨ ਧੀਰ ਨ ਰਹਿਤ ਹਮਾਰੀ। 
ਤਿਹ ਉਪਸ਼ਮ! ਕੋ__ਕਰੁਹ ਬਿਚਾਰੀ 
॥੩੮॥ 

ਲੋਕ ਤੁਮਾਰ! ਨ ਨਾਸਹਿਂ ਜਾਵਦ। 
ਆਪ ਉਪਾਇ ਕਰੁਹ ਕੋ ਤਾਵਦ। 

ਹਮ ਸੁਧ ਸੁਨੀ ਕਾਨ ਜਗ ਮਾਂਹੂ। 
ਲੇਨਿ ਬ੍ਰਹਮਪੁਰਿ ਕੀ ਤਿਹ ਚਾਹੂ 
॥੩੯॥ 

ਪਾਪ ਪੁੰਨ ਕੋ ਭੇਦ ਮਿਟਾਊ। 

ਅਪਰ ਰੀਤਿ ਜਗ ਬੀਚ ਚਲਾਊ। 

ਅਸ ਪੁਕਾਰ ਜੋ ਹੋਇ ਕਦਾਪੀ। 

ਮਿਟੇ ਬੇਦ ਬਿਧਿ ਪੁੰਨਿ ਰੁ ਪਾਪੀ! 
॥੪੦॥ 

ਅਬ ਜਸ ਉਚਿਤ ਆਪ ਤਸ” ਕਰੀਏ। 
ਨਾਥ ! ਜਗਤ ਸੰਕਟ ਪਰਹਰੀਏ”। 

ਗੋ! ਦ੍ਹਿਜ, ਧੇਨੁ, ਜਿ ਸੰਤ ਮਹਾਨਾ। 
ਕਰਨਹਾਰ _ਸਭਿ ਕੇ _ਕਲਿਆਨਾ 
॥੪੧॥ 

ਸਗਰੇ ਕਰਮ ਧਰਮ ਕੇ ਸੇਤੂ'। 

ਤੁਮ ਭੂਤਨ ਕੇ ਕਰਤਾ ਹੇਤੂ '-। 

ਸੁਨਿ ਬਿਰੰਚਾ'ਂ ਅਮਰਨ? ਕੀ ਬਾਨੀ। 
ਨਿਜ ਹਿਤ ਕੀ ਲਖਿ ਕਰਿ ਸਨਮਾਨੀ 
॥੪੨॥ 

ਗਮਨਜਯੋ ਦੈਤ ਰਾਜ ਕੇ ਪਾਸਾ। 

ਕਰਤਿ ਕਠਨ ਥੋਂ ਤਪ ਜਿਹ ਆਸਾ। 
ਸੋ ਤਿਹ ਠਾਂ ਨਹਿ ਦੇਤਿ ਦਿਖਾਈ। 
ਤ੍ਰਿਂ ਤਰੁ? ਲਤਾ” ਦੇਹਿ ਸਭਿ ਛਾਈ“ 


1097 





ਪੁੰਨੀ ਤੇ ਪਾਪੀਆਂ ਦੀ। 


'ਜੈਸਾ। “ਤੈਸਾ। 
ਦੂਰ ਕਰੋ। 
'ਪ੍ਰਿਥਵੀ। 


'ਪੁਲ ਭਾਵ ਆਸਰਾ। 
ਜੀਵਾਂ ਦੇ ਸੁਖੀ ਕਰਨ ਵਾਲੇ। 
ਬ੍ਰਹਮਾ ਨੇ। “ਦੇਵਤਿਆਂ ਦੀ। 


ਜਿਸ ਤਰਫ। 


'ਘਾਹ। “ਬ੍ਰਿੱਛ। “ਵੇਲਾਂ ਨਾਲ। “ਢੱਕੀ ਹੋਈ ਸੀ 
ਦੇਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1098 





॥੪੨॥ 

ਭੇਦਿ ਸਰੀਰ ਕੁਸ਼ਾ! ਕੋ ਬਯੁਹਾ”। ਦੱਭ ਨਾਮੇ ਘਾਸ। 'ਸਮੂਹ। 

ਬੇਨਾ! ਬਿੱਛ ਕੇ ਖਰੇ ਸਮੂਹਾ। 'ਬਾਂਸ (ਅ) ਵਨ ਨਾਮੇ ਇਕ ਪਹਾੜੀ ਬ੍ਰਿੱਛ। 

ਬਾਂਬੀ' ਜਿਹ ਕੇ ਤਨ ਚਹੁ' ਓਰੇ”। 'ਸਿਉਂਕ ਦੀ ਮਿਟੀ ਦਾ ਛੱਤਾ (ਅ) ਵਰਮੀ। 
2ਚਾਰੋ' ਪਾਸੇ। 

ਅਸਥਿ' ਮਾਤ _ਰਹਿਗੇ ਤਹਿ ਜੋਰੇ? 'ਹੱਡੀਆਂ। “ਜੋੜ (ਸਰੀਰ ਦੇ)। 

॥੪੪॥ 

ਤੁਚਾ', ਮੇਦਾ:, ਸ਼੍ਰੋਨਤ”, ਪੁਨ", ਮਾਸੂ=। _'ਚਮੜੀ। “ਮਿੱਥ। “ਲਹ। “ਫਿਰ। “ਮਾਸ। 

ਭਖਿਗੀ! ਸਭਿ ਪਪੀਲਕਾ? ਤਾਸੁ। ____ 'ਖਾਂ ਗਈ ਆਂ। “ਕੀੜੀਆਂ। 

ਯੌ ਬਾਂਬੀ ਤ੍ਰਿਨ ਮਾਂਹਿਂ ਪ੍ਰਕਾਸ਼ੇ। 'ਮਿੱਟੀ ਤੇ ਤਿਨਕਿਆਂ ਵਿਚ (ਉਹ)। 

ਮਨਹੁ ਮੇਘ ਮੈਂ? ਦਿਨਕਰ? _ਭਾਸੇ _'ਬੱਦਲਾਂ ਵਿਚ। “ਸੂਰਜ। 


॥੪੫॥ 

ਤਪ ਕਠਨੀ' ਅਵਲੋਕ ਬਿਧਾਤਾਂ। 'ਬ੍ਹਮਾ। 'ਪਾ:- ਕਰਨੀ। 
ਬਿਸਮਜੋ ਰਿਦੈ ਨ ਕਛੁ ਕਹਿ ਜਾਤਾ। 

ਉਚੇ ਸੁਰ ਸੋ" ਗਿਰਾ ਉਚਾਰੀ। 

-ਉਠਿ ਸੁਤ! ਜਗੇ! ਸੁਕ੍ਰਿਤ” ਫਲ 'ਜਾਗੇ ਹਨ। “ਚੰਗੇ ਕਰਮਾਂ ਦੇ। 


ਭਾਰੀ ॥੪੬॥ 

ਪੁਰਬ ਤਪ ਨ ਕੀਨ ਅਸ' ਕਾਂਹੀ”। 'ਐਸਾ। ਕਿਸੇ ਨੇ। 

ਆਗੇ ਕੋ ਨ ਕਰੈ ਜਗ ਮਾਂਹੀ। 

ਦਿਬਜ ਬਰਖ਼' ਸ਼ਤ! ਨੀਰ? ਬਿਹੀਨਾ”। _ 'ਸੌ। 'ਪਾਣੀ। “ਬਿਨਾ। 

(ਦਿਬਜ ਬਰਖ ਨਿਰਣਾ) 

'ਦਿੱਬਜ ਬਰਖ਼ ਦਾ ਹਿਸਾਬ ਐਉਂ ਹੈ:- ੨੪ ਘੰਟੇ ਦਾ ਇਕ ਦਿਨ ਰਾਤ ਪ੍ਰਿਥਵੀ ਦਾ, ੩੬੦ (ਯਾ 
੩੬੫) ਦਿਨ ਰਾਤ ਦਾ ਇਕ ਵਰਹਾ ਪ੍ਰਿਥਵੀ ਦਾ. ਐਸੇ ੧੭੨੮੦੦੦ ਪ੍ਰਿਥਵੀ ਦੇ ਵਰਹਿਆਂ ਦਾ 
ਸਤਿਜੁਗ, ਐਸੇ ੧੨੯੬੦੦੦ ਪ੍ਰਿਥਵੀ ਦੇ ਵਰਹਿਆਂ ਦਾ ਤ੍ਰੇਤਾ, ਐਸੇ ੮੬੪੦੦੦ ਪ੍ਰਿਥਵੀ ਦੇ 
ਵਰਹਿਆਂ ਦਾ ਦੁਆਪਰ, ਐਸੇ ੪੩੨੦੦੦ ਪ੍ਰਿਥਵੀ ਦੇ ਵਰਹਿਆਂ ਦਾ ਕਲਜੁਗ, ਚੌਹਾਂ ਦਾ ਜੋੜ 
੪੩੨੦੦੦੦ ਵਰਹਿਆਂ ਦੀ ਇਕ ਚੌਕੜੀ।, ਐਸੀ ੧੦੦੦ ਚੌਕੜੀ ਦਾ ਇਕ ਦਿਨ ਬੂਹਮਾ ਦਾ, 
ਐਸੀ ੧੦੦੦ ਚੌਕੜੀ ਦੀ ਇਕ _ਰਾਤ ਬ੍ਰਹਮਾ ਦੀ, ਦੋਹਾਂ ਦੇ _ਦੂਣੇ ਅਰਥਾਤ 
੪੩੨੦੦੦੦%੧੦੦੦%੨ ਦਾ _ਬੂਹਮਾ ਦਾ ਕਲਪ _ (ਦਿਨ ਰਾਤ)।, ਹੁਣ 
੪੩੨੦੦੦੦੨੧੦੦੦%੨%੨੬੦ ਦਾ ਦਿੱਬਜ ਬਰਖ਼ ਅਰਥਾਤ ੩੧੧੦੪੦੦੦੦੦੦੦੦ ਪ੍ਰਿਥਵੀ 
ਦੇ ਬਰਸਾਂ ਦਾ ਇਕ ਦਿੱਬਯ ਬਰਸ। 

ਇਕ ਹੋਰ ਹਿਸਾਬ ਦੇਵਤੇ ਬੂਹਮੇ ਆਦਿ ਦੇ ਵਰਿਹਾਂ ਦਾ ਹੈ, ਦੇਖੋ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ 
ਅੱਧਜਾਯ ੨੬ ਅੰਕ ੧੦ ਤੋ ੧੩। 

ਪ੍ਰਾਨ ਰਖੇ ਬਿਨ ਅਸਨ! ਪੁਬੀਨਾ?! 'ਭੋਜਨ ਬਿਨਾਂ। “ਹੇ ਚਤੁਰ (ਤੈਨੇ)। 

॥੪8-॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1099 


ਤਪ ਅਵਿਲੋਕ ਕਠਨ ਵਡ ਤੇਰੋ। 

ਹਿਰੰਦੈ ਰਹੈ ਨ ਧੀਰਜ ਮੇਰੋ। 

ਤਪ ਪੂਭਾਵ ਤੇ ਜੀਤਾ ਮੋਹੀ। ਮੀਨੂੰ। 

ਉਠਿ ਜਾਚਹੁ!, ਬੰਛਤਿ” ਦਿਉ” ਤੋਹੀ 'ਮੰਗੋ। ਜੋ ਮੰਗੇ 
॥੪੮॥ 

ਲਖਿ!' ਅਮੋਘ? ਮਮ ਦਰਸ਼ਨ ਜੋਈ। 'ਜਾਣ। “ਸਫਲ। 

ਦੇਉ ' ਅਦੇਉ' ਵਸਤੁ ਜੋ ਹੋਈ-। ਨਾ ਦੇਣ ਵਾਲੀ (ਬੀ)। 
ਅਸ ਕਹਿ ਤਿਨ ਤਨ ਕੇ ਤ੍ਰਿਨ ਟਾਰੇ:। _'ਦੁਰ ਕੀਤੇ। 

ਲੇ ਕਰ ਮਹਿ! ਜਲ ਅੰਜੁਲ ਡਾਰੇ? 'ਰੱਥ ਵਿਚ। 'ਸ਼ੁੱਕ ਭਰਕੇ ਪਾਏ। 
॥੪੯॥ 

ਪ੍ਰਗਟਯੋ ਤਬ ਪੁਚੰਡ' ਬਲ ਕਰਿ ਕੈ। __'ਤੇਜ। 

ਬੱਜੂ ਸਮਾਨ ਨਿਨੁਰ' ਤਨ ਧਰਿ ਕੈ। ਕਠੋਰ। 

ਹੇਮ ਤਪਤ? ਕੇ ਕ੍ਰਾਂਤਿ ਸਮਾਨਾ। 'ਸੋਨੇ। ਤਪਦੇ (ਦੀ)। “ਸੁੰਦਰਤਾ ਵਰਗਾ। 
ਮਨਹੁ ਦੂਸਰੋ ਭਯੋ ਕ੍ਰਿਸਾਨਾ' ॥੫੦॥ _ 'ਕਿ੍‌ਖ਼ਾਣ ਅਗਨੀ ਦੇਵਤਾ। 
ਅੱਗੂਜ ਦੇਖਯੋ ਬੁਹਮਾ ਠਾਂਢਾ। 

ਹਿਰਦੇ ਅਤਿਸ਼ੈ ਆਨੱਦ ਬਾਢਾ। 

ਬੰਦਨ ਕੀਨਿ ਹਾਥ ਦੂਰੈ ਜੋਰੀ। 

ਉਸਤਤਿ ਲਾਗੋ ਕਰਨ ਬਹੋਰੀ ॥੫੧॥ 

-ਨਮੋ ਨਮੋ ਤਵ ਜਾਨਮਰਾਲਾ'। 'ਤੈਨੂੰ, (ਜਿਸ ਦੀ) ਸਵਾਰੀ ਹੰਸ ਹੈ। 
ਨਮੋ ਨਮੋ ਚਹੁ! ਬਦਨ? ਕ੍ਰਿਪਾਲਾ ! ਚਾਰ। “ਮੁਖ ਵਾਲੇ। 
ਤਰ ਗੁਨ ਕੇਰ ਅਲੈਬ ਗੁਸਾਈਂ ! ।ਆਸਰੇ। 

ਅਪਨ ਸ਼ਕਤਿ ਤੇ ਸਿਰਿਸ਼ਟਿ ਬਨਾਈ 

॥੫੨॥ 

ਪ੍ਰਾਣ ਬੁੱਧਿ ਮਨ ਬਹੁਰ ਰਿਖੀਕੰ'। 

ਸਭਿ ਕੇ ਪ੍ਰੋਰਕ ਹੋ ਬਿਧਿ ਨੀਕੰ। 

ਗੁਣ ਅਗਾਧਿ' ਜਗ ਪਾਲਕ ਰੂਪਾ। 

ਬੇਦ ਰੂਪ ਤੁਮ ਧਰਹੁ ਅਨੂਪਾ ॥੫੨॥ 

ਹੋਤਾ! ਹੈ ਕਰਿ ਯੱਗ ਕਰੰਤੇ। 

ਨਿਰਵਿਕਾਰ ਸਰਬੱਗ ਅਨੰਤੇ ! 

ਸ਼ੀ ਪੁਭੁ ਸਭਿ ਜਗ ਅੰਤਰਜਾਮੀ ! 

ਤਵ ਪਦ ਕੰਜ ਨਮਾਮਿ ਨਮਾਮੀ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1100 





॥੫੪॥ 

ਬ੍ਰਹਮ ਰੂਪ ਸਭਿ ਘਟ ਕੇ ਵਾਸੀ। 

ਸਕਲ ਨਯੰਤਾ! ਹਰਿ ਅਬਿਨਾਸ਼ੀ। 

ਤਵ ਐਸ਼ੂਰਜ! ਕੋ ਪਾਇ ਨ ਅੰਤਾ। 

ਨਮਸਕਾਰ _ਪੁਨ ਪੁਨ _ ਭਗਵੰਤਾ ! 

॥੫੫॥ 

ਜੇ ਬਰ ਦੇਨਿ ਭਏ ਅਨੁਕੂਲਾ। 

ਜੋ ਜਾਚ ਦੀਜੈ ਜਗਮੂਲਾ” ! 

ਜਹਿਂ ਲਗ ਤਵ ਰਚਨਾ ਹੈ ਸਾਰੀ। 

ਕਿਹ ਠਾਂ ਮ੍ਰਿਤੂ! ਨ ਹੋਇ ਹਮਾਰੀ 

॥੫੬॥ 

ਅੰਤਰ ਵਹਿਰ ਦਿਨਸ ਪੁਨ ਰਾਤੀ। 

ਅਨਿਕ ਭਾਂਤਿ ਕੀ ਸ਼ਸਤ੍ਰਨ ਜਾਤੀ। 

ਛਿਤ ਅਕਾਸ਼ ਗਿਰ! ਗਹਿਨ” ਕਠੋਰਾ”। _ 'ਪਹਾੜ। “ਬਨ, ਕੰਦਹਾ। “ਕਠਨ। 
ਯੱਖ! _ਸੁਰਾਸੁਰ£ _ ਪੰਨਗ” _ਘੋਰਾ“ 'ਯਕਸ਼। “ਦੇਵਤੇ ਤੇ ਦੈੱਤ। “ਸੱਪ। “ਭਯਾਨਕ। 
॥੫੭॥ 


ਇਨ ਤੇ ਕਬ ਨ ਹੋਇ ਮਿਰਿਤ ਮੇਰੀ। 
ਦੁੰਦ' ਜੁੱਧ ਕੋ ਕਰੈ ਨ? ਹੇਰੀ”॥ 'ਦੂਸਰਾ। “ਕੋਈ ਨਾਂ ਕਰੇ। ਨੂੰ) ਦੇਖਕੇ (ਭਾਵ 
ਡਰ ਜਾਵੇ)। 


ਜਯੋ ਸਭਿ ਆਇਸ ਮਨਹਿ ਤੁਮਾਰੀ। 

ਜਗ ਹੈ ਮਮ _ਆਇਸ ਅਨੁਸਾਰੀ! 'ਮੇਰੇ ਅਧੀਨ ਹੋਣ (ਸਾਰੇ ਲੋਕ)। 
॥੫੮॥ 

ਏਕ ਰਾਜ ਅਵਨੀ ਪੈ! ਕਰਿ ਹੂੰ। /ਧਰਤੀ ਤੇ। 

ਸਕਲ ਬੈਰਿਯਨ ਛਿਨ ਮਹਿ ਹਰਿਹੂੰ!। _'ਨਾਸ਼ ਕਰਾਂ। 

ਲੋਕਪਾਲ! ਸਭਿ ਰਹੈ' ਅਧੀਨਾ। 'ਰਾਜੇ (ਅ) ਸੂਰਜ ਚੰਦ ਆਦਿ ਲੋਕਪਾਲ। 
ਇਹ ਬਰ ਦੀਜੈ ਮੁਝਹਿ ਪੁਬੀਨਾ ! 

॥੫੯॥ 

ਦੈਤਰਾਜ ਕੀ ਸੁਨਿ ਕਰਿ ਬਾਨੀ। 

ਬੋਲਰੋ ਸਹਮਾ ਕਰਿ ਸਨਮਾਨੀ। 

-ਵਰ ਦੁਰਲਭ ਤੈ' ਜਾਚਨ ਕੀਨੋ। 

ਤਦਪਿ ਦੇਉ” ਮੈ” ਤੋਂ ਵਡ ਜੀਨੋ! 

॥੬੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1101 





ਏਵ ਮਸਤ! ਕਹਿ ਬੁਹਮਾ ਗਵਨਾ। ਇਸੇ ਤਰ੍ਹਾਂ ਹੋਵੇਗਾ। 

ਪਰਾਪਤਿ ਭਯੋ ਆਪਨੇ ਭਵਨਾ। 

ਹਿਰਨਕਸ਼ਪ ਜਬ ਅਸ ਬਰ ਪਾਵਾ। 

ਭਰਜਯੋ ਹਰਖ ਹਿਰਦੇ ਗਰਬਾਵਾ ॥ ੬੧॥ 

ਸਿਮਰ ਭ੍ਰਾਤ ਬਧਿ ਭਾ ਉਰ ਕ੍ਰੋਧਾ!। 'ਭਰਾ ਦਾ ਕਤਲ ਯਾਦ ਕਰਕੇ ਰਿਦੇ ਵਿੱਚ ਕ੍ਰਂਧ 
ਹੋਯਾ। (ਅ) ਯਾਦ ਕਰਕੇ ਭਿਰਾ, ਵਧਿਆ ਦਿਲ 
ਵਿਚ ਗੁੱਸਾ। 

ਸ਼ੀ ਬਿਸ਼ਨੁ ਸੰਗ ਕੀਨ ਬਿਰੋਧਾ। 

ਤੂਰਨ ਤੀਨ ਲੋਕ ਕੋ ਜੀਤਾ। 

ਪੰਨਗ', _ਨਰ£?, ਸੁਰ? ਭੇ _ਭੈਭੀਤਾ 'ਸੱਪ। “ਪੁਰਸ਼। 'ਦੇਵਤੇ। 

॥੬੨॥ 

ਸੁਰਗ ਬਿਖੈ ਕੀਨੋ ਨਿਜ ਬਾਸਾ। 

ਅਨਿਕ ਭਾਂਤਿ ਕੇ ਕਰਤਿ ਬਿਲਾਸਾ। 

ਛੀਰ ਫੇਨ ਸਮ' ਸਿਹਜਾ ਤਹਿੰਵਾ। /ਦੁੱਧ ਦੀ ਝੱਗ ਵਾਂਡੂੰ (ਭਾਵ, ਉੱਜਲ)। 

ਪਦਮਰਾਗ! _ ਕੇ _ ਆਸਨ _ਜਹਿੰਵਾ 'ਲਾਲ ਮਣੀਆਂ (ਲਾਅਲ)। 

॥੬੨॥ 

ਮਰਕਤਿ ਮਨਿ! ਭੂਰ£ ਚਿੱਤਰ ਸੁਹਾਈਂ। _'ਸਾਵੇ ਰਤਨ (ਅੰ) ਪੰਨਾ, ਜੁਮੁੱਰਦ। “ਬੜੀਆਂ। 

ਨ 'ਪਾ:- ਭੂਰ ਕਿਤਕ ਸੁਹਾਈ , ਵਾ, ਭੂਅ ਚਿੱਤ 

ਸੁਹਾਈ। 

ਅਟਾ!' ਫਟਕ? ਕੀ ਲਲਿਤ” ਬਨਾਈ। __ 'ਅਟਾਰੀਆਂ। “ਬਿਲੌਰ। 'ਸੁੰਦਰ। 

ਬਿਬਿਧਿ ਬਚਿੱਤ੍ਰਤ ਤਨੇ ਬਿਤਾਨਾ?। ਕਈ ਤਰ੍ਹਾਂ ਦੇ। “ਚੰਦੋਏ। 

ਮੁਕਤਨ' ਕੀ ਝਾਲਰ ਬਿਧਿ ਨਾਨਾ 'ਮੋਤੀਆਂ। 

॥੬੪॥ 

ਬਿੱਦੂਮ ਮਨਿ ਜਟਾ' ਬਨੀ ਸੁਪਾਨਾ?। 'ਗ਼ੁਲੀਆਂ ਤੇ ਮਣੀਆਂ ਜੜਕੇ। “ਪੌੜੀਆਂ। 

ਥੰਭਨ! ਛਬਿ ਨਹਿ ਜਾਤ ਬਖਾਨਾ। 'ਬੰਮਾਂ ਦੀ। 

ਚੰਦ ਬਦਨ! ਜੇ ਦੇਵਬਧੁਟੀ”। /ਚੰਦੂਮਾਂ ਦੇ ਮੁਖ ਵਾਲੀਆਂ। “ਦੇਵਤਿਆਂ ਦੀਆਂ 


ਵਹੁਟੀਆਂ (ਅਪੱਛਰਾਂ)। 
ਜਿਨ ਸਭਿ ਜਗ ਕੀ ਉਪਮਾ ਲੂਟੀ 
॥੬੫॥ 
ਅਸ ਪੁਕਾਰ ਸੁਖ ਸੁਰਗ ਅਪਾਰਾ। 
ਭੋਗਤਿ ਭਾ ਰਹਿ ਤਾਂਹਿ ਮਝਾਰਾ। 
ਜੀਤ ਲੋਕਪਤਿ ਸਗਰੇ ਜਬ ਹੀ। 
ਬੈਸਯੋ ਸਿੰਘਾਸਨ ਪਰ ਤਬ ਹੀ ॥੬੬॥ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਲੋਕਪਾਲ ਲੇ ਸਕਲ ਉਪਾਇਨ। 

ਤਤਛਿਨ ਪੂਜਤਿ ਭੇ ਤਿਹ ਪਾਇਨ। 

ਬ੍ਰਹਮਾ, ਬਿਸ਼ਨੁ, ਬਿਹੀਨ! ਗਿਰੀਸ਼ਾ?। _ 'ਤਿੰਨਾਂ ਤੋਂ) ਬਿਨਾਂ (ਹੋਰ ਸਾਰੇ)। “ਸ਼ਿਵ। 
ਔਰ ਲੋਕਪਤਿ ਨਾਵਹਿਂ ਸੀਸਾ ॥੬੭॥ 

ਉੱਗੂ ਰਾਜ ਕੀ ਫਿਰਤਿ ਨਿਦੇਸ਼ੂ। 

ਕੰਪਤਿ ਸ਼ੱਕਰ ਦਿਨੇਸ਼? ਨਿਸੇਸ਼ੂ”। ਇੰਦੁ। “ਸੂਰਜ। 'ਚੰਦੂਮਾਂ। 
ਏਕ ਵਾਰ ਜੋ ਬੋਵਹਿ ਖੇਤੀ। 

ਲੁਨਹਿ!' ਅਨਿਕ ਵਿਰ£ ਹ੍ਹੈ ਪੁਨ ਤੇਤੀ 'ਵੱਢਦਾ ਹੈ। “ਅਨੇਕ ਵੇਰੀ। 
॥੬੮॥ 

ਉੱਗੁ ਦੰਡ ਧਰਿ ਸਭਿਕੇ ਸੀਸਾ। 

ਸੁਰ ਬਯਾਕੁਲ ਭੇ ਸਹਿਤ ਸੁਰੀਸ਼ਾ!। ਇੰਦੂ ਸਣੇ। 

ਸਭਿ ਮਿਲ ਗਏ ਸ਼ਰਨ ਕਰਤਾਰਾ। 

ਬਹੁ ਪ੍ਰਕਾਰ ਕੋ _ਸੁਜਸੁ _ਉਚਾਰਾ 

॥੬੯॥ 

-ਪਾਰਬ੍ੁਹਮ ਗੁਨ ਨਿਧਿ ਭਗਵੰਤਾ! 

ਸ਼ੀ ਪਰਮੇਸ਼ੂਰ ਕਮਲਾਕੰਤਾ ! 

ਦੀਨ ਦਯਾਲ ਗੁਬਿੰਦ ਅਨੰਤਾ ! 

ਸੁਨਤਿ ਸ਼ੁਵਨ ਮੈ ਬਿਨਤੀ ਸੰਤਾ! 

॥੭੦॥ 

ਆਰਤਿ ਹਰਨ' ਭਗਤਿ ਨਿਜ ਪਾਲਿਕ! _'ਦੁਖੀ (ਦੇ ਦੁੱਖ) ਨਾਸ਼ ਕਰਨ ਵਾਲੇ। 
ਦੁਖਦਾਈ ਦੁਸ਼ਟਨ ਕੋ ਘਾਲਿਕ ! 

ਸਤਿ ਚਿਤ ਆਨੰਦ ਰੂਪ ਮੁਕੰਦਾ ! 

ਨਮੋ ਨਮੋ ਤਵ! ਪਗ _ਸੁਖਕੰਦਾ ! 

॥੭੧॥ 

ਹਰਹੁ ਪੀਰ ਹਮਰੀ ਜਗਸਾਈਂ ! 

ਹਨਹੁ ਦੈਤ ਸਭਿਹਿਨਿ ਦੁਖਦਾਈ-। 

ਇਸ ਬਿਧਿ ਕੀ ਜਬ ਬਿਨਤੀ ਠਾਂਨੀ। 

ਭਾਈ ਗਗਨ ਤੇ _ਅਮਰਨ! ਬਾਨੀ 'ਦੇਵਤਿਆਂ ਨੂੰ। 
॥੭੨॥ 

-ਜਿਨ! ਭੈ? ਧਰਹੁ?, ਚਿੰਤ _ਕਰਿ_'ਮਤ। 'ਡ਼ਰ। 'ਕਰੋ। “ਚਿੰਤਾ ਦੂਰ ਕਰੋ। 
ਹਾਨੀ”। 





1102 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1103 


ਦੈਤ ਦੁਸ਼ਟਤਾ ਮੈ ਸਭਿ ਜਾਨੀ। 

ਸੁਤ ਇਸ ਕੋ ਹੂੰ ਹੈ ਸ਼ੁਭ ਸਾਧੂ। 

ਕਰਿ ਬਿਰੋਧ ਤਿਹ ਬਿਨ ਅਪਰਾਧੂ 
॥੭੩॥ 

ਤਬ ਮੈ” ਪੁਗਟ ਹੋਇ ਜਗ ਮਾਂਹੀ। 
ਤੂਰਨ ਹਨੌ ਨ ਛਾਡੋ' ਤਾਂਹੀ-। 

ਸੁਨਿ ਕਰਿ ਅਮਰ ਗਗਨ ਕੀ ਬਾਨੀ। 
ਸਿਰ ਨਿਵਾਇ ਕਰਿ ਬੰਦਨ _ਠਾਨੀ 
॥੭੪॥ 


ਦੋਹਰਾ: 

ਨਿਜ ਨਿਜ ਗਏ ਸਥਾਨ ਤਬ, ਧਰਿ 

ਨਿਸ਼ਚੈ ਮਨ ਮਾਂਹਿ॥ 

ਜਾਨਯੋ ਹਨਿਹੈ ਦੈਤ ਅਬ, ਕਸ਼ਟ ਨਸ਼ਟ 'ਪੁਹਾਲਦ ਜੀ ਦੀ ਸੁਣਾਈ ਇਸ ਕਥਾ ਪਰ 
ਹੈ ਜਾਹਿ” ॥੭੫॥ ਸਿ ਲਈ ਦੇਖੋ ਅਧਯਾਯ ੬੯ ਅੰਕ ੬੭ ਦੀ 
ਇਤਿ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗੁੰਥੇ ਪੂਰਬਾਰਧੇ “ਪੁਹਲਾਦ” ਪੁਸੰਗ ਬਰਨਨੈ ਨਾਮ 
ਛਿਆਹਨਮੋ' ਅਧਯਾਯ ॥੬੬॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1104 





੬੭. [ਗੁਰਚਰਣ ਮੰਗਲ। ਪੁਹਲਾਦ। ] 


(ਨੌਧਾ ਭਗਤੀ) ॥੨੯..॥ 
ਦੋਹਰਾ: 
ਸ਼ੀ ਗੁਰੁ ਪਗ ਸ਼ੋਭਾ ਬਿਮਲ, ਕਰ ਉਰ ਕੋ ਲੈਕਾਰ ॥ 
ਬਿਮਲ=ਉੱਜਲ [ਸੰਸ:ਵਿਮਲ:]। ਲੈਕਾਰ=ਗਹਿਣਾ, ਅਲੈਕਾਰ ਦਾ ਸੰਖੇਪ, ਮਾਤ੍ਹਾ ਘੱਟ ਕਰਨ 
ਵਾਸਤੇ। 
ਸ਼ੁਭ ਸੁੰਦਰਤਾ ਪਾਇ ਹੈ', ਦੈ ਲੋਕਨ ਸਤਿਕਾਰ ॥੧॥ 
ਸ਼ੁੱਭ=ਭਾਗ ਭਰੀ। 
ਅਰਥ: 
ਸ਼ੀ ਗੁਰੂ ਜੀ ਦੇ ਚਰਨਾਂ ਦੀ ਉੱਜਲ ਸ਼ੋਭਾ ਨੂੰ (ਆਪਣੇ) ਹਿਰਦੇ ਦਾ ਗਹਿਣਾ ਬਣਾ ਲੈ (ਜਿਸ 
ਤੋਂ ਤੂੰ ਉਹ) ਭਾਗੇ ਭਰੀ ਸੁੰਦਰਤਾ ਪਾਏਂਗਾ (ਕਿ ਜਿਸ ਨਾਲ) ਦੋਹਾਂ ਲੋਕਾਂ (ਵਿਚ ਤੇਰਾ) 
ਆਦਰ (ਹੋਵੇਗਾ)। 
ਸ਼ੀ ਬਾਲਾ ਸੰਧੁਰੁ ਵਾਚ ॥ 
ਚੌਪਈ: 'ਸ਼ੂੀ ਗੁਰ ਸੁਨ ਅੰਗਦ। 
ਸੁਨੋ ਗੁਰੂ ਅੰਗਦ' ਸੁਖਰਾਸਾ ! 
ਪੁਨ ਪੁਹਲਾਦ ਕਹਤਿ ਇਤਿਹਾਸਾ। 
“ਮੁਝ ਸਮੇਤ ਜਨਮੇ ਸੁਤ ਚਾਰਾ। 


ਕੰਚਨਵਪੁ' ਭਾ ਹਰਖ ਅਪਾਰਾ2 ॥੨॥ _'ਸੋਨੇ ਦੇ ਸਰੀਰ ਵਾਲਾ ਭਾਵ ਹਿਰਨਕਸ਼ਪ। 
“ਬਹੁਤ ਪੁਸੰਨ ਹੋਇਆ। 


ਮੋ ਪਰ ਕਰੁਨਾ ਨਾਰਦ ਕੀਨੀ। 

ਸਦਾ ਭਗਤਿ ਮਹਿ ਮਤਿ ਰਹਿ ਭੀਨੀ। 

ਬਾਲ ਬੈਸ ਤੇ ਕ੍ਰੀੜਾ! ਤਯਾਗੀ। 

ਹਰਿ ਕੇ ਚਰਨ ਕਮਲ ਮਤਿ ਪਾਗੀ' 

॥੩॥ 

ਬੈਠਤਿ ਊਠਤਿ ਸੋਵਤਿ ਜਾਗਤਿ। 

ਸਿਮਰਨ ਨਾਮ ਬਿਖੈ ਅਨੁਰਾਗਤਿ। ਪ੍ਰੇਮ ਕਰਦਾ। 

ਚਿੰਤਾ ਚਿਤਵ ਚਰਨ ਪੁਭੁ ਕਬ ਹੀ!। __'ਕਦੇ ਖੁਭੂ ਦੇ ਚਰਨਾਂ (ਦੀ ਪ੍ਰਾਪਤੀ ਦੀ) ਚਿੰਤਾ 
ਚਿਤਵਦਾ ਸਾਂ। 

ਰੋਦਨ' ਰਿਦੇ ਉਮੰਗਤਿ ਤਬ ਹੀ ॥੪॥ _'ਰੋਣਾ। 

ਕਬ ਚਿੰਤਾ ਤਜਿ ਗੁਣਨ' ਸਿਮਰਿ ਕੈ। _ 'ਗੁਣਾਂ ਨੂੰ। 

ਹਸਤ ਭਯੋ ਉਰ ਹਰਖ ਸੁ ਧਰਿ ਕੈ। 

ਕਬ ਊਚੇ ਸੁਰ ਸੋ ਗੁਨ ਗਾਊਂ'। 

ਕਬ ਨਾਚੋਂ' ਹੈ ਲਾਜ ਨ ਕਾਊ ॥੫॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1105 


ਕਬ ਤੂਸ਼ਨਿ ਕਹਿ ਧਾਰੋ' ਧਯਾਨਾ। 

ਲੋਚਨ ਤੇ ਜਲ ਧਾਰ ਚਲਾਨਾ'। 'ਪਾ:- ਚੁਆਨਾ। 

ਨਿਹਕਿੰਚਨ' ਏਕੈ ਲਿਵ ਲਾਗੀ। ਨਾਂ ਹੋਵੇ ਹੋਰ ਪਾਸੇ ਲਗਨ ਕੋਈ। 

ਨੀਂਦ ਭੂਖ ਜਾਂ ਤੇ ਸਭਿ ਭਾਗੀ" ॥੬॥ 

'ਨੀਂਦ ਭੁੱਖ ਦੇ ਭਗਤੀ ਮਾਰਗ ਵਿੱਚ ਨੌਸ ਜਾਣ ਦਾ ਮਤਲਬ ਨੀਂਦ ਭੁੱਖ ਦੇ ਘੱਟ ਜਾਣ ਦਾ ਹੈ, 

ਯਥਾ:- “ਹਉ ਤਿਸ ਘੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੈ। “ ਇਹ ਟਪਲਾ ਨਾ ਲਗੇ ਕਿ ਨੀਂਦ 

ਭੁੱਖ ਮੂਲੋਂ ਟੁਰ ਜਾਂਦੀ ਹੈ, ਕਿਉਂਕਿ ਇਸ ਲੱਛਣ ਦੇ ਮਗਰੋਂ ਫਿਰ ਆਦਮੀ ਸ਼ੁਦਾਈ ਹੋ ਜਾਂਦਾ ਹੈ। 

ਇਕ ਹੋਰ ਅਵਸਥਾ ਨੀਂਦ ਦੇ ਵਸ਼ੀਭੂਤ ਹੋ ਜਾਣ ਦੀ ਹੈ ਓਹ ਪਰਮਪਦ ਦੇ ਨੇੜੇ ਦੀ ਸ਼ੈ ਹੈ, 

ਅਭਿਆਸੀ ਭੁਲੇਖਾ ਖਾਕੇ ਸ਼ੁਦਾਈ ਹੋਣੌ' ਆਪਣਾ ਬਚਾਉ ਰੱਖਣ। ਯਥਾ:- “ਤਿਥੈ ਉਂਘ ਨ ਭੁਖ ਹੈ 

ਹਰਿ ਅੰਮ੍ਰਿਤ ਨਾਮੁ ਸੁਖ ਵਾਸੁ। ” 

ਪੁਭੁ ਪਦ ਪੰਕਜ ਪੇਮ ਅਪਾਰਾ। 

ਜਾਗ ਰਹਯੋ ਮਨ ਸਾਂਝ ਸਕਾਰਾ”। 'ਸ਼ਾਮ ਸਵੇਰੇ। 

ਜਗ ਬਿਵਹਾਰ ਨ ਭਾਵਤਿ ਕੋਊ। 

ਬਾਲਕ ਖੇਲ ਤਜਯੋ ਥੋ ਜੋਊ ॥੭॥ 

ਇਸ ਪੁਕਾਰ ਬੀਤਾ ਕਛ ਕਾਲਾ। 

ਇਕ ਦਿਨ ਪਿਤ ਕਿਯ ਪ੍ਰੇਮ ਬਿਸਾਲਾ। 

ਸ਼ੁਕੂ" ਤਾਤ ਜੇ ਸੰਡੇ ਮਰਕੇ। 'ਸ਼ੁੱਕਰ ਦੈਤਾਂ ਦਾ ਗੁਰੂ ਸੀ, ਸ਼ੰਡਾਂ ਮਰਕਾ ਉਸ 
ਦੇ ਪੱਤੁ ਸਨ। 

ਹੁਤੇ ਪਢਾਵਤਿ ਦੈਤਨ' ਲਰਕੇ ॥੮॥ _'ਦੈਤਾਂ ਦੇ। 

ਤਿਨ ਢਿਗ ਤਬ ਹੀ ਪਢਨ ਪਠਾਯਾ। 

-ਰਾਜਨੀਤਿ ਸਭਿ ਦੇਹੁ ਸਿਖਾਯਾ-। 

ਦੈਤਨ ਕੇ ਬਾਲਿਕ ਬਹੁ ਸੰਗਾ। 

ਪੜਨੇ ਬੈਠੇ ਰਿਦੇ ਉਮੰਗਾ ॥੯॥ 

ਤਿਨ ਕੋ ਕਹਯੋ ਨ ਰੰਚਕ ਮਾਨਾ। 

ਸਿਮਰਨ ਨਾਮ ਬਿਖੈ ਹਿਤ ਠਾਨਾ। 

ਏਕ ਦਿਵਸ ਪਿਤ ਅੰਕ ਬਿਠਾਈ। 

ਸਾਦਰ ਹਸਕੈ ਗਿਰਾ ਅਲਾਈ ॥੧੦॥ 

-ਜੋ ਤੁਮ ਪਾਠ ਪਢਜੋ ਹੇ ਤਾਤਾ! 

ਮੁਝਹਿ ਸੁਨਾਵਹੁ ਸੁਭਗ' ਸੁਹਾਤਾ?-। 

ਪਿਤ ਕੀ ਗਿਰਾ ਸੁਨੀ ਜਬ ਕਾਨਾ। 

ਅਸ ਪੁਕਾਰ ਤਬ ਬਚਨ _ਬਖਾਨਾ 

॥੧੧॥ 

-ਸੁਨਹੁ ਤਾਤ! ਇਹ ਪਾਠ ਅਨੂਪਾ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਤਜਹੁ ਗ੍ਰੇਹ ਇਹ ਅੰਧ ਜੁ ਕੂਪਾ”। ਅੰਨਹਾਂ ਖੂਹ। 
ਜਿਹ ਮਹਿੰ ਅਤਿਸ਼ੈ ਦੂਖ ਅਪਾਰਾ। 

ਹੋਤਿ ਨਹੀਂ ਕਬਹੂੰ ਛੁਟਕਾਰਾ ॥੧੨॥ 

ਤਿਹ ਤਜਿ ਕਾਨਨ ਮਹਿ' ਚਲਿ ਬਸਿਯੇ। 

ਸੇਵ ਬਿਸ਼ਨੁ ਪਦ ਕੇ ਰਸ ਰਸਿਯੇ। 

ਨਾਮ ਸਿਮਰ ਅਗਯਾਨ ਮਿਟਾਵੋਂ। 

ਭਗਤਿ ਕਰਹੁ ਉੱਤਮ ਪਦ ਪਾਵੋਂ- 

॥੧੩॥ 

ਸੁਨੀ ਸ਼ੁਵਨ ਮਹਿਂ ਜਬ ਅਸ ਬਾਨੀ। 
ਬਿਸਮਤਿ ਹਸਯੋ ਤਬਹਿ ਅਗਯਾਨੀ। 

ਕਹਿ ਸੰਡੇ ਸੋ ਬਚ! ਅਸ ਰੀਤਾ। 'ਬਚਨ। 
-ਇਸ ਬਾਲਕ ਕੀ ਮਤਿ ਬਿਪਰੀਤਾ 

॥੧੪॥ 

ਅੰਗੁਨਿ ਖਾਨਿ! ਕਹਿਤ ਮੁਖ ਬਾਨੀ। 'ਭਾਵ ਔਗੁਣਾਂ ਵਾਲੀ। 
ਕਿਸ ਨੈ ਇਸ ਕੋ ਐਸ ਸਿਖਾਨੀ? 

ਕਿਹ! ਰਿਖਿ ਕੋ ਨ ਕਰਨ ਦਿਹੁ ਸੰਗਾ। _'ਕਿਸੇ। 


ਨਿਜ ਗ੍ਰਿਹ ਰਾਖਿ ਪਢਾਉ ਨਿਸ਼ੰਗਾ- 
॥੧੫॥ 

ਸੁਨਿ ਕਰਿ ਤਬ ਲੈ ਕੇ ਘਰ ਆਏ। 
ਥਾਨ ਇਕੰਤ ਬਿਖੈ ਬੈਠਾਏ। 

ਬੂਝਨ ਲਗੇ ਤਬਹਿ ਇਹ ਰੀਤੀ॥ 
-ਕਿਨ ਸਿਖਲਾਈ ਮਤਿ ਵਿਪਰੀਤੀ? 


॥੧੬॥ 

ਕਿਧੌ' ਰਿਦੇ ਤੇ ਕੁਮਤਿ ਉਠਾਈ। 
ਬਹੁਰ ਨ ਅਸ ਬਿਧਿ ਕਹਉ ਬਨਾਈ-। 
ਸੁਨਿ ਕਰਿ ਮੈ ਹਸਿ ਬਚਨ ਬਖਾਨਾ-। 
ਤੁਮ ਕੋ ਭਾਸਤਿ ਅਪਨ ਬਿਗਾਨਾ 
॥੧੭॥ 

ਮੋ ਕੋ ਪਰ ਪੁਨ ਅਪਰ ਨ ਕਾਹੀ। 
ਪੂਰਨ ਏਕ ਆਤਮਾ ਆਹੀ। 

ਸਦਾ ਪ੍ਰਣਾਮ ਕਰੋਂ ਮੈ ਤਾਸੂ। 


1106 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1107 


ਜਿਹ ਕੀ ਮਾਯਾ ਕੇਰਿ ਬਿਲਾਸੂ ॥ ੧੮॥ 
ਮੋਹੇ ਸਰਬ ਚਰਾਚਰ' ਜਾਂਹੀ। 

ਅਪਨ ਬਿਗਾਨ ਲਖਾਵਾ ਤਾਂਹੀ। 

ਭੇਦ ਅਪਰ ਪਰ! ਹੈ ਉਰ ਤੋਰੇ। 

ਭੇਦ ਬੁੱਧਿ ਕਛੁ ਨਹਿ ਹਿਯ ਮੋਰੇ 
॥੧੯॥ 

ਸ਼ੀ ਕਰਤਾਰ ਕਰੈ ਜਬ ਕਰੁਨਾ। 

ਤਬ ਯਹਿ ਭੇਦ ਹੋਇ ਉਰ ਹਰਨਾ। 
ਆਤਮ ਮਹਿ ਪਰ ਅਪਰ ਬਖਾਨੇ। 
ਬੇਦ ਅਰਥ ਕੋ ਕੁਮਤਿ ਨ ਜਾਨੇ 





॥੨੦॥ 

ਕਬਹਿ ਨ ਹੋਹਿ ਤਾਂਹਿ ਕੱਲਯਾਨਾ। 
ਜਨਮ ਮਰਨ ਪਾਵਹਿ ਦੁਖ ਨਾਨਾ। 
ਪੂਰਨ ਲਖਹਿ ਆਤਮਾ ਜੋਈ। 

ਭਵ ਬੰਧਨ ਤੇ ਛੂਟਹਿ ਸੋਈ- ॥੨੧॥ 
ਸੁਨਿ ਕਰਿ ਅਸ ਬਚ ਸੰਡਾਮਰਕਾ। 


ਕਹੈ ਕਿ -ਖੋਟੋ ਵਡ ਯਹਿ ਲਰਕਾ'। 'ਲੜਕਾ। 

ਦੈਤਨ ਕੁਲ ਕਾਨਨ ਕੀ ਨਜਾਈ'। ਬਨ ਵਾਂਡੂੰ (ਵੱਡੀ) ਹੈ। 

ਬਿਸ਼ਨੁ _ਕੁਠਾਰ! ਸਮਾਨ? _ਨਸਾਈ! 'ਕੁਹਾੜੇ। 'ਵਾਂਡੂੰ। ਇਸ ਦੇ) ਨਾਸ਼ ਕਰਨ ਵਾਲਾ 

॥੨੨॥ ਹੈ। 

ਬਿਨ ਦੰਡੇ! ਜੋ ਅਹੈ ਕੁਠਾਰਾ”। ਡੰਡਾ (ਲਕੜੀ ਦਾ)। 'ਭਾਵ ਡੰਡੇ ਪਾਏ ਬਿਨਾਂ 
ਕੁਹਾੜਾ 

ਕਾਟ ਨ ਸਕਹਿ ਬਿਟਪ' ਨਿਰਧਾਰਾ?। _ ਛਾਂ ਨੂੰ। “ਨਿਸ਼ਚਤ ਹੈ (ਇਹ ਗਲ)। 

ਤਯੋ ਆਗੇ ਥੋ! ਹਰਿ” ਭਗਵਾਨਾ। 'ਸੀ। “ਸੋਮਾ ਬੂਟੀ ਨੂੰ ਪੀਹਣ ਵਾਲਾ ਪੱਥਰ, ਉਸ 
ਤੋਂ ਉਪਲਖਤ-ਕੁਹਾੜਾ-, ਕਿ ਅਗੇ ਵਿਸ਼ਨੂੰ 
ਕੁਹਾੜਾ ਸੀ। (ਅੰ) ਹਰਿ ਭਗਵਾਨ ਵਿਸ਼ਨੂੰ 
ਭਗਵਾਨ। 

ਅਬ _ ਇਹ! ਹੋਯੋ ਦੰਡ ਸਮਾਨਾ? 'ਭਾਵ ਪੁਹਲਾਦ। `ਡੰਡੇ ਤੁੱਲ। 

॥੨੩॥ 

ਨਿਸ਼ਚੈ ਨਾਸ ਬੰਸ ਕਾ ਕਰਿਈ। 

ਵਡੋ ਢੀਠ ਡਰ ਰਿਦੈ ਨਾ ਧਰਿਈ। 

ਆਨੁਹ ਬੈੱਤ ਸਾਸਨਾ ਦੇਈਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਿਨ ਡਾਂਟੇ ਇਹ ਸੀਖ ਨ ਲੇਈ- 
॥੨੪॥ 

ਬਹੁ ਪੁਕਾਰ ਕੋ ਭੈ ਦਿਖਰਾਵੈ'। 

ਅਪਨੀ ਬਿੱਦਯਾ ਸਕਲ ਪਢਾਵੈ'। 

ਏਕ ਨਹੀਂ ਤਿਨ ਕੀ ਮਨ ਮਾਨੀ। 
ਦੇਖਿ ਕੁਰੀਤੀ ਤੂਸ਼ਨਿ ਠਾਨੀ ॥੨੫॥ 
ਬੀਤ ਗਯੋ ਜਬ ਕੇਤਿਕ ਕਾਲਾ। 

ਤੇ ਜਾਨਤਿ ਭੇ ਪਢਯੋ ਬਿਸਾਲਾ। 

ਇਕ ਦਿਨ ਦੈਤਰਾਜ ਕੇ ਪਾਸਾ। 


ਲੇ ਕਰਿ ਗਮਨੇ _ਕਰਤਿ ਹੁਲਾਸਾ 


॥੨੬॥ 

ਜਾਇ ਪਿਤਾ ਪਦ ਬੰਦਨ ਕੀਨੀ। 

ਕਰੇ ਹਰਖ ਆਸ਼ਿਖ ਤਿਨ ਦੀਨੀ। 
ਦੁਇ ਕਰ ਸੋ ਗਹਿ ਕਰਿ ਭਲਿ ਭਾਂਤੀ। 
ਬਦਨ ਬਿਲੌਕ ਲਾਇ _ਲਿਯ ਛਾਤੀ 
॥੨੭॥ 

ਅੰਕ ਬਿਠਾਯੋ ਬਚਨ ਅਲਾਵਾ। 

-ਹੇ ਸੁਤ! ਕਾਲ ਬਿਤੇ ਬਹੁ ਆਵਾ। 
ਪਠਜਯੋ ਪਾਠ ਜੋ ਸੁੰਦਰ ਤੋਹੀ। 

ਸਰਬ ਉਚਾਰ _ ਸੁਨਾਵਹੁ _ ਮੋਹੀ- 
॥੨੮॥ 

ਸੁਨਿ ਕਰਿ ਜਨਕ! ਬਚਨ ਕੋ ਬੋਲਯੋ। 
ਮਨ ਕੋ ਮਤੋ ਬਿਦਤਿ ਸਭਿ ਖੋਲਯੋ। 
-ਅਭਿਮਤਿ' ਬਾਤ ਧਰਹੁ ਉਰ ਮਾਂਹੀ। 
"੧ਹਰਿਜਸ __ ਸੁਨਿ, __੨ਸਿਮਰਣ 
ਸ਼ੁਭਆਹੀ ॥੨੯॥ 

(ਨੌਧਾ ਭਗਤੀ) 

੩ਕਰਨ ਕੀਰਤਨ, ੪ਚਰਨਨ ਸੇਵਾ। 
ਪਅਰਚਨ', ੬ਬੰਦਨ ਸ਼ੀ ਜਗਦੇਵਾ। 
੭ਦਿਢ ਬਿਸ੍ਹਾਸਹਿ, ੮ਅਰਪ ਸਰੀਰਾ। 
੬ਕਰਨ _ਸਖਾਪਨ _ਗੁਨੀ _ਗਹੀਰਾ” 


1108 





'ਪਿਤਾ ਦੇ। 


'ਵਾਂਛਤ, ਚੰਗੀ। 
"ਨਵਧਾ ਭਗਤੀ ਦੇ ਨੌ” ਪੁਕਾਰ ਕਵੀ ਜੀ ਦੱਸਣ 
ਲੌਂਗੇ ਹਨ। 


'ਪੂਜਾ ਕਰਨੀ। 


'ਭਾਵ, ਪਰਮੇਸ਼ੁਰ ਜੀ ਨਾਲ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੩੦॥ 

ਨਵਧਾ ਭਗਤਿ ਇਹੀ ਗਤਿਦਾਈ। 
ਕਰੁਹ ਸਦੀਵ ਰਿਦੇ ਹਿਤ ਲਾਈ। 
ਅਪਰ ਪਾਠ ਸਭਿ ਦੇਹੁ ਬਿਹਾਈ'। 
ਜਿਨ ਤੇ ਕਾਰਜ ਸੰਰੈ ਨ __ਰਾਈ- 
॥੩੧॥ 
ਹਿਰਨਕਸ਼ਪ ਸੁਨਿ ਕੋਪ ਬਢਾਵਾ। 

ਨਿਜ ਦੰਤਨ ਸੋ ਅਧਰ' ਚਬਾਵਾ। 
ਸ਼ਰੋਣਿਤ ਸਰਸ' ਲਾਲ ਭੇ ਨੈਨਾ। 

ਸ਼ੁੱਕ੍ਰ ਸੁਤਨ ਸੋ ਬੋਲਯੋ ਬੈਨਾ ॥ ੩੨॥ 
-ਤੁਮ ਮਤਿ ਹੀਨ ਪੱਛ ਬਿਬ ਲੀਨਾ। 
ਸੁਤਹਿ' ਕੁਪਾਠ” ਪਢਾਇ” ਮਲੀਨਾ। 
ਮੋਰ ਨਿਰਾਦਰ ਕੀਨ ਅਭਾਗੇ ! 

ਸਿੱਛਜਾ ਔਰ _ਦੇਨਿ ਤੁਮ ਲਾਗੇ 


॥੩੩॥ 
ਬੰਚਕ' ਬੇਖ? ਬਨਾਜਯੋ ਜਾਨਾ। ਠੌਗ ਦਾ। “ਭੇਖ। 


ਛਪੈ ਨਹੀਂ ਮੈਂ ਆਜ ਲਖਾਨਾ। 

ਦਿਜ ਮਹਿੰ ਤੁਮ ਸੋ ਨੀਚ ਨ ਕੋਈ। 

ਜਿਨ ਕੀ ਬੁੱਧਿ ਬਿਪਰਜੈ!' ਹੋਈ- 'ਉਲਟੀ। 
॥੩੪॥ 

ਸ਼ੰਡੇ ਮਰਕੇ ਬਚਨ ਸਰੋਸਾ”। 'ਕ੍ਰੋਧ ਵਾਲੇ (ਬਚਨ)। 
ਸੁਨਿ ਕਰਿ ਬੋਲੇ -ਹਮ ਨਹਿ ਦੋਸ਼ਾ। 

ਅਸ ਪੁਕਾਰ ਕੋ ਹਮ ਨ ਪਢਾਵਾ। 

ਅਪਰ _ਨ ਕੋਊ ਆਨਿ ਸਿਖਾਵਾ 
॥੩੫॥ 

ਸਹਿਜ ਸੁਭਾਇਕ ਤਵ ਸੁਤ ਐਸੇ। 

ਲੀਨੀ ਕੁਮਤਿ ਬਕਤਿ' ਅਬ ਜੈਸੇ। 

ਹਮ ਪਰ ਰੋਖ' ਬਾਦ ਕਿਮ ਕੀਨੋ। 

ਨਿਜ ਸੁਤ ਦੋਖ ਰਿਦੇ ਤੁਮ ਚੀਨੋ- 

॥੨੩੬॥ 

ਹਿਰਨਕਸ਼ਪ ਮੁਝ ਓਰ ਨਿਹਾਰਾ। 


1109 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1110 


ਮੁਖ ਸੋ ਐਸੇ ਬਚਨ ਉਚਾਰਾ। 

-ਹੇ ਸੁਤ ! ਗੁਰੁ ਨਹਿਂ ਤੋਹਿ ਪਢਾਈ। 

ਕਿਹ ਖੋਟੀ ਮਤ ਦੀਨਿ ਸਿਖਾਈ? - 

॥੩੭॥ 

ਸੁਨਿ ਮੈ ਪਿਤ ਸੋ ਬਚਨ ਬਖਾਨਾ। 

-ਤਜਹੁ ਤਾਤ' ! ਸੰਤਾਪ ਮਹਾਨਾ। 

ਵਿਖੈ ਵਾਸ਼ਨਾ ਬਸਿ ਨਰ ਜੋਊ। 

ਦਈ ਸੁਮਤਿ, ਨਹਿਂ ਮਾਨਤਿ ਸੋਊ 

॥੩੮॥ 

ਕੋਟ ਭਾਂਤਿ ਸਮਝਾਇ ਜਿ ਤਾਸੂ!। 'ਤਿਸ ਨੂੰ। 
ਬੇਮੁਖ ਰਿਦੇ ਨ ਆਨਹਿ ਕਾਸੂ!। 'ਕਿਸੇ ਨੂੰ। 
ਮਾਨ ਸਰੋਵਰ ਬਾਸ ਸੁਖਾਰਾ”। 'ਸੁਖਾਲਾ ਹੈ। 
ਕਰਨੋਂ ਮੁਕਤਾ! _ ਕੇਰਿ _ਅਹਾਰਾ? 'ਮੋਤੀਆਂ। “ਭੋਜਨ। 
॥੩੯॥ 


ਬਾਇਸ' ਸੀਖ ਨ ਮਾਨਹਿ ਕਬਹੀ?। 'ਪਰ) ਕਾਂ। ਮਾਨ ਸਰੋਵਰ ਜਾਣ ਦੀ) ਸਿੱਖ੍ਯਾ 
ਕਦੇ ਨਹੀਂ ਮੰਨੇਗਾ। 





ਜੇ ਉੱਤਮ ਗੁਣ ਹੋਵਹਿ' ਸਭਿ ਹੀ!। (ਭਾਵ ਮਾਨ ਸਰੋਵਰ ਵਿਚ। 
ਤਾਂ ਕੀ! ਰਤਿ ਦੁਰਗੰਧਹਿ ਮਾਂਹੀ। ਭਾਵ ਕਾਂ ਦੀ। 


॥੪੦॥ 

ਬੰਧਨ ਪਰੇ ਜਗਤ ਕੇ ਭਾਰੀ। 

ਛੂਟਨ ਏਕ ਉਪਾਇ ਬਿਚਾਰੀ। 

ਸੁਨਿ ਧਾਰਹਿ ਸਤਿਗੁਰੁ ਉਪਦੇਸ਼ਾ। 

ਬਹੁਰ ਨ ਰਹੈ ਦੂਖ ਕੋ ਲੇਸ਼ਾ ॥੪੧॥ 

ਧਨ ਅਰਥੀ ਜੇ ਗੁਰੁ ਜਗ ਮਾਂਹੀ। 

ਆਤਮ ਗਯਾਨ ਰਿਦੇ ਮਹਿੰ ਨਾਂਹੀ। 

ਤਿਨ ਤੇ ਪੰਥ ਨ ਸੂਝਹਿ ਕੈਸੇ। 

ਅੰਧਾ ਆਗੂ ਅੰਧਨ! ਜੈਸੇ ॥੪੨॥ 'ਅੰਨ੍ਹਿਆਂ ਦਾ। 
ਜਾਵਤਿ ਗਿਰ ਸੋ ਗਰਤ! ਮਝਾਰੀ। 'ਟੋਏ। 

ਜੋ ਤਿਹ ਪਾਂਛੇ, ਗਿਰਹਿ' ਸੰਗਾਰੀ”। 'ਡਿੱਗੇਗਾ। “ਨਾਲ ਹੀ। 
ਹੇ ਪਿਤ ! ਕ੍ਯੋ' ਨ ਭਜੈ' ਪੁਭੁ ਚਰਣਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਹੂ ਹੈ ਜਨਮ ਮਰਣ ਕੋ ਹਰਣਾ ॥੪੩॥ 

ਕਰਿ ਸਤਿਸੰਗ ਸਰਸ' ਸੁਰ ਧੇਨ”। ਜੋ) ਸਦਰਸ਼ ਹੈ। “ਕਾਮਧੇਨੁ ਗਾਂ ਦੇ। 
ਸਿਰ ਪਰ ਧਰਿ ਸੰਤਨ ਪਦ ਰੇਨੂ। 

ਤਰਿ ਜੈ ਹੈ ਭਵਸਾਗਰ ਭੂਰੀ। 

ਪਾਇ ਪਰਮਗਤਿ ਸਭਿ ਬਿਧਿ ਰੂਰੀ- 

॥੪੪॥ 

ਦੈਤਰਾਜ ਸੁਨਿ ਕ੍ਰੋਧ ਬਿਸ਼ੇਖਾ। 

ਕੰਪਤਿ ਤਨ ਭਾ ਆਰੁਨ' ਬੇਖਾ”। ।ਲਾਲ। “ਰੂਪ ਵਾਲਾ। 
ਤਿਰਛੇ ਕੀਨ ਭਯਾਨਕ ਨੈਨਾ। 

ਅਧਿਕ _ਗਰਜ ਕੈ _ਬੋਲਯੋ _ਬੈਨਾ 

॥੪੫॥ 

ਅੰਕ ਬਿਖੈ ਤੇ ਦੀਨ ਬਗਾਈ'। 

-ਗਹਿ ਮਾਰਹੁ ਇਸ ਕੋ ਲੇ ਜਾਈ। 

ਸੁਤ ਮਮ ਨਹੀਂ ਲਖਹੁ ਯੌ ਮਨ ਮੈਂ। 

ਦੀਰਘ ਰੋਗ ਭਯੋ ਇਹ ਤਨ ਮੈ' 

॥੪੬॥ 

ਅੰਗ ਸਰੋਗ!' ਕਟੇ ਸੁਖ ਹੋਈ। ਰੋਗੀ ਅੰਗ। 
ਹਨਹੁ!' ਜਾਇ, ਅਚਰਜ ਨਹਿ ਕੋਈ। __ 'ਮਾਰ ਦਿਓ। 

ਮਮ ਭ੍ਰਾਤਾ ਕੋ ਮਾਰਨਹਾਰੂ। 

ਤਿਹ ਕੋ ਇਹ ਉਪਾਸਨਕਾਰੂ! ॥੪੭॥ _ 'ਉਪਾਸਨਾ ਕਰਨ ਵਾਲਾ (ਭਗਤ)। 
ਨਿਜ ਪਰਵਾਰ ਸਰਬ ਕੋ ਤਯਾਗੀ। 

ਭਯੋ ਬਿਸ਼ਨੁ ਚਰਨਨ ਅਨੁਰਾਗੀ। 

ਜੋ ਨਿਜ ਸੁਤ ਪਰਹਿਤ ਕੋ ਚਾਹੀ”। ਪਰਾਏ ਭਲੇ ਨੂੰ ਚਾਹੇ। 
ਸੋ_ਰਿਪੁ' ਸਮ? ਲਖਿਯੇ ਮਨ ਮਾਂਹੀ_'ਵੈਰੀ। 'ਵਰਗਾ। 
॥੪੮॥ 

ਜੋ ਪਰਸੁਤ ਅਪਨੋ ਹਿਤਕਾਰੀ”। 'ਪਰਾਇਆ ਪੁੱਤੂੁ। “ਪੇਮ ਵਾਲਾ ਹੋਵੇ। 
ਪੁੱਤੁ ਸਮਾਨ, ਦਿਜੈ! ਸੁਖ ਭਾਰੀ। ਉਸ ਨੂੰ) ਦੇਈ ਏ। 
ਇਸ ਪੁਕਾਰ ਸਮਝਹੁ ਮਨ ਮਾਂਹੀ। 

ਮਾਰਹੁ ਬੇਗ, ਪੁੱਤੁ _ਮਮ _ਨਾਂਹੀ- 

॥੪੯॥ 

ਸੁਨੀ ਸੇਵਕਨ ਗਿਰਾ ਕਠੋਰਾ। 


1111 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1112 





ਦਾਨਵ ਉਠੇ ਭਯਾਨਕ ਘੋਰਾ। 

ਦੀਰਘ ਦਾਂਤ ਤ੍ਰਿਸੂਲਹਿ ਹਾਥਾ। 

ਤਾਂਬੂ _ਬਰਨ!, ਬਿਬੂਰੇ ਕਚ _ਮਾਥਾ? 'ਤਾਂਬੇ ਵਰਗਾ ਰੰਗ। “ਕੇਸ ਖਿੱਲਰੇ ਮੱਥੇ ਤੇ। 
॥੫੦॥ 

-ਧਰਹੁ, ਧਰਹੁ, ਮਾਰਹੁ- ਕਹਿ ਡਾਂਟੇ। 
-ਬੇਗ ਸਰੀਰ ਦੇਹੁ ਇਸ ਕਾਟੇ-। 
ਏਕਹਿ ਬਾਰ ਸ਼ਸਤ੍ਰ ਸਭਿ ਡਾਰੇ। 
ਖੜਗ _ਸ਼ਕਤਿ _ਤਿਰਸੂਲਹਿਂ ਮਾਰੇ 
॥੫੧॥ 

ਬਿਫਲ ਪੁਯਾਸ! ਤਿਨਹਿ ਪੁਭੁ ਖੋਵਾ। 
ਰੋਮ ਨ ਏਕਹਿ ਬਾਂਕੋ! ਹੋਵਾ। 
ਏਕੰਕਾਰ ਬਿਮੁਖ ਨਰ ਜੋਊ। 

॥੫੨॥ 


ਔਰ ਉਪਾਵ ਕਰੋ, ਕਹਿ ਜੈਸੇ ॥੫੩॥ 
ਗਜ ਆਗੈ ਗਹਿ ਇਹ ਚੀਰਾਵਹੁ। 
ਸਰਪਨ ਤੇ ਸਭਿ ਅੰਗ ਡਸਾਵਹੁ। 
ਜੇ ਕਰਿ ਤਹਿਂ ਤੇ ਹੋਇ ਉਬਾਰਾ। 
ਮਾਰਹੁ _ਬਿਖ ਦੇ _ਬੀਚ _ਅਹਾਰਾ- 


॥੫੪॥ 
ਸੁਨਿ ਕਰਿ ਕੀਨੇ ਸਰਬ ਉਪਾਈ। 

ਗਜ!, ਅਹਿ, ਬਿਖ? ਤੇ ਦੁਖ ਨਹਿ 

ਰਾਈ। 

ਸੁ ਕਰਤਾਰ ਭਯੋ ਰਖਵਾਰਾ। 

ਕਹੋ ਕੌਨ ਤਿਹ ਸਕੈ ਜੁ ਮਾਰਾ ॥੫੫॥ 

ਬਹੁਰੋ ਦੇਹਿ ਬਾਂਧ ਕਹਿ ਮੇਰਾ। 

ਅਤਿ ਉਤੰਗ' ਗਿਰ? ਤੇ ਗਹਿ ਗੇਰਾ। __'ਉਂਚੇ। “ਪਹਾੜ। 
ਬਹੁਤ ਬਾਰ! ਲੇ ਬਾਰਿ? ਡੁਬਾਯੋ। /ਵੈਰੀ। “ਪਾਣੀ (ਵਿਚ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1113 


ਕਰਿ ਪੁਚੰਡ ਪਾਵਕ! ਮਹਿ ਪਾਯੋ _'ਬਾਲਕੇ ਅਗਨੀ। 

॥੫੬॥ 

ਕਿਤਕ ਦਿਵਸ ਨਹਿਂ ਦਯੋ ਅਹਾਰੂ। 

ਮਾਰਨ ਚਹਿਤ ਅਨਿਕ ਪਰਕਾਰੂ। 

ਸਭਿ ਉਪਾਇ ਭੇ ਬਾਦ ਤਿਨੂਕੇ। 

ਮਨ ਚਿੰਤਾ ਭੀ ਅਧਿਕ ਜਿਨੂਕੇ 

॥੫੭॥ 

ਦੋਹਰਾ: 'ਦੇਖਕੇ। “ਭਾਵ, ਹਿਰਨਕਸ਼ਪ ਚਿੱਤ ਵਿਚ ਸੋਚਦਾ 

ਹਿਰਨਕਸ਼ਪ ਅਵਲੋਕ' ਕੈ, ਚਿੰਤਾ ਜਗੀ_ਹੈ। 

ਬਿਸਾਲ?। 

-ਸਭਿ ਉੱਦਮ ਨਿਸ਼ਫਲ ਗਏ, ਮਾਰ੍ਯੋ 

ਮਰਤਿ ਨ ਬਾਲ ॥੫੮॥ 

ਚੌਪਈ: 'ਕੌੜੇ। 

ਮੈੱ' ਭਜਾਨਕ ਕਟੁ!' ਬਚਨ ਉਚਾਰੇ ॥ 

ਸੁਨਿ ਕਰਿ ਇਹ' ਉਰ ਹਰਖ ਅਪਾਰੇ। _'ਪੁਹਲਾਦ ਭਗਤ। 

ਅਮਿਤ ਪੁਭਾਵ ਤੇਜ ਨਹਿ ਥੋਰਾ॥ ਭਾਵ ਪ੍ਰਹਲਾਦ ਦਾ। 

ਨਿਸਚੈ ਅਹੈ ਸ਼ੱਤੂ ਇਹ ਮੋਰਾ ॥੫੯॥ 

ਇਹ ਸੰਗ ਬਧਯੋ ਬਿਸਾਲ ਬਿਰੋਧਾ!। __'ਮੇਰਾ) ਵੈਰ। 

ਮਰਣੋਂ ਹੋਇ, ਹੋਤਿ ਉਰ ਬੋਧਾ”। /ਐਉਂ' ਦਿਲ ਨੂੰ ਜਾਪਦਾ ਹੈ ਕਿ ਹੁਣ ਮੇਰੀ ਮੌਤ 
ਆਈ ਹੈ। 

ਇਸ ਪੁਕਾਰ ਚਿੰਤਾ ਮੈ ਦੀਨਾ!। /ਆਤੁਰ। 

ਸ਼ੀ _ਹਤਿ _ਹੋਯੋ! ਬਦਨ _ਮਲੀਨਾ? 'ਸ਼ੋਭਾਹੀਨ ਹੋਕੇ। ਮੂੰਹ ਮੈਲਾ ਹੋ ਗਿਆ। 

॥੬੦॥ 

ਸ਼ੰਡਾ ਮਰਕਾ ਲਖਿ ਗਤਿ ਤਾਸੂ। 

ਲੇ ਕਰਿ ਗਏ ਇਕੰਤ! ਅਵਾਸੂ”। ।ਇਕਾਂਤ। “ਘਰ ਵਿਚ। 

ਸਮਝਾਵਾ ਕਹਿ ਮਧੁਰੀ' ਬਾਨੀ। /ਮਿੱਠੀ। 

-ਸੁਨਿ ਛਿਤੇਸ਼!” ਕਸ ਚਿੰਤਾ ਠਾਨੀ? 'ਹੇ ਰਾਜਾ। 

॥੬੧॥ 

ਤਵ ਬਿਲੋਕ ਕੈ ਭ੍ਰਿਕੁਟੀ' ਬਾਂਕੀ”। /(ਸੰਸ. ਭ੍ਰਿਕੁਟੀ] ਭੌਂਹ ਭਰਵੱਟੇ। “ਟੇਢੇ। 

ਤ੍ਰੈ ਲੋਕਨ ਸੁਧ ਰਹੇ ਨ ਕਾਂਕੀ”। /ਹੋਸ਼। “ਕਿਸੇ ਦੀ। 

ਸਿਸੁ ਕੀ! ਕੇਤਿਕ ਬਾਤ” ਜੁ ਦੀਨਾ। __ 'ਬਾਲਕ ਦੀ। “ਕੀ ਗੱਲ ਹੈ। 'ਜੋ ਤੂੰ ਆਤੁਰ ਹੈ'। 

ਤੁਮਰੇ ਹੈ ਸਭਿ ਲੋਕ ਅਧੀਨਾ ॥੬੨॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1114 





ਤਜਿ ਚਿੰਤਾ ਇਕ ਸੁਨਹੁ ਉਪਾਈ। 

ਬਰੁਣਪਾਸ' ਸੋ” ਬਾਂਧਹੁਂ” ਲਜਾਈ। 'ਵਰੁਣ ਦਾ ਇਕ ਅਸਤ ਜਿਸ ਨੂੰ ਨਾਗਪਾਸ਼ ਬੀ 

ਰਹ ੍‌ ਕਹਿੰਦੇ ਹਨ। ਵੈਰੀਆਂ ਨੂੰ ਬੰਨ੍ਹਣ ਦਾ ਇਕ 
ਪ੍ਰਕਾਰ ਦਾ ਫੰਧਾ। “ਬੰਨ੍ਹ ਲਿਆਉਂਦਾ ਹਾਂ। 


ਸ਼ੁੱਕੂ ਨਿਕੇਤ ਆਇ ਹੈ ਜੋ ਲੌ। 

ਹਮ ਰਾਖਹਿਂ ਬੰਧੇ ਇਹ ਤੌ ਲੌ ॥੬੩॥ 

ਯਾਕੀ ਹੈ ਜਬ ਬੈਸ ਵਡੇਰੀ। 

ਤਬ ਐ ਹੈ ਉਰ ਸੁਮਤਿ ਘਨੇਰੀ। 

ਸਿੱਛਯਾ ਦੇਇ ਸ਼ੁੱਕ ਪੁਨ ਆਈ। 

ਰਾਜਨੀਤਿ ਸਭਿ _ਲੇਹਿ _ਪਢਾਈ- 

॥੬੪॥ 

ਤਿਨ ਕੇ ਸੁਨਿ ਕਹਿ ਅਸ' ਦਨੁਜੇਸ਼ਾ?। _'ਐਸੇ। “ਦੈਂਤਾਂ ਦੇ ਰਾਜੇ ਨੇ। 
ਮਾਨ ਬਚਨ ਪੁਨ ਦਈ ਨਿਦੇਸ਼ਾ। 

-ਲੇ ਜਾਵਹੁ ਦਿਢ ਬਾਂਧ ਪਢਾਵਹੁ। 

ਧਰਮ ਤ੍ਰਿਬਰਗਹਿ' ਸਰਬ ਸਿਖਾਵਹੁ- 'ਧਰਮ, ਅਰਥ, ਕਾਮ ਸਿਖਾਵਣਾ (ਭਾਵ ਮੋਖ 
॥੬੫॥ ਮਾਰਗ ਨਹੀਂ ਸਿਖਾਉਣਾ)। 
ਸ਼ੰਡੇ ਮਰਕੇ ਬੰਧਨ ਕਰਿ ਕੈ। 

ਰਾਖਯੋ ਅੰਤਰ ਮੋ ਕੋ ਘਰ ਕੈ। 

ਆਇ ਆਪਨੋ ਪਾਠ ਪਢਾਵਤਿ। 

ਤਿਨ ਕੋ ਕਹਯੋ ਨ ਮਨ ਮੈ ਭਾਵਤਿ 

॥੬੬॥ 

ਰਾਗ ਦ੍ਰੈਖ ਜਿਹ ਮਾਂਹਿ ਬਿਸਾਲਾ। 

ਕਿਉ ਮਨ ਰੁਚੈ ਜਗਤ ਜੰਜਾਲਾ। 

ਸ਼ੀ ਕਰਤਾਰ ਚਰਨ ਲਿਵ ਲਾਗੀ। 

ਅਹਿਨਿਸਿ `ਬਿਚ ਬਿਬੇਕ ਅਨੁਰਾਗੀ 

॥੬੭॥ 

ਜਗਤ ਅਸਾਰ ਸਰਬ ਹੀ ਜਾਨਾ। 

ਸਿਮਰਨ ਨਾਮ ਸਾਰ ਇਕ ਮਾਨਾ। 

ਜਬ ਸੋ! ਘਰ ਕੇ ਕਾਜ ਸਿਧਾਵੈ'। ਭਾਵ ਸ਼ੰਡਾ ਮਰਕਾ। 
ਤਬ ਦੈੱਤਨ ਕੇ ਬਾਲਿਕ ਆਵੈ ॥੬੮॥ 

ਸੁਨਿ ਕਰਿ ਸੋ ਧਾਰਹਿਂ ਉਰ ਮਾਂਹੂ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1115 





ਬੂਝਹਿਂ ਸੁਨਿ ਕਰਿ ਪ੍ਰਸ਼ਨ ਬਹੋਰੀ। 

ਜਾਗਹਿ ਤਿਨ ਉਰ ਭਗਤਿਂ ਨ ਥੋਰੀ? 'ਪਾ:-ਪੁੀਤਿ। 

॥੬੯॥ 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੁਰੰਥੇ ਪੂਰਬਾਰਧੇ “ਪ੍ਰਹਿਲਾਦ” ਪ੍ਰਸੰਗ ਬਰਨਨੈ ਨਾਮ 
ਸਤਾਹਠਮੋ' ਅਧਯਾਯ ॥ ੬੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1116 





੬੮. [ਗੁਰਚਰਣ ਪਰੌਮ ਮੰਗਲ। ਪੁਹਲਾਦ ਪ੍ਰਸੰਗ] 


(ਦੈੱਤ ਪੁਤ੍ਹਾਂ ਨੂੰ ਵੈਰਾਗਮਈ ਉਪਦੇਸ਼) ॥ ੩-੧੩॥ 
(ਪੁਹਲਾਦ ਨੂੰ ਗਿਆਨ ਕਿਵੇਂ ਹੋਇਆ?) ॥੧੭॥ 
(ਮਨ ਸ਼ੱਤੂ) ॥੫੦॥ 

ਦੋਹਰਾ: 
ਸ਼ੀ ਗੁਰੂ ਪਗ ਕੇਤਕਿ ਪੁਸ਼ਪ, ਪੇਮ ਕੰਟ ਜਿਹ ਸੰਗ। 

ਕੇਤਕਿ=ਕੇਤਕੀ, ਕਿਉੜੇ ਨਾਲ ਮਿਲਦਾ ਇਕ ਛੋਟਾ ਬੂਟਾ ਹੈ ਜਿਸ ਨੂੰ ਪੀਲੇ ਰੰਗ ਦੇ ਬੜੇ 
ਖੁਸ਼ਬੂਦਾਰ ਬੰਦ ਮੁੰਜਰਾਂ ਵਰਗੇ ਲੰਬੇ ਫੁੱਲ ਲਗਦੇ ਹਨ, ਇਨ੍ਹਾਂ ਤੋਂ ਅਤਰ ਤੇ ਅਰਕ ਭੀ ਬਣਦਾ ਹੈ। 
ਇਸਦੀ ਖੁਸ਼ਬੋ ਅੱਛੀ ਹੁੰਦੀ ਹੈ, ਪੁੰਤੂ ਕਵੀ ਜਨ ਕਹਿੰਦੇ ਹਨ ਕਿ ਭੌਰਾ ਇਸਦੇ ਫੁੱਲ ਤੇ ਨਹੀਂ 
ਬੈਠਦਾ। ਇਸ ਦੀਆਂ ਪੱਤੀਆਂ ਨਾਲ ਕੰਡੇ ਬੀ ਹੁੰਦੇ ਹਨ। ਕਵਿ ਜੀ ਕਹਿੰਦੇ ਹਨ ਕਿ ਮੈ' ਆਪਣੇ ਮਨ 
ਰੂਪੀ ਭੌਰੇ ਨੂੰ ਪ੍ਰੇਮ ਦੇ ਕੰਡਿਆਂ ਨਾਲ ਵਿੰਨ੍ਹਕੇ ਗੁਰ ਪਗ ਰੂਪੀ ਕੇਤਕੀ ਫੁੱਲ ਤੇ ਬਿਠਾਵਾਂਗਾ। 
ਕੰਟ=ਕੰਡਾ, ਕੰਟਕ ਦਾ ਸੰਖੇਪ ਰੂਪ। 

ਮਨ ਮਲਿੰਦ ਕੋ ਵੇਧ ਕਰਿ, ਕਹੋ' ਕਥਾ ਸੁ ਉਮੰਗ ॥੧॥ 

ਮਲਿੰਦ=ਭਉਰਾ। 

ਅਰਥ : 

ਸ਼ੀ ਗੁਰੂ ਜੀ ਦੇ ਚਰਣ ਕੇਤਕੀ (ਦੇ ਫੁੱਲ ਸਮਾਨ ਸੁਗੰਧਿਤਿ ਹਨ) ਜਿਨ੍ਹਾਂ ਦੇ ਨਾਲ ਪ੍ਰੇਮ ਦਾ 
ਕੰਡਾ ਹੈ, (ਇਸੇ ਕੰਡੇ ਨਾਲ) ਮਨ (ਰੂਪੀ) ਭੌਰੇ ਨੂੰ ਵਿੰਨ੍ਹ ਕੇ (ਹੁਣ ਮੈ' ਅੱਗੋਂ ਦੀ) ਕਥਾ 
ਉਮੰਗਾਂ ਨਾਲ ਕਹਿੰਦਾ ਹਾਂ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਸੁਨਿ ਸ਼ੀ ਅੰਗਦ ਕਥਾ ਪੁਨੀਤਾ। 

ਕਹਤਿ ਪ੍ਰਹਲਾਦ ਭਯੋ ਜਿਸ ਰੀਤਾ। 

“ਦੈਤ ਪੁੱਤਰ ਜਬ ਢਿਗ ਹੂੰ ਬੈਸੇਂ?। /ਪਾਸ ਹੋ ਕੇ ਬੈਠਣ। 

ਤਿਨ ਸੋ ਬਚਨ ਸੁਭਗ ਉਪਦੇਸ਼ੇ ॥੨॥ 

-ਦਨੁਜ ਸੁਤੁਹ! ਸੁਨਿਯਹਿ ਦੈ ਕਾਨਾ। 

ਕਰਹੁ ਪ੍ਰਾਨ ਨਿਜ ਕੋ ਕੱਲਯਾਨਾ। 

ਇਹ ਤਨ ਦੁਰਲਭ ਜਾਨਹੁ ਭਾਈ। 

ਪੁਨ ਇਸਥਿਰ' ਨਹਿ ਜਗਤ ਰਹਾਈ 'ਕਾਯਮ। 

॥੩॥ 

ਸੇਵਹੁ ਸ਼ੀ ਪਤਿ ਚਰਨ ਸਰੋਜਾ। 

(ਦੈੱਤ ਪੁਤ੍ਰਾਂ ਨੂੰ ਫੈਰਾਗਮਈ ਉਪਦੇਸ਼) 

ਤਜਹੁ ਰਿਦੇ ਤੇ ਮਾਨ ਮਨੋਜਾ। ਹੰਕਾਰ, ਕਾਮ (ਆਦਿ ਵਿਕਾਰ)। 

ਨਿਸ ਦਿਨ ਸਿਮਰਹੁ ਨਾਮ ਮਹਾਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1117 


ਸਭਿ _ਸੁਖਧਾਮ _ਕਰਤਿ _ਕੱਲਯਾਨਾ! 'ਨਾਮ) ਸਾਰੇ ਸੁਖਾਂ ਦਾ ਘਰ ਹੈ, ਅਤੇ ਮੁਕਤੀ 
॥੪॥ ਕਰਦਾ ਹੈ। 

ਤਜਹੁ ਭੋਗ ਹਿਤ ਕਰਨ ਉਪਾਈ। 

ਇਹ ਸਭਿ ਜੋਨਿ ਬਿਖੈ ਕਰ ਆਈ'। ਭਾਵ, ਭੋਗ ਹਰ ਜੂਨ ਵਿਚ ਮਿਲਦਾ ਹੈ। 
ਸ਼ੂਕਰ, ਸ੍ਰਾਨ ਆਦਿ ਪਸੁ ਜੇਊ। 
ਕਰਮਾਧੀਨ! ਪਾਇ ਸਭਿ ਤੇਊ ॥੫॥ _ 'ਕਰਮਾਂ ਦੇ ਅਧੀਨ ਹੋਕੇ। 
ਇੰਦੀ ਸੁਖਾ ਪਾਯਤਿ ਸਭਿ ਨੌਰਾ। 'ਇੰਦ੍ਿਆਂ ਦੇ ਸੁਖ। 
ਬਿਨ ਪੁਯਾਸ' ਖਗ ਆਦਿ ਜਿ ਔਰਾ। __ 'ਥਿਨਾਂ ਯਤਨ। 

ਬਿਨ ਸ਼ੰਕਾ ਤੇ ਬਾਸੁਰ ਰਾਤੀ। 

ਕਾਮ ਚੇਸ਼ਟਾ ਕਰਤਿ ਸੁਹਾਤੀ ॥੬॥ 

ਇਹ ਤਨ ਭਜਨ ਹੇਤੁ ਹੈ ਦੀਨੋ। 

ਬਾਦ ਨ ਖੋਵਹੁ ਸੁਨਹੁ ਪ੍ਰਬੀਨੋ ! 

ਜਿਉ ਬਿਨ ਮਾਂਗੇ ਤੇ ਦੁਖ ਆਵੈ। 

ਤਿਉ” ਹੀ ਜਤਨ ਬਿਨਾ ਸੁਖ ਪਾਵੈ 





॥੭ | 
ਤਾਂ ਤੇ ਭੋਗਨ ਹੇਤੁ' ਉਪਾਊ। 


ਕਰਿਯੇ ਨਹੀਂ ਕਦਾਚਿਤ ਕਾਊ'। 

ਜਬ ਲੌ ਮਿਰਿੱਤੁ ਨ ਹੋਇ ਸਰੀਰਾ। 

ਤਬ ਲੌ ਸਿਮਰਹੁ ਗੁਨੀ ਗਹੀਰਾ ॥੮॥ 

ਸੁਨਹੁ ਆਰਬਲ ਬਿਤੇ ਜਿ' ਹੋਤੇ। 

ਅਰਧ ਜਾਨ' ਨਿੰਦਾ ਬਸਿ ਸੋਤੇ। 

ਬਾਲਿਕ ਮੁਗਧ' ਬੁੱਧਿ ਮਹਿ ਕੇਤੀ। 

ਸੁਧ _ਬਿਹੀਨ ਬੀਤਹਿ ਸਭਿ ਤੇਤੀ 

॥੯॥ 

ਭਯੋ ਤਰੁਨ! ਤਰੁਨੀ? ਤਬ ਜੀਤਾ। 'ਜਵਾਨ। “ਇਸਤ੍ਰੀ ਨੇ। 
ਦਰਬ ਕਮਾਵਨ ਚਿੰਤਾ ਚੀਤਾ। 

ਜਰਾ! ਗੁਸਤ? ਬਹੁਰੋ ਭਾ ਪ੍ਰਾਨੀ। 'ਬੁਢੇਪੇ ਕਰ। “ਗੂੁਸਿਆ। 
ਇੰਦੀ ਸਿਥਲ! ਸੁਮਤਿ ਬਿਕੁਲਾਨੀ? 'ਢਿੱਲੀਆਂ। “ਵਿਆਕੁਲ ਹੋਈ। 
॥੧੦॥ 


ਗ੍ਰਿਹਾਸ਼ਕਿਤ' ਮਹਿ ਮੋਹ ਬਿਸਾਲਾ!। __'ਘਰ ਦੇ ਮੋਹ ਵਿਚ ਬਹੁਤ ਆਸ਼ਕਤ ਹੁੰਦਾ ਹੈ। 
"ਪਾ:-ਗਿਰਾ ਸਕਲ ਸਕਲ (ਸਾਰਿਆਂ) ਨਾਲ 
ਬਾਣੀ ਕਰ ਬਹੁਤ ਮੋਹ ਕਰਦਾ ਹੈ, ਬੁੱਢੇ ਨੂੰ ਮੱਤਾਂ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1118 





ਦੇਣ ਦੀ ਬਾਣ ਹੁੰਦੀ ਹੈ। 
ਪੋਖਣ' ਕੁਟੰਬ ਬਿਤਾਯੋ ਕਾਲਾ। 'ਪਾਲਣ। 
ਰਜੁ ਸਨੇਹ ਪਰਵਾਰ! ਬੰਧਾਨਾ। !ਪਰਵਾਰ ਦੇ ਪਯਾਰ ਦੀ ਰਸੀ ਵਿੱਚ। 
ਛੁਟਨੋ _ ਕਠਨ _ ਬਿਨਾਗੁਰ _ਗਯਾਨਾ 
॥੧੧॥ 
ਪੁਭੁ ਕਰੁਨਾ ਤੇ ਹੋਇ ਵਿਰਾਗਾ। 
ਮੋਹ ਕੁਟੰਬਹਿ' ਕਰਹਿ ਤਯਾਗਾ। 
ਜਗਤ ਅਸਾਰ ਜਾਨਿ ਕਰਿ ਸਭਿਹੀ। 
ਗੁਰ ਉਪਦੇਸ਼ ਗਹੈ ਦਿਢ ਤਬ ਹੀ 
॥੧੨॥ 
ਆਤਮ ਪੂਰਨ ਜਹਿਂ ਕਹਿਂ ਦੇਖੀ। 
ਨਿਜ ਸਰੂਪ ਕੋ ਲਖਹਿ ਵਿਸ਼ੇਖ਼ੀ। 
ਮਨ ਕੀ ਬਿਰਤਿ ਟਿਕੇ ਸੁਖ ਰਾਸਾ। 
ਨਿਸ਼ਚਲ _ ਹੋਵੈ _ਦਿਢ _ ਅੱਭਯਾਸਾ- 


॥੧੩॥ 
ਦੈੱਤ ਪੁੱਤਰ ਸੁਨਿ ਗਿਰਾ ਉਚਾਰੀ। 


-ਹਮਹਿਂ ਬਤਾਇ ਬਾਤ ਇਹ ਸਾਰੀ। 

ਅਸ ਤੁਮ ਗਯਾਨ ਕਹਾਂ ਤੇ ਪਾਵਾ? 

ਸਰਬਹਿ _ ਸਾਰ _ ਅਸਾਰ _ਲਖਾਵਾ! 'ਕੀ ਸਾਰ ਹੈ ਤੇ ਕੀ ਅਸਾਰ ਹੈ, ਤੂੰ ਸਾਰੀ ਗਲ 
॥੧੪॥ ਲਖ ਲਈ ਹੈ। 
ਹਮ ਤੁਮ ਪਢਤਿ ਗੁਰੂ ਇਕ' ਪਾਹੀ। __'ਪਾ:-ਇਸ। 
ਅਪਰ ਨਿਕਟ ਗਮਨੇ ਕਬ ਨਾਂਹੀ। 

ਔਰ ਨ ਕੋ ਆਵਾ ਇਹ ਥਾਨਾ। 

॥੧੫॥ 

ਔਰ ਨ ਆਯੋ, ਤੂੰ ਨਹਿ ਗਯੋ। 

ਐਸੋ ਗਯਾਨ ਕਹਾਂ ਤੇ ਭਯੋ ? 

ਇਹ ਸੰਸਾ ਉਰ ਦੇਹੁ ਮਿਟਾਈ-। 

ਤਿਨ ਤੇ ਸੁਨਿ ਮੈ ਗਿਰਾ ਅਲਾਈ 

॥੧੬॥ 


-ਜਬ ਮਮ ਪਿਤ ਤਪ ਹੇਤ ਪਧਾਰਾ। 
(ਪੁਹਲਾਦ ਨੂੰ ਗਿਆਨ ਕਿਵੇਂ ਹੋਇਆ?) 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮੰਦੁਾਚਲ ਪਰ ਹਠ ਵਡ ਧਾਰਾ। 
ਸੁਨਿ ਕਰਿ ਸ਼੍ਰੋਨ ਸੁਰਨ ਸੰਮੂਹਾ!। 
ਸੈਨ ਬਟੋਰੀ ਕੀਨੀ ਬਯੂਹਾ! ॥੧੭॥ 
ਹਰਖ ਪਰਸਪਰ ਬਚਨ ਬਖਾਨਾ। 
-ਦਾਨਵ ਕੁਲ ਕੋ ਕਰਹੁ ਨਿਦਾਨਾ'। 
ਬਿਨ ਪੁਯਾਸ! ਰਨੁਜੇਸ਼ ਨਸਾਨਾ?'-। 


ਜਿਮ ਪਪੀਲਕਾ! ਅਹਿ” ਕਿਯ ਹਾਨਾ? 
॥੧੮॥ 

ਕਟਕ ਬਟੋਰ ਆਨਿ ਰਜਧਾਨੀ। 
ਮੰਡਯੋ! ਜੁੱਧ ਕੂੱਧ ਕਰਿ ਮਾਨੀ”। 
ਦਾਨਵ! ਮਿਲਿ ਇਕ ਠਾਂ ਤਿਹ ਕਾਲਾ। 
ਦਾਰੁਨ! _ ਸੰਘਰ?£ ਕੀਨ _ ਬਿਸਾਲਾ 
॥੧੯॥ 

ਗਦਾ ਤ੍ਰਿਸੂਲਨ ਗਿਰ! ਤਰੁ? ਭਾਰੇ। 
ਏਕਹਿ ਬਾਰ ਸੁਰਨ ਪਰ ਡਾਰੇ। 


ਤੇ ਬਚਾਇ ਇੰਦਰ ਕਰਿ ਕ੍ਰੋਧਾ। 

ਲੇ ਕਰਿ ਸੰਗ ਸਰਬ ਨਿਜ ਜੋਧਾ 
॥੨੦॥ 

ਬੁੱਜ! ਹਤਨ ਕਿਯ ਦੈੱਤ ਬਿਹਾਲਾ”। 


ਭਾਜੇ ਉਰ ਧਰਿ ਤ੍ਰਾਸ ਬਿਸਾਲਾ। 
ਪੁੱਤ ਕਲਿੱਤੁ' ਨ ਮਿੱਤਰ ਸੰਭਾਰਾ। 
ਪ੍ਰਾਨ ਬਚਾਵਨ ਹੇਤ ਵਿਚਾਰਾ ॥੨੧॥ 
ਪਾਇ ਬਿਜੈ ਕੋ ਅਧਿਕ ਪੁਰੰਦਰਾ!। 
ਦੈਤ ਰਾਜ ਕੇ ਆਵਾ ਅੰਦਰ। 

ਸਭਿ ਦਾਨਵ ਕੀ ਸੈਨ ਨਿਖੂਟੀ। 
ਹਰਖਤਿ ਹੂ _ਮੁਲਤਾਨ ਸੁ ਲੂਟੀ 
॥੨੨॥ 

ਮਮ ਮਾਤਾ ਕੋ ਗਹਿ ਅਸੁਰਾਰੀ। 
ਲੇ ਕਰਿ ਗਮਨ ਨਿਜ ਸੰਗਾਰੀ। 
ਸਹਿਜ ਸੁਭਾਇ ਚਲੇ ਮਗ ਜਾਈਂ। 


1119 





'ਸਾਰਿਆਂ ਨੇ। 

'ਫੌਜ ਕੱਠੀ ਕਰਕੇ ਤਰਤੀਬ ਵਾਰ ਕੀਤੀ। 

'ਅੰਤ, ਨਾਸ਼ 

'ਬਿਨਾਂ ਯਤਨ। “ਦੈਂਤਾਂ ਦੇ ਰਾਜੇ ਦਾ ਨਾਸ਼ ਹੋ 


ਜਾਇਗਾ। 'ਪਾ:-ਨ ਮਾਨਾ। 
ਕੀੜੀਆਂ ਨੇ। “ਸੱਪ। “ਨਾਸ਼ 


'ਰਚਿਆ। “ਮਨ ਵਿਚ (ਅ) ਹੰਕਾਰ ਨਾਲ। 
ਦੈੱਤਾਂ ਨੇ। 
!'ਭਯਾਨਕ। “ੁੱਧ। 


'ਪਹਾੜ। “ਬ੍ਰਿੱਛ। 


'ਇੰਦੁ ਦਾ ਸ਼ਸਤੁ ਹੈ। ਆਰ ਕੇ ਕੀਤੇ ਦੈਂਤ 
ਬੇਹਾਲ। 


'ਇਸਤ੍ਹੀ। 


'ਇੰਦੂ। 


!ਅਸੁਰ%ਅਰੀ ਦੈਤਾਂ ਦਾ ਵੈਰੀ ਇੰਦੂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1120 


ਨਾਰਦ ਮੁਨਿ ਮਿਲਿਓ ਤਬ ਆਈ 
॥੨੩॥ 

ਪਿਖਿ ਕਰਿ ਰਿਖਿ ਉਰ ਉਪਜੀ ਦਾਯਾ। 
ਕਹਿਨ ਲਗਜਯੋ ਤਬ -ਹੇ ਸੁਰ ਰਾਯਾ ! 
ਬਿਨ ਅਪਰਾਧ ਨਾਰ ਗਹਿ ਆਨੀ। 
ਤਜਹੁ ਬੇਗ _ਮਾਨਹੁ ਮਮ __ਬਾਨੀ- 
॥੨੪॥ 





॥੨੫॥ 


ਨਾਰਦ ਕਹਤਿ -ਸੁਨਹੁ ਸੁਰਰਾਈ' ! 
ਤਿਸ ਕੋ ਪੁਤ ਨ ਮਾਰਯੋ ਜਾਈ। 
ਹੈ ਹਰਿ ਭਗਤ ਸੁ ਆਤਮ ਗਯਾਨੀ। 


੭੨੩ 


ਅਸ ਕੋ? ਕਰੈ ਤਾਸ ਕੀ ਹਾਨੀ 


॥੨੬॥ 

ਤੁਮਰੇ ਸਹਿਤ ਅਪਰ ਜੋ ਦੇਵਾ। 

ਹਨਿ ਕ ਸਕੈ ਤਤਪਰ ਹਰਿ ਸੇਵਾ!-। _'ਜੋ ਹਰਿ ਸੇਵਾ ਵਿਚ ਲੌਗਾ ਹੈ। 
ਮਾਨ ਪੁਰੰਦਰ ਭੈ ਉਰ ਮਾਂਹੀ। 

ਰਿਖਿ ਕੇ ਕਹੇ ਛਾਡ ਦਿਯ ਤਾਂਹੀ 
॥੨੭॥ 

ਭਗਤ ਨਾਮ ਸੁਨਿ ਬੰਦਨ ਕੀਨੀ। 

ਚਹੁ' ਦਿਸ਼ਿ ਤੀਨ ਪੁਦੱਖਨ ਦੀਨੀ। 
ਤਿਹ ਛਿਨ ਕਰੁਨਾ ਕਰਿ ਮੁਨਿਰਾਯਾ। 
ਕਹਿ ਹਿਤ ਸੋ ਨਿਜ ਆਸ਼ੂਮ' ਲਯਾਯਾ 
॥੨੮॥ 

-ਹੇ ਪੁੱਤੀਂ ਰਹਿਯੇ ਇਸ ਥਾਨਾ। 

ਜਬ ਲਗ ਤਬ ਪਤਿ! ਨਹੀਂ ਮਿਲਾਨਾ। 
ਤਬ ਲਗ ਸਭਿ ਤੇ ਨਿਰਭੈ ਪਾਈ। 

ਰਹੋ ਰਿਖਿਨਿ ਢਿਗ ਚਿੰਤ ਬਿਹਾਈ- 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1121 





॥੨੯॥ 

ਸੁਨਿ ਕਰਿ ਸਭਿ ਦੁਖ ਚਿੰਤਾ ਭਾਗੀ। 

ਹਿਤ ਧਰਿ ਰਿਖਿਨਿ ਸੇਵ ਕੋ ਲਾਗੀ। 

ਇਸ ਪੁਕਾਰ ਬੀਤਯੋ ਕਿਤ ਕਾਲਾ। 

ਮੁਝ _ਉਪਦੇਸ਼ਯੋ _ਗਯਾਨ _ਬਿਸਾਲਾ! 

॥੩੦॥ 

ਰਹੀ ਨ ਸੁਧ ਮਾਤਾ ਕੋ ਜਬ ਕੀ। 

ਰਿਦੇ ਭਗਤਿ ਧਾਰੀ ਮੈ' ਤਬ ਕੀ। 

ਸੋ! ਅਬ ਤੁਮ ਸੋ ਕਹਿਤਿ ਸੁਨਾਈ। 'ਭਾਵ, ਭਗਤੀ। 

ਕਰਹੁ _ ਸਦੀਵ _ਬਿਕਾਰ _ਬਿਹਾਈ! 'ਵਿਕਾਰ ਨਾਸ਼ ਕਰਕੇ (ਭਗਤੀ) ਕਰੋ। 


॥੨੧॥ 

ਖਟ ਬਿਕਾਰ ਆਤਮ ਮਹਿ ਨਾਂਹੀ। 'ਵਿਕਾਰ, ਵਟਾਉ। 

ਲਖਿਯੇ ਸਰਬ ਸ਼ਰੀਰਨਿ ਮਾਂਹੀ। 

ਜਨਮ, __ਅਸਤ!, ਅਰ _ ਬ੍ਰਿੱਧ?, 'ਇਸਥਿਤੀ। 'ਸ਼ੁੱਢਾ ਹੋਣਾ। 'ਬਦਲ ਜਾਣਾ। 
ਪੁਣਾਮਾ”। 

ਖੀਣ ਹੋਣ, _ਮਰਨੋ ਦੁਖ _ਧਾਮਾ_'ਕ੍ਰਿਸ਼ ਹੋਣਾ, ਢਲਨਾ। 


॥੩੨॥ 

ਆਤਮ ਇਨ ਤੇ ਰਹਿਈ ਨਯਾਰੋ। 

ਜਯੋ: ਜਲ ਕਮਲ ਦਲਨ' ਨਿਰਧਾਰੋ”। 'ਕਮਲ ਦੇ ਪੱਤੇ। “ਨਿਰਨੈ ਕਰੋ। 

ਸ਼ੁੱਧ ਬਯਾਪਕ!' ਅਵਯਯ£ ਸੋਉ। ਪਰੀ ਪੂਰਨ। “ਇਕ ਰਸ। 

ਸਰਬ ਸ਼ਰੀਰਨ! ਆਸ਼ੂਯ ਜੋਊ ॥੩੩॥ _'ਸਾਰੇ ਸ਼ਰੀਰਾਂ ਦਾ। 

ਸੱਤਯ, ਸਦੀਵ, ਅਨੰਦ ਅਨੂਪਾ। 

ਸੋ ਤੁਮ ਜਾਨੋ ਅਪਨ ਸੂਰੂਪਾ। 

ਨੌਸੂਰ' ਦੇਹਿ ਪਦਾਰਥ ਜੇਤੇ। 'ਨਾਸ਼ਮਾਨ। 

ਮੈ ਮੇਰੀ ਤਜਿ ਦੇਹੁ ਇਨੇ ਤੇ!' "ਇਨ੍ਹਾਂ ਤੋਂ। 'ਪਾ:-ਅਨੇਤੇ। 

॥੩੪॥ 

ਪਰਕ੍ਰਿਤਿ ਮੂਲ ਮਹਿਤੱਤ ਉਪਾਵਾ। 

ਅਹੰਕਾਰ ਤਨ ਮਾਤ ਬਨਾਵਾ'। 

"ਇਹ ਸਾਂਖ ਸ਼ਾਸਤ੍ਰ ਦਾ ਹਿਸਾਬ ਹੈ:-ਅਰਥਾਤ ਮੂਲ ਪੂਰਕ੍ਰਿਤੀ ਹੈ, ਉਸ ਤੋਂ ਮਹਿਤੜ੍ਹ, ਉਸ ਤੋ 
ਅਹੰਕਾਰ, ਅਹੰਕਾਰ ਤੋ' ਪੰਚ ਤਨ ਮਾਤ੍ਹਾ (ਸ਼ਬਦ, ਸਪਰਸ਼, ਰੂਪ, ਰਸ, ਗੰਧ), ਪੰਜ ਤਨ ਮਾਤ੍ਹਾ ਤੋਂ 
ਪੰਚ ਭੂਤ, ਇਨ੍ਹਾਂ ਤੋਂ ੧੧ ਇੰਦੂੀਆਂ (ਪੰਜ ਗਕਾਨੇਂਦੂਯ, ਪੰਜ ਕਰਮੇਂਦੂਯ, ਯਾਰ੍ਹਵਾਂ ਮਨ) ਇਹ ਸਾਰੇ 
ਚਉਵੀ ਹਨ ਤੇ ਪੰਝੀਵਾਂ ਪੁਰਖ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1122 


ਇੰਦੀ ਏਕਾਦਸ਼ ਪਰਕਾਰਾ'। ਗਿਆਰਾਂ ਤਰ੍ਹਾਂ ਦੀਆਂ। 

ਪੰਚ ਭੂਤ! ਇਹ ਸਰਬ _ਪਸਾਰਾ_'ਨਿਰਲੇਪ। 

॥੩੫॥ 

ਪੁਰਖ ਏਕ ਸਭਿ ਥਾਨ ਪਛਾਨੋ। 

ਹੈ ਅਸੰਗ' ਇਨ ਆਸ਼ੂਯ? ਜਾਨੋ'। /ਪੰਜਾਂ ਤੱਤਾਂ ਦਾ। “ਇਨ੍ਹਾਂ ਦਾ ਆਸਰਾ। 

"ਪੂਰਖ ਨੂੰ ਸਾਰੇ ਬਾਈਂ “ਇਕ” ਮੰਨਣਾ, ਉਸ ਦਾ ਅਸੰਗ ਹੋਣਾ ਤੇ ਜਗਤ ਦਾ ਆਸਰਾ ਰੂਪ ਹੋਣਾ 
ਇਹ ਹਿਸਾਬ ਵੇਦਾਂਤ ਦਾ ਹੈ। ਸਾਂਖ ਨੇ ਸਾਰੇ ਵਜਾਪਕ ਇਕ ਪੁਰਖ ਨਹੀਂ ਮੰਨਿਆ, ਉਸ ਨੇ ਪੁਰਖ 
ਅਨੇਕਾਂ ਮੰਨੇ ਹਨ। ਸਤਿਗੁਰੂ ਜੀ ਦੇ ਮਤਿ ਵਿਚ ਪੁਰਖ ਸਾਰੇ ਵਯਾਪਕ ਹੈ। ਪਰ ਉਹ ਕਰਤਾ ਬੀ ਹੈ 
ਤੇ ਕਾਦਰ ਬੀ ਹੈ ਤੇ ਫੇਰ ਅਸੰਗ ਹੈ। ਯਥਾ- 'ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ 
ਪਾਕੁ। ` 

ਜਿਉ” ਮਾਲਾ ਕੇ ਮਨਕਨ' ਮਾਂਹੀ। 'ਮਣਕਿਆਂ। 

ਏਕ ਸੂਤ ਸਭਿਹਿਨਿ ਮਹਿ ਆਹੀ 

॥੨੩੬॥ 

ਤੀਨ ਅਵਸਥਾ ਤਾਂਹਿ' ਨ ਕੋਈ। “ਤਿਸ (ਪੁਰਖ) ਦੀਆਂ। 

ਅਹੈ ਤੁਰੀ' ਸਾਖੀ? ਹੈ ਸੋਈ। 'ਚੌਥੀ (ਅਵਸਥਾ)। “ਦ੍ਰਿਸ਼ਟਾ (ਹੈ ਉਹ)। 

ਐਸੋ ਜੇ ਨਿਜ ਲਖਹੁ ਸਰੂਪਾ। 

ਪਾਵਹੁਗੇ _ਤਬ _ ਅਨਦ _ ਅਨੁਪਾਂ ਇਹ “ਗਯਾਨ` ਦਾ ਉਪਦੇਸ਼ ਹੈ। 

॥੩੭॥ 

ਜਨਮ ਮੂਲ ਜਾਨੁਹ ਅੱਗਯਾਨਾ। 

ਪਾਪ ਪੁੰਨ ਕੋ ਧਰਿ ਕਰਿ ਮਾਨਾ। 

ਅਨਿਕ ਜੋਨਿ ਪਾਵਹੁ ਦੁਖ ਭਾਰੀ। 

ਜਾਇ ਵਾਸ਼ਨਾ ਕੇ ਅਨੁਸਾਰੀ ॥੩੮॥ 

ਸੋ! ਉਰ ਤੇ ਪਰਿਹਰਿ” ਬਿਧਿ ਨੀਕੇ। 

ਪਾਵਹੁ ਅਨੰਦ ਭਾਵਤੇ ਜੀ ਕੇ। 

ਨਾਰਦ ਜਿਹ ਬਿਧਿ ਮੁਝੇ ਸੁਨਾਵਾ। 

ਤਿਹ ਪੁਕਾਰ ਅਬ ਤੁਮ ਪੁਤਿ ਗਾਵਾ 

॥੩੯॥ 

ਅਰਪਹੁ ਕਰਮ ਬਿਸ਼ਨੁ! ਪਗ ਮਾਂਹੀ। 

ਹੈ ਨਿਹਕਾਮ! ਨਾਮ ਭਜਿ ਤਾਂਹੀ-। 

ਸਨਿ ਉਪਦੇਸ਼ ਸਭੈ ਤਬ ਬਾਲਿਕ। 

ਉਪਜੀ ਭਗਤਿ ਰਿਦੇ ਦੁਖ ਘਾਲਕਾ 

॥੪੦॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1123 


ਸਿਮਰਨ ਲਗੇ ਨਾਮ ਸੁਖਕਾਰੀ। 

ਹਰਿ ਗੁਣ ਗਾਇ ਪ੍ਰੇਮ ਕਰਿ ਭਾਰੀ। 

ਉਠਤਿ ਬੈਠਤਿ ਗਵਨਤਿ ਤਬ ਹੀ। 

ਨਾਮ ਪੁਕਾਰਹਿਂ -ਹਰਿ ਹਰਿ- ਸਭਿ ਹੀ 

॥੪੧॥ 

ਸ਼ੁੱਕੂ ਸ਼ੂਨ' ਅਸ ਰੀਤਿ ਬਿਲੋਕੀ”। '਼ੁੱਕੂ ਦੇ ਪੁੱਤਰ ਸ਼ੰਡੇ ਮਰਕੇ ਨੇ। “ਦੇਖੀ। 
ਭੀ ਕੁਚਾਲ ਲਖਿ ਸਭਿ ਮਤਿ ਸ਼ੋਕੀ। 

ਜਸਪਦਾ' ਲੀਨ ਆਪਨੇ ਸਾਥਾ। 'ਛੇਤੀ। 'ਪਾ:-ਸਿਸ ਗਹਿ। 
ਗਏ, _ਹੁਤੋ _ਜਹਿੰ ਦਾਨਵ _ਨਾਥਾ 

॥੪੨॥ 

-ਨਿਜ ਸੁਤ ਕੋ ਅਬ ਰਖਹੁ ਅਗਾਰਾ। 

ਸਰਬ ਬਿਗਾਰੀ ਇਨ ਚਟਸਾਰਾ। 

ਰੰਚਕ' ਡਰ ਨਹਿ' ਮਨ ਮਹਿ ਮਾਨੇ। 

ਭਗਤਿ ਕਰਨ ਸਭਿ ਬਾਲ ਸਿਖਾਨੇ- 

॥੪੨॥ 

ਦੈਤਰਾਜ ਅੱਗਯਾਨ ਅਰੂਢਾ। 





ਮਨ ਹੰਕਾਰ ਵਡੋ ਮਤਿਮੂਢਾ। 

ਜਾਗਯੋ ਹਿਰਦੇ ਕ੍ਰੋਧ ਬਿਸਾਲਾ। 

ਮਨਹੁ ਦੂਸਰੀ ਪ੍ਰਗਟੀ ਜ੍ਰਾਲਾ ॥੪੪ ॥ 
ਤਿਰਛੇ ਕਰਿਕੇ ਨੈਨ ਤਰੇਰੇ'। 

ਬੋਲਤਿ ਭਾ ਦੁਰਬਚਨ ਘਨੇਰੇ। 

-ਮੰਦ ਮਤੀ ਰੇ ਮੂਢ ਕੁਭਾਗੀ ! 

ਮਹਾਂ ਅਧਮ' ਕੁਲ ਰੀਤਿ ਤਤਯਾਗੀ 


॥੪੫॥ 

ਕਾਲ ਨਿਕਟ ਆਵਾ ਅਬ ਤੇਰੇ। 

ਆਇਸੁ ਮੇਟਤਿ' ਹੋਵਤਿ ਮੇਰੇ। ਐੜਦਾ ਹੈਂ। 

ਕਿਹ! ਬਲ ਕੇ ਅਲੈਬ2? ਕੁਲਘਾਤੀ! - "ਕਿਸ ਦੇ। “ਆਸਰੇ। 
| 

ਅਸ ਕਹਿ ਹਨੀ ਲਾਤ ਮਮ ਛਾਤੀ 

॥੪੬॥ 

ਬਿਖ ਸੀ! ਬਾਨੀ ਬਕਤਿ ਬਹੋਰੀ। 'ਵਿਹੁ ਵਰਗੀ (ਕੌੜੀ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬੋਲਯੋ ਮੈ' ਤਬ ਦੁਇ ਕਰ ਜੋਰੀ'। 
-ਪਿਤਾ ! ਜੁ ਕਰਹੁ ਕ੍ਰੋਧ ਇਤਬਾਦੂ'। 
ਕੈਸੇ ਬਿਖ ਸਮ ਬੋਲਤਿ ਨਾਦੂ!' ॥੪੭॥ 
ਨਹਿਂ ਤਵ ਬਲ, ਨਹਿਂ ਮਮ ਬਲ ਕੋਊ। 
ਬਲੀ ਅਪਰ ਆਸ਼ੂਯ ਜਗ ਸੋਊ। 
ਥਾਵਰ ਜੰਗਮ!” ਕੀਟ ਬਿਧਾਤਾ”। 

ਜਿਹ ਬਸਿ ਕਰਿ ਸਭਿ ਰਾਖੇ ਤਾਤਾ! ! 
॥੪੮॥ 

ਅਤਿ ਬਲਿਸ਼ਟ' ਕਾਲਹੁ ਕਰਿ ਕਾਲੂ”। 
ਖਾਇ ਸਭਿਹਿਂ ਮੇਂਡਕ! ਜਯੋ' ਬਯਾਲੂ”। 
ਬਲ ਜੋ ਮਨ ਤਨ ਬਿਖੈ ਰਿਖੀਕੰ'। 
ਜਾਨਹੁ ਤਿਹ ਪੁਸਾਦਿ ਬਿਧਿ ਨੀਕੰ 
॥੪੯॥ 

ਤਜਹੁ ਸੁਭਾਉ ਅਸੁਰ ਨਿਜ ਜਾਤੀ। 
ਮਨ ਜੀਤਨ ਬਿਧਿ ਕਰਿ ਭਲਿ ਭਾਂਤੀ। 
ਮਨ ਸਮਾਨ ਨਹਿ ਸ਼ੱਤੂ ਕੋਊ। 

(ਮਨ ਸ਼ੱਤੂ) 

ਅਨਿਕ ਜਨਮ ਜਗ _ਦੇਵਤਿ ਜੋਊ 
॥੫੦॥ 

ਸੁ ਵਸ ਕਰਨ ਕੋ! ਕਰਹੁ ਉਪਾਊ। 
ਨੀਕੀ ਨੀਤਿ ਅਪਰ ਨਹਿ ਕਾਊ। 
ਸ਼ਬਦ ਸਪਰਸ਼ਾਦਿਕ ਇਹ ਘੋਰੇ। 
ਇਨ ਪਰ ਚਢਤਿ ਦਸੋ ਦਿਸ਼ ਦੌਰੇ 
॥੫੧॥ 
ਮਨ'ਬਿਖਿਯਨ ਮਹਿ ਅੰਹੈ ਮਵਾਸੂ' 
| 

ਵਡ ਹੰਕਾਰ ਕੋਟ! ਦਿਢ? ਤਾਸੂ”। 

ਕਾਮ ਕ੍ਰੋਧ ਲੋਭਾਦਿਕ ਜੇਈ। 

ਸਰਬ ਸਹਾਇਕ ਜਾਨਹੁ ਤੇਈ ॥੫੨॥ 
ਇਹ ਜੋਧਾ ਦੁਰਜੈ! ਸਭਿ ਮਾਂਹੀ। 

ਮਹਾਂ ਬਲੀ ਜੀਤਹਿ ਕੋ ਤਾਂਹੀ। 


1124 





'ਜੜ ਚੇਤਨ। “ਕੀੜੀ ਤੋ ਲੈ ਕੇ ਬੂਹਮਾ ਤਕ। 
ਹੇ ਪਿਤਾ ! 


'ਬੁਲੀ ਹੈ। “ਕਾਲ ਦਾ ਵੀ ਕਾਲ ਕਰਨ ਵਾਲਾ ਹੈ। 


/ਡੱਡੂ ਨੂੰ। “ਸੱਪ ਵਾਂਡ। 
'ਇੰਦੀਆਂ ਵਿਚ। 


।ਆਕੀ। "ਪਾ:-ਬਨ'। ?ਪਾ:-ਨਿਵਾਸੂ। 


'ਕਿਲ੍ਹਾ। “ਪੱਕਾ। “ਤਿਸਦਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜੇਕਰਿ ਬੂਝਯੋ ਚਹਿਤ ਉਪਾਊ। 

ਸਤਿ ਸੰਗਤ ਮਹਿ ਕਰਿ ਚਿਤ ਚਾਉ 
॥੫੩॥ 
ਪਾਰਬ੍ਰਹਮ ਕੋ ਸਿਮਰਨ ਕੀਜੈ। 

ਹਉਮੈ ਕੋ ਉਰ ਤੇ ਤਜਿ ਦੀਜੈ। 

ਨਾਮ ਬਿਖੈ ਨਿਜ ਬਿੱਤ੍ਰਿ ਟਿਕਾਵੋ। 
ਅਪਰ ਸਰਬ ਸੰਕਲਪ ਹਟਾਵੋ ॥੫੪॥ 
ਇਸ ਪੁਕਾਰ ਮਨ ਜੀਤਯੋ ਜਾਈ। 
ਸਰਬ ਦਿਗਬਿਜੈ ਤਬ ਤੂੰ ਪਾਈ। 

ਬਿਨ ਮਨ ਜੀਤੇ ਸੂਰ ਕਹਾਵੈ। 

ਅਧਿਕ ਆਪ ਕੋ ਬਲੀ _ਗਿਨਾਵੈ 


॥੫੫ ॥ 

ਮਹਿਤ ਪੁਰਖ! ਤਿਹ ਜਾਨਹਿਂ ਮੂਢਾ। 
ਲਖਿ ਨ ਸਕਾਇ ਭੇਦ ਜੋ ਗੂਢਾ-। 
ਸੁਨੀ ਸ਼੍ਰੋਨ ਮਹਿਂ ਜਬ ਅਸ ਬਾਨੀ। 
ਹਿਰਨਕਸ਼ਪ _ਮਤਿ' ਮੂਢ ਗੁਮਾਨੀ 


॥੫੬॥ 

ਉਰ ਮਹਿੰ ਪ੍ਰਗਟੀ ਰਿਸਤਿ ਬਹੂਤੀ। 
ਅਗਨਿ ਬਰਤਿ' ਜਨੁ” ਪਾਇ ਅਹੂਤੀ। 
ਕੰਪਤਿ ਦੇਹਿ ਲਾਲ ਅਤਿ ਨੈਨਾ। 
ਕਾਟਤਿ ਅਧਰਨ' ਚਿਤ ਨਹਿਂ_ਚੈਨਾ' 
॥੫੭॥ 

ਨਖ ਸ਼ਿਖ ਦਾਰੁਨ ਭੇਖ ਬਨਾਵਾ। 
ਨਾਸੈਂ! ਨਿਕਸ? ਧੂਮ ਨਭ” ਛਾਵਾ। 
ਹੁਤੇ ਸਭਾਸਦ' ਜੇ ਤਿਹ ਥਾਨਾ। 

ਡਰ ਕਰਿ ਧਰਕੇ! ਕਛੁ ਨ _ਬਖਾਨਾ? 
॥੫੮॥ 


1125 





'ਬੁਲਦੀ ਹੈ। ਆਨੋਂ'। 


'ਬੁਲ੍ਹਾਂ ਨੂੰ। "ਪਾ:-ਕਾਟਤ ਅਧਰ, ਨ ਚਿਤ ਮਹਿ 
ਚੈਨਾ। 


'ਨਾਸਕਾਂ ਵਿਚੋਂ। “ਨਿਕਲਕੇ। “ਅਕਾਸ਼ ਵਿਚ। 
।ਦਰਬਾਰੀ। 
ਧੜਕ ਗਏ। 


ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗੁੱਥੇ ਪੂਰਬਾਰਧੇ “ਪ੍ਰਹਲਾਦ” ਪ੍ਰਸੰਗ ਬਰਨੰਨ ਨਾਮ 


ਅਨਾਹਟਮੋ' ਅਧਯਾਯ ॥੬੮॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1126 





੬੯. [ਸਤਿਗੁਰ ਮੰਗਲ। ਪੁਹਲਾਦ ਪੁਸੰਗ] 


(ਦਸ ਸ਼ੁਭ ਗੁਣ) ॥੫੦॥ 


ਦਹਰਾ ; 

ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰ ਚਾਰਿ। 

ਇਸ ਬੇਰੀ ਹੂ ਭਵ ਸੁਫਲ, ਬਿਨ ਬੇਰੀ ਕਰਿ ਪਾਰ ॥੧॥ 

ਬੇਰੀ=ਬੇੜੀ, ਪੈਰਾਂ ਦੀਆਂ ਕੜੀਆਂ ਜੋ ਕੈਦੀਆਂ ਨੂੰ ਪਾਉਂਦੇ ਹਨ। ਹੱਥਾਂ ਦੀ ਹਥਕੜੀ ਤੇ ਪੈਰਾਂ 
ਦੀ ਬੇੜੀ ਕਹਿਲਾਉਂਦੀ ਹੈ, ਭਾਵ ਕੈਦ। 

ਬੇਰੀ=ਬੇੜੀ, ਨਾਉਕਾ। ਬੇੜਾ ਤੋ ਬੇੜੀ ਭਾਵ ਛੋਟੀ ਬੇੜੀ। 

ਬੇਰੀ=ਵਾਰੀ, ਹਿੰਦੀ ਵਿਚ ਬਾਰ ਨੂੰ ਬੇਰੀ ਬੀ ਲਿਖ ਬੋਲ ਲੈਂਦੇ ਹਨ। 

ਬੇਰੀ=ਢਿੱਲ, ਦੇਰੀ, ਬੇਰ ਨੂੰ ਹਿੰਦੀ ਵਿਚ ਬੇਰੀ ਬੀ ਲਿਖ ਬੋਲ ਲੈਂਦੇ ਹਨ। 

ਅਰਥ : 

(ਹੇ) ਸਤਿਗੁਰੂ ਜੀ! ਮੇਰੀ ਕੈਦ ਕੱਟ ਦਿਓ (ਅਤੇ) ਆਪਣੀ ਨੌਕਾ ਪਰ ਚਾੜ੍ਹਕੇ ਬਿਨਾ ਦੇਰੀ 
(ਦੇ ਸੰਸਾਰ ਨਦੀ ਤੋਂ) ਪਾਰ ਕਰ ਦਿਓ (ਜੋ) ਇਸ ਵਾਰੀ ਦਾ ਜਨਮ ਸਫਲਾ ਹੋ ਜਾਵੇ। 
ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਸ਼ੀ ਗੁਰੁ ਅੰਗਦ ਜੀ ਇਹ ਕਥਾ। 

ਜਥਾ ਪ੍ਰਹਿਲਾਦ ਭਨੀ ਸੁਨੁ ਤਥਾ। 

“ਹਿਰਨਕਸ਼ਪ ___ਸੁਨਿ __ ਬਿਸ਼ਨੁ 'ਬੰਦਗੀ। 

ਉਪਾਸਨ”। 

ਭਯੋ ਕ੍ਰੋਧ ਮੈ ਮਨਹੁ ਹੁਤਾਸਨ!' ॥੨॥ _ 'ਅਗਨੀ। 

ਮਾਰਨ ਚਹਿਸ ਮੰਦਮਤਿ ਮਾਨੀ। 

ਮੁਖ ਤੇ ਬੋਲਯੋ ਬਿਖਵਤ' ਬਾਨੀ। 'ਜ਼ਹਿਰ ਵਰਗੀ। 

-ਰੇ ਸਠ ਬਾਲਿਕ! ਮੋ ਬਿਨ ਈਸਾ!। __ 'ਸ਼੍ਰ। 

ਕਹੋ ਕਹਾਂ? ਨਤੁ! ਕਾਟੋ ਸੀਸਾ?- 'ਨਹੀਂ ਤਾਂ। “ਤੇਰਾ) ਸਿਰ। 

॥੩॥ 

ਅਸ ਕਹਿ ਮਯਾਨਹਿ ਤੇ ਸੁ ਮਹਾਨਾ। 

ਖੈਂਚਿ ਖੜਗ ਕਰ ਮਹਿ ਚਮਕਾਨਾ। 

-ਕੋ ਰਖਵਾਰੋ ? ਦੇਹੁ ਬਤਾਈ। 

ਅਬ ਜਮ ਧਾਮਹਿ!' ਦੇਉ ਪਠਾਈ- 

॥੪॥ 

ਸੁਨਿ ਕਰਿ ਮੈ' ਤਬ ਗਿਰਾ ਅਲਾਈ। 

-ਪਰਿਪੂਰਨ ਹੈ ਸਭਿਨੀ ਥਾਈਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਤਿਹ ਬਿਹੀਨ ਕੋ ਥਾਨ ਨ ਊਨਾ। 

ਜਢ ਜੰਗਮ ਮੈ” ਪਿਖੋ' ਨ ਸੂਨਾ- ॥੫॥ 
ਕਹਿਤ' -ਜਿ ਹੈ ਜਢ ਜੰਗਮ ਮਾਂਹੀ। 
ਇਹ ਸਥੰਭ ਮਹਿ! ਦੀਸਤਿ ਨਾਂਹੀ। 
ਬ੍ਰਿਥਾ ਬਕਤਿ ਬਾਲਿਕ ਮਤਿਮੰਦੇ ! 
ਅਬਹਿ ਕਰੌ ਤਵ ਸੀਸ ਨਿਕੰਦੇ- 
॥੬॥ 

ਮੈ ਨਿਸ਼ਚੈ ਧਰਿ ਹ੍ਿਦੇ ਵਿਸੇਖ਼ੋ। 
ਕਹਯੋ -ਥੰਭ ਦਿਸ਼ਿ ਭਲਿ ਬਿਧਿ ਦੇਖੋ। 
ਅਹੈ ਬਿਸ਼ਨੁ ਤਿਹ ਮਹਿ ਲਖਿ ਸਾਚੋ। 
ਤੋਹਿ ਨ ਦੀਸਤਿ ਮਤ ਕੇ'`ਕਾਚੋ- 


॥੭॥ 

ਅਸ ਸੁਨਿ, ਕੋਪ ਥੰਭ ਦਿਸ਼' ਦੇਖਾ। 
ਖੜਗ ਮੁਸਟ” ਹਨਿ? ਜੋਰ ਬਿਸ਼ੇਖਾ। 
ਭਯੋ ਸ਼ਬਦ ਦਾਰੁਨ!' ਅਤਿ ਘੋਰਾ?। 
ਜਨ! ਬੁਹਮੰਡ ਦੀਨ ਕਿਨ ਫੋਰਾ? 


॥੮॥ 

ਸੁਨਯੋ ਬਿਧਾਤੇ! ਅਪਨੋ ਲੋਕਾ। 

ਪਲੈ ਕਾਲ ਲਖਿ!' ਸਭਿ ਕੋ ਸ਼ੋਕਾ?। 
ਬੁਧਰ ਭਏ! ਜੇ? ਸਭਾ ਮਝਾਰੀ। 

ਗਿਰੇ ਕਿਤਕ ਤਹਿ ਖਾਇ ਭਵਾਰੀ! 
॥੯॥ 

ਸਭਿ ਦੈੱਤਨ ਕੀ ਸੁਧ ਤਬ ਨਾਸ਼ੀ। 
ਚਾਰੋ' ਦਿਸ਼ਿ ਮਹਿੰ ਧੁਨਿ ਸੁ ਪੁਕਾਸ਼ੀ॥ 
ਸੁਨਿ ਦਨੁਜੇਸ਼' ਚੱਕ ਚਿਤ ਮਾਂਹੀ। 
ਲੋਚਨ _ਗੋਰਚ _ਪਿਖਿਯਤਿ _ ਨਾਂਹੀ! 
॥੧੦॥ 

ਭਯੋ ਉਦਿਤ! ਮਾਰਨ ਕਰਵਾਰਾ”। 

ਤਬ ਨਰਹਰਿ! ਨਿਜਰੂਪ ਦਿਖਾਰਾ”। 
ਨਹਿੰ ਮਾਨੁਖ ਨਹਿੰ ਸਿੰਘ ਬਨਾਊ'। 
ਪ੍ਰਗਟਯੋ ਵਡੋ ਪ੍ਰਤਾਪ ਪ੍ਰਭਾਉਊ ॥ ੧੧॥ 





'ਦੈ'ਤ ਨੇ ਕਿਹਾ। 
ਇਸ ਥੰਮੇ ਵਿਚ। 


'ਪਾ:-ਤੇ, ਭੇ। 


'ਵੱਲ। 

'ਤਲਵਾਰ ਦੀ ਮੁੱਠ। ਆਰੀ। 
'ਭਯਾਨਕ। “ਬੜਾ ਡਾਢਾ। 
ਮਾਨੋ। “ਫੋੜ। 


ਬ੍ਰਹਮਾ ਨੇ। 

'ਜਾਣ ਕੇ। “ਅਫਸੋਸ ਹੋਇਆ। 
ਬੋਲੇ ਹੋ ਗਏ। “ਜਿਤਨੇ (ਸਨਗੇ)। 
'ਭੁਵਾਲੀ। 


'ਅਵਾਜ਼। 
/ਦੈੱਤਾਂ ਦਾ ਰਾਜਾ। “ਹੈਰਾਨ। 
ਅੱਖਾਂ ਅੱਗੇ ਤਾਂ ਕੁਛ ਨਹੀਂ ਦਿਸਦਾ। 


ਤਿਆਰ ਹੋਇਆ। “ਤਲਵਾਰ ਮਾਰਨ ਨੂੰ। 


!ਨਰਸਿੰਘ ਨੇ। 2ਦਿਖਾਇਆ। 


1127 


ਨਾ ਮਨੁੱਖ ਨਾ ਸ਼ੇਰ ਦੀ ਬਨਾਵਟ, ਸੂਰਤ ਹੈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਥੰਭ ਪਾੜ ਨਿਕਸੇ ਜਗਰਾਈ। 
ਅਦਭੁਤ ਦਾਰੁਨ ਬੇਖ ਬਨਾਈ। 

ਦੈਤ ਰਾਜ ਅਵਲੋਕ ਬਿਚਾਰਾ। 

-ਕੋ ਇਹ? ਲਖਜਯੋ ਨ ਜਾਇ ਅਕਾਰਾ 
॥੧੨॥ 

ਕੰਪਮਾਨ ਤਨ ਭੈ ਵਡ ਧਾਰੀ। 

ਨਿਸ਼ਚੈ ਕਰਿ ਨ ਸਕੈ, ਸੁਧ ਹਾਰੀ। 

ਤਬ ਲੌ ਸੀ ਨਰਸਿੰਘ ਬਿਸਾਲਾ। 

ਗਰਜ ਉਠੇ ਕਰਿ ਸ਼ਬਦ _ਕਰਾਲਾ' 
॥੧੩॥ 

ਬਾਰ ਬਾਰ ਮੁਖ ਲੇਤਿ ਜੰਭਾਈ'। 
ਦੇਖਤਿ ਦਾੜੈ' ਧੀਰ ਨਸਾਈ। 
ਸ਼ਰੋਨਤਿ' ਸਰਸੇ” ਆਰੁਣ” ਲੋਚਨ“। 
ਜੀਭ ਖੜਗ ਸਮ! ਜਨ? ਦੁਖ ਮੋਚਨ” 
॥੧੪॥ 

ਰੰਗ ਸਰੀਰ ਕਨਕ ਜਨੁ ਤਾਵਾ। 


ਦਾਰੁਨ' ਊਚੋ ਕਾਨ? ਉਠਾਵਾ। 

ਗਿਰ ਕੰਦਰ! ਸਮ ਬਦਨ? ਪਸਾਰਾ। 
ਭ੍ਰਿਕੁਟੀ' ਕੁਟਿਲ” ਧਨੁਖ _ਅਕਾਰਾ” 
॥੧੫॥ 

ਕੰਠ! ਰੋਮ? ਕਰਿ ਤਰਸਤਿ” ਘਨ ਕੋ“। 


ਸੁਰਗ ਤੀਕ ਬਿਸਤਾਰਯੋ ਤਨ ਕੋ। 
ਉਹ ਹੈ ਆਯੁਤ' ਕਟ? ਜਿਨ ਛੀਨਾ”। 
ਦੋਨੋ ਬਾਹੁ ਬਿਸਾਲ ਸੁ ਪੀਨਾ! ॥੧੬॥ 
ਕੁਟਿਲ ਬਿਕਟ' ਨਖ? ਅਤਿਸ਼ੈ” ਘੋਰਾ"। 
ਬੱਜੂ ਆਦਿ ਤੇ ਅਧਿਕ ਕਠੋਰਾ”। 
ਦੇਖਤਿ ਭਾਜੇ ਦਾਨਵ ਸਰਬਾ। 

ਦੈਂਤਰਾਜ ਗਹਿ ਗਦਾ! ਸੁ _ਗਰਬਾ? 
॥੧੭॥ 
ਬਲਨਿਧਿ' ਹੁਤੋ ਧਰੇ ਉਰ ਧੀਰਾ। 


1128 





'ਭਿਆਨਕ। 
!ਉਬਾਸੀ। 


'ਲਹੂ। “ਵਰਗੇ। “ਲਾਲ। “ਨੇਤੂ। 

'ਜੀਭ ਤਲਵਾਰ ਵਰਗੀ। “ਦਾਸਾਂ ਦੇ। 'ਦੁਖ ਕੱਟਣ 
ਵਾਲੀ। 

'ਸੋਨਾ ਮਾਨੋ ਤਪਾਇਆ ਹੋਇਆ। 

'ਭਯਾਨਕ। ?ਕੰਨ। 

/ਪਹਾੜ ਦੀ ਖੱਡ। “ਮੂੰਹ। 

'ਭਰਵੱਟੇ। “ਟੇਢੇ। “ਕਮਾਣ ਦੀ ਸ਼ਕਲ ਦੇ। 


'ਗਲ ਦੇ। ?ਵਾਲ। 'ਡ਼ਰਾਂਵਦਾ ਹੈ। “ਬੱਦਲਾਂ ਨੂੰ, 
ਭਾਵ ਬਹੁਤ ਕਾਲੇ ਹਨ ਵਾਲ। 

ਮਾਨੋ) ਅਸਮਾਨ। 

'ਚੌੜੀ ਛਾਤੀ ਹੈ। “ਲੈਂਕ। “ਪਤਲਾ। 

ਦੋਵੇਂ ਬਾਹਾਂ ਲੈਮੀਆਂ ਤੇ ਤਕੜੀਆਂ। 
'ਕਰੜੇ ਤੇ ਟੇਢੇ। ”ਨਹੁਂ। “ਬੜੇ। “ਭਿਆਨਕ। 
!ਸਖਤ। 


'ਗੁਰਜ। ?ਹੰਕਾਰੀ ਹੋਇਆ। 


ਬੜਾ ਬਲੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1129 





ਆਵਾ ਸਮਨੁਖ ਜੋ ਬਡ ਬੀਰਾ। 

ਮਹਾਂ ਮੱਤ ਕੁੰਚਰ' ਜਿਉ" ਧਾਯੋ?। ਬੜੇ ਮਸਤ ਹਾਥੀ। “ਦੌੜਿਆ। 

ਤਿਉ ਸ਼ੀ ਨਰਹਰਿ ਕੇ ਢਿਗ ਆਯੋ 

॥੧੮॥ 

ਗਹੇ ਗਦਾ ਕਰ ਜੋਰਿ ਪੁਹਾਰੀ। 

ਪੁਨ ਇਤ ਉਤ ਫਿਰ ਘਾਤ ਬਿਚਾਰੀ। 

ਦੁਤਿਯੇ ਬਾਰ ਨੇਰ' ਜਬ ਕੀਨਾ। 

ਸ਼ੀ ਨਰਸਿੰਘ ਤਬਹਿ ਗਹਿ ਲੀਨਾ 

॥੧੯॥ 

ਬਿਨਾ ਪ੍ਰਯਾਸ ਗਰੁੂੜ ਅਹਿ ਗਹਿਈ!। _ 'ਜਿਵੇਂ) ਨਿਰਯਤਨ ਗਰੜ ਸੱਪ ਨੂੰ ਫੜ ਲੈਂਦਾ 


ਹੰ। 
ਤਿਉ ਗਹਿ ਲੀਨ, ਛੁਟਨ ਕੋ ਚਹਿਈ। 
ਲੀਲ੍ਹਾ ਹੇਤ ਪ੍ਰਭੂ ਪੁਨ ਛੋਰਾ। 
ਛੁਟਿ ਕਰਿ ਗਰਜਤਿ ਭਾ ਤਬ ਘੋਰਾ 
॥੨੦॥ 
ਹਾਹਾਕਾਰ ਦੇਵ' ਸਭਿ ਕਰਿਹੀਂ। 


ਘਨ' ਪਟ ਕਰਿ ਦੇਖਹਿਂ ਉਰ 
ਡਰਿਹੀਂ। 


ਪੁਭੁ ਕੇ ਬਲ ਮਹਿਂ ਸ਼ੰਕਾ ਮਾਨਹਿਂ। 

ਹਿਰਨਾਕਸ਼ _ਕੋ__ ਬਲੀ _ ਪਛਾਨਹਿਂ 

॥੨੧॥ 

ਅਹਿ' ਖਗਪਤ? ਜਿਉ ਖੇਲਨ ਹੇਤਾ। __ 'ਸੱਪ। “ਗਰੁੜ। 

ਲਖਤਿ ਨ ਕਰਿਹੀ ਕ੍ਰਿਪਾ ਨਿਕੇਤਾ!। __'ਨਹੀਂ ਸਮਝਦੇ (ਦੇਉਤੇ) ਕਿ ਕ੍ਰਿਪਾਨਿਕੇਤ 


(ਵਿਸ਼ਨੂੰ) ਉਸ ਤਰ੍ਹਾਂ ਕਰ ਰਹੇ ਹਨ। 
ਪੁਨ ਦਨੁਜੇਸ਼ ਲਏ ਅਸਿ ਢਾਲਾ। 
ਆਯੋ ਪੁਭੁ ਸਮੀਪ ਤਤਕਾਲਾ ॥੨੨॥ 
ਸ਼ੀ ਨਰਸਿੰਘ ਗਰਜ ਧੁਨਿ ਘੋਰਾ। 
ਦਾਰੁਣ' ਕਿਯ ਚਹੁ” ਓਰ? ਕਨੋਰਾ”। 'ਭਿਆਨਕ। “ਚਾਰੋ' ਤਰਫ। “ਸਖਤ। 
ਦੌਰ ਗਹਯੋ ਦਨੁਜੇਸ਼ਹਿਂ ਐਸੇ। 
ਅਹਿ! ਗਹਿ? ਲੇਤਿ ਮੇਂਡਕੈ” ਜੈਸੇ 'ਸੱਪ। “ਫੜ। 'ਡੱਡੂ ਨੂੰ। 
॥੨੩॥ 
ਫਰਫਰਾਤਿ ਭਾਜਨ ਇਤ ਉਤ ਕੋ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1130 


ਦਿਢ ਗਹਿ ਲਿਯ ਨ ਜਾਨ ਦਿਯ ਕਿਤ 

ਕੋ। 

ਤਿਹ ਛਿਨ ਸਭਾ ਦ੍ਰਾਰ' ਕੇ ਥਾਨਾ। ਸਭਾ ਦੇ ਦਰਵਾਜੇ ਵਿੱਚ। 
ਧਾਰਿ" ਉਰੂ _ਪਰ£ ਸ੍ਰੀ _ਭਗਵਾਨਾ 'ਪੱਟਾਂ ਉੱਪਰ। 'ਪਾ:-ਧਰਿਯੋ। 
॥੨੪॥ 

ਤੂਰਨ” ਨਖ ਸੋ ਉਦਰ ਬਿਦਾਰਾ”। 'ਛੇਤੀ। ਪਾੜ ਦਿੱਤਾ ਨਹੁਆਂ ਨਾਲ। 
ਮਹਾਂ ਬਲੀ ਇਕ ਛਿਨ ਮੈ' ਮਾਰਾ। 

ਨਹਿੰ ਅੰਤਰ ਨਹਿ ਬਾਹਿਰ ਕੀਨਾ। 

ਦਯੋਸ' ਨ ਨਿਸਾ2 ਜਬਹਿ ਹਨਿ ਦੀਨਾ 'ਦਿਨ। “ਰਾਤ। 

॥੨੫॥ 





ਨਹਿ ਧਰਨੀ ਨਹਿ ਅੰਬਰ' ਮਾਂਹੀ। /ਅਸਮਾਨ। 

ਜਿਯਤ ਮ੍ਰਿਤਕ ਦੋ ਬਿਧਿ ਨਖ ਨਾਂਹੀ'। _'ਨਹੁੰ ਜਾਂ ਨਹੁੰਦ੍ਹਾਂ ਨਾ ਜੀਉਂਦੇ ਹਨ ਨਾ ਮੋਏ। 
ਜੀਉਂਦੇ ਨਹੀਂ, ਤੇ ਫੇਰ ਵਧਦੇ ਹਨ, ਵਧਦੀ ਜੋ 
ਸ਼ੈ ਹੈ ਸੋ ਜੀਉਂਦੀ ਹੈ, ਸੋ ਨਹੁੰ ਮੋਏ ਹੋਏ ਨਹੀਂ। 

ਬਿਧਿ ਕੀ ਰਚਨਾ ਜਨਮ ਨ ਲੀਨਾ। ਰਚਨਾਂ ਵਾਂਬੂ। 

ਸ਼ਿਲਾ ਥੰਭ! ਤੇ ਨਿਕਸਿ? ਪੂਬੀਨਾ 'ਪੱਥਰ ਦੇ ਥੰਭ। “ਨਿਕਲੇ। 


॥੨੬॥ 

ਕਰੇ ਸਾਚ ਸਭਿ ਬਚਨ ਬਿਧਾਤਾ। 
ਦਾਨਵ ਹਨਜਯੋ ਭਗਤ ਦੁਖ ਦਾਤਾ। 
ਉਦਰ ਬਿਦਾਰਯੋ ਕ੍ਰੋਧ ਅਪਾਰਾ। 

ਕਾਲ _ਭਯਾਨ ਜਿਮ ਬਦਨ ਪਸਾਰਾ 
॥੨੭॥ 

ਸ਼ਰੋਣਤ' ਸੋ ਭੀਗੇ ਸਭਿ ਅੰਗਾ। 

ਸੁੰਦਰ ਸ਼ੋਭਤਿ ਭਏ ਸੁਰੰਗਾ। 

ਆਂਤੈ”? ਕਾਢਿ ਗ੍ਰੀਵ ਮਹਿ? ਡਾਰੀ। 
ਸ਼ਾਂਤਿ ਨ ਹੋਵਤਿ ਰੋਸ _ਅਪਾਰੀ 
॥੨੮॥ 

ਤਬ ਜੇ ਦਾਨਵ ਗਏ ਪਲਾਈ। 

ਸੋ ਹਟਿ ਆਏ ਕਰਨ ਲਰਾਈ। 

ਗਹਿ ਗਹਿ ਸੰਗ ਨਖਾਯੁਧ' ਮਾਰੇ। 
ਸਗਰੇ _ਛਿਨ ਇਕ ਵਿਖੇ _ਸੰਘਾਰੇ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੨੯॥ 

ਤਦਪਿ ਨ ਕ੍ਰੋਧ ਸ਼ਾਂਤਿ ਕੋ ਪਾਵਾ। 

ਤਬ ਹੀ ਕੰਧ' ਕੇਸ ਝਹਿਰਾਵਾ”। 

ਭਿੰਨ ਭਿੰਨ ਭੇ! ਮੇਘ ਅਕਾਸ਼ਾ?। 
ਛੁਭਤਿ!' ਪਯਨਿਧਿ?' ਪਹੁੰਚੇ ਸ੍ਹਾਸਾ' 
॥੩੦॥ 

ਬਹੁ ਬਲ ਧਾਰਿ ਪ੍ਰਭੂ ਗਰਜਾਨਾ। 

ਸੁਨਿ ਬੁਹਮੰਡ ਸਗਰ ਅਕੁਲਾਨਾ'। 
ਬਿਚਲ ਗਏ” ਜੇ ਦੇਵ ਬਿਮਾਨਾ। 
ਉਡਗਨ! _ਗਿਰੇ ਮਹਾਂ ਭਯ ਮਾਨਾ 


॥੩੧॥ 
ਚਰਨਨ ਸੰਗਿ! ਦੁਖਿਤਿ ਭੀ ਧਰਨੀ?। 
ਪੁਬਲ ਤੇਜ, ਕੋ ਸਕਿਤਿਹ ਬਰਨੀ'। 


ਜਬ ਤਹਿਂ ਦਾਨਵ ਰਹਾ ਨ ਕੋਈ। 

ਨਖ ਆਯੁਧ ਤੇ ਮਿਿਤੁ ਸਭਿ ਹੋਈ 
॥੩੨॥ 

ਤਬ ਸਿੰਘਾਸਨ ਬੈਠੇ ਜਾਈ। 

ਸੁਰਨ' ਸੁਮਨ” ਬਰਖਾ ਬਰਖਾਈ। 

ਸਭਿ ਹੀ ਮਿਲੇ ਬਿਰੰਚ' ਮਹੇਸ਼ਾ”। 
ਸਿੱਧ, ਪਿਤਰ ਰਿਖਿ, ਜੱਖ, ਸੁਰੇਸ਼ਾ 
॥੩੩॥ 

ਧਨਦ! ਆਦਿ ਬਿੱਦਯਾਧਰਿ” ਜੇਤੇ। 


ਆਏ ਸਭਹਿ ਬਿਲੋਕਨ ਹੇਤੇ। 

ਦੇਖਿ ਸਰੂਪ ਨ ਡਰ ਉਰ ਥੋਰਾ। 
ਪਿਖਯੋ ਨ ਜਾਤਿ ਭਯਾਨਕ _ਘੋਰਾ 
॥੩੪॥ 

ਆਇ ਨ ਸਕਹਿਂ ਸਮੀਪ ਬਹੋਰੀ। 

ਖਰੇ ਦੂਰ ਦੋਨੋ' ਕਰ ਜੋਰੀ। 


1131 





ਮੋਢਿਆਂ ਦੇ। “ਕੇਸ ਹਿਲਾਏ। 

'ਵੱਖ ਵੱਖ ਹੋ ਗਏ। “ਬੱਦਲ ਅਕਾਸ਼ ਵਿਚ। 
'ਛੋਭ ਹੋਇਆ। ਸਮੁੰਦਰ ਨੂੰ। 'ਜਦੋ) ਸੁਆਸਾਂ 
(ਦਾ ਵੇਗ) ਪਹੁੰਚਾ। 'ਪਾ:-ਪਯੋਧਰ ਬੱਦਲ। 


ਵਿਆਕੁਲ ਹੋਯਾ। 
!ਖਿੱਲਰ ਗਏ। 
'ਤਾਰੇ। 


ਨਰਸਿੰਘ ਦੇ) ਚਰਨਾਂ ਨਾਲ। ?ਧਰਤੀ। 

'ਕੋ ਸਕਤਹਿ ਬਰਨੀ-ਕੀਹਦੀ ਸ਼ਕਤੀ ਹੈ ਵਰਣਨ 
ਕਰ ਸਕੇ। ਜੇ “ਸਕਿ” “ਤਿਹ” ਦਾ ਪਦਛੇਦ 
ਕਰੀਏ ਤਾਂ ਅਰਥ ਇਉਂ ਬਣੇਗਾ:-- ਤਿਸ ਨੂੰ 
ਕੌਣ ਵਰਣਨ ਕਰ ਸਕੇ। 


'ਦੇਵਤਿਆਂ ਨੇ। “ਫੁੱਲਾਂ ਦੀ। 
ਬ੍ਹਮਾ। ?ਸ਼ਿਵ। 
'ਇੰਦੂ। 


'ਕੁਬੇਰ। “ਖੇਚਰ, ਗੰਧਰਵ, ਕਿੰਨਰ ਆਦਿ ਇਕ 
ਪੁਕਾਰ ਦੀ ਦੇਵ ਜੋਨੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਿਧਿ ਸ਼ਿਵ ਆਦਿ ਅਮਰ ਜੋ ਬ੍ਰਿੰਦਾ। 

ਨੁਤਹਿ' _ਬਖਾਨਤਿ ਆਨੰਦ _ਕੰਦਾ 'ਉਸਤਤਿ। 
॥੩੫॥ 

-ਜੈ ਜੈ ਜੈ ਤਵ ਸ਼ੀ ਜਗਸਾਈਂ ! 

ਨਮੋ ਨਮੋ ਤ੍ਰੈਲੋਕਨ ਰਾਈ ! 

ਨਮੋ ਨਮੋਂ ਭਗਤਨ ਦੁਖ ਖੰਡਨ ! 

ਜੈ ਜੈ ਜੈ ਧਰਨੀ ਕੇ ਮੰਡਨ ! ॥੩੬॥ 

ਇਹ ਦਾਨਵ ਸਭਿ ਸੁਰ ਦੁਖ ਕਾਰੀ। 

ਜੀਤ ਸਦਨ ਤੇ ਦੀਨ ਨਿਕਾਰੀ। 
ਮਹਾਂਬਲੀ ਸੋ ਤੁਮ ਨੈ ਮਾਰਾ। 

ਬਿਨ ਪ੍ਰਯਾਸ ਛਿਨ ਬਿੰਖੈ _ਸੰਘਾਰਾ 

॥੩੭॥ 

ਕ੍ਰੋਧ ਪ੍ਰਜੁਲਤ ਅਪਾਰ ਤੁਮਾਰਾ। 

ਤੀਨ ਲੋਕ ਕੋ ਅਤਿ ਭਯਕਾਰਾ। 

ਦਯਾ ਸਿੰਧੁ ! ਉਪਸ਼ਮ!' ਅਬ ਕੀਜੈ। 

ਸਰਬ ਜਗਤ ਕੋ__ਅਭੈ ਸੁ _ਦੀਜੈ- 

॥੩੮॥ 

ਬਿਧਿ' ਨਿਜ ਨਿਕਟਿ? ਰਮਾ” ਕੋ ਦੇਖਾ। _'ਬੁਹਮਾ ਨੇ। “ਆਪਣੇ ਪਾਸ। 'ਲੋਛਮੀ। 
ਤਿਹ ਕੋ ਕਹਯੋ -ਜਿ ਰੋਸ! ਬਿਸ਼ੇਖਾ2। _ 'ਕੋਧ। “ਬੜਾ ਹੈ। 
ਅਬ ਤੂੰ ਜਾਇ ਸ਼ਾਂਤਿ ਕਰਿਵਾਵਹੁ। 

ਬਯਾਕੁਲਤਾ ਜਗ ਕੀ ਸੁ ਮਿਟਾਵਹੁ- 

॥੩੯॥ 

ਨਿਕਟ ਜਾਇ ਬਹੁਰੋਂ ਫਿਰਿ ਆਈ। 

ਰਮਾ! ਦੁ ਹਿਣ” ਸੰਗਿ ਗਿਰਾ ਅਲਾਈ। _ 'ਨੌਛਮੀ ਨੇ। 'ਬ੍ਰਹਮਾ। 
-ਪੂਰਬ ਮੈਂ ਅਸ ਸੁਣਾ ਨ ਦੇਖਾ। 

ਅਬ _ਸਰੋਸ! ਕੀਨੋ ਜਸ? ਬੇਖਾ 'ਕ੍ਰੋਧ ਵਾਲਾ। “ਜਿਹਾ ਜਿਹਾ। 'ਸਰੂਪ। 
॥੪੦॥ 

ਤੇਜ ਨ ਸਹਯੋ ਜਾਤ ਮੁਝ ਪਾਸਾ। 
ਅਵਲੋਕਨ ਤੇ ਉਪਜਤਿ ਤ੍ਰਾਸਾ-। ” 

ਸ਼ੀ ਗੁਰ ਅੰਗਦ ਜੀ ਸੁਣੁ ਕਾਨਾ। 


<< 


ਜੋ ਇਤਿਹਾਸ _ਪੁਹਲਾਦ _ਬਖਾਨਾ 





1132 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1133 





॥੪੧॥ 

“ਸੁਰ ਮਿਲਿ ਕਰਿ ਤਬ ਮੁਝ ਢਿਗ' 'ਤਾਵ ਪੁਹਲਾਦ ਕੋਲ। 
ਆਏ। 

ਅਧਿਕ ਨੇਹ ਕੇ ਬਚਨ ਸੁਨਾਏ। 

-ਸ਼ੀ ਨਰਸਿੰਘ ਨਿਕਟ ਤੁਮ ਜਾਵਹੁ। 

ਕ੍ਰੌਧ ਬਿਸ਼ਾਲ ਸ਼ਾਂਤਿ _ਕਰਿਵਾਵਹੁ- 

॥੪੨॥ 

ਤਿਨ ਕੇ ਸੁਨਿ ਕਰਿ ਮੈ ਅਸ ਬੈਨਾ। 

ਗਮਨਜਯੋ ਨਿਕਟ ਰਿਦੇ ਕਛੁ ਭੈ ਨਾ। 

ਚਰਨ ਕਮਲ ਪਕਰੇ ਤਬ ਜਾਈ। 

ਬੰਦਨ _ਕੀਨਿ ਦੰਡ _ਕੀ ਨਯਾਈ' 'ਤੰਡੇ ਵਤ। 


॥੪੨॥ 

ਸ਼ੀ ਨਰਸਿੰਘ ਜਬਹਿ ਦ੍ਰਿਗ ਦੇਖਾ। 

ਪਰਜਯੋ ਚਰਨ ਪਰ ਅਭੈ' ਬਿਸ਼ੇਖਾ। ।ਨਿਡਰ। 

ਗਹਿ ਕਰਿ ਤਬ ਉਠਾਵ ਜਗਦੀਸ਼ਾ। 

ਕਰ ਅਰਬਿੰਦਾ ਧਾਰਿ ਕਰਿ ਸੀਸਾ? 'ਹੱਥ ਕਵਲ। ਮੇਰੇ) ਸਿਰ ਤੇ ਰੱਖਕੇ। 


॥੪੪॥ 

ਸੰਗ ਸਨੇਹ ਪਲੋਸਤਿ ਮਾਥਾਂ। 

“ਅੰਕ ੧੮ ਤੋ ੪੧ ਤਕ ਕਵਿ ਜੀ ਨੇ ਰੋਦੂ ਰਸ ਦਾ ਕਮਾਲ ਬੰਨ੍ਹ ਦਿਖਾਇਆ ਹੈ, ਕਵਿਤਾ ਦੇ ਨੁਕਤੇ 
ਤੋਂ ਭੈ ਦਾ ਅਸਰ ਪੈਣਾ ਤੇ ਗੁੱਸੇ ਦਾ ਪ੍ਰਕਾਸ਼ ਇਸ ਖੂਬਸੂਰਤੀ ਨਾਲ ਵਰਣਨ ਯੋਗ ਹੈ ਕਿ ਕਵੀ ਜੀ 
ਦੀ ਪ੍ਰਬੀਨਤਾ ਦੇ ਸਿਰ ਫੁੱਲ ਸਿਹਰੇ ਹਨ। ਇੱਥੇ ਆ ਕੇ ਉਸ ਤ੍ਰੈਲੋਕੀ ਨੂੰ ਲੌਛਮੀ ਸਮੇਤ ਕੰਬਾ ਦੇਣ 
ਵਾਲੇ ਗੁੱਸੇ ਨੇ “ਭਗਤ ਵੱਛਲਤਾ” ਦਾ ਅਨੋਖਾ ਰਸ ਬੰਨ੍ਹ ਦਿਖਾਯਾ ਹੈ, ਇਹ ਸ਼ਾਂਤਿ ਰਸ ਹੈ, ਕਿ 
ਵਾਤਸਲ ਰਸ ਹੈ; ਦੋਵੇਂ ਹਨ ਕਿ ਕੋਈ ਨਵਾਂ ਹੀ ਰੰਗ ਹੈ, ਪਰ ਕਵਿ ਜੀ ਨੇ ਪ੍ਰਭੂ ਦੀ ਪ੍ਰਭੂਤਾਈ ਤੇ 
ਇਨਸਾਨੀ ਵਲਵਲੇ ਦੀ ਵਤਸਲਤਾ ਦਾ ਕਮਾਲ ਕਰ ਦਿਖਾਇਆ ਹੈ। 

ਉਠਿ ਉਸਤਤਿ ਮੈ ਕਿਯ ਜਗਨਾਥਾ। 

ਉਮਗਜਯੋ!' ਪੇਮ ਰਿਦੇ ਕਉ” ਭਾਰੀ। ।ਉਛਾਲਿਆ। 'ਪਾ:-ਕਹੁ। 

ਲੋਚਨ ਤੇ ਸ਼ੁਵਹੀ ਜਲ ਧਾਰੀ ॥੪੫॥ 

-ਭਗਤਵਛਲ ! ਪਾਰਬ੍ੂਹ4 ਸੁਆਮੀ ! 

ਦੀਨਬੰਧੁ, ਪੁਭੁ ਅੰਤਰਜਾਮੀ ! 

ਬੁਹਮਾਦਿਕ ਤੇ ਅਮਰ ਜਿ ਔਰਾ। 

ਸਕੈ _ਨ ਭੇਦ ਲਖਤਿ ਤਵ ਥੋਰਾ 

॥੪੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1134 


ਕਹਿਂ ਬਿਅੰਤ ਸ਼ੂਤਿ ਬਿੱਦਯਾ' ਅਪਰਾ। 

"ਉਪਨਿਖਧ ਵਿੱਚ ਦੋ ਤਰ੍ਹਾਂ ਦੀ ਵਿੱਦਯਾ ਲਿਖੀ ਹੈ ਇਕ ਪਰਾ ਤੇ ਦੂਜੀ ਅਪਰਾ। “ਬੂਹਮ ਆਤਮਾ ਨੂੰ 

ਕਥਨ ਕਰਨ ਵਾਲੀ” ਵਿੱਦਯਾ ਪਰਾ ਹੈ, ਹੋਰ ਸਭ ਵਿੱਦਸਾ ਅਪਰਾ ਹੈ। ਤੁਕ ਦਾ ਅਰਥ ਐਉਂ' ਹੈ:- 

ਵੇਦ ਵਿੱਦਯਾ (ਪਰਾ) ਤੇ ਦੂਜੀਆਂ ਵਿੱਦਯਾਂ (ਅਪਰਾ) ਆਪ ਨੂੰ ਬਿਅੰਤ ਕਹਿੰਦੀਆਂ ਹਨ। 

ਮੈ ਦਾਨਵ ਕਿਹ ਲੇਖੇ ਬਪੁਰਾ। 

ਔਰ ਨਹੀਂ ਕੋਊ ਗਤਿ ਜਾਨੀ। 

॥੪੭ | 

ਕਿਹ ਪ੍ਰਕਾਰ ਨਹਿਂ ਰੀਝਹੁ" ਆਪੂ। 'ਪਾ-ਰੀਝਹਿ। 

ਕਰਹੁ ਭਗਤਿ ਪਿਖਿ ਕੈ ਦੁਖ ਖਾਪੂ। 

ਦਸ ਗੁਣ ਸੰਜੁਤਿ' ਜੋ ਦਿਜ? ਹੋਈ। 'ਸਮੇਤ। 'ਯ੍ਰਹਮਣ। 

ਭਗਤਿ ਬਿਹੀਨ! ਪੁਸੀਦ ਨ ਕੋਈ? 'ਬਿਨਾ। 'ਪੁਸੰਨ ਨਹੀਂ ਕੋਈ (ਕਰ ਸਕਦਾ) ਆਪ 

॥੪੮॥ ਨੂੰ। (ਅ) ਜੇ ਉਹ ਭਗਤ ਹੀਨ ਹੈ ਤਾਂ (ਤੁਸੀਂ) 
ਪੁਸੰਨ ਕੋਈ ਨਹੀਂ ਹੁੰਦੇ। 





ਦਸ ਗੁਨ ਹੀਨ ਜਿ ਅਹੈ ਚੰਡਾਲਾ। 
ਪੇਮ ਭਗਤਿ ਮਹਿੰ ਮਗਨ ਬਿਸਾਲਾ। 
ਤਿਹ ਸਮ ਤੁਮ ਕੋ ਅਪਰ ਨ ਪਯਾਰਾ। 


ਇਹ _ਨਿਰਨੈ! ਮੈੱ'_ਰਿਦੈ _ਬਿਚਾਰਾ 

॥੪੯॥ 

ਦੋਹਰਾ: 

੧ਜੱਗ, _੨ਦਾਨ, _੩ਤਪ, _੪ਧਰਮ, 

ਪਸਤਿ, 

੬ਸਮ, ੭ਦਮ, ੮ਦਧੀਰਜਵੰਤ। 

੯ਸਹਿਨ, ਸੀਲ, ੧੦ਮਤਸਰ ਰਹਿਤ?, _'ਸਹਾਰੇ ਦਾ ਸੁਭਾਵ। “ਈ ਰਖਾ ਤੋਂ ਬਿਨਾ। 
ਦਸ਼ ਗੁਣ ਇਹੀ ਗਨੰਤਿ ॥੫੦॥ __'ਗਿਣਦੇ ਹੈਨ। 

(ਦਸ ਸ਼ੁਭ ਗੁਣ) 

"ਏਹ ਦੋਹਾ ਗ਼ਾਲਬਨ ਕਿਸੇ ਆਦਿ ਨੁਸਖੇ ਦੇ ਕਿਨਾਰੇ ਤੇ ਫੁਟ ਨੋਟ ਦੀ ਸ਼ਕਲ ਵਿਚ ਹੋਣਾ ਹੈ, ਜੋ 
ਦੇਵ ਨੂੰ ਏਹ ਗਿਣਤੀ ਸੁਨਾਉਣ ਦੀ ਭਗਤ ਨੂੰ ਲੋੜ ਨਹੀਂ ਸੀ। 

ਚੌਪਈ: 

ਦਿਜ ਕੁਲ ਮਾਨ ਭਰੇ ਉਰ ਭਾਰੀ। 


ਭਗਤਿ ਹੀਨ ਗੁਣ ਅਘ ਅਨੁਹਾਰੀ। __'ਹੋਵੇ ਬੁਹਮਣ ਮਾਨ ਭਰਿਆ, ਭਗਤੀ ਹੀਨ, ਉਸ 
ਦੇ ਗੁਣ ਪਾਪਾਂ ਤੁੱਲ ਹਨ। 


ਨੀਚ ਜਾਤ ਤਜਿ ਕਰਿ ਮਨ ਮਾਨਾ। 'ਮਨ ਦੇ ਹੰਕਾਰ ਨੂੰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1135 


ਤੁਮਰੇ ਸੇਵਹਿ ਚਰਨ ਮਹਾਨਾ ॥੫੧॥ 

ਸੋ ਪਾਵਨ ਹੂੈ ਕਰਿ ਸਰਬੰਗਾ। 

ਔਰਨ ਕੇਰ ਕਰਹਿ ਅਘ' ਭੰਗਾ?-। 

ਸੁਨਿ ਮਮ ਬਿਨਤੀ ਤ੍ਰਿਭਿਵਣ ਸਾਈਂ”। 

ਸ਼ਾਂਤਿ ਰੋਸ ਕਰਿ ਗਿਰਾ ਅਲਾਈ 

॥੫੨॥ 

-ਅਹੋ! ਪੁਹਲਾਦ ਭਗਤ ਤੂੰ ਪੂਰਾ। 

ਕੋਊ ਬਿਧਿ ਤੇ ਹੋਇ ਨ ਊਰਾ। 

ਬਰ ਜਾਚਹੁ ਜੁ ਹੈ ਚਿਤ ਮਾਂਹੀ। 

ਤੋ ਤੇ ਨਹਿ ਅਦੇਯ ਮੁਝ ਪਾਹੀ!- 'ਤੈਨੂੰ ਨਾਂ ਦੇਣੇ ਵਾਲੀ ਕੋਈ ਚੀਜੂ ਮੇਰੇ ਪਾਸ 
॥੫੩॥ ਨਹੀਂ ਹੈ, ਭਾਵ ਸਭ ਕੁਛ ਦੇਣ ਨੂੰ ਤਿਆਰ ਹਾਂ। 
ਸੁਨਿ ਕਰਿ ਮੈ ਪੁਨ ਗਿਰਾ ਬਖਾਨੀ॥ 

-ਮਮ ਮਨ ਸਰਬ ਕਾਮਨਾ ਹਾਨੀ। 

ਜੋ ਸਕਾਮ ਤਵ ਭਗਤਿ ਕਰੇਈ। 

ਬਨਕ! ਸਮਾਨ _ ਜਾਨਿਯੇ _ ਤੇਈ- 

॥੫੪॥ 





ਸ਼ੀ ਨਰਹਰਿ ਪੁਨ ਬੈਨ ਉਚਾਰੇ। 

-ਭਗਤ ! ਲਖਹੁ ਮੁਝ ਮਹਾਂ ਉਦਾਰੇ। 

ਨਿਸ਼ਚੈ ਸਰਬ ਚਾਹ ਤੈ” ਤਯਾਗੀ। 

ਤਦਪਿ ਮੋਹਿ ਤੋਖਨ ਹਿਤ ਲਾਗੀ! 'ਤਾਂ ਬੀ ਮੈਨੂੰ ਪ੍ਰਸੰਨ ਕਰਨ ਵਾਸਤੇ ਤੂੰ ਮੰਗ, 


॥੫੫॥ (ਅ) ਤਾਂ ਬੀ ਮੈਨੂੰ ਪੁਸੰਨਤਾ ਵਿੱਚ ਤੇਰਾ ਪਿਆਰ 
ਲਗ ਰਿਹਾ ਹੈ (ਇਸ ਲਈ ਮੰਗ)। 
ਜਾਚਹੁ ਬਰ ਆਇਸੁ ਅਨੁਸਾਰੀ। 

ਤਨ ਮੈ? ਤੂੰ ਮੇਰੋ ਹਿਤਕਾਰੀ?-। 'ਲਿਵਲੀਨ, ਅਨਿਨੰਯ। “ਪ੍ਰੇਮੀ। 
ਬੰਦਿ ਹਾਥ ਮੈ ਮਾਨਿ ਰਜਾਯਾ। 

ਕਹਯੋ -ਜਿ ਰਾਵਰ ਕੀ ਅਸ ਦਾਯਾ 

॥੫੬॥ 

ਸਰਬ ਕਾਮਨਾ ਉਰ ਜਰਿ' ਜਾਵਹਿਂ। 

ਤਵ ਪਗ ਭਗਤਿ ਸਦਾ ਰਤਿ' ਭਾਵਹਿ- 

| 

ਅਸ ਕਹਿ ਬਾਰ ਬਾਰ ਸਿਰ ਨਜਾਈ। 


ਰਹਯੋ ਚਰਨ ਪੰਕਜ ਲਪਟਾਈ ॥੫੭॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1136 





ਹਰ ਪ੍ਰਸੰਨ ਭਗਤਨ ਗੁਣਖਾਨੀ। 

ਮ੍ਰਿਦੁਲ ਮਧੁਰ ਬੋਲੇ ਸੁਠ ਬਾਨੀ। 

-ਸਦਾ ਅਚਲ ਸੁਖ ਦੋਨੋ” ਲੋਕਾ। 
ਨਿਰਸੰਦੇਹ ਹੂੈ ਭੋਗ ਅਸ਼ੋਕਾ ॥੫੮ ॥ 

ਸਭਿ ਦਾਨਵ ਕੋ ਹੋਹੁ ਭੁਵਾਲਾ। 

ਕਰਹੁ ਰਾਜ ਬੈਸੇ ਚਿਰ ਕਾਲਾ। 

ਸਰਬ ਸ਼ਿਰੋਮਣ ਭਗਤ ਹਮਾਰਾ। 

ਛ੍ਰੈ! ਨ ਸਕਹਿ ਮਦ ਮਾਨ ਬਿਕਾਰਾ- 

॥੫੯॥ 

ਸੁਨਿ ਇਵ ਬਚ ਜੁ ਕਹੇ ਜਗਨਾਥਾ। 

ਬੋਲਯੋ ਮੈ ਨਾਏ ਪਗ ਮਾਥਾ। 

-ਮਮ ਪਿਤ ਅਤਿਸ਼ੈ ਅਘੀ ਮਲੀਨਾਂ। __'ਪਾ:-ਮਮ ਪਿਤ ਹੈ ਅਤਿਸ਼ੈ ਅਘ ਪੀਨਾ। 
ਨਿੰਦਕ ਹੋਇ ਦ੍ਰੋਹ ਤੁਮ! ਕੀਨਾ 'ਤੁਸਾਡੇ ਨਾਲ। 
॥੬੦॥ 

ਦੀਨ ਦਯਾਲ ਇਸ ਕੀ ਗਤਿ ਕੀਜੈ। 

ਸਭਿ ਅਪਰਾਧ ਬਖਸ਼ ਕਰਿ ਦੀਜੈ। 


ਤੁਮ ਸੋ ਕੀਨ ਬਿਰੋਧ ਮਲੀਨੇ। 

ਕਹੇ _ਕੁਬਚਨ _ਕੁਟਿਲ _ਮਤਿਹੀਨੇ 
॥੬੧॥ 

ਸਭਿ ਔਗੁਣ ਮੈ ਪੂਰਨ ਪਾਪੀ। 

ਬਿਨਾ ਕਾਜ ਜਗ ਜੀਵ ਸੰਤਾਪੀ। 
ਤੁਮਰੋ ਜਗ ਮੈ ਬਿਰਦ ਸੁਹਾਵਨ। 
ਦੀਨ ਨਿਵਾਜ ਪਤਿਤ ਕੇ _ਪਾਵਨਾ! 


॥੬੨॥ 

ਛਿਮਾਧਾਰਿ ਦੀਜੈ ਤਿਹ ਮੋਖਾ। 

ਏਕ ਨ ਗੁਨਿਯੇ ਮਨ ਮੈ' ਦੋਖਾ-। 

ਸ਼ੀ ਨਰਸਿੰਘ ਕ੍ਰਿਪਾ ਰਸ ਭੀਨੇ। 

ਬੋਲੇ ਬਿਗਸਤਿ ਬਚਨ ਪੂਬੀਨੇ ॥੬੩॥ 

-ਜਿਹ ਕੁਲ ਜਨਮਜੋ ਤੂੰ ਮਮ ਦਾਸਾ। 

ਭਗਤਿ ਕੀਨਿ ਦ੍ਰਿਫ, ਲਖਜੋ ਨਾ ਤ੍ਰਾਸਾ। 

ਕੋ ਸੰਦੇਹ ਤਿਹ ਪਿਤ? ਗਤਿ ਕਾਰੇ:। __'ਕੀ ਸ਼ਕ ਹੈ। “ਉਸ ਦੇ ਪਿਤਾ ਦੀ। ਮੁਕਤੀ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1137 





ਕਰਨ ਵਿੱਚ। 
ਜਗ ਸਾਗਰ ਕੁਲ ਇਕੀਸਾਂ _ਤਾਰੇ!- 'ਭਾਵ, ਪ੍ਰਹਿਲਾਦ ਨੇ ੨੧ ਕੁਲ ਤਾਰੇ ਹਨ। 
॥੬੪॥ 'ਪਾ:-ਇਕੀਰ। 
ਅਸ ਕਹਿ ਦੀਨ ਰਾਜ ਅਭਿਖੇਕਾ'। 'ਰਾਜ ਤਿਲਕ। 
ਕ੍ਰਿਪਾ ਧਾਰਿ ਮੁਝ ਸਹਿਤ ਬਿਬੇਕਾ। 
ਬਹੁਰੋ ਸ਼ੀ ਨਰਸਿੰਘ ਮਹਾਨਾ। 
ਸਭਿ _ਦੇਖਤਿ _ਭੇ ਅੰਤਰ _ਧਯਾਨਾ 
॥੬੫॥ 
ਸੋ ਪੁਭੁ ਅਬ ਕਲਿ ਕਾਲ ਮਝਾਰਾ। 
ਭਗਤ ਸਰੂਪ ਧਰਯੋ ਅਵਤਾਰਾ। 
ਨਰ ਮਲੀਨ ਅਘ ਪੀਨ ਨਿਹਾਰੇ। 
ਤਿਨਹਿਂ ਬਤਾਵਨ ਪੰਥ ਸੁਖਾਰੇ ॥੬੬॥ 
ਦਾਸ ਜਾਨਿ ਮੁਝ ਦਰਸ਼ਨ ਦੀਨਾ। 


ਤਬ ਤਨ ਧਰਿ ਨਰਹਰਿ ਰਖਿ ਕੀਨਾ!। _ 'ਤਦੋ' ਨਰ ਸਿੰਘ ਦਾ ਰੂਪ ਧਾਰਕੇ (ਮੇਰੀ) ਰੱਖ੍ਯਾ 
ਕੀਤੀ ਸੀ। 


ਮੋਹਿ ਸੰਗ ਇਮ ਭਾ ਬਿਰਤੰਤੇ।” 
“ਪ੍ੁਹਲਾਦ ਦਾ ਪੁਸੰਗ ਉਨ੍ਹਾਂ ਨੇ ਆਪ ਵਰਣਨ ਕੀਤਾ ਹੈ। ਪੁਹਲਾਦ ਜੀ ਸਤਿਜੁਗ ਦੇ ਸਮੇ' ਹੋਏ ਦੱਸੇ 


ਜਾਂਦੇ ਹਨ। ਜਿਸ ਤੋ' ਸਮਝ ਪੈਂਦੀ ਹੈ ਕਿ ਆਰਯ ਕੁਲ ਦੇ ਲੋਕ ਉੱਤਰੀ ਪੰਜਾਬ ਫਤਹ ਕਰ ਚੁਕੇ 
ਸਨ ਪਰ ਦੱਖਣੀ ਪੰਜਾਬ ਮੁਲਤਾਨ ਰਾਜਧਾਨੀ ਵਾਲਾ ਅਜੇ ਅਸਲੀ ਵਸਨੀਕਾਂ-ਦੈੱਤਾਂ ਦੇ ਹੱਥ ਸੀ। 
ਜਿਨ੍ਹਾਂ ਦੀ ਤਹਜੀਬ ਦੇ ਨਮੂਨੇ ਹੁਣ ਹੜੱਪਾ ਦੇ ਖੰਡਰਾਤ ਵਿਚੋ" ਨਿਕਲੇ ਹਨ। ਉਸ ਸਮੇ' ਦੇ ਆਰਯ 
ਕੁਲ ਦੇ ਵਡਕਿਆਂ ਤੇ ਦੈੱਤਾਂ ਦੇ ਜੁੱਧ ਜੰਗ ਦੇ ਹਾਲ ਪਹਿਲੋ` ਰਵਾਯਤਾਂ ਵਿਚ ਰਹੇ, ਫੇਰ ਪੁਰਾਣਾਂ ਵਿੱਚ 
ਲਿਖੇ ਗਏ। ਦੈੱਤਾਂ ਦੇ ਇਲਾਕੇ ਨੂੰ ਪਾਤਾਲ ਕਰਕੇ ਬੀ ਲਿਖਦੇ ਹਨ। ਜਿਸ ਤੋਂ ਤਦੋ' ਮੁਰਾਦ ਦੱਖਣੀ 
ਪੰਜਾਬ ਦੇ ਹਿੱਸੇ ਦੀ ਹੋਣੀ ਹੈ, ਜਿਸ ਦੀ ਰਾਜਧਾਨੀ ਮੁਲਤਾਨ ਹੈ ਸੀ, ਮੁਲਤਾਨ ਵਿਚ ਪ੍ਹਲਾਦ ਪੁਰੀ 
ਮੰਦਰ ਹੁਣ ਤੱਕ ਹੈ। ਇਸ ਜੁਬਰਦਸਤ ਰਾਜਧਾਨੀ ਦੇ ਕੰਵਰ ਪ੍ਰਹਲਾਦ ਜੀ ਆਰਯ ਵਿੱਦਯਾ ਦੇ ਅਸਰ 
ਹੇਠ ਆਕੇ ਪਰਮੇਸ਼ੁਰ ਦੇ ਭਗਤ ਹੋ ਗਏ, ਜਿਸ ਦੇ ਕਿ ਓਸਦੇ ਵਡੇ ਕਾਯਲ ਨਹੀਂ ਸਨ। ਉਸ ਦੇ 
ਦ੍ਰਿੜ੍ਹ ਵਿਸ਼ਵਾਸ ਤੇ ਭਗਤੀ ਪਰ ਵਾਹਿਗੁਰੂ ਵਲੋਂ ਸਹਾਇਤਾ ਹੋਣੀ ਕੋਈ ਅਚਰਜ ਗੱਲ ਨਹੀਂ। ਇਸੇ 
ਕ੍ਰਿਸ਼ਮੇ ਨੇ ਜਾਪਦਾ ਹੈ ਕਿ ਦੈੱਤਾਂ ਯਾ ਅਸਲੀ ਵਸਨੀਕਾਂ ਨੂੰ ਆਰਯ ਸਭਯਤਾ ਦਾ ਕਾਯਲ ਕਰਕੇ ਉਨ੍ਹਾਂ 
ਵਿੱਚ ਰਲਾ ਮਿਲਾ ਦਿੱਤਾ। ਪੁਹਲਾਦ ਦਾ ਭਗਤ ਹੋਣਾ ਤੇ ਉਸ ਦੀ ਰੱਖਯਾ ਲਈ ਇਹ ਅਸਮਾਨੀ 
ਕ੍ਰਿਸ਼ਮਾ ਵਰਤਣਾ ਸ੍ਰੀ ਗੁਰੂ ਸਾਹਿਬਾਂ ਦੀ ਆਪਣੀ ਬਾਣੀ ਵਿਚ ਸ੍ਰੀ ਗੁਰੂ ਗੁੰਥ ਸਾਹਿਬ ਜੀ ਵਿੱਚ 
ਵਰਣਿਤ ਹੈ। 

ਪ੍ਰਹਲਾਦ ਦਾ ਸੁਮੇਰੁ ਪਰ ਮਿਲਨਾ ਇਹ ਕਥਾ ਹਿੰਦਾਲੀਏ ਲੇਖਕ ਨੇ ਆਪਣੇ ਢੰਗ ਨਾਲ ਪਾਈ ਸੀ, 
ਜਿਸ ਤੋ ਕਿ ਉਸ ਦੇ ਵਡੇ ਹਿੰਦਾਲ ਦੀ ਗੁਰੂ ਨਾਨਕ ਦੇਵ ਜੀ ਤੋ ਉੱਚਤਾ ਪ੍ਰਗਟ ਹੋਵੇ, ਕਵਿ ਜੀ ਨੇ 
ਓਹ ਢੰਗ ਉਸ ਦਾ ਮੱਖੀ ਵਾਂਡੂ ਗੰਦਾ ਤੇ ਝੂਠਾ ਜਾਣਕੇ ਦੂਰ ਕੀਤਾ। ਬਾਕੀ ਆਤਮ ਮੰਡਲ ਵਿੱਚ ਗੁਰੂ 
ਜੀ ਨੂੰ ਪੁਹਲਾਦ ਦਾ ਮਿਲਣਾ ਕੋਈ ਅਨੋਖੀ ਗੱਲ ਨਹੀਂ। ਓਹ ਤ੍ਰਿਕਾਲ ਦਰਸ਼ੀ ਸਨ। (ਦੇਖੋ ਟੂਕ ਇਸੇ 
ਪੋਥੀ ਦੇ ਅਧਜਾਯ ੫੬ ਅੰਕ ੧੦੧ ਦੀ)। (ਹਰਣਾਖਸ਼ ਤੇ ਹਰਿਨਕਸ਼ਯਪ ਦੇ ਨਾਵਾਂ ਦੇ ਨਿਰਣਯ ਲਈ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1138 





ਦੇਖੋ ਸ੍ਰੀ ਗੁਰੂ ਗੁੱਥ ਕੋਸ਼ ਪਦ-ਹਰਨਾਖਸ਼)। ਆਤਮ ਮੰਡਲ ਵਿੱਚ ਪੁਹਲਾਦ ਆਦਿਕਾਂ ਦੇ ਮੇਲੇ ਪਰ 
ਪੜ੍ਹੋ ਟੂਕ-ਅਧਯਾਯ ੬੫-ਅੰਕ ੨ ਦੀ। 

ਸੁਨਹੁ _ ਕਾਨ _ ਬਾਲੇ _ ਮਤਿਵੰਤੇ !” 

॥੬੭॥ 

ਸ਼ੀ ਅੰਗਦ ਸੁਨਿਯੇ ਮਨ ਲਾਈ। 

ਸੁਨੀ ਸਰਬ ਜਬ ਕਥਾ ਸੁਹਾਈ। 

ਬੰਦਿ ਹਾਥ ਮੈ' ਬੰਦਨ ਕੀਨੀ। 

ਭਗਤਨ ਤੇ ਮਹਿਮਾ ਵਡ ਚੀਨੀ 


॥੬੮॥ 

ਕਿਤਕ ਕਾਲ ਸ਼੍ਰੀ ਗੁਰ ਤਿਹ ਪਾਸਾ। 

ਰਹਿ ਕਰਿ ਕੀਨੇ ਬਚਨ ਬਿਲਾਸਾ। 

ਕਰੀ ਪਰਸਪਰ ਦੁਹਿ ਦਿਸ਼ਿ ਬੰਦਨ। 

ਅੱਗੂਜ ਗਮਨੇ ਦੋਖ ਨਿਕੰਦਨ ॥੬੯॥ 

ਇਤਿ ਸ਼ੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੁਰਬਾਰਧੇ “ਪ੍ਰਹਿਲਾਦ” ਪੁਸੰਗ ਬਰਨੌਨ ਨਾਮ 
ਉਣਹੱਤ੍ਰਮੋ' ਅਧਜਾਯ ॥੬੯॥ ਹੁ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1139 





੭੦. [ਗੁਰ ਚਰਣ ਮੰਗਲ। ਵੈਰਾਹ ਅਵਤਾਰ] 


<< 


ਦੋਹਰਾ: 

ਸ਼ੀ ਗੁਰ ਪਗ ਕਰਿ ਸਿਪਰ ਸਰ', ਬਾਨ ਜਿ ਸਰਬ ਬਿਕਾਰ। 

"ਇਕ ਲਿਖਤੀ ਨੁਸਖੇ ਵਿਚ ਪਾਠ ਬੀ-ਸਿਰ-ਦੇਖਣ ਵਿਚ ਆਇਆ ਹੈ। 

ਸਿਪਰ=ਢਾਲ। [ਫਾਰਸੀ. ਸਿਪਰ] ਸਰ-ਸਿਰ, ਸੀਸ। [ਫਾਰਸੀ. ਸਰ] (ਅ) ਤੀਰ। (ਏ) ਤਲਾ, 
ਸਰੋਵਰ। [ਸੰਸ. ਸਰ] ਸਰੋਵਰ ਤੋ' ਮੁਰਾਦ ਸੰਸਾਰ। ਅਰਥ ਐਉਂ ਲੌਗੇਗਾ, ਸੰਸਾਰ ਦੇ ਸਰਬ ਪੁਕਾਰ 
ਦੇ ਵਿਸ਼ਿਆਂ (ਰੂਪੀ ਬਾਣ) ਤੀਰ। (ਸ) ਵਰਗਾ, ਤੁੱਲ, ਬਰੱਬਰ। ਬਾਨ=ਬਾਣ, ਤੀਰ। ਜਿ=ਜੋ, 
ਜੇਹੜੇ। 

ਕਰਿ ਤਿਹ ਓਟ ਬਚਾਇ ਕੈ, ਕਹੌ" ਕਥਾ ਸੁਖ ਸਾਰ ॥੧॥ 

ਅਰਥ: 

ਸ਼ੀ ਗੁਰੂ ਜੀ ਦੇ ਚਰਣਾਂ (ਰੂਪੀ ਆਸਰੇ ਨੂੰ ਆਪਣੇ) ਸੀਸ ਪਰ ਢਾਲ ਬਣਾ ਕੇ ਸਰਬ (ਪ੍ਰਕਾਰ 
ਦੇ) ਵਿਕਾਰਾਂ ਰੂਪੀ ਬਾਣਾਂ ਤੋਂ ਬਚਣ ਲਈ ਉਨ੍ਹਾਂ ਨੂੰ ਓਟ ਬਣਾਇਕੇ (ਮੈ ਅੱਗੇ ਦੀ) ਕਥਾ, ਜੋ 
ਸੁੱਖਾਂ ਦਾ ਸਾਰ ਹੈ, ਕਹਿੰਦਾ ਹਾਂ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਸ਼ੀ ਅੰਗਦ ਸੁਨਿ ਕਥਾ ਰਸਾਲਾ। 

ਅੱਗੁੂਜ ਗਮਨੇ ਦੀਨ ਦਯਾਲਾ। 

ਤਬ ਮਰਦਾਨੇ ਬਚਨ ਉਚਾਰਾ। 


“ਧਰਜਯੋ ਪਭੁ ਸ਼ੁਕਰ! ਅਵਤਾਰਾ ॥੨॥ _ 'ਸੁਰ ਦਾ। 


੨ = 


ਇਨ ਦੈਤਨ ਕੋ ਜਨਮ ਜੂ ਕੂਰਾ”। 'ਖੋਟਾ। 

ਸੋ_ਕਹਿਯੇ ਸ਼੍ਰੀ ਗੁਰੁ ਗੁਨ ਭੂਰਾ' 

॥੨੩॥ 

ਸੁਨਿ ਕਰਿ ਕਹਿਨ ਲਗੇ ਗੁਨਖਾਨੀ।” 

"ਇਹ ਪੁਰਾਣਾਂ ਦੀ ਕਹਾਣੀ ਜੈਸੀ ਕਿ ਪੁਰਾਣਾਂ ਵਿਚ ਹੈ ਬਿਆਨ ਹੋਣ ਲਗੀ ਹੈ। ਇਹ ਬਤੌਰ 
ਇਤਿਹਾਸ ਆਪਣੀ ਵਲੋ ਵਾਕਿਆ ਬਿਆਨ ਨਹੀਂ ਹੋਣ ਲੌਗਾ। ਕਹਾਣੀ ਬੀ ਜੈਸੇ ਕਿ ਸੁਣੀ ਹੈ। ਕਵਿ 
ਜੀ ਨੇ ਇਹ ਪੌਰਾਣਕ ਕਥਾ ਉਵੇ' ਲਿਖੀ ਹੈ ਜਿਵੇ' ਉਥੇ ਲਿਖੀ ਹੈ, ਇਹ ਗੱਲ ਆਪ ਹੀ ਮੰਨਕੇ ਟੁਰੇ 
ਹਨ। ਉਨ੍ਹਾਂ ਦੀ ਸ਼ਰਧਾ ਇਸ ਵਿਚ ਕਿੰਨੀ ਕੁ ਸੀ, ਉਹ ਅੱਗੇ ਜਾ ਕੇ ਅੰਕ ੫੯ ਤੋ ਪਤਾ ਲਗ ਜਾਂਦਾ 
ਹੈ, ਜਿੱਥੇ ਪੁਰਾਣਾਂ ਦੇ ਪੂਜ ਦੇਵਤਿਆਂ ਨੂੰ ਆਪ ਨੇ “ਨਿਪੁੰਸਕ” ਕਹਿਣੋ' ਝਿਜਕ ਨਹੀਂ ਖਾਧੀ। ਇਸ 
ਨੂੰ ਕਵਿ ਨੇ ਇਤਿਹਾਸ ਬੀ ਨਹੀਂ ਕਿਹਾ, ਕਥਾ ਬੀ ਨਹੀਂ ਕਿਹਾ, ਪਰ ਪੌਰਾਣਕ ਕਹਾਣੀ ਆਪ 
ਆਖਿਆ ਹੈ। ਇਕ ਪੱਛਮੀ ਇਤਿਹਾਸਕਾਰ “ਕਨਿੰਘਮ” ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਗੁੰਥ ਸਾਹਿਬ 
ਤੇ ਸਿੱਖ ਸਾਹਿਤਯ ਵਿਚ ਜੋ ਪੌਰਾਣਕ ਤਜਕਰੇ ਆ ਜਾਂਦੇ ਹਨ ਓਹ ਸਿੱਖ ਈਮਾਨ ਦਾ ਹਿੱਸਾ ਨਹੀਂ 
ਹਨ, ਸਗੋਂ ਸਿੱਖੀ ਅਸੂਲਾਂ ਦੇ ਪਰਤਿਪਾਦਨ ਕਰਨ ਹਿਤ ਕੇਵਲ ਦ੍ਰਿਸ਼ਟਾਂਤ ਮਾਤ ਵਰਤੇ ਹੋਏ ਹਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1140 





ਹੋ ਸਕਦਾ ਹੈ ਕਿ ਹਿੰਦ ਦੇ ਅਸਲੀ ਵਸਨੀਕਾਂ ਦੀ ਰਾਜਧਾਨੀ ਮੁਲਤਾਨ ਵਿੱਚ ਜੋ ਉੱਤਰੀ ਪੰਜਾਬ ਦੇ 
ਆਰਯ ਕਬਜੇ ਵਿਚ ਆ ਜਾਣ ਤੇ ਵੀ ਪੱਕੀ ਸੀ, ਕਿਸੇ ਵੇਲੇ ਐਸਾ ਜੋਰ ਪਿਆ ਹੋਵੇ ਕਿ ਉਨ੍ਹਾਂ 
ਪੰਜਾਬ ਫੇਰ ਖੋਹ ਲਿਆ ਹੋਵੇ ਤੇ ਆਰਯ ਕੁਲ ਦੇ ਲੋਕੀਂ ਉੱਤਰੀ ਪਹਾੜਾਂ ਵਿੱਚ ਜਾ ਕੇ ਲੁਕੇ ਹੋਣ, 
ਫੇਰ ਕਿਸੇ ਹਿਕਮਤ ਨਾਲ ਇਨ੍ਹਾਂ ਦੇ ਕਾਮਯਾਬ ਹੋ ਜਾਣ ਤੇ ਦੈਂਤਾਂ ਨੇ ਇਹ ਕਾਰਟੂਨ (ਮਖੌਲ) 
ਬਣਾਇਆ ਹੋਵੇ ਕਿ ਆਰਯਾਂ ਦਾ ਵਡਾ ਸੂਰ ਬਣਕੇ ਮਾਨੋ ਧਰਤੀ ਨੂੰ ਲਿਆ ਰਿਹਾ ਹੈ। ਅੱਖਰਾਂ ਦੀ 
ਲਿਪੀ ਤੋੱ ਪਹਿਲਾਂ ਲੋਕੀਂ ਮੂਰਤਾਂ ਬਣਕੇ ਹੀ ਭਾਵ ਦੱਸਿਆ ਕਰਦੇ ਸਨ ਜਿਵੇਂ ਅਜ ਕਲ ਕਾਰਟੂਨ 
ਬਣਾਉਂਦੇ ਹਨ। ਇਹ ਬੀ ਖਿਆਲ ਹੈ ਕਿ ਇਹ ਵਾਕਯਾ ਕਸ਼ਮੀਰ ਦੇ ਪਾਣੀ ਹੇਠ ਹੋਣ ਦਾ ਤੇ ਫੇਰ 
ਜੇਹਲਮ ਰਸਤੇ ਪਾਣੀ ਵਹਿਕੇ ਧਰਤੀ ਨਿਕਲ ਆਉਣ ਦਾ ਇਕ ਚਿੱਤਰ ਹੈ ਜੋ ਪੌਰਾਣਾਂ ਵਿਚ ਵਰਣਿਤ 
ਹੈ। ਹੋਰ ਹਾਲ ਲਈ ਦੇਖੋ ਟੂਕ ਅਧਯਾਯ ੬੯ ਅੰਕ ੬੭ ਦੀ। ਭਾਈ ਬਾਲੇ ਵਾਲੀ, ਭਾਈ ਮਨੀ ਸਿੰਘ 
ਜੀ ਵਾਲੀ ਤੇ ਪੁਰਾਤਣ ਜਨਮ ਸਾਖੀ ਵਿੱਚ ਇਹ ਪੁਸੰਗ ਨਹੀਂ ਹੈ। 

-ਜੋ ਸੁਨਿ ਅਹੈ' ਪੁਰਾਨ ਕਹਾਨੀ। 'ਸੁਣੀ ਹੋਈ ਹੈ। 

ਏਕ ਸਮੈ ਕੱਸ਼ਜਯਪਾ' ਜਗ ਕਰਿ ਕੈ। (ਇਕ ਰਿਖੀ। 

ਬੈਠਯੋ ਸਦਨ ਹਰਖ ਉਰ ਧਰਿ ਕੈ 

॥੪| 

ਸੰਧਯਾ ਕਾਲ ਸੁਤਾ ਦੱਖ ਕੇਰੀ। ਦੱਖ ਦੀ ਧੀ ਦਿੱਤੀ, ਜੋ ਕੱਸ਼ਯਪ ਦੀ ਵਹੁਟੀ ਸੀ। 
ਦਿਤੀ ਨਾਮ ਤ੍ਰਿਟ'' ਕਾਮ ਘਨੇਰੀ। ਇੱਛਾ। 'ਪਾ:-ਤ੍ਰਿਯ। 

ਜਾਇ ਸਮੀਪ ਕਰੇ ਅਸ' ਬੈਨਾ। 'ਪਾ:-ਇਵ। 

“ਤਨ ਮਨ ਮੋਰ ਕੰਪਾਵਾ ਮੈਨਾ! ॥੫॥ _ 'ਕਾਮਦੇਵ ਨੇ। 


ਜਿਉ” ਕਦਲੀ ਦਲ! ਦੁਰਦ? ਹਿਲਾਵੈ। _'ਕੇਲੇ ਦੇ ਪੱਤੇ। “ਹਾਥੀ। [ਸੰਸ. ਦ੍ਰਿਰਦ॥। 

ਦੀਨ ਜਾਨਿ ਤਯੋ' ਮੁਝ ਸੰਤਾਵੈ। 

ਸੌਤ ਸਮ੍ਿੱਧਵਾਨ' ਸਭਿ ਜੋਈ। 'ਸੈਂਕਣਾਂ _ਪੁਤਾਪ ਵਾਲੀਆਂ, ਮੁਰਾਦ ਸੰਤਾਨ 
` ਵਾਲੀਆਂ ਤੋਂ' ਹੈ। [ਸੰਸ. ਸਮ੍ਰਿਧ। 

ਤਿਨ ਪਿਖ ਦਾਹਿ ਰਿਦੇ ਮਮ ਹੋਈ 


॥੬॥ 

ਤੁਮ ਕ੍ਰਿਪਾਲ ਸਭਿ ਭਾਂਤਿ ਪੁਬੀਨੋ। 

ਇਕ ਸਮਾਨ ਅੰਗਨਾ ਸਭਿ ਚੀਨੋ। 

ਤਨ ਪੈ ਬਯਾਪਯੋ ਅਧਿਕ ਅਨੰਗਾ। 

ਅਬ ਉਮੰਗ ਕੀਜੈ ਮਮ ਸੰਗਾ ॥੭॥ 

ਕਾਮ ਸੰਗ ਮੈ ਪੀੜਤਿ ਭਾਰੀ। 

ਅਬ ਮੈਥੁਨ ਕਰਿ ਦੇਹੁ ਨਿਵਾਰੀ'। ਦੂਰ ਕਰ ਦਿਓ। 
ਆਤੁਰ ਹੂੈ ਸ਼ਰਨਾਗਤਿ ਆਵੈ। 

ਜੋ ਕ੍ਰਿਪਾਲ ਨਹਿਂ ਮੋਘ ਪਠਾਵੈ ॥੮॥ _'ਖਾਲੀ। 

ਕਰੇ ਕੇਲ ਤੇ ਜਨਮਹਿ ਤਾਤਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1141 


ਤਬ ਮੈ” ਸੁਖ ਪਾਵੇ ਭਲਿਭਾਂਤਾ। /ਚੰਗੀ ਤਰ੍ਹਾਂ। 

ਸੁਨਿ ਕੱਸ਼ਯਪ ਨਿਜ ਤਿਯ ਕੀ ਬਾਨੀ। 

ਬੋਲਯੋ ਤਾਂਹਿ ਕਰਤਿ ਸਨਮਾਨੀ ॥੯॥ 

ਚੰਦੂਬਦਨ ! ਤੂੰ ਮੋ ਕੋ ਪਯਾਰੀ। 

ਕਰੋਂ ਕਾਮਨਾ ਪੂਰਬ ਥਾਰੀ। 

ਸੰਧਜਾ ਕਾਲ ਬੀਤ ਹੈ ਜਬ ਹੀ। 

ਮੈਬੁਨ ਕਰੌ ਸੰਗ ਤੁਝ ਤਬ ਹੀ 

॥੧੦॥ 

ਇਹ ਬੇਲਾ ਲਖਿ ਘੋਰ ਬਿਸਾਲਾ। 

ਕਾਮ ਚੇਸ਼ਟਾ ਕੋ ਨਹਿ ਕਾਲਾ। 

ਸ਼ੰਕਰ' ਫਿਰਤਿ ਲਿਯੇ ਗਣ ਸੰਗਾ। 'ਸ਼ਿਵ। 

ਭੂਤ ਪੁਚਰਜਾ ਹੇਤ! ਉਮੰਗਾ ॥੧੧॥ _'ਪ੍ਰਾਣੀ ਆਦਿ ਦੀ ਦੇਖ ਭਾਲ ਲਈ। 

ਰੁਕਮ ਸਮਾਨ! ਭਸਮ? ਤਨ ਕੀਨੋ”। 'ਚਾਂਦੀਵਤ। “ਸਵਾਹ। “ਸਰੀਰ ਤੇ ਮਲੀ ਹੋਈ ਹੈ। 

ਅਗਨਿ! ਤਰਨਿ? ਸ਼ਸ਼ਿ ਜਿਹ ਦ੍ਰਿਗ” 'ਅਗਨੀ। 'ਸੂਰਜ। 'ਚੰਦਰਮਾ। “ਨੇਤਰ। 

ਤੀਨੋ। 

ਪੂਜਨ ਸਮਯ ਤਾਂਹਿ ਕੋ ਜਾਨਹੁ। 

ਕੇਲ ਕਰਨ ਕੋ ਕਾਲ ਨ ਮਾਨਹੁ 

॥੧੨॥ 

ਦਿਨ ਮੈਥੁਨ ਤੇ ਆਯੂ ਘਟਾਈ'। 'ਘੱਟਦੀ ਹੈ। 

ਪੁਰਬ ਦਿਨਨ! ਦੁਰ ਸੁਤ” ਜਨਮਾਈ”। ਤਿਉਹਾਰ ਦੇ ਦਿਨ। ਮੰਦਾ ਪੁੱਤਰ। “ਜਨਮਦਾ 
ਹੈ। 

ਤਯੋ' ਇਹ ਸੰਧਯਾ ਦੋਖ ਪ੍ਰਮਾਨਹੁ'। 'ਦੋਸ਼ ਜਾਣੋ। 

ਸ਼ਿਵ ਕੀ ਦ੍ਰਿਸਟਿ ਬਚਾਵਨ ਠਾਨਹੁ ` 

॥੧੩॥ 

ਸੁਨੀ ਦਿਤੀ ਜਬ ਅਸ ਬਿਧਿ ਬਾਨੀ। 

ਮਨਸਿਜ ਬਾਨਨ' ਤੇ ਅਕੁਲਾਨੀ। 

ਬਾਰਬਧੂ! ਜਿਵ ਤਜਿ ਕਰਿ ਬ੍ਰੀੜਾ”। 

ਪਤਿ ਕੋ ਬਸਨ! ਗਹਜਯੋ ਹਿਤ ਕ੍ਰੀੜਾ 

॥੧੪॥ 

ਕਹਯੋ “ਨ ਰਹਯੋ ਜਾਤ ਮੁਝ ਪਾਹੀ। 

ਕਰੋਂ ਕੇਲ ਪਤਿ' ! ਅਬ ਚਿਤ ਚਾਹੀ। ? 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1142 





ਕੱਸ਼ਯਪ ਕਾਮਾਰਤ ਤਿਹਿ ਦੇਖੀ। 
ਗਮਨਯੋ ਜਹਾਂ ਇਕੰਤ ਬਿਸ਼ੇਖ਼ੀ ॥੧੫॥ 

ਤਹਾਂ ਜਾਇ ਦੀਨੋ ਰਤਿ ਦਾਨਾ। 

ਤਿਯ ਤਨ ਮਨਸਿਜ! ਤਾਪ ਮਿਟਾਨਾ। 

ਬਹੁਰ ਜਾਇ ਸੰਧਯਾ ਤਿਹ ਕੀਨੀ। 

ਤ੍ਰਿਪੁਟੀ' ਜਾਪ ਬਿਖੈ _ਮਤਿ ਭੀਨੀ 

॥੧੬॥ 

ਪੁਨ ਜੁ ਦਿਤੀ ਪਾਛੇ ਪਛੂਤਾਨੀ। 

ਲੌਜਾ ਯੁਤ ਦ੍ਰਿਗ ਤਰੁ ਸਕੁਚਾਨੀ'। 'ਸ਼ਰਮ ਨਾਲ ਅੱਖਾਂ ਨੀਵੀਆਂ ਕਰਕੇ ਸ਼ਰਮਾਈ। 
ਕੱਸ਼ਸਪ ਕੇ ਸਮੀਪ ਚਲਿ ਆਈ। 

ਸ਼ਿਵ ਕੇ ਭੈ ਤੇ ਗਿਰਾ ਅਲਾਈ ॥੧੭॥ 

“ਹੇ ਪਤਿ ! ਗਰਭ ਮੋਹਿ ਕੱਲਯਾਨਾ!। __ 'ਮੇਰਾ ਸੁਖਦਾਈ ਹੋਵੇ। 
ਰਿਸ ਧਰਿ ਸ਼੍ਰੀ ਸ਼ਿਵ ਕਰੈ ਨ ਹਾਨਾ!। __'ਨਾਸ਼। 

ਨਮੋ ਨਮੋਂ ਤਿਹ ਕੇ ਪਦ ਕੰਜਾਂ। 'ਚਰਣਾਂ ਕਵਲਾਂ ਤੇ। 
ਮਹਾਂਦੇਵ ਸੇਵਤਿ ਸੁਰ ਪੁੰਜਾ ॥੧੮॥ _ 'ਸ਼ਿਵਜੀ। 

ਮੋਹਿ ਅਵੱਗਯਾ ਛਿਮਾ ਕਰੀਜੈ। 

ਤਿਯ ਸੁਭਾਵ ਲਖਿ ਮਨ ਨ ਰਿਸੀਜੈ। ? 

ਸੁਨਿ ਕੱਸ਼ਯਪ ਬੋਲਯੋ ਤਬ ਬਾਨੀ। 

“ਅਹੋ _ਅਭੱਦੇ!! ਨਾਰਿ _ਅਜਾਨੀ?! 'ਹੇ ਭੈੜੀ ਤੂੀਮਤ। “ਅਵਾਣ। 
॥੧੯॥ 

ਦੈ ਸੁਤ ਜਨਮਹਿਂ ਅਧਮ ਕਠੌਰਾ। 

ਦੇਹਿਂ ਸਰਬ ਜਗ ਕੋ ਦੁਖ ਘੋਰਾ। 
ਕਸਮਲ!' ਕਰਹਿੰ ਅਨੇਕ ਪੁਕਾਰਾ। 

ਤਿਨ ਹਿਤ! ਧਰਹਿ ਬਿਸ਼ਨੁ ਅਵਤਾਰਾ 

॥੨੦॥ 

ਕਰਿ ਸੰਗ੍ਰਾਮ' ਹਨਹਿੰਗੇ ਤਿਨ ਕੋ। 

ਸੰਧਯਾ! ਧਰਜਯੋ ਗਰਭ ਤੈ” ਜਿਨ ਕੋ। 

ਤਵ ਸੁਤ ਕੋ ਸੁਤ! ਭਗਤ ਪੁਧਾਨਾ। 

ਹੋਵਹਿਗੋ ਸਮ _ਦ੍ਰਿਸ਼ਟਿ _ਸੁਜਾਨਾ 

॥੨੧॥ 

ਕਰ ਕਸਮਲ! ਤੁੰ ਪੁਨ” ਪਛੁਤਾਨੀ”। 'ਪਾਪ ਕਰਕੇ। “ਫਿਰ। 'ਪਛੁਤਾਈ ਹੈ'। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਇਸ ਸੁਕ੍ਰਿਤਿ ਤੇ ਹੂ ਸੁਖ ਖਾਨੀ!। 


ਹੂ ਹੈ ਸਰਭ ਭੂਤ/ ਹਿਤਕਾਰੀ। 

ਦੁਖਿ ਲਖਿ' ਦੁਖੀ ਸੁਖੀ ਸੁਖ ਧਾਰੀ?" 
॥੨੨॥ 

ਸੁਨਿ ਕਰਿ ਦਿਤੀ ਰਿਦੇ ਹਰਖਾਨੀ। 
ਪੁਭੁ ਕਰ ਤੇ ਸੁਤ! ਕੀ ਮਿਰਿਤੁ ਜਾਨੀ। 
ਪੁਨ ਪੌਤ੍ਹਾ ਹੈ ਭਗਤ ਕ੍ਰਿਪਾਲਾ। 

ਦੈਵ ਸੰਪਦਾ ਗੁਣਨ ਬਿਸ਼ਾਲਾ ॥੨੩॥ 
ਧਾਰਤਿ ਭਈ ਗਰਭ ਕੋ ਤਬ ਹੀ। 
ਬੀਤ ਗਏ ਸਤ! ਸੰਮਤ ਜਬ ਹੀ। 
ਗਰਭ ਤੇਜ ਤਿਹ ਬਧਜਯੋ ਅਪਾਰੀ। 
ਲੋਕ ਪੁਲੋਕ ਪੁਭਾ! ਸਭਿ _ਹਾਰੀ 
॥੨੪॥ 

ਬਯਾਕੁਲ ਹੂੈ ਬਿਧਿ ਭਵਨ! ਸਿਧਾਰੇ। 
ਕਰਿ ਕੈ ਬੰਦਨ ਬੈਨ ਉਚਾਰੇ। 

“ਹੇ ਲੋਕੇਸ਼! ਸਰਬ ਗਤਿ ਜਾਨੋ। 

ਤੀਨ ਕਾਲ ਕੀ ਬਿਧਿ ਪਹਿਚਾਨੋ 
॥੨੫॥ 

ਕੱਸ਼ਯਪ ਤੇ ਦਿਤਿ' ਗਰਭ ਜੁ ਧਾਰਾ। 
ਤਿਹ ਕੋ ਹੋਯੋ ਤੇਜ ਅਪਾਰਾ। 

ਜਨਮੈ ਗੋ ਤਿਸ ਤੇ ਅਸ ਕਵਨੂੰ ? 

ਜੋ ਦੁਖ ਦੇਤਿ ਅਬਹਿ ਸਭਿ! ਭਵਨੂੰ”” 
॥੨੬॥ 

ਸੁਨਿ ਕਰਿ ਉਚਰੇ ਬੈਨ ਬਿਧਾਤਾ। 
“ਸਨਕਾਦਿਕ ਜੇ ਹੈ” ਮਮ ਤਾਤਾ। 

ਗਏ ਬਿਕੁੰਠ ਬਿਸ਼ਨੁ ਕੇ ਧਾਮਾ। 
ਰਚਨਾਂ ਬਨੀ ਜਹਾਂ ਅਭਿਰਾਮਾ!' ॥੨੭॥ 
ਪਰਫੁੱਲਿਤਿ ਤਹਿ' ਸਦਾ ਬਸੰਤਾ। 
ਸੁੰਦਰ ਖਗ! ਮਿਲ ਕੂਜ ਕਰੰਤਾ”। 
ਕੁਸਮ' ਬਾਟਿਕਾ? ਰਾਜਤਿ ਰੂਰੀ। 
ਮਧੁਪ' _ਗੁੰਜਾਰਹਿਂ _ਗੰਧਤਿ” ਭੂਰੀ 


1143 





/ਪਸ਼ਚਾਤਾਪ ਰੂਪੀ ਚੰਗੇ ਕੰਮ ਕਰਨ ਕਰਕੇ (ਤੇਰਾ 
ਪੋਤਰਾ) ਸੁਖਾਂ ਦੀ ਖਾਣ ਹੋਵੇਗਾ। 

ਸਾਰੇ ਪ੍ਰਾਣੀਆਂ ਦਾ। 

ਦੇਖ ਕੇ। “ਸੁਖੀ (ਨੂੰ ਵੇਖਕੇ) ਸੁਖੀ। 


'ਸੈ। 
'ਸੋਭਾ। 


ਬ੍ਰਹਮਾ ਦੇ ਘਰ। “ਦੇਵਤੇ) ਗਏ। 


'ਸਾਰੇ। “ਲੋਕਾਂ ਨੂੰ। 


/ਪੁੱਤਰ। 
'ਸੁੰਦਰ। 
/ਪੁੰਛੀ। “ਚਹਿਚਹਾਂਵਦੇ ਹਨ। 


ਫੁੱਲਾਂ ਦੇ। “ਬਗੀਚੇ। 
'ਭੌਰੇ। “ਖੁਸ਼ਬੋ ਉਤੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੨੮॥ 
ਚਾਂਮੀਕਰ' ਕੇ ਸੁਭਗ ਬਿਮਾਨਾ”। 

ਖਚੇ! ਮਣਿਨ? ਜਾ ਮਹਿ ਰੰਗ ਨਾਨਾ। 
ਫਿਰਹਿ! ਤਹਾਂ ਬਹੁ ਭਗਤ ਸੁਹਾਏ'। 
ਜਿਨ ਸੇਵਾ ਕਰ ਬਿਸ਼ਨੁ _ਰਿਝਾਏ 
॥੨੯॥ 

ਹਾਟਕ! ਫਟਕ? ਭੀਤ” ਜਹਿੰ ਸੋਹਤਿ। 
ਤਨੇ ਰਿਤਾਨ' ਬਨੇ ਮਨ ਮੋਹਤਿ। 
ਮੁਕਤਾ! ਕੀ ਝਾਲਰ ਇਕਸਾਰੀ?। 

ਕਰ ਸਰੋਜ! ਤਹਿ ਰਮਾ ਬਿਹਾਰੀ? 


॥੩੦॥ 

ਨੂਪਰਾਦਿ' ਹੈ ਭੂਖਨ ਜੇਈ। 

ਅੰਗ ਹਲੇ ਤਨਕਾਰਹਿ” ਤੇਈ। 
ਰੁਚਰਿ ਸਥਾਨ ਬਿਲੋਕਤਿ ਜਾਈ। 
ਸਨਕਾਦਿਕ ਜੇ ਚਾਰੋਂ ਭਾਈ ॥੨੩੧॥ 
ਚੌਕੀ ਖਸ਼ਟ ਉਲੈਘੇ ਜਬ ਹੀ। 


ਸਪਤਮ ਪੌਰ ਗਏ ਚਲਿ ਤਬ ਹੀ। 
ਤਹਿਂ ਜੁ ਹੁਤੇ ਠਾਂਢੇ' ਦਰਵਾਨਾ। 

ਬੈਤ ਅਰਾਇ? ਤਿਨਹਿਂ ਅਟਕਾਨਾ” 
॥੩੨॥ 

ਪੰਚ ਬਰਖ' ਜਿਨ ਬੈਸ” ਸਦਾਈ। 
ਪਰਮਹੰਸ, ਦਿਸ਼ ਬਸਨ ਬਨਾਈ'। 


ਸਦਾ ਗਜਾਨ ਘਨ! ਜਾਵਤਿ ਰੋਕੇ2। 


ਦਰਵਾਨਨ ਦਿਸ਼' ਰਿਖਨਿ? ਬਿਲੋਕੇ” 
॥੩੩॥ 

ਕਹਿਨ ਲਗੇ -ਇਕ ਪੁਭੁ ਪੈ ਜਾਈ'। 
ਏਕਨ ਕੋ ਰੋਕਹੁ ਇਹ ਥਾਈ'। 

ਭੇਦ ਦ੍ਰਿਸ਼ਟਿ' ਜੋ ਕਰਨੈ ਹਾਰੇ। 

ਰਹਨਿ ਉਚਿਤ! ਨਹਿ ਪੁਭੁ ਦਰਬਾਰੇ 
॥੩੪॥ 


1144 





ਸੋਨੇ ਦੇ ਤੇ। “ਬਲੌਰ ਦੀਆਂ। “ਕੰਧਾਂ। 
'ਚੰਦੋਏ। 

ਮੋਤੀਆਂ ਦੀ। 2ਇਕੋ ਜਿਹੀ। 

'ਹੱਥ ਵਿੱਚ ਕਵਲ ਹੈ। “ਲਛਮੀ ਫਿਰ ਰਹੀ ਹੈ। 


'ਝਾਂਜਰਾਂ ਆਦਿ। 
'ਛਣਕਦੇ ਹਨ। 


!ਖੜੇ। 
'ਸੋਟੀ। “ਅੜਾ ਕੇ। “ਰੋਕਿਆ। 


/ਪੰਜ ਸਾਲ ਦੀ। ਆਯੂ। 

ਦਿਸ਼ਾ ਹੀ ਜਿਨ੍ਹਾਂ ਨੇ ਬਸਤਰ ਬਣਾਏ ਹੋਏ ਹਨ, 
ਭਾਵ ਨੰਗੇ ਹਨ। 

'ਨਿਰੰਤਰ ਗਯਾਨੀ ਹਨ। ਓਹ) ਜਾਂਦੇ ਹੋਏ ਰੋਕੇ 
(ਗਏ ਜਦੋ')। 

!'ਤਰਫ। ?ਰਿਖੀਆਂ ਨੇ। “ਦੇਖਿਆ। 


“ਇਕ ਤਾਂ ਪੂਭੂ ਪਾਸ ਪੁੱਜ ਜਾਂਦੇ ਹਨ। 
/ਇਕਨਾਂ ਨੂੰ ਇਸ ਥਾਂ ਤੇ ਰੋਕ ਲੈਂਦੇ ਹੋ। 
'ਵਖੇਵੇ' ਵਾਲੀ ਨਜੁਰ। 

/ਯੋਗ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਅਸੁਰ' ਬੁੱਧਿ ਤੁਮ ਨੈ ਇਹ ਧਾਰੀ। /ਦੈੱਤਾਂ ਦੀ। 
ਜਾਇ ਧਰਹੁ ਤਨ ਧਰਨਿ!' ਮਝਾਰੀ। 'ਧਰਤੀ। 
ਸਮਦ੍ਰਿਸ਼ਟੀ ਗੁਣ ਸਰਬ ਸਮੇਤਾ। 

ਐਸੇ _ਚਹਿਯਤਿ _ ਪੁ੍ਭੂ __ਨਿਕੇਤਾ- 
॥੩੫॥ 

ਸੁਨਿ ਕਰਿ ਸੁਾਪ, ਭਏ ਭਯਮਾਨਾ। 

ਜੈ ਅਰ ਬਿਜੈ ਨਾਮ ਜਿਨ ਜਾਨਾ। 

ਬਿਨੈ ਕਰਨ ਲਾਗੇ ਕਰ ਜੋਰੀ। 

-ਦਯੋ ਸੁਪ ਤੁਮ ਨੈ ਦੁਖ ਘੋਰੀ' 
॥੨੩੬॥ 

ਧਾਰਿ ਅਨਗੂਹੁ ਅਸ ਬਰ ਦੀਜੈ। 

ਜਾਂ ਤੇ ਪ੍ਰਭੂ ਨ ਰਿਦੈ ਭੁਲੀਜੈ। 

ਸੁਪ ਅੰਤ ਪੁਨ ਦਿਹੋ ਬਤਾਈ। 

ਹਮ ਆਏ ਤੁਮ ਪਗ ਸ਼ਰਨਾਈ- 
॥੩੭॥ 

ਤਿਨ ਕੀ ਬਿਨੈ ਸ਼੍ਰੋਨ ਸੁਨਿ ਜਬ ਹੀ। 

ਬੋਲੇ ਪਰਮ ਰਿਖੀਸ਼ੂਰ ਤਬ ਹੀ। 

-ਸਹਿ ਕਰਿ ਸੁਪ ਦੈਤ ਤਨ ਪਾਵਹੁ। 

ਜਾਇ ਭੂਮ ਤਲ ਰਾਜ _ਕਮਾਵਹੁ 
॥੩੮॥ 

ਸ਼ੀ ਪੁਭੁ ਬਿਸ਼ਨੁ ਧਰਹਿ ਅਵਤਾਰਾ। 

ਤਿਨ ਕੇ ਹਾਥ ਹੋਇ ਸੰਘਾਰਾ'। 

ਤੀਨ ਜਨਮ ਧਰਿ ਭੂਮ ਮਝਾਰੇ। 

ਪੁਨ ਆਵਹੁ ਸ਼੍ਰੀ _ਪੂਭੁ _ਦਰਬਾਰੇ- 
॥੩੯॥ 

ਬਾਤ ਲਖੀ' ਜਬ ਕਮਾਲਾਕੰਤਾ। 'ਜਾਣੀ। 





1145 


ਦੌਰੇ, ਸਭਿ! ਤਹਿ ਤਜੇ ਤੁਰੰਤਾ। ਸਾਰੇ, ਭਾਵ ਆਪਣੇ ਸਾਰੇ ਦਰਬਾਰੀ ਛਡਕੇ। 


ਪਰਮਹੰਸ ਲੇਖਿ ਭਗਤ ਬਿਸਾਲਾ। 

ਕ੍ਰੋਧ ਛਿਮਾਪਨਿ! ਤਿਨਹਿ ਕ੍ਰਿਪਾਲਾ 'ਖਿਮਾ ਕਰਾਉਣ ਵਾਸਤੇ। 
॥੪੦॥ 

ਪਗ ਨੰਗੇ ਆਏ ਚਲਿ ਦ੍ਰਾਰਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕੇਵਲ ਜਿਨ ਕੋ ਪਰੇਮ ਪਿਆਰਾ। 
ਅਪਨੇ ਚਰਨ ਰਿਖਿਨਿ ਦਿਖਰਾਏ। 
ਰੋਸ! ਸਪੂਰਨ ਸ਼ਾਂਤਿ ਕਰਾਏ ॥੪੧॥ 
ਸ਼ਾਮ ਸਰੂਪ ਅਨੂਪਮ ਲੋਨਾ'। 

ਪ੍ਰਿਥ ਨਿਤੰਬ! ਜਿਨ ਕੀ ਛਬਿ ਕੋ ਨਾ”। 
ਛੁਦੁ ਘੰਟਕਾ! ਬਧੀ ਸੁਹਾਵਨ। 

ਗਰ ਮਹਿ ਬਨਮਾਲਾ ਮਨ __ਭਾਵਨ 


॥੪੨॥ 
ਚਾਰ ਭੁਜਾ ਮਹਿੰ ਭੂਖਨ ਚਾਰੂ'। 
ਕੰਕਨ' ਮੁਦ੍ਰਿਕ” ਅੰਗਦ” ਧਾਰੂ"। 


ਉਦਰ ਤ੍ਰਿਵਲੀ' ਸੰਜੁਤ”' ਰਾਜਤਿ। 
ਉੱਨਤ ਕੰਧ! ਬ੍ਰਿਖਭ ਸਮ ਛਾਜਤਿ? 
॥੪੩॥ 

ਰੁਚਿਰ ਚਿਬਕ! ਮੁਸ਼ਕਸਾਨ? ਕਪੋਲੈ। 
ਜਿਨ ਪਰ ਸੋਹਤਿ ਕੁੰਡਲ! ਲੋਲੈ”। 
ਬਿੱਦੂਮ' ਅਧਰ? ਦਸਨ? ਜਨੁ ਹੀਰੰ"'। 


ਭ੍ਰਿਕੁਟੀ! _ਧਨੁਖ _ਨਾਸਕਾ _ਕੀਰੰ? 
॥੪੪॥ 
ਕੁੰਤਲ' ਲਲਿਤ” ਅਲਿਕ” ਅਹਿ ਛੌਨੋ“। 


ਲੋਚਨ! ਉਤਪਲ ਦਲ? ਛਬਿ ਭੌਨੰ”। 


ਚਿਤਵਨ' ਚਾਰੁ ਮਹਾਂ ਸੁਖਕਾਰੀ। 

ਸਿਰ ਕਿਰੀਟ' ਜਿਹ ਉਪਮਾ ਭਾਰੀ 
॥੪੫॥ 

ਲਏ ਛਤਰ ਆਏ ਭ੍ਰਿਤ ਪਾਛੇ। 

ਸ਼ਸ਼ਿ ਸਮਾ ਮੁਕਤਾ ਝਾਲਰ” ਆਛੇ। 
ਚਮਰ' ਚਾਰੁ ਢੋਰਤਿ? ਚਹੁ' ਓਰੇ। 
ਬਿਜਨ ਸੁਭਗ! ਆਨਯੋ ਤਿਹ ਦੌਰੇ2' 
॥੪੬॥ 
ਰਿਖੀਅਨ ਦੇਖਿ ਦਰਸ ਅਤਿ ਰੂਰਾ। 


1146 





'ਕ੍ਰੋਧ। 

'ਪਾ:- ਅਨੂਪ ਸਿ ਲੋਨਾ। 

'ਪਟ ਚੌੜੇ ਹਨ। “ਕੋਈ ਨਹੀਂ। 
'ਤੜਾਗੀ। 


'ਸੁੱਦਰ। 

'ਕੜੇ। 'ਛੱਲੇ। “ਬੁਹੱਟੇ। “ਧਾਰਨ ਕੀਤੇ ਹੋਏ 
ਹਨ। 

!ਪੇਟ ਪਰ ਤਿੰਨ ਵਲ। “ਸਮੇਤ। 'ਪਾ:-ਸੁੱਦਰ। 
'ਉਚੇ ਮੋਢੇ। “ਬੈਲਾਂ ਸਦਰਸ਼ ਫਬਦੇ ਹਨ। 


'ਸੁਹਣੀ ਠੋਡੀ। “ਹਸਦੀਆਂ ਹੋਈਆਂ। 
'ਵਾਲੇ। “ਚੰਚਲ। 

'ਗੁੱਲੀਆਂ ਵਤ। 'ਬੁੱਲ੍ਹ। _“ਦੰਦ। 
ਵਰਗੇ। 'ਪਾ:- ਛਬਿ ਹੀਰੰ। ਛਬਿ ਛੀਰੰ। 
'ਭਰਵੱਟੇ। “ਤੋਤੇ ਵਰਗੀਆਂ। 


“ਹੀਰਿਆਂ 


'ਕੇਸ। 'ਸੁੰਦਰ। 'ਜ਼ੁਲਫਾਂ। “ਸੱਪ ਦੇ ਬੱਚਿਆਂ 
ਵਰਗੀਆਂ। 

/ਨੇਤੂ। “ਕਵਲ ਦੇ ਪੱਤਿਆਂ ਵਾਂਡੂ। “ਸ਼ੋਭਾ ਦਾ 
ਘਰ। 

'ਨਜ਼ਰ। 


'ਮੁਕਟ ਸਿਰ ਤੇ। 


'ਚੰਦਰਮਾਂ ਵਤ (ਸਫੈਦ)। “ਮੋਤੀਆਂ ਦੀ ਝਾਲਰ। 
'ਚੌਰ। “ਝੁੱਲ ਰਹੇ ਹਨ। 

'ਸ੍ਰੇਸ਼ਟ ਪੱਖਾਂ। “ਤਿੱਥੇ ਦੌੜਕੇ ਲਿਆਂਦਾ। "ਪਾ:- 
ਬਿਜਨ ਰੁਚਿਰ ਆਨਜਯੋ ਤਿਹ ਠੌਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਕੋਟਿਕ ਚੰਦ ਨ! ਮੁਖ ਛਬਿ ਪੂਰਾ। 'ਕ੍ਰੋੜਾਂ ਚੰਦ ਨਹੀਂ ਕਰ ਸਕਦੇ। 
ਅਨਿਕ ਭਾਂਤਿ ਕੀ ਉਸਤਤਿ ਕਰਿ ਕੈ। 
ਬੰਦਨ ਕੀਨਿ ਦੰਡਵਤ ਪਰਿਕੈ ॥੪੭॥ 
ਮਨ ਪਛੁਤਾਇ ਬੰਦਿ ਦ੍ਰੈ ਹਾਥਾ। 
ਕਹਿਨ ਲਗੇ -ਹੇ ਪੁਭੁ ਜਗਨਾਥਾ। 
ਬਿਨ ਅਪਰਾਧ ਸੁਪ ਹਮ ਦੀਨਾ। 
ਕਰਹੁ _ਛਿਮਾਪਨ' ਆਪ _ਪ੍ਰਬੀਨਾ- 
॥੪੮॥ 

ਸੁਨਿ ਕਰਿ ਬਿਸ਼ਨੁ ਸਕਲ ਗੁਨਖਾਨੀ। 
ਮੁਸਕਤਿ ਮਧੁਰ, ਕਹਿਤ ਮ੍ਰਿਦੁ ਬਾਨੀ। 
-ਤੁਮਰੋ ਦੋਖ ਨ ਯਾਂ ਮੈ ਕੋਈ। 

ਯਹਿ ਸਭਿ ਸੰਮਤਿ ਮੇਰੋ! ਹੋਈ- 





॥੪੯॥ 

ਅਸ ਕਹਿ ਸੁੰਦਰ ਮੰਦਰ ਮਾਂਹੀ। 
ਲੇ ਬੈਸਾਰੇ ਪਿਖਿ ਸੁਖ ਪਾਹੀ। ` 
ਯਹਿ ਪੁਸੰਗ ਸਭਿ ਅਮਰਨ ਸੰਗਾ'। 


ਬਿਧਿਹਿ _ਸੁਨਾਯੋ _ਸਹਿਤ _ਉਮੰਗਾ 
॥੫੦॥ 

“ਦਿਤੀ ਗਰਭ ਮਹਿ ਲਖਿਯੇ ਸੋਊ। 

ਮੋ ਤੇ ਹੋਤਿ ਉਪਾਇ ਨ ਕੋਊ। 

ਤੁਮ ਨ ਡਰੋਂ ਸ਼ੀਪਤਿ ਭਗਵਾਨਾ। 

ਕਰਿ ਹੈ ਸਰਬ _ਕੇਰ ਕੱਲਯਾਨਾ”` 
॥੫੧॥ 

ਸੁਨਿ ਕਰਿ ਸ਼ੰਕਾ ਤਜੀ ਸੁਰ ਸਭਿਹੀ। 

ਨਿਜ ਨਿਜ ਲੋਕ ਗਏ ਚ਼ਲਿ ਤਬ ਹੀ। 

ਦਿਤੀ ਬਰਖ ਸਤ ਗਰਭ' ਧਰਯੋ ਜਬ। 


1147 


"ਇਹ ਬਾਤਾਂ ਸਭ ਪੌਰਾਣਕ ਕਥਾਵਾਂ ਹਨ, ਕਵਿ ਜੀ ਉਨ੍ਹਾਂ ਦੇ ਲਿਖੇ ਮੂਜਬ ਵਰਣਨ ਕਰੀ ਜਾਂਦੇ ਹਨ। 
ਅੱਖਰੀ ਅਰਥ ਲੈਣੇ ਭੁਲੇਖੇ ਵਿੱਚ ਪੈਣਾ ਹੈ, ਏਹ ਵਾਕਿਆਤ ਆਰਯ ਕੁਲ ਦੇ ਹਿੰਦ ਵਿੱਚ ਆਕੇ 
ਅਸਲੀ ਵਸਨੀਕਾਂ ਨਾਲ ਜੁੱਧ ਜੰਗ ਦੇ ਰਵਾਯਤੀ ਹਾਲਾਤ ਪੌਰਾਣਕਾਂ ਨੇ ਆਪਣੇ ਰੰਗ ਢੰਗ ਵਿੱਚ ਲਿਖੇ 
ਹਨ। ਅਸਲੀ ਵਸਨੀਕਾਂ ਨੂੰ ਓਹ ਦਸਯੂ, ਦੈਂਤ ਰਾਕਸ਼ਸ ਆਦਿ ਪਦਾਂ ਨਾਲ ਯਾਦ ਕਰਦੇ ਹੁੰਦੇ ਸਨ। 
ਅਤਯੋਕਤੀ ਨੂੰ ਓਹ ਕਵੀ ਇਕ ਭੂਸ਼ਨ (ਅਲੰਕਾਰ) ਸਮਝਿਆ ਕਰਦੇ ਸਨ, ਤੇ ਬੇਰੋਕ ਟੋਕ ਖੁੱਲ੍ਹਾਂ 


ਵਰਤਿਆ ਕਰਦੇ ਸਨ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1148 


ਜਨਮ _ਕਾਲ ਉਤਪਾਤ! ਭਏ ਤਬ 'ਉਪੱਦੂਵ। 

॥੫੨॥ 

ਤੀਨ ਲੋਕ ਮਹਿ ਸ਼ਬਦ ਬਿਸਾਲਾ। 

ਅਤਿਸੈ! ਜਹਿਂ ਤਹਿਂ ਆਵ ਭੁਚਾਲਾ। __ 'ਬਹੁਤੇ। 

ਦਿਸ਼ਾ! ਤਪਤ ਜਮੁ ਦਵ2 ਵਡ ਲਾਗਾ। __ 'ਸਾਰੀਆਂ) ਦਿਸ਼ਾ। “ਦਾਵਾ ਅਗਨੀ। 

ਉਲਕਾਪਾਤ!' ਅਗਨਿ __ਜਿਮ__ਜਾਗਾ_'ਤਾਰੇ ਟੁੱਟਣੇ। 

॥੫੩॥ 

ਉਦੈ ਕੇਤੁ! ਭਾ ਅਧਿਕ? ਅੰਧੇਰਾ। /ਬੋਦੀ ਵਾਲਾ ਤਾਰਾ। ?ਬੜਾ। 

ਰਵਿ ਸ਼ਸ਼ਿ ਪਰ ਪਰਵੇਖ' ਘਨੇਰਾ। /ਪਰਵਾਰ। 

ਬਿਨ ਘਨ! ਗਰਜਤਿ ਹੈ ਵਡ ਜੋਰਾ। ਬਿਨਾਂ ਬੱਦਲਾਂ ਦੇ (ਅਕਾਸ਼)। 

ਸ਼ਿਵਾ, ਸ੍ਹਰਾਨ2, ਖਰ” ਬੋਲਤਿ ਘੋਰਾ 'ਗਿੱਦੜ। “ਕੁੱਤੇ। 'ਗਧੇ। 

॥੫੪॥ 

ਬਹੀ' ਪ੍ਰਚੰਡ ਵਾਯੁ? ਦੁਖ ਕਾਰੀ। 'ਵਗੀ। “ਤੇਜ਼ ਹਵਾ। 

ਜੜ੍ਹ ਤੇ ਉਖਰ ਜਾਹਿੰ ਤਰੁ! ਭਾਰੀ। ਬ੍ਰਿੱਛ। 

ਘੋਰ! ਸ਼ਬਦ” ਸੁਨਿ ਸਰਬ ਬਿਹੰਗਾ:। __ 'ਭਯਾਨਕ। “ਅਵਾਜ਼। “ਸਾਰੇ ਪੰਛੀ। 

ਗਿਰਹਿ' ਨਿਡਯ' ਤੇ ਜਨੁ ਹੂਹੈ ਭੰਗਾ? 'ਆਲ੍ਹਣੇ। “ਨਾਸ਼ ਹੋਏ, ਮਰੇ _ਹੋਏ। _'ਪਾ:- 

॥੫੫॥ ਗਿਰਹਿਂ ਡਾਰ ਤੇ। 

ਕਾਨਨ ਕੇ ਪਸੁ ਭਏ ਦੁਖਾਰੇ। 

ਭੈ ਕਰਿ ਮੂੜ ਮਲਾਦਿਕ ਡਾਰੇ!। 'ਸੁੱਟਦੇ ਸਨ। 

ਧਰ ਪਰ ਧਾਰਾਧਰ ਪੁੰਧਾਰੀ”'। /ਧਰਤੀ ਉੱਤੇ ਬੱਦਲ ਪੂੰ (ਪਾਕ) ਦੀ ਧਾਰ 

ਹਰ ਸਿੱਟਦੇ ਸੀ। "ਪਾ:-ਧਰ ਪਰ ਧਾਰ ਰੁਧਿਰ ਪੂੰ 

ਧਾਰੀ ਧਰਤੀ ਪਰ ਲਹੂ ਪਾਕ ਦੀ ਧਾਰ ਵਗਦੀ 
ਸੀ। 

ਸ਼ੁਵਹਿਂ ਸਥਨ! ਗੋ? ਸ਼੍ਰੋਣਿਤ ਸਾਰੀ 'ਨਿਕਲਦਾ ਸੀ ਥਣਾਂ ਵਿਚੋਂ। “ਗਊਆਂ ਦੇ। 'ਕਵਿ 

॥੫੬॥ ਜੀ ਨੇ ਸਾਰੇ ਖੋਟੇ ਲੌਛਣ ਏਥੇ ਗਿਣ ਦਿਖਾਏ 
ਹਨ। 


ਸਰਬ ਅਮੰਗਲ!' ਪਿਖਿ ਭੈਕਾਰੇ। /ਅਸ਼ੁਭ (ਲੋਛਣ)। 
ਪਲੈ ਕਾਲ ਮਨ ਮਨੁਜ ਬਿਚਾਰੇ। 

ਮਹਾਂ ਤ੍ਰਾਸ ਭਾ ਪੁਜਾ ਮਝਾਰੀ। 

ਜਨਮੇ ਦੈਂਤ ਦੇਹਿ ਜਿਨ ਭਾਰੀ ॥੫੭॥ 

ਥੋਰਨ ਦਿਨ ਮਹਿ ਬਧਯੋ ਸਰੀਰਾ। 

ਨਭ ਲੌ! ਮੁਕਟ” ਭਏ ਵਡ ਬੀਰਾ। ਅਕਾਸ਼ ਤੱਕ। “ਸੀਸ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1149 


ਹਿਰੰਨਾਛ ਧਰਿ ਗਦਾ! ਸਕੰਧੂ?॥ 'ਗੁਰਜ। 'ਐਢੇ (ਉੱਤੇ)। 

ਕੀਨ _ਦਿਗਬਿਜੈ! ਭਾ ਮਤਿ ਅੰਧੂ£ 'ਚੁਫੇਰੇ ਫਤੇ। ਅੰਧਾ। 

॥੫੮॥ 

ਜਿਉ ਖਗੇਸ਼' ਤੇ ਅਹਿ? ਭੈ ਮਾਨੇ। 'ਗਰੁੜ। “ਸਰਪ। 

ਤਸੋ' ਰਣ ਤਜਿ ਸੁਰ' ਸਰਬ ਪਲਾਨੇ। __ 'ਦੇਵਤੇ। 

ਜਬਹਿ ਨਿਪੁੰਸਕ ਅਮਰ ਨਿਹਾਰੇ”। /ਖੁਸਰੇ। “ਦੇਖੇ। 

ਗਰਜਯੋ _ਘੋਰ! _ ਗਰਬ? _ਉਰਧਾਰੇ 'ਭਯਾਨਕ। “ਹੰਕਾਰ। 

॥੫੯॥ 

ਕਰ! ਧਰਿ ਗਦਾ _ਉਦਧਿ? ਮਹਿੰ_'ਹੱਥ ਵਿਚ। 'ਸਮੁੰਦਰ। `ਵਿਚ ਗਿਆ। 





ਗਵਨਾ”। 

ਗਯੋ ਬਰੁਣ ਕੋ! ਜਿਹ ਠਾਂ! ਭਵਨਾ”। ਮਗਿਆ ਵਰਣ ਦਾ। “ਜਿੱਥੇ। 'ਘਰ ਸੀ। 
ਕਹਿਨ ਲਗਜੋ “ਤੁਮ ਸੂਰ ਕਹਾਵਹੁ। 

ਹਮ ਸੋ ਉਠਿ ਕਰਿ ਜੁੱਧ ਮਚਾਵਹੁ 

॥੬੦॥ 

ਸੁਨਯੋ ਕਾਨ ਮੈ', ਹੋ ਬਲ ਭਾਰੀ। 

ਪੁਰਬ ਜੀਤੇ ਤੋਹਿ! ਸੁਰਾਰੀ?। ” 'ਤੂੰ ਨੇ। “ਦੇਵਤਿਆਂ ਦੇ ਵੈਰੀ ਭਾਵ ਦੈੱਤ। 


ਸੁਨਿ ਕਰਿ ਬਰੁਣ ਕਹੀ ਅਸਬਾਨੀ। 

“ਮੈ” ਨਹਿੰ ਤੇਰੇ ਜੋਰ ਸਮਾਨੀ' ॥੬੧॥ _ 'ਬਰਾਬਰ। 

ਤੁਝਹਿ ਜੁੱਧ ਮਹਿਂ ਤੋਖਨਹਾਰੂ'। 'ਪਰਸੰਨ ਕਰਨ ਵਾਲਾ। 

ਬਿਨ ਪਦਮਾਪਤਿ' ਕੋ ਨ ਨਿਹਾਰੂੰ। 'ਵਿਸ਼ਨੂੰ। 

ਜਾਹੁ ਰਸਾਤਲ' ਮਿਲ ਤੁਝ ਤਾਈਂ। 'ਪਾਤਾਲ। 

ਹਨਿ ਹੈ ਠਾਨਿ!' ਬਿਸਾਲ2 ਲਰਾਈ” 'ਕਰਕੇ। “ਬੜੀ। 

॥੬੨॥ 

ਇਤੀ' ਕਥਾ ਇਹ ਲਖਿ ਮਰਦਾਨੇ?! ਮਇਤਨੀ। “ਹੇ ਮਰਦਾਨੇ ! 

ਅਬ ਸੁਨਿ ਜਯੋ' ਬਰਾਹ ਪੁਗਟਾਨੇ। 

ਪੁਰਬ ਬਿਧਿ ਤੇ” ਮਨ” ਸਤਰੁਪਾ”। /ਪਹਿਲੇ। “ਬੂਹਮਾਂ ਤੋਂ। "ਨਾਮ ਪੁੱਤਰ ਦਾ। “ਨਾਮ 
ਰਹ ਤਦ ਪੁੱਤਰੀ ਦਾ। 

ਨਰ ਤਿਯ ਉਪਜੇ _ਗੁਣਨ ਅਨੂਪਾ_'ਪੁਰਸ਼ ਇਸਤ੍ਰੀ। 

॥੬੩॥ 

ਬਿਧਿ ਸੋ? ਕਹੈ` “ਬਿਨੈ ਸੁਨਿ ਲੀਜੈ। __ 'ਬੁਹਮਾਂ ਨੂੰ। 

ਅਪਨੀ ਸੇਵ ਹਮਹਿਂ ਕੁਛ ਦੀਜੈ। 

ਪੁੱਤੁ ਸਿੱਖ ਕੀ ਇਹ ਸ਼ੁਭ ਰੀਤੀ!। ਪੁੱਤ ਤੇ ਸਿੱਖ ਲਈ ਇਹ ਰੀਤੀ ਸ਼ੁਭ ਹੈ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1150 


ਗੁਰ ਪਿਤ ਆਇਸ' ਕਰਹਿ ਸਪ੍ਰੀਤੀ 'ਗੁਰੂ ਤੇ ਪਿਤਾ ਦੀ ਆਗਜਾ। 
॥੬੪॥ 

ਤਾਂ ਤੇ ਹਮ ਕੋ ਉਚਿਤ ਗੁਸਾਈ ! 

ਦਯਾ ਧਾਰਿ ਨਿਜ ਦੇਹੁ ਬਤਾਈ। ” 

ਸੁਨਿ ਮਨ ਕੇ ਅਸ ਬੈਨ ਬਿਧਾਤਾ'। 'ਬੂਹਮਾਂ। 

ਬੋਲਤਿ ਭਯੋ “ਸੁਨਹੁ ਹੇ _ਤਾਤਾ!! 'ਹੇ ਪੁੱਤ ! 

॥੬੫॥ 

ਤੁਮ ਪਰ ਮੈ' ਸੁ ਪੁਸੰਨ ਮਹਾਨਾ। 

ਦੰਪਤਿ'! ਰਹਹੁ ਸਹਿਤ ਕੱਲਯਾਨਾ। (ਇਸਤ੍ਰੀ ਭਰਤਾ। 'ਪਾ:-ਦਿਪਤ। 
ਜੇ ਕਰਿ ਮਮ ਸੇਵਾ ਤੁਮ ਮਾਂਗੀ। 

ਅਸ ਪੁਕਾਰ ਕੀਜੈ ਅਨੁਰਾਗੀ ॥੬੬॥ 

ਨਿਜ ਸਰੀਰ ਤੇ ਸੁਤ ਉਪਜਾਵਹੁ। 

ਧਰਮ ਸਹਿਤ ਛਿਤ' ਰਾਜ ਕਮਾਵਹੁ। __ 'ਪ੍ਰਿਥਵੀ ਦਾ। 

ਮਖ! ਕਰਿ ਜਜਹੁ? ਬਿਸ਼ਨੁ ਗੁਨ ਖਾਨੀ। _'ਯੱਗ। 'ਪੂਜੋ। 
ਪੁਜਾਰੱਖਯ!' _ ਅਬ _ ਕਰਹੁ _ ਮਹਾਨੀ_'ਪੁਜਾ ਦੀ ਰੱਖਿਆ। 
॥੬੭॥ 





ਜਿਨ ਸ਼੍ਰੀ ਪੁਭੁ ਨਹਿ ਤੋਖਨ” ਕੀਨੋ। 'ਪ੍ਰਸੰਨ। 

ਮੰਦ ਭਾਗ ਜਗ ਅਪਜਸ' ਲੀਨੋ। 'ਬਦਨਾਮੀ। 

ਹਰਿ ਕੌ ਜਜਨ'' ਪਜਾ ਰਖਵਾਰੀ। 'ਪੂਜਣਾ। 'ਪਾ:-ਭਜਨ। 
ਇਹ ਸੇਵਾ ਵਡ ਜਾਨ ਹਮਾਰੀ? 


॥੬੮॥ 

ਸੁਨਿ ਕਰਿ ਮਨੁ ਬੋਲਯੋ ਬਿਧਿ ਸਾਥੇ। 

ਰਾਵਰ ਕੀ ਆਇਸੁ ਮਮ ਮਾਥੇ। 

ਮੈ ਅਰ ਪਰਜਾ! ਸਰਬ” ਸਮੇਤਾ। ਮੈ ਤੇ ਪਰਜਾ। “ਸਾਰਿਆਂ ਦੇ। 

ਜਲ ਮਹਿਂ ਧਰਾ! ਨ ਪਾਇ ਨਿਕੇਤਾ2 “ਧਰਤੀ ਤਾਂ ਪਾਣੀ ਵਿੱਚ ਹੈ। “ਘਰ ਨਹੀਂ ਪੈ 
॥੬੯॥ ਰਾ, 

ਕਿਹ ਸਥਾਨ ਰਹਿ ਰਾਜ ਕਮਾਵੈ? 

ਰੱਛ' ਪੁਰਜਾ ਕੋ ਕਹਾਂ” ਬਸਾਵੈਂ”? ਰੱਖਿਆ ਕਰਕੇ। “ਕਿੱਥੇ। 'ਵਸਾਊਂਗਾ। 
ਜੇ ਅਸਾਂ ਬਿਧਿ ਕੀ ਚਾਹਿ ਤੁਮਾਰੀ। 'ਪਾ:-ਇਸ। 

ਕਿਸੂ ਜਤਨ ਲਿਹੁ ਧਰਨਿ!' ਉਧਾਰੀ” 'ਧਰਤੀ ਨੂੰ। 

॥੭੦॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਸੁਨਿ ਕਰਿ ਯੋ, ਬਿਧਿ ਕਰਤਿ 

ਬਿਚਾਰਾ। 

-ਪਹਿਲੇ ਜਲ ਮੈ ਪਿਯੋ' ਅਪਾਰਾ”। ਪੀਤਾ ਸੀ। “ਬਹੁਤ। 

ਹੋਈ ਹੁਤੀ' ਨਗਨ? ਜਬ ਅਵਨੀ”। ਹੋਈ ਹੋਈ ਸੀ। “ਨੰਗੀ। “ਪ੍ਰਿਥਵੀ। 
ਰਚੀ ਪੂਜਾ ਤਬ ਬਹੁ ਬਿਧਿ ਰਵਨੀ! 'ਸੁੰਦਰ। 

॥੭੧॥ 

ਅੱਪੂਮਾਨ' ਜਲ ਬਧਯੋ ਬਹੋਰੀ। 'ਬੇਅੰਦਾਜ਼ਾ। 

ਸਗਰੀ ਧਰਨਿ ਲੀਨਿ ਅਬ ਬੋਰੀ। 

ਕਿਸ ਪ੍ਰਕਾਰ ਇਸ ਵਹਿਰ ਟਿਕਾਊ'। 

ਨਾਨਾ ਬਿਧਿ _ਕੀ ਰਚਨ _ਰਚਾਊ' 

॥੭੨॥ 

ਨਾਭਿ ਕਮਲ ਤੇ ਜਨਮ ਭਯੋ ਜਬ। 

ਜਗਤ ਰਚਨ ਪੁਭੁ ਆਇਸੁ ਦੀ ਤਬ। 

ਨਹਿੰ ਮੋ ਤੇ ਅਬ ਹੋਤਿ ਉਪਾਈ। 

ਕਰਹਿ ਆਪ ਜਗਦੀਸ਼ _ਸਹਾਈ- 'ਜਗਤ ਦੇਈ ਸ਼ੂਰ। 
॥੭੩॥ 

ਦੋਹਰਾ: 'ਸੋਚਦਾ। “ਨਾਸਕਾ ਦੇ। 'ਛੇਕ। 
ਚਿੰਤਤਿ!' ਭਯੋ ਬਿਸਾਲ ਜਬ, ਹੁਤੇ ਜੁ 

ਨਾਸਨ? ਛੇਕ”। 

ਤਿਨ ਕੇ ਪੁਗਟ ਬਰਾਹ! ਭੇ?, ਜੇ ਜਗ_'ਸੂਰ। “ਹੋਏ। “ਧਰਤੀ ਦਾ ਆਸਰਾ। 
ਧਰਨੀ ਟੇਕ” ॥ ੭੪॥ 





1151 


ਚੌਪਈ: 'ਨਿਕਲੇ। ?ਪਹਿਲੇ। ਅੰਗੂਠੇ ਦੇ। “ਬਰਾਬਰ। 


ਨਿਕਸੇ' ਪ੍ਰਿਥਮ? ਅੰਗੁਸ਼ਟ” ਸਮਾਨਾ"। 

ਚਢਿ ਅਕਾਸ਼ ਮਹਿੰ ਬਧੇ ਮਹਾਨਾ। 

ਅਚਰਜ ਭਏ ਦੇਖਿ ਸੁਰ' ਸਾਰੇ। ਦੇਵਤੇ। 

ਲਖਿ' ਹਰਿ? ਜੈ ਜੈ ਸ਼ਬਦ ਉਚਾਰੇ 'ਜਾਣਕੇ। “ਵਿਸ਼ਨੂੰ। 
॥੭੫॥ 

ਘੁਰ ਘੁਰ ਮੁਖ ਤੇ ਕਰਿ ਤਿਹ ਕਾਲਾ। 

ਸੂੰਘਤਿ ਸ਼ੂਕਰ/ ਸਰਸ? ਕ੍ਰਿਪਾਲਾ। 'ਸੂਰ। “ਸਮਾਨ। 
ਉੱਜਲ ਰਦਨ' ਚੰਦੁਮਾ ਨਜਾਈ”। 'ਦੰਦ ਚਿੱਟੇ। “ਵਰਗੇ। 
ਪੂਛ ਬਾਲ ਵਡ ਊਚ ਉਠਾਈ ॥ ੭੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਰੋਮ ਸਕੰਧ! ਕਠਨ? ਝਵਰਾਏ”। 

ਮੇਘ ਖੁਰਨ ਸੋ? ਸਭਿ ਬਿਲਗਾਏ”। 
ਦੇਖਤਿ ਸਰਬ ਦੇਵਤਨ ਤਬ ਹੀ। 

ਸ਼ੀ ਬਰਾਹ ਪੁਵਿਸ਼ੇ' ਜਲ ਜਬ ਹੀ 
॥੭੭॥ 

ਅਹਿਰਨ ਸਮ ਜੇ ਅੰਗ ਕਠੋਰਾ?। 
ਮਨਹੁ ਜਲਧਿ' ਕੀ ਕੁੱਖਯਨ? ਫੋਰਾ”। 
ਸਰਬ! ਵਾਰ ਕੋ” ਦੀਨ ਬਿਦਾਰੀ”। 

ਗਏ ਰਸਾਤਲ' ਥਾਨ ਮਝਾਰੀ£ ॥ ੭੮॥ 
ਪੂਰਬ ਜਹਿਂ ਸੋਵਨ ਕੀ ਥਾਈਂ। 

ਤਹਿਂ ਤੇ ਧਰਨੀ ਲੀਨਿ ਉਠਾਈ। 
ਗਵਨੇ ਤਬ ਦੰਤਨ ਪਰ! ਧਾਰੀ। 

ਸ਼ੀ ਬਲਵੰਤ ਲਸੇ ਛਬਿ ਭਾਰੀ ॥ ੭੯॥ 
ਤਹਿ ਹਿਰੰਨਾਛ ਬਹੁਨ' ਕੋ ਪ੍ਰੇਰਾ। 
ਮਿਲਯੋ ਪੰਥ! ਮਹਿਂ ਗਰਬ ਘਨੇਰਾ। 
ਅੱਗੂ' ਦੰਤ2 ਧਰਨੀ” ਧਰਿ ਆਵਤਿ। 
ਬਲੀ ਦੁਰਦ! ਜਿਉ ਸ਼ੋਭ ਬਢਾਵਤਿ? 
॥੮੦॥ 

ਦੇਖਿ ਦੈਂਤ ਕਿਯ ਸ਼੍ਰੋਣਤ ਨੈਨਾ!। 

ਮੁਖ ਤੇ ਬਹੁ ਬੋਲਤਿ ਦੁਰਬੈਨਾ। 
“ਹਮਹਿੰ ਰਸਾਤਲ' ਬਿਧਿ? ਦਿਯ ਸਾਰੋ। 
ਤਜਿ ਛਿਤਿ ਕੋ, ਨਤੁ!' ਅਬ ਤੁਝ ਮਾਰੋ”? 
॥੮੧॥ 

ਅਸ ਕਹਿ ਲੇ ਕਰਿ ਗਦਾ ਚਲਾਈ। 
ਹਨਿ ਕਰਿ' ਗਦਾ ਜੁ ਧਰਨ ਗਿਰਾਈ। 
ਨਭ ਮਹਿ ਠਾਢੇ!' ਦੇਵ ਬਿਲੋਕਤਿ। 
ਹਾਹਾਕਾਰ _ਕਰਤਿ _ ਮਤਿ ਸ਼ੋਕਤਿਂ 
॥੮੨॥ 

ਤਿਹ ਛਿਨ ਦੇਖ ਨਿਰਾਯੂਧ' ਹਰਿ ਕੋ। 
ਕਰਯੋ ਨ ਦੈਤ ਵਾਰ ਨਿਜ ਕਰ ਕੋ। 
ਧਰਮ ਯੁੱਧ ਕੋ ਰਿਦੇ ਬਿਚਾਰੀ। 


1152 





ਮੋਢੇ ਦੇ। ਸਖਤ। “ਹਿਲਾਏ। 
'ਬੱਦਲ। “ਖੁਰਾਂ ਨਾਲ। 'ਵੱਖੋ ਵੱਖ ਕੀਤੇ। 


ਅੰਦਰ ਵੜੇ। 


'ਲੋਹੇ ਦੀ ਅਹਿਰਨ ਵਤ। “ਸਖਤ। 
'ਸਮੁੰਦਰ। “ਵੱਖੀਆਂ। “ਤੋੜੀਆਂ। 
/ਸਾਰੇ। “ਪਾਣੀ ਨੂੰ। “ਦੂਰ ਕੀਤਾ। 
/ਪਾਤਾਲ। “ਵਿੱਚ। 


'ਦੰਦਾਂ ਉੱਤੇ। 

'ਵਰੁਣ ਦਾ। 2;ਰਿਆ ਹੋਇਆ। 
'ਰਾਹ। 

'ਅੱਗੇ। “ਦੰਦਾਂ ਉੱਤੇ। “ਧਰਤੀ। 
'ਹਾਥੀ। “ਵਧਾਏ ਹੋਏ। 


'ਲਾਲ ਨੇਤੂ। 


'ਪਾਤਾਲ। “ਬ੍ਰਹਮਾ ਨੇ। 
ਨਹੀਂ ਤਾਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਰਹਯੋ _ਠਾਂਢ _ਤਿਹ ਥਾਨ _ਅਗਾਰੀ 
॥੮੩॥ 

ਸ਼ੀ ਬਰਾਹ ਤਬ ਚੱਕ! ਬੁਲਾਵਾ। 

ਕੋਟ ਸੂਰ ਸਮ ਤਤ ਛਿਨ ਆਵਾ। 
ਅਸੁਰ ਬਲੀ ਦੇਖਯੋ ਜਿਹ ਕਾਲਾ। 

ਹੈ _ਸਮੀਪ _ਕਿਯੇ ਜੁੱਧ _ਬਿਸਾਲਾ 
॥੮੪॥ 

ਹਰਿ ਕੀ ਦਿਸ਼ ਪੁਨ ਗਦਾ ਚਲਾਈ। 
ਕਿਯੇ ਕ੍ਰੋਧ ਬਲ ਸਰਬ ਲਗਾਈ। 
ਆਵਤਿ ਗਹੀ ਤਬਹਿ ਜਗਤੇਸ਼ਾ। 
ਜਿਉ ਸਰਪਨਿ ਕੋ ਗਹਿਤਿ ਖਗੇਸ਼ਾ! 
॥੮੫॥ 

ਨਿਫਲ ਘਾਤ ਲਖਿ ਦੈਤਨ ਰਾਯਾ। 
ਰਚੀ ਬਿਸਾਲ ਆਸੁਰੀ ਮਾਯਾ। 

ਪੌਨ ਪੁਚੰਡ' ਵਰਖ? ਰਜ” ਛਾਈ। 
ਸੰਘਨ! ਘਨ? _ਤੜਿਤਾ” ਚਮਕਾਈ 
॥੮੬॥ 

ਅਸਤ! ਰੁਧਿਰ? ਪੂੰ! ਕਚ” ਮਲ 
ਮੂਤਾ। 
ਬਰਖਤਿ' ਪ੍ਰਗਟੇ ਦਾਨਵ? ਭੂਤਾ। 

ਧਰਿ ਧਰਿ ਮਾਰਹਿਂ ਮਾਰ ਪੁਕਾਰਹਿਂ। 
ਛਿੰਦ ਭਿੰਦ! ਬਹੁ ਘਾਤ? ਪ੍ਰਹਾਰਹਿਂ= 
॥੮੭॥ 

ਅਸ ਪੁਕਾਰ ਕੀ ਪਿਖਿ ਕਰਿ ਮਾਯਾ। 
ਸ਼ੀ ਬਰਾਹ ਚੱਕਰ ਚਮਕਾਯਾ। 

ਕਰੀ ਦੂਰ ਤਤਛਿਨ ਮਹਿ ਸੋਊ। 
ਕਰਨ _ਲਗੇ _ਰਣ _ਗਰਜਤਿ ਦੋਊ 
॥੮੮॥ 

ਕਰਹਿ ਪੁਹਾਰ! ਗਦਾ ਸਰਬੰਗਾ?। 
ਅਰੁਣ! ਸਰੀਰ ਰੁਧਿਰ£ ਕੇ ਸੰਗਾ। 
ਬਹੁਰ ਲਰਹਿ' ਕਰਿ ਮੁਸ਼ਟਨ' ਮਾਰੀ। 


1153 





“ਇਕ ਗੋਲ ਸ਼ਸਤ੍ਰ । 


'ਤੇਜ। 'ਐਂਹ। 'ਧੂੜੀ, ਅਨ੍ਹੇਰੀ। 
'ਘਨੇ। “ਬੱਦਲਾਂ ਵਿਚੋਂ। “ਬਿਜਲੀ। 


'ਹੱਡ। “ਲਹੂ। “ਪਾਕ। “ਵਾਲ। "ਪਾ:-ਕਸਮਲ। 


ਵਰਖਾ ਹੋਈ। “ਦੈੱਤ। 


'ਛਲ ਵਲ (ਨਾਲ)। (ਅ) ਛੇਦਨ ਭੇਦਨ 
(ਵਾਸਤੇ)। “ਦਾਉ। “ਮਾਰਦੇ ਹਨ। 


'ਮਾਰਨਾ। “ਸਾਰੇ ਅੰਗਾਂ ਵਿਚ। 
/ਲਾਲ। 2ਲਹੂ। 
'ਮੁੱਕਿਆਂ ਦੀ ਮਾਰ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1154 





ਬੱਜੂ ਸਮਾਨ ਨਾਦ ਹੂੈ ਭਾਰੀ ॥੮੯॥ _ 'ਅਵਾਜ਼। 

ਅਧਿਕ ਕ੍ਰੋਧ ਕਰਿ ਸ਼੍ਰੀ ਭਗਵੰਤਾ। 

ਸਿਰ ਮਹਿੰ ਮੁਸ਼ਟਿਕ' ਹਨੀ ਤੁਰੰਤਾ। __ 'ਇਕ ਮੁੱਕਾ। 

ਖਾਇ ਭੁਵਾਰਿ' ਗਿਰਯੋ ਤਬ ਐਸੇ। 'ਭੁਵਾਲੀ। 

ਪੌਨ ਬੇਗ ਤੇ ਤਰੁ' ਧਰ ਜੈਸੇ ॥੯੦॥ _ 'ਬ੍ਰਿੱਛ। 

ਜਯੋ' ਬ੍ਰਿਤਿ ਕੋ! ਪੁਰਹੂਤ” ਗਿਰਾਵਾ। __'ਬ੍ਰਿਤਾਸੁਰ ਨਾਮੇ ਦੈੱਤ ਨੂੰ। “ਇੰਦਰ ਨੇ। 
ਤਯੋ' ਪਰਸਿਰ! ਕੇ ਬਚ ਬਿਥਰਾਵਾ”। __ 'ਸਿਰ ਉਪਰਲੇ। “ਖਿਲਾਰੇ ਕੇਸ। 
ਸ਼ੀ ਪੁਭੁ ਕਰ ਤੇ ਮ੍ਰਿਤੂ' ਨਿਹਰਿਕੈ2। __'ਮੌਤ। “ਦੇਖ ਕੇ। 

॥੯੧॥ 

“ਜੈ ਜੈ ਜੈ” ਧੁਨਿ ਕਰਿ ਚਹੁੰ ਘਾਈ। 

ਹਰਖ ਪੁਸ਼ਪ ਬਰਖਾ ਬਰਖਾਈ। 

ਤਿਹ ਕੋ ਮਾਰਿ ਧਰੀ ਪੁਨ ਧਰਨੀ। 

ਕਰਿ ਬੰਦਨ ਸੁਰ ਉਸਤਤਿ ਬਰਨੀ? 

॥੯੨॥ 

ਸ਼ੀ ਅੰਗਦ ਜੀ ਸੁਨਿ ਇਸ ਭਾਂਤੀ। 


ਕਹੀ ਕਥਾ ਸ੍ਰੀ ਗੁਰੂ ਸੁਹਾਤੀ। 

ਮਰਦਾਨਾ ਸੁਨਿ ਕਰਿ ਹਰਖਾਨਾ। 

ਪੁਨ ਆਗੇ ਕੋ ਕੀਨ ਪਯਾਨਾ ॥੯੩॥ 

ਇਤਿ ਸ਼੍ਰੀ ਗੁਰੂ ਨਾਨਕ ਪੁਕਾਸ਼ ਗ੍ਰੰਥੇ ਪੁਰਬਾਰਧੇ 'ਸ਼ਰੀ ਬੈਰਾਹ” ਪੁਸੰਗ ਬਰਨਨੰ ਨਾਮ 
ਸੱਤਰਮੋ ਅਧਯਾਯ ॥ ੭੦॥ ਰ੍‌ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1155 





੭੧. ਅਕਾਲ ਪੁਰਖ ਮੰਗਲ। ਧੁੱਵ ਪ੍ਰਸੰਗ] 


(ਰਾਜਾ ਪ੍ਰਿਅਬੁਤ) ॥੧੦॥ 
ਦੋਹਰਾ: 
ਅਲਖ ਅਭੇਖ ਅਨੌਤ ਪੁਭੂ, ਜਿੰਹ ਗਤਿ ਲਖੀ ਨ ਜਾਹਿ। 
ਅਲਖ=ਜੋ ਲਖਿਆ ਨ ਜਾਵੇ, ਜੋ ਨਜ਼ਰ ਨਾ ਆਵੇ, ਜੋ ਇੰਦ੍ਿਆਂ ਤੇ ਗਿਆਨ ਤੋਂ ਪਰੇ ਹੋਵੇ। [ਸੰ. - 
ਅਲਕਸ਼]। ਅਭੇਖ=ਜਿਸ ਦਾ ਭੇਖ ਨਾ ਹੋਵੇ। ਭੇਖ=[ਸੰਸ; ਵੇਖ]=ਗਹਣਾ, ਲਿਬਾਸ, ਚਿੰਨ੍ਹ ਮੁਰਾਦ 
ਹੈ ਰੂਪ, ਰੇਖ, ਰੰਗ। ਅਭੇਖ=ਜੋ ਰੂਪ ਰੇਖ ਰੰਗ ਤੋ ਨਿਆਰਾ ਹੋਵੇ। ਅਨੰਤ=ਜਿਸ ਦਾ ਅੰਤ ਨਾ 
ਹੋਵੇ, ਉਸ ਦਾ ਆਦਿ ਭੀ ਨਹੀਂ ਹੁੰਦਾ। ਮੁਰਾਦ ਹੈ ਬੇਹਦ। ਗਤਿ=ਹਾਲਤ, ਦਸ਼ਾ, ਚਾਲ, ਪ੍ਰਾਪਤੀ, 
ਪ੍ਰਾਪਤੀ ਦੀ ਡੋਲ, ਮੁਰਾਦ ਹੈ ਕਿ ਅਨੰਤ, ਅਰੂਪ, ਅਲਖ ਹੋਕੇ ਜਿਸ ਹਾਲ ਓਹ ਹੈ ਉਸ ਹਾਲ ਦਾ 
ਪਤਾ ਬੀ ਨਹੀਂ ਲਿਖਿਆ ਜਾ ਸਕਦਾ। 
ਬੰਦਨ ਪਦ ਅਰਬਿੰਦ ਤਿਹ, ਡਾਢਾ ਬੇ ਪਰਵਾਹਿ' ॥੧॥ 
"ਡਾਢਾ ਬੇ ਪਰਵਾਹ” ਪੰਜਾਬੀ ਮੁਹਾਵਰਾ ਹੈ। ਇਕ ਲਿਖਤੀ ਨੁਸਖੇ ਵਿਚ-ਭਾਰੀ ਬੇ ਪਰਵਾਹ-ਬੀ 
ਪਾਠ ਵੇਖਿਆ ਹੈ। ਇਕ ਲਿਖਤੀ ਤੇ ਛਾਪੇ ਵਿੱਚ-ਠਾਢਾ-ਪਾਠ ਡਿੱਠਾ ਹੈ, ਜੋ ਹਿੰਦੀ ਪਦ ਤਾਂ ਠੀਕ 
ਹੈ, ਪਰ ਹਿੰਦੀ ਮੁਹਾਵਰੇ ਵਿੱਚ ਪਾਠ ਠਾਢਾ ਠੀਕ ਨਹੀਂ। ਅਰਥ ਦੀ ਸਫਲਤਾ-ਡਾਢਾ ਬੇ ਪਰਵਾਹ- 
ਵਿੱਚ ਹੈ। 
ਅਰਥ: 
(ਜੋ) ਵਾਹਿਗੁਰੂ ਅਲੌਖ ਅਭੇਖ ਤੇ ਅਨੰਤ ਹੈ (ਅਰ ਐਸਾ ਹੋਣ ਕਰਕੇ) ਜਿਸ ਦੀ ਗਤੀ ਲਖੀ 
ਨਹੀਂ ਜਾਂਦੀ, (ਤੇ ਜੋ) ਬੜਾ ਬੇ ਪਰਵਾਹ ਹੈ, ਤਿਸ ਦੇ ਚਰਨਾਂ ਕਮਲਾਂ ਪਰ ਨਮਸਕਾਰ ਹੈ। 
ਸ਼ੀ ਬਾਲਾ ਸੰਧੁਰੁ ਵਾਚ ॥ 
ਚੌਪਈ: 
ਸ਼ੀ ਅੰਗਦ ਜੀ ! ਸੁਨਿ ਇਤਿਹਾਸੂ।” 
"ਇਸ ਅਧਯਾਯ ਵਿੱਚ ਧੂ ਦੀ ਕਥਾ ਹੈ, ਜਿਵੇ' ਪੁਰਾਣਾਂ ਵਿੱਚ ਵਰਣਿਤ ਹੈ ਤਿਵੇ' ਇਥੇ ਕਵੀ ਜੀ ਨੇ 
ਦਿੱਤੀ ਹੈ। ਜਿਸ ਜਨਮ ਸਾਖੀ ਤੋਂ ਆਪ ਨੇ ਕਥਾ ਲਈ ਹੈ ਉਸ ਵਿੱਚ ਗੁਰੂ ਜੀ ਦੀ ਧੂ ਨਾਲ ਭੇਟ ਹੈ, 
ਪਰ ਇਹ ਕਥਾ ਮਰਦਾਨੇ ਨੂੰ ਸੁਣਾਈ ਨਹੀਂ' ਲਿਖੀ। ਪੁਰਾਤਣ ਜਨਮ ਸਾਖੀ ਵਿੱਚ ਭੀ ਨਹੀਂ' ਹੈ, ਤੇ ਨਾ 
ਹੀ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਵਿੱਚ ਹੈ। 
ਗੁਰਮਤਿ ਵਿਚ ਧੂ ਜੀ ਨੂੰ ਭਗਤ ਕਰਕੇ ਮੰਨਿਆਂ ਹੈ ਤੇ ਉਸ ਦੀ ਭਗਤੀ ਨਾਲ ਪਰਮ ਗਤੀ ਹੋਈ ਬੀ 
ਮੰਨੀ ਹੈ, ਤੇ ਭਗਤੀ ਦੇ ਦ੍ਰਿਸ਼ਟਾਂਤਾਂ ਵਿੱਚ ਇਸ ਦਾ ਬਹੁਤ ਵੇਰ ਜ਼ਿਕਰ ਆਯਾ ਹੈ ਤੇ ਭਾਈ ਗੁਰਦਾਸ 
ਜੀ ਨੇ ਸਾਖੀ ਬੀ ਇਤਨੀ ਕੁ ਲਿਖੀ ਹੈ:- 
ਧੂ ਹਸਦਾ ਘਰਿ ਆਇਆ ਕਰਿ ਪਿਆਰ ਪਿਉ ਕੁੱਛੜ ਲੀਤਾ। ਬਾਹਹੁੰ ਪਕੜ ਉਠਾਲਿਆ ਮਨ ਵਿਚਿ 
ਰੋਸ ਮਤਰੇਈ ਕੀਤਾ। ਡਿਡਹੁਲਿੱਕਾ ਮਾਂ ਪੁਛੇ ਤੂੰ ਸਾਵਾਣੀ ਹੈ' ਕਿ ਸਰੀਤਾ? ਸਾਵਾਣੀ ਹਾਂ ਜਨਮ ਦੀ 
ਨਾਮ ਨ ਭਗਤੀ ਕਰਮ ਦ੍ਰਿੜ੍ਹੀਤਾ। ਕਿਸ ਉਦਮ ਤੇ ਰਾਜ ਮਿਲੈ ਸ਼ਤੂ ਤੇ ਸਭ ਹੋਵਨ ਮੀਤਾ। ਪਰਮੇਸ਼ੁਰ 
ਆਰਾਧੀਐ ਜਿਦੂੰ ਹੋਈਐ ਪਤਿਤ ਪੁਨੀਤਾ। ਬਾਹਰ ਚਲਿਆ ਕਰਨ ਤਪ ਮਨ ਬੈਰਾਗੀ ਹੋਇ ਅਤੀਤਾ। 
ਨਾਰਦ ਮੁਨਿ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ। ਪਿਛਹੁੰ ਰਾਜੇ ਸਦਿਆ ਅਬਿਚਲ ਰਾਜ 
ਕਰਹੁ ਨਿਤ ਨੀਤਾ। ਹਾਰ ਚਲੇ ਗੁਰਮੁਖਿ ਜਗ ਜੀਤਾ ॥੧॥ 


ਅੱਗੂਜ ਗਮਨੇ ਪੁਨ ਸੁਖ ਰਾਸੂ। 
ਤਾਰੇ ਤਰੈ ਛੋਰਿ ਕਰਿ ਸਭਿਹੀ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1156 


ਉਰਧਾਂ ਪਹੁੱਚੇ ਸ਼੍ਰੀ ਗੁਰੁ ਜਬ ਹੀ 'ਉੱਪਰ। 
॥੨॥ 

ਮਰਦਾਨੇ ਤਬ ਬੂਝਨ ਕੀਨੇ। 
“ਮੁਝਹਿ ਬਤਾਵਹੁ ਪ੍ਰਭੂ ਪ੍ਰਬੀਨੇ। 

ਉਡਗਨ ਇਹਾਂ ਨ ਦੀਸਤਿ ਕੋਊ। 

ਹਮ ਕਿਹ ਦਿਸ਼ਿ ਤਜਿ ਆਏ ਸੋਊ? 

॥੩॥ 

ਕਾਂ ਕੋ ਇਹਾਂ ਪੁਕਾਸ਼ ਪੁਕਾਸ਼ਾ? 

ਅਤਿ ਉੱਜਲ ਸੁੰਦਰ ਸੁਖਰਾਸਾ। ? 

ਸੁਨਿ ਸ਼ੀ ਨਾਨਕ ਬਚਨ ਉਚਾਰੇ। 

“ਹਮ ਤੇ ਤਰੇ ਰਹੇ ਅਬ ਤਾਰੇ ॥੪॥ 

ਨੀਚੇ ਕਰਿ ਮੁਖ ਲੇਹੁ ਨਿਹਾਰੀ। 

ਰਹੇ ਪੁਕਾਸ਼ ਥਾਨ ਨਿਚਾ' ਝਾਰੀ?। ਹੇਠਾਂ। _“ਸਾਰੇ। _'ਪਾ:-ਥਾਨ ਨਿਜ _ਅਪਣੇ 





ਹਮ ਤੇ ਉਰਧ ਏਕ ਲਖੀਜੈ। 
ਨਾਮ ਧੂਅ' ਜਿਹ ਪੁਗਟ _ਭਨੀਜੈ 


॥੫॥ 

ਤਾਂ ਕੋ ਇਹਾਂ ਪ੍ਰਕਾਸ਼ ਘਨੇਰੋ। 

ਲਘੁ ਬਯ! ਤਪ ਜਿਨ ਕੀਨ ਵਡੇਰੋ। 

ਸਭਿ ਤੈ ਉਚੋ ਅਬਚਲ ਰਾਜੂ। 

ਸੰਜੁਤ' ਸ਼ੋਭਾ ਰਹਯੋ ਬਿਰਾਜੂ ` ॥੬॥ __ 'ਸਮੇਤ। 
ਬੋਲਯੋ ਮਰਦਾਨਾ ਵਡਭਾਗੀ। 

ਕਥਾ ਸੁਨਨ ਕੋ ਜਿਹ ਰੁਚਿ ਜਾਗੀ'। 'ਪਾ:-ਲਾਗੀ। 
'ਸ਼ੀ ਗੁਰੁ ਜੀ! ਇਹ ਸਰਬ ਪੁਸੰਗਾ। 

ਜਿਉ ਪਾਯੋ __ਉਨ' ਥਾਨ _ਉਤੰਗਾ! 'ਉੱਚਾ। 'ਪਾ:-ਇਹ, ਇਸ। 
॥੭॥ 

ਬਯ ਲਘੁ ਤਪ ਕੀਨੋ ਕਿਹ ਕਾਰਨ? 

ਪ੍ਰਭੂ ਰਿਝਾਏ ਬਿਪਤਿ ਬਿਦਾਰਨਾ। ਦੂਰ ਕਰਨ ਵਾਲੇ। 
ਸੋ ਸਭਿ ਮੁਝ ਕੋ ਦੇਹੁ ਸੁਨਾਈ। 

॥੮॥ 

ਅਸ ਪੁਕਾਰ ਕੇ ਸੁਨਿ ਕਰਿ ਬੈਨਾ। 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1157 





ਬੋਲੇ ਸ਼ੀ ਨਾਨਕ ਗੁਨ ਐਨਾ। 

“ਸਕਲ ਧੂੱਵ ਕੋ ਸੁਨਹੁ ਪ੍ਰਸੰਗਾ। 

ਭੋ ਮਰਦਾਨੇ ! ਸੰਗ ਉਮੰਗਾ ॥੯॥ 

ਪੂਰਬ ਭਯੋ ਏਕ ਭੂਪਾਲਾ। 

-ਸ਼ੰਭੂਮੁਨਿ- ਜਿਹ ਨਾਮ ਬਿਸਾਲਾ। 

ਹੁਤੀ ਭਾਰਜਾ ਤਿਹ ਸਤ ਰੂਪਾ। 

ਤਿਨ ਤੇ ਦੂਰ ਸੁਤ ਭਏ ਅਨੂਪਾ ॥੧੦॥ 

-ਪ੍ਰਿਯਬੁਤਾ- ਏਕ ਬਿਦਤਿ ਜਗ ਮਾਂਹੀ। 

(ਰਾਜਾ 'ਪ੍ਰਿਅਬੂਤ') 

ਜਿਹ ਰਥ ਪਹੀਅਨ ਉਦਧਿ' ਖਟਾਈ। 

ਦੁਤਿਯ -ਉਤਾਨਪਾਦ- ਨਿਰਪਾਲਾ। 

ਭੂ ਕੋ ਕਰਿਹੀ ਰਾਜ ਬਿਸਾਲਾ ॥੧੧॥ 

ਤਿਹ ਕੈ ਸਦਨ ਹੁਤੀ ਜੁਗ ਨਾਰੀ। 

ਇਕ ਅਨੇਹ' ਇਕ ਪ੍ਰਾਨਨ ਪਯਾਰੀ। ਜਿਸ ਦੇ ਨਾਲ ਪਿਆਰ ਨਹੀਂ ਸੀ। 

ਬਸੀ' ਸਰੁਚਿ ਕੇ ਅਸ ਬਿਧਿ ਸੋਊ। __ 'ਵੱਸ। 

ਮਨਹੁ ਮੋਲ ਕੋ ਲੀਨੇ ਕੋਊ ॥੧੨॥ 

ਦੁਤੀ ਸੁਨੀਤਾ' ਸੋ ਨਹਿ ਨੇਹਾ। “ਏਥੇ ਅਕਸਰ ਪਾਠ ਬਿਨੀਤਾ ਹੈ, ਪਰ ਅਧਯਾਯ 
੧੨ ਅੰਕ ੫ ਵਿੱਚ ਨਾਮ ਸੁਨੀਤਾ ਆਇਆ ਹੈ ਤੇ 
ਅਸਲੀ ਨਾਮ ਹੈਸੀ ਬੀ ਸੁਨੀਤਾ। 

ਪੁਰਾ ਧੂੱਵ ਪ੍ਰਗਟਸੋ ਜਿਸ ਗ੍੍‌ਹਾ। /ਪਹਿਲੋ'। 

ਪੰਚ ਬਰਖ ਧੁੱਵ ਕੀ ਭੀ ਬੈਸਾ। 

ਇਕ ਦਿਨ ਗਯੋ _ਤਾਤ ਜਹਿਂ'_ਬੈਸਾ 

॥੧੩॥ 

ਸਹਿਤ ਦੁਲਾਰ' ਅੰਕ? ਕੇ ਮਾਂਹੀ। 'ਲਾਡ। “ਗੋਦੀ। 

ਬੈਠਯੋ ਚਾਵ ਰਿਦੇ ਬਹੁ ਜਾਂਹੀ। 

ਤਬ ਤਿਹ ਕਾਲ ਬਿਮਾਤਾ' ਆਈ। 'ਮਤਰੇਈ ਮਾਂ। 

ਦੇਖਿ ਸੌਤ ਸੁਤ! ਰਿਸ ਉਪਜਾਈ 'ਸੋਂਕਣ ਦਾ ਪੁੱਤੂ। 

॥੧੪॥ 

ਕਰ ਗਹਿ ਬਲ ਸੋ ਦੀਨ ਉਠਾਈ। 

ਬਹੁ ਕਠੋਰ ਮੁਖ ਗਿਰਾ ਅਲਾਈ। 

-ਬੈਸਨ ਪਿਤ ਕੇ ਅੰਕ ਮਜਾਰਾ'। 

ਨਹਿ _ਬਾਲਿਕ! ਤੇਰੋ _ਅਧਿਕਾਰਾ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1158 





॥੧੫॥ 

ਜੇ ਇਹ ਪਦ ਲੇਵਨ ਇਛ ਤੇਰੇ। 
ਕਰਹੁ ਕਠਨ ਜਪ ਤਾਪ ਘਨੇਰੇ। 

ਬੱਤੁ ਸਾਧਿ ਪੁਨ ਨਿਜ ਤਨ ਤਯਾਗੀ। 
ਜਨਮ _ ਉਦਰ ਮਮ ਹੋ ਵਡਭਾਗੀ 
॥੧੬॥ 

ਤਬ ਤੁਹਿ ਉਚਿਤ ਰਾਜ ਕੋ ਲੇਨਾ-। 
ਅਸ ਕਹਿ ਝਿਰਕ੍ਯੋ ਰਿਸ ਭਰਿ ਨੈਨਾ। 
ਦੀਨ ਭਯੋ ਰੋਦਨ ਵਡ ਕੀਨਾ। 

ਤਿਯ ਬਸਿ' ਨ੍ਿਪ ਨਹਿਂ ਆਦਰ ਦੀਨਾ 
॥੧੭॥ 

ਮੋਚਤਿ ਲੋਚਨ ਤੇ ਜਲ ਧਾਰਾ। 

ਬਚਨ ਬਾਨ ਬਿਧ ਗਯੋ ਬਿਚਾਰਾ। 
ਜਾਗਜੋ ਹਿਰਦੇ ਕ੍ਰੌ ਧ ਘਨੇਰਾ। 

ਮਨਹੁ ਸਰਪ! ਕਿਨ” ਪਗ ਸੋ ਛੇਰਾ” 'ਸੱਪ ਨੂੰ। “ਕਿਸੇ ਨੇ। ਛੇੜਿਆ ਹੈ। 
॥੧੮॥ 

ਫਰਕਤਿ ਅਧਰ, ਲੇਤਿ ਵਡ ਸ੍ਹਾਸਾ। 
ਰੋਵਤਿ ਆਵਾ ਜਨਨਿ ਅਵਾਸਾ। 

ਬਦਨ ਮਲੀਨ ਹੇਰਿ ਸੁਤ ਕੇਰਾ। 

ਭਈ ਦੁਖੀ ਕਰਿ ਸ਼ੋਕ ਘਨੇਰਾ ॥੧੯॥ 
ਅਪਰ ਨਰਨ ਤੇ ਸੁਨਿ ਸੁਧਿ ਸਾਰੀ। 
ਰੁਦਿਤ ਦ੍ਰਿਗਨ ਤੇ ਅੰਸੁਨ ਡਾਰੀ। 
ਸਵਤ ਗਿਰਾ! ਤੇ ਮਨ ਬਿਕੁਲਾਨੀ। 
ਲਤਾ! ਖੇਦ ਕਰਿ ਜਨੁ _ਕੁਮਲਾਨੀ? 
॥੨੦॥ 
ਬਦਨਾਂਬੁਜ' ਬਹੁ ਕੀਨ ਮਲੀਨਾ। 

ਨਿਜ ਸੁਤ ਅੰਕ ਬਿਖੈ ਤਬ ਲੀਨਾ। 

ਉਭ ਸ੍ਹਾਸ ਲੈ ਬਚਨ ਬਖਾਨੇ। 

ਸੁਨਹੁ ਪੁੱਤੁ! ਇਵ ਲੇਹੁ ਪਛਾਨੇ 
॥੨੧॥ 

ਦੁਖ ਸੁਖ ਕੋ ਨ ਦੇਤਿ ਕਿਹ ਤਾਈਂ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਕਰਮ ਕਰਹਿ ਜਸ, ਤਸ ਫਲ ਪਾਈ। 
ਪ੍ਰਿਥਮ ਪੁੰਨ ਤੇ ਸੁਖ ਚਲਿ ਆਵੈ। 
ਕਰੇ ਪਾਪ ਤੇ ਦੁਖ ਫਲ ਪਾਵੈ ॥੨੨॥ 
ਗਿਰਾ ਸਵਤ! ਨੈ ਸਾਚ ਉਚਾਰੀ। 

ਤੂੰ ਜਨਮਯੋ ਮਮ ਗਰਭ ਮਝਾਰੀ। 

ਮੰਦ ਭਾਗ ਮੋ ਕੋ ਲਖਿ ਲੀਜੈ। 

ਦਾਸੀ ਸਮ ਨਹਿ ਮੁਝੈ ਲਖੀਜੈ ॥੨੨੩॥ 
ਸਿੰਘਾਸਨ! ਕੀ ਜੇ ਅਭਿਲਾਖੇ। 

ਭਜਹੁ ਪ੍ਰਭੂ ਮਨ ਕੋ ਥਿਰ ਰਾਖੇ। 

ਜਾਸ ਚਰਨ ਕੀ ਸੇਵਨ ਕਰਿ ਕੈ। 
ਲਿਯੋ ਬੁਹਮਪਦ ਬਿਧਿ ਹਿਤ ਧਰਿ ਕੈ 


॥੨੪॥ 

ਤੋਰ ਪਿਤਾਮਾ ਭਾ ਮਨੁਰਾਜੂ। 

ਕੀਨ ਅਨਿਕ ਮਖ! ਭੂਰ ਸਮਾਜੂ। 

ਹਰਿ ਕੋ ਸਿਮਰਨ ਕਰਿ ਸੁਖ ਪਾਵਾ। 
ਪੁਨ ਪੁਭੁ ਪਦ ਮਹਿ ਅੰਤ ਸਮਾਵਾ 


॥੨੫॥ 

ਤਾਂ ਤੇ ਹੇ ਸੁਤ ! ਮਨ, ਕਮ, ਬਚਨਾ। 

ਜਾਹੁ ਸ਼ਰਨ ਜਾਂ ਕੀ ਸਭਿ ਰਚਨਾ। 

ਖੋਜਤਿ ਮੁਨਿ ਜਨ ਜੋਗੀ ਜਾਸੂ”। 'ਜਿਸ ਨੂੰ। 
ਸਿਮਰਹੁ ਤਿਹ! ਪੈਹਹੁ!” ਫਲ ਆਸੂ?- 'ਤਿਸ ਨੂੰ। “ਪਾਓਗੇ। 'ਛੇਤੀ। 
॥੨੬॥ 

ਸੁਨਯੋ ਮਾਤ ਉਪਦੇਸ਼ ਬਿਸਾਲਾ। 

ਹਿਰਦੈ ਧੀਰ ਧਰੀ ਤਿਹ ਕਾਲਾ। 

ਤੂਰਨ ਤ੍ਰਿਨ ਸਮ ਪੁਰਿ ਕੋ ਤਯਾਗੀ। 

ਮਧੁਬਨ _ਕੋ__ਗਮਨਯੋ _ਵਡ ਭਾਗੀ 
॥੨੭॥ 

ਨਾਰਦ ਸੁਨਿ ਕਰਿ ਸਭਿ ਬਿਰਤੰਤਾ। 

ਮਿਲਯੋ ਆਨਿ ਮਗ ਮਾਂਹਿ ਤੁਰੰਤਾ। 

ਧੁੱਵ ਮਨ ਕੀ ਲਖਿ ਕਰਿ ਰਿਖਿਰਾਈ। 

ਸਿਰ ਪਰ ਕਰ _ਪਰਸਯੋ ਹਿਤ ਲਾਈ 


1159 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1160 





॥੨੮॥ 

-ਬਾਲ ਆਰਬਲ ਮ੍ਰਿਦੁਲ ਬਿਸ਼ਾਲਾ। 

ਸੁਨਿ ਬਿਮਾਤ' ਬਚ ਭਾ ਉਰ ਸਾਲਾ?-। _ 'ਮਤਰੇਈ ਮਾਂ ਦੇ। 'ਸੱਲ, ਪੀੜਾ। 
ਬਿਗਸਤਿ!' ਬਾਨੀ ਬਦਨ ਬਖਾਨੀ। ਖਿੜ ਕੇ। 


-ਸਿਸ! ਤਵ ਬਯ ਨਹਿਂ' ਮਾਨ ਅਮਾਨੀ! 'ਹੇ ਬਾਲਕੇ ਤੇਰੀ ਉਮਰ ਆਦਰ ਅਨਾਦਰ ਦੀ 
॥੨੯॥ (ਪਰਵਾਹ ਕਰਨ ਵਾਲੀ) ਨਹੀਂ, (ਬਚਪਨ ਵਿੱਚ 


ਆਦਰ ਅਨਾਦਰ ਦੀ ਪੁਵਾਹ ਨਹੀਂ ਹੁੰਦੀ)। 
ਖਾਨ ਪਾਨ ਖੇਲਨ ਰਸ ਰੀਤਾ। 
ਇਨਹਿੰ ਚਾਹਿ ਤੂੰ ਕਿਉ ਵਿਪਰੀਤਾ। 
ਅਬੈ ਗਜਾਨ ਕੀ ਕੀਨਸ ਪ੍ਰੀਹਾ। 
ਤਾਂ ਪਰ ਸੁਨਹੁ ਬਾਤ ਮਮ _ਲੀਹਾ" 


॥੩੦॥ 

ਜਬ ਪ੍ਰਾਨੀ ਕੋ ਉਪਜਹਿ ਗਯਾਨਾ। 
ਸ਼ੱਤੂ ਮਿੱਤਰ ਦੁਖ ਸੂਖ ਸਮਾਨਾ। 

ਤੌ ਤਪ ਕਰਨ ਬਾਦ ਹੈ ਤੇਰੋਂ। 

ਹਟਹੁ ਜਾਹੁ ਗ੍ਰਿਹ ਕਰੋ ਬਸੇਰੋ ॥੨੩੧॥ 


ਜੇਤੋਂ ਸੁਖ ਤੁਝ ਦੇਯ ਬਿਮਾਤਾ। 

ਤਿਤੋ ਜਾਇ ਭੋਗਹੁ ਹੇ ਤਾਤਾ! ! 'ਹੇ ਪੁੱਤਰ! 
ਕਰਿ ਸੰਤੋਖ ਰਹਹੁ ਘਰ ਮਾਂਹੀ। 

ਅਹੋ _ਵਤਸ!, ਬਨ” ਕੁਛ ਸੁਖ ਨਾਂਹੀ 'ਅਜੇ) ਬਾਲਕ ਹੋ। “ਬਨ ਵਿੱਚ। 
॥੩੨॥ 

ਜੋ ਤਵ ਜਨਨਿ ਕੀਨ ਉਪਦੇਸ਼ਾ। 

ਲੇਨ ਚਹਹੁ ਤਿਹ ਵਡੋਂ ਅੰਦੇਸ਼ਾ'। 

ਖੋਜਤਿ ਜਿਹ ਕੋ ਮੁਨੀ ਜੁਗੇਸ਼ੁਰ। 

ਦੁਰਾਰਧਯ! ਸੋ _ਲਖਿ _ਪਰਮੇਸ਼ੁਰ 
॥੩੩॥ 

ਤਪ ਤਾਪਹਿ' ਤੀਬਰ ਚਿਰ ਕਾਲਾ। 
ਕਰਿਹੈਂ ਜਤਨ ਅਨੇਕ ਬਿਸਾਲਾ। 

ਤਦਪਿ ਨ ਪਾਵਹਿ ਫਿਰਹਿ ਖੁਜੰਤੇ। 

ਚਰਨ ਕਵਲ ਪੁਭੁ ਸ਼ੀ _ਭਗਵੰਤੇ 
॥੩੪॥ 

ਅਬ ਬਯ ਲਘੁ ਚਲਿਯੇ ਗ੍ਰਿਹ ਮਾਂਹੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਹੋਇ ਤਰੁਨ ਤਬ ਕਹਿ ਅਸ ਚਾਹੀ-। 
ਸੁਨਿ ਮੁਨਿਵਰ ਬਾਨ ਰਸ ਸਾਨੀ'। 
ਬੋਲਯੋ _ਧੂੱਵ _ਜੋਰਿ ਜੁਗ _ਪਾਨੀ' 
॥੩੫॥ 

-ਆਪ ਕਹਿਤਿ ਸਾਚੀ ਸਭਿ ਭਾਂਤੀ। 
ਤੱਦਪਿ ਨ ਮੋ ਮਨ ਬਿਖੈ ਗਡਾਤੀ'। 

ਮੈ ਕੁਪੁਰਖ' ਬਹੁਰੋ ਅਗਯਾਤੀ। 

ਬਚ _ਬਿਮਾਤ ਤੇ! ਸੁਲਗਤਿ ਛਾਤੀ 
॥੨੩੬॥ 

ਦੁਖਤਿ ਰਿਦਾ ਸੁਨਿ ਗਿਰਾ ਕਠੋਰਾ। 
ਹਟਨੇ ਤ੍ਰਿਟ' ਨ ਕਰੇ ਮਨ ਮੋਰਾਂ। 


ਤੁਮ ਪਰ ਹਿਤ ਕੇ ਹੇਤ ਸਦਾਈ। 
ਸਰਬ ਥਾਨ ਬਿਚਰਹੁ ਰਿਖਿ ਜਾਈ 


॥੩੭॥ 
ਜਿਹ ਪਦ ਲੌ ਪਹੁਚਯੋ ਨ ਪਿਤਾਮਾ। 


ਤਾਂ ਪਦ ਕੀ ਇੱਛਾ ਅਭਿਰਾਮਾ'। 

ਸੋ ਮਾਰਗ ਮੁਝ ਦੇਹੁ ਬਤਾਈ। 

ਰਾਵਰ _ ਕ੍ਰਿਪਾ ਨਿਧਾਨ _ ਸਦਾਈ' 
॥੩੮॥ 

ਤਰਨਿ ਤੇਜ ਸਮਾਂ ਗਯਾਨ ਅਪਾਰਾ। 
ਬੀਨਾ! ਕਰ? ਧਾਰੇ ਸੁਖ ਭਾਰਾ-। 
ਸੁਨਿ ਬਚ ਲਖਿ ਸ਼ਰਧਾ ਜਿਹ ਗਾਢੀ'। 
ਮੁਨਿ _ਪੁਸੰਨਤਾ _ਅਧਿਕਹਿ _ਬਾਢੀ! 
॥੩੯॥ 

ਕਹਿਨ ਲਗਜਯੋ -ਮੈ' ਪਰਖਤਿ ਨੀਕੇ। 
ਅਹੋ ਬਾਲ ਤਵ ਸ਼ਰਧਾ ਹੀ ਕੇ”। 

ਹਿਤ ਕੱਲਸਾਨ ਪੰਥ ਲਖਿ ਸੋਊ। 

ਤਵ ਜਨਨੀ ਭਾਖਯੋ ਸ਼ੁਭ ਜੋਊ ॥੪੦॥ 
ਸ਼ੀ ਕਰਤਾਰ ਸਕਲ ਗੁਣ ਖਾਨੀ। 

ਤਾਂ ਕੋ ਸੇਵਹੁ ਮਨ ਕਮ ਬਾਨੀ। 


1161 





ਰਸ ਵਾਲੀ। 
'ਦੋਵੇਂ ਹੱਥ ਜੋੜ ਕੇ। 


'ਲਗਦੀ। 

'ਜੋ ਪੁਰਖ ਪਦ ਤੇ ਨਾ ਪੁੱਜਿਆ ਹੋਵੇ (ਅ) ਮਾੜਾ 
ਆਦਮੀ। [ਸੰਸ. ਕੁਪੁਰਖ਼]। 

'ਮਤ੍ਰੇਈ ਮਾਂ ਦੇ ਬਚਨਾਂ ਕਰਕੇ। 


ਮੁੜਨ ਦੀ ਇੱਛਾ। 'ਪਾ:-ਹਟਨੇ ਪਰ ਨ ਕਰਤ 
ਮਨ ਮੋਰਾ। 


ਮਾਦਾ | 
'ਜੋਹਣੀ ਇੱਛਾ ਹੈ (ਮੈਨੂੰ)। 


ਸਦਾ ਹੀ ਹੋ। 


'ਸੂਰਜ ਦੇ ਤੇਜ ਵਰਗਾ। 
'ਵੀਣਾ। “ਹੱਥ। 

'ਪੱਕੀ। 

'ਬਹੁਤ ਵਧੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1162 





ਧਰਮ ਅਰਥ ਕਾਮੰ ਪੁਨ ਮੋਖਾ। 

ਪਾਯੋ _ਚਹਿ ਜਿਹ ਨਰ ਬਿਨ ਦੋਖਾ 

॥੪੧॥ 

ਸੋ ਇਕ ਬਾਸਦੇਵ' ਕੀ ਸ਼ਰਨਾ। ।ਪਰਮੇਸ਼ੁਰ। 
ਅਪਰ ਉਪਾਵ ਨ ਕੋਊ ਬਰਨਾ। 

ਅਬ ਮਧੁਬਨ' ਜਮਨਾ ਤਟ ਜਾਈ। 'ਬ੍ਰਿਜ ਭੂਮੀ ਵਿੱਚ ਇਕ ਬਨ ਦਾ ਨਾਮ ਹੈ। 
ਜਥਾ ਜੋਗ ਆਸਨ ਕੋ ਲਾਈ ॥੪੨॥ 

ਭਲਿ ਬਿਧਿ ਸਾਧਹੁ ਪ੍ਰਾਣੰਯਾਮਾ। 

ਹੋਵਹਿ ਰਿਦਾ ਬਿਮਲ ਅਭਿਰਾਮਾ। 

ਧਰਹੁ ਧਯਾਨ ਤਬ ਸ੍ਰੀ ਹਰਿ ਪੂਰੰ”। 

ਸ਼ਯਾਮ ਸਰੂਪ ਅਨੂਪਮ ਰੂਰੰ' ॥੪੩॥ 

ਸਮ ਮਯੰਕ' ਮੁਖ ਮੰਡਲ ਸੋਹਨ। 

ਚਾਰੁ ਚਖਨ! ਚਿਤਵਨ? ਮਨ ਮੋਹਨ। 

ਮੰਦ ਮੰਦ ਮੁਸ਼ਕਜਾਨ ਕਪੋਲਾ। 

ਅਧਰ _ਅਰੁਨ ਛਬਿ ਬਨੀ ਅਮੋਲਾ 

॥੪੪॥ 


ਚਾਰ! ਭੁਜਾ? ਯੂਤ” ਭੁਖਨ“ ਚਾਰੁ”। /ਚਾਰ। “ਬਾਹਾਂ। “ਸਮੇਤ। “ਗਹਿਣੇ। “ਸੁੰਦਰ। 
ਗਦਾ, ਚੱਕ, ਦਰ', ਅੰਬੁਜ” ਧਾਰੂ। 'ਸੰਖ। “ਕਵਲ (ਪਦਮ)। 
ਕੰਨਾਂ ਵਿੱਚ। “ਪੀਲਾ। 


'ਲੌਕ ਦੁਆਲੇ। “ਤੜਾਗੀ। “ਸਾਰੀ। “ਸੁੱਦਰਤਾ ਦਾ 

ਮੂਲਾ” ॥੪੫॥ ਸਿ 
ਪਗ ਮਹਿ ਨੂਪਰ/ ਬਜਤਿ ਸੁਹਾਵਨ। __ 'ਝਾੰਜਰ। 
ਕੰਠ ਬਿਖੈ ਮਨਿ! ਸੁਠ” ਮਨ ਭਾਵਨ”। _'ਮਣੀ। 'ਸੁੰਦਰ। 'ਮਨ ਨੂੰ ਚੰਗੀ ਲੌਗਣ ਵਾਲੀ। 
ਕਰ ਬਹੁ ਜਤਨ ਧਰਹੁ ਅਸ ਧਯਾਨਾ”। 
ਮਨ ਕੋ ਰੋਕਹੁ ਹੈ ਸਵਧਾਨਾ ॥੪੬॥ 
ਗੋਪ ਮੰਤੁ ਤੁਝ ਦੇਉ' ਬਤਾਈ। 
ਸਪਤ ਦਿਵਸ ਜੋ ਪੰਢੈ ਬਨਾਈ। 
ਸਭਿ ਖੇਚਰ! ਦਰਸੈਂ? ਤਤਕਾਲਾ। 'ਦੇਵਤੇ। “ਦੇਖੇਂਗਾ। 
ਪਾਵਹਿ _ਅਭਿਮਤ! ਸੁਖ _ਬਿਸਾਲਾ 'ਮਨ ਇੱਛਤ। 
॥੪੭॥ 

ਓਨਮ ਵਾਸਦੇਵ ਭਗਵਤ ਕੋ। ” 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1163 





"ਇਹ ਨਾਰਦ ਨੇ ਵਿਸ਼ਨੂੰ ਦਾ ਧਿਆਨ ਦੱਸਿਆ ਹੈ, ਤੇ “ਓਂ ਵਾਸਦੇਵ” ਵਿਸ਼ਨੂੰ ਦਾ ਹੀ ਜਾਪ ਦੱਸਿਆ 
ਹੈ, ਇਹ ਉਪਦੇਸ਼ ਤੇ ਧਿਆਨ ਓਸ ਸਮੇ' ਦਾ ਹੈ ਤੇ ਓਸ ਮਤ ਦਾ ਹੈ ਕਿ ਜਦੋ ਤੇ ਜਿਸ ਮਤ ਦੇ 
ਆਚਾਰਯ ਨਾਰਦ ਜੀ ਹੋਏ ਹਨ, ਗੁਰ ਸਿੱਖਾਂ ਲਈ “ਵਾਹਿਗੁਰੂ ` ਮੰਤਰ ਦਾ ਜਾਪ ਤੇ ਧਿਆਨ ਨਾਮ 
ਦਾ ਹੈ; ਸਤਿਗੁਰੂ ਜੀ ਦਾ, ਗੁਰਮੁਖ ਦਾ ਬੀ ਵਿਹਤ ਹੈ, ਪਰ ਮਾਰਗ ਸਿੱਖੀ ਦਾ “ਲਿਵ” ਹੈ ਜਿਸ ਵਿਚ 
ਸੇਧ ਨਿਰਗੁਣ ਦੀ ਹੁੰਦੀ ਹੈ। ਸਰਗੁਣ ਧਯਾਨ ਦੀ ਲੋੜ ਨਹੀਂ। ਨਾਮ ਆਪਣੇ ਆਪ ਵਿਚ ਤਵੱਜੋ ਨੂੰ 
ਇਕ ਪਾਸੇ ਰੱਖਣ ਵਾਲਾ ਹੈ। ਯਥਾ ਗੁਰ ਵਾਕ: 

ਗੁਰ ਕੀ ਮੂਰਤਿ ਮਨਿ ਮਹਿ ਧਿਆਨੁ ॥ [ਗੋਂਡ ਮ:-੪] 

ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ [ਸਾ: ਮ:-ਪ] 

ਅਖੀ ਪਰੋਮਿ ਕਸਾਈਆ ਹਰਿ ਹਰਿ ਨਾਮੁ ਪਿਖੰਨਿ ॥ [ਵਾਰ ਕਾਨੜਾ] 

ਜਿਸ ਟਿਕਾਣੇ ਓਹ ਲੋਕ ਵਿਸ਼ਨੂੰ ਜੀ, ਕ੍ਰਿਸ਼ਨ ਤੇ ਰਾਮ ਜੀ ਨੂੰ ਮੰਨਦੇ ਹਨ ਗੁਰ ਸਿੱਖੀ ਵਿੱਚ ਉਸ ਤੋਂ 
ਉੱਚਾ ਟਿਕਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਤੇ ਕਵਿ ਜੀ ਆਪ ਸ੍ਰੀ ਗੁਰੂ ਜੀ ਨੂੰ ਪਰਾਵਰਾਂ ਦੇ 
ਨਾਥ ਤੇ ਪੁਰਸ਼ੋਤਮਾਂ ਤੋਂ ਪਰਮ ਲਿਖ ਆਏ ਹਨ, ਦੇਖੋ ਗੁਰ ਨਾਨਕ ਪ੍ਰਕਾਸ਼ ਪੂਰਬਾਰਧ ਅਧਯਾਯ ੧ 
ਅੰਕ ੫। 

ਜਪੈ ਕਰਣ' ਮਨ ਕੋ ਕਰਿ ਥਿਤ ਕੋ?। _ 'ਇੰਦ੍ਰੀਆਂ ਤੇ। “ਮਨ ਨੂੰ ਟਿਕਾਕੇ। 

ਪੂਜਾ ਕਰਹਿ ਸਰਬ ਪਰਕਾਰੀ। 

ਚੰਦਨ __ਪੁਸ਼ਪਾਦਿਕ __ਹਿਤਧਾਰੀ- 

॥੪੮॥ 

ਸਭਿ ਬਿਧਿ ਸੁਨੀ ਧੁੱਵ ਨਿਜ ਸ਼੍ਰੰਨਾ। __'ਆਪਣੇ ਕੰਨੀ। 


ਪੁਨ" ਪਦ? ਬੰਦਿ” ਕਿਯੋ ਬਨ ਗੋਨਾ। _'ਫਿਰ। “ਚਰਨਾਂ ਤੇ। 'ਨਮਸਕਾਰ ਕਰਕੇ। “ਬਨ 
ਨੂੰ ਚਲਾ ਗਿਆ। 'ਪਾ:-ਮੁਨਿ। 


ਪਹੁੰਚਯੋ ਮਧੁਬਨ ਤਪਹਿ ਅਰੰਭਾ। 

ਜਹਿਂ ਰਵਿ ਤਨਿਯਾ! ਪਾਵਨ ਅੰਭਾ? 'ਜਿੱਥੇ ਜਮਨਾਂ ਦਾ। ਪਵਿੱਤਰ ਜਲ ਹੈ। 
॥੪੯॥ 

ਚਲਿ ਨਾਰਦ ਨ੍ਰਿਪ ਕੇ ਢਿਗ ਆਵਾ। 

ਸੁਤ ਬਿਯੋਗ ਜਿਹ ਮੁਖ ਮੁਰਝਾਵਾ। 

ਪਿਖਿ ਰਿਖਿ ਕੋ ਨ੍ਰਿਪਾਂ ਆਦਰ ਦੀਨਾ। _ 'ਰਾਜੇ ਨੇ। 

ਪੂਜ ਜਾਇ! ਪਰ _ਪਰਣਮ? ਕੀਨਾ 'ਚਰਨ ਪੂਜਕੇ। “ਨਮਸਕਾਰ। 'ਪਾ:-ਪੂਜ ਪਾਇ 
॥੫੦॥ ਪਰਣਾਮ ਸੁ ਕੀਨਾ। 

ਬੋਲਯੋ ਨਾਰਦ ਮੁਨੀ ਪੁਬੀਨਾ। 

-ਹੇ ਭੂਪਤ ! ਤਵ ਬਦਨ ਮਲੀਨਾ। 

ਧਰਮ ਅਰਥ ਕੋ ਬਿਗਰਯੋ ਆਜੂ-? 

ਸੁਨਿਯੋ ਬਚਨ ਭਨੇ ਨਰਰਾਜੂ ॥੫੧॥ 

-ਹੇ ਮੁਨਿ! ਮੈ' ਕਾਮੀ ਮਤਿ ਹੀਨਾ। 

ਲੈਪਟ ਸਦਾ ਰਹੋ' ਤਿਯ ਦੀਨਾ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1164 





ਬਾਲਕ ਪੰਚ ਬਰਖ ਕੋ ਜੋਊ। 

ਬਿਨ ਅਪਰਾਧ _ਤਜਜੋ ਮੈਂ ਸੋਊ 

॥੫੨॥ 

ਅਬ ਉਠਿ ਗਯੋ ਕਰਨ ਤਪ ਬਨ ਮੈ'। 

ਛੁਧਾ ਹੋਇ ਸ਼ੂਮ ਸੀਤ ਉਸ਼ਨ ਮੈਂ'। 

ਸੋ ਕਿਮ ਸਹਹਿ ਜਿ ਸੰਕਟ ਭਾਰੀ। 

ਖਾਇ ਜਾਇ ਕੋ ਬਿਨ ਰਖਵਾਰੀ!- 

॥੫੩॥ 

ਕਰੁਨਾ ਬੈਨ ਸੁਨੇ ਮੁਨਿਰਾਈ। 

ਹੇਤ ਪ੍ਰਬੋਧਨ ਗਿਰਾ ਅਲਾਈ। 

-ਸੁਤ ਕੇ ਹੇਤ ਨ ਸੋਚ ਰਜਾਨਾ ! 

ਈਸ਼ੁਰ _ਬਸਹਿ ਸਰਬ __ਇਸਥਾਨਾ 

॥੫੪॥ 

ਬਨ ਮੈ' ਸ਼ਿਸ਼ ਕਰਿ ਹੈ ਤਪ ਭਾਰੀ। 

ਲੋਕਪਾਲ ਤੇ ਉਚ! ਅਧਿਕਾਰੀ। 

ਥੋਰਨ ਦਿਵਸ ਆਇ ਤਵ ਪਾਸਾ। 

ਜਗ ਮੈ ਕਰਿਹੈ `ਸੁਜਸ ਪੁਕਾਸ਼ਾ- 

॥੫੫॥ 

ਅਸ ਪੁਕਾਰ ਕਹਿ ਮੁਨੀ ਪਯਾਨਾ। 

ਤਜਜੋ ਰਾਜ ਨਿਜ ਸੋਚ ਰਜਾਨਾ। ਰਾਜੇ ਨੇ ਆਪਣੇ ਰਾਜ ਸਬੰਧੀ ਸੋਚਾਂ ਤਯਾਗ 
ਦਿੱਤੀਆਂ। 


ਧੂੱਵ ਤਹਿਂ ਕਰਨ ਲਗਸੋ ਤਪ ਭਾਰੀ। 
ਤੀਸਰ ਦਿਨ ਫਲ ਖਾਇ ਅਹਾਰੀ 


॥੫੬॥ 

ਪੂਜਤਿ ਯੌ ਇਕ ਮਾਸ ਬਿਤਾਯੋ। 

ਦੂਸਰ ਮਾਸ ਤ੍ਰਿਣਨ ਕੋ ਖਾਯੋ। 

ਸੁਕੇ ਪਰਨ' ਤੀਸਰੇ ਮਾਸਾ?। ਸੁੱਕੇ ਪੱਤੇ। “ਤੀਜੇ ਮਹੀਨੇ। 
ਖਾਇ ਰਹੈ ਸਿਮਰੈ ਸੁਖ ਰਾਸਾ ॥੫੭॥ 

ਨਵਮੈ ਦਿਵ ਪਾਇ ਮੁਖ ਸੋਊ। 

ਨੀਰ ਪਰਨ' ਸੂਕੇ ਹੈ' ਜੋਊ। 

ਚੌਥੋ ਮਾਸ ਬਹੁਰ ਜਬ ਆਯੋ। 

ਦ੍ਰਾਦਸ਼ ਦਿਵਸਨਿ ਮੈ ਤਬ _ਖਾਯੋ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1165 





॥੫੮॥ 

ਮਾਸ ਪਾਂਚਵੇ' ਪੌਨ ਅਹਾਰੀ। 

ਜੀਤ ਸਾਸ ਲੀਨੇ ਇਕ ਵਾਰੀ। 

ਏਕ ਚਰਨ ਪਰ ਹੂੈ ਕਰਿ ਠਾਂਢੋ। 

ਭਯੋ _ਬਿਟਪ! ਨਯਾਈ” ਅਤਿ ਗਾਢੋ 'ਬ੍ਿੱਛ। “ਵਰਗਾ। 
॥੫੯॥ 

ਸਭਿ ਦਿਸ਼ ਤੇ ਮਨ ਰੋਕਨ ਕੀਨੌ। 

ਸ਼ੀ ਕਰਤਾਰ ਚਰਨ ਮਹਿਂ! ਦੀਨੋ। 

ਜੋ ਮਹਿਦਾਦਿਕ ਬਹੁਰ ਪੁਧਾਨਾ। 


ਸਭਿ ਕੋ ਹੈ ਅਧਾਰ ਭਗਵਾਨਾ ॥੬੦॥ 
ਤਿਹ ਕੋ ਧਜਾਨ ਅਡੋਲ ਸੁ ਧਰਿ ਕੈ। 
ਰਹਯੋ ਠਾਂਢ ਉਰ ਦ੍ਰਿੜਤਾ ਕਰਿ ਕੈ। 
ਰੋਕ ਸ੍ਰਾਸ ਜਬ ਕਿਯ ਅਸ ਕਰਨੀ। 
ਡਗਮਗ ਡੋਲ ਗਈ ਸਭਿ ਧਰਨੀ 
॥੬੧॥ 

ਸਭਿ ਕੇ ਸ੍ਰਾਸ ਰੁਕੇ ਤਿਹ ਕਾਲਾ। 

ਜਗ ਮੈ ਖਰਭਰ' ਪਰਯੋ ਬਿਸਾਲਾ। 
ਤਿਹ ਛਿਨ ਅਮਰ! ਗਏ ਹਰਿ ਸ਼ਰਨਾ। 
ਇਕ ਮਨ ਹੂ ਬਹੁ ਬਿਧਿ ਜਸ ਬਰਨਾ 
॥੬੨॥ 

-ਹੇ ਈਸ਼ੂਰ ਕ੍ਯੋੱ' ਰੁਕਗੇ ਸ੍ਹਾਸਾ। 
ਦੁਖਯੋ ਜਗਤ ਦੀਜੈ ਸੁਖ ਰਾਸਾ-। 

ਸ਼ੀ ਭਗਵੰਤ ਕਹੀ ਤਬ ਬਾਨੀ। 

-ਮਤ ਭੈ ਕਰਹੁ ਹੋਇ ਦੁਖ ਹਾਨੀ 
॥੬੩॥ 

ਬਾਲ ਭਗਤ ਮਮ ਅਤਿ ਹਠ ਧਾਰੀ। 
ਕੀਨ ਦੁਰਾਸਦ' ਤਪ ਜਿਹ ਭਾਰੀ। 

ਅਬ ਮੈ' ਜਾਉ ਤਾਂਹਿ ਕੇ ਪਾਸਾ। 

ਸਭਿ ਕੋ ਛੂਟੈ ਰੋਕਨ ਸ੍ਰਾਸਾ- ॥੬੪॥ 
ਸੁਨਿ ਇਮ ਬਾਣੀ ਅਮਰ ਪਧਾਰੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜਹਿਂ ਤਹਿਂ ਤਨ ਕੇ ਹੁਤੇ ਬਸਾਰੇ। 
ਸ਼ੀ ਭਗਵੰਤ ਚਢੇ ਉਰਗਾਰੀ'। 

ਆਏ ਜਹਾਂ ਕਰਹਿ ਤਪ ਭਾਰੀ ॥੬੫॥ 
ਮਨ ਇੰਦੀ ਕਰਿ ਅਚਲ ਸਮਾਧੀ। 
ਕੇਵਲ ਕੇਸ਼ਵ ਚਰਨ ਅਰਾਧੀ। 

ਰਿਦੇ ਸਰੂਪ ਬਸਾਇ ਅਨੂਪਾ। 

ਨਹੀਂ ਵਹਿਰ ਕੋ ਪਿਖੈ ਸਰੂਪਾ ॥੬੬॥ 
ਜਬ ਸ਼ੀ ਹਰਿ ਕਿਯ ਅੰਤਰ ਧਯਾਨੇ!। 


ਤਬ ਪੰਕਜ ਸੇ ਨੈਨ ਖੁਲ੍ਹਾਨੇ। 

ਸੋ ਸਰੂਪ ਢਿਗ ਬਾਹਿਰ ਦੇਖਾ। 

ਪਰਯੋ ਦੰਡਵਤ' ਪੇਮ ਬਿਸ਼ੇਖ਼ਾ ॥੬੭॥ 
ਪੁਨ ਲੋਚਨ ਭਰਿ ਰੂਪ ਨਿਹਾਰਾ। 
ਚਹਿਤਿ ਅਲਿੰਗਨ! ਸੂ ਕਰਤਾਰਾ। 
ਉਸਤਤਿ ਕਰਿ ਨ ਸਕਤਿ ਮਤਿ ਥੋਰੀ। 
ਇੱਛਾ ਅਧਿਕ _ਰਹਜਯੋ ਕਰ ਜੋਰੀ 
॥੬੮॥ 

ਸ਼ੀ ਹਰਿ ਜਾਨਿ ਗਏ ਉਰ ਤਾਹਾ”। 
ਨਿਜ ਕਰ ਸੰਖ ਤਬਹਿ ਮੁਖ ਛ੍ਰਾਹਾ। 
ਤਤ ਛਿਨ ਉੱਜਲ ਮਤਿ ਹੈ ਆਈ। 
ਈਸ਼ਰ ਜੀਵ _ਗਯਾਨ ਸਭਿ ਪਾਈ 
॥੬੯॥ 

ਬਰਨਨ ਕਰਨ ਲਗਾ ਗੁਨ ਰੂਰੇ। 
ਭਗਤਿ ਭਾਉ ਉਰ ਰਹਯੋ ਸਪੂਰੇ। 
-ਬੰਦੋਂ' ਪਦ ਅਰਬਿੰਦ ਬਹੋਰੀ। 

ਜਿਨ ਕਰੁਨਾ ਅਸ ਮਤਿ ਭੀ ਮੋਰੀ 
॥੭੦॥ 

ਰਮਾ ਨਿਵਾਸ' ! ਈਸ਼ ! ਭਗਵੰਤਾ ! 
ਅੰਤਰਜਾਮੀ ਸਰਬ ਅਨੰਤਾ ! 

ਜਢ ਜੰਗਮ ਮੈ ਬਜਾਪਕ ਸਾਰੇ। 

ਰਚਹੁ ਆਪ ਪੁਨ ਰਹਹੁ _ਨਿਰਾਰੇ 
॥੭੧॥ 


1166 





'ਉਰਗ-ਅਰੀ ਸੱਪ ਦੇ ਵੈਰੀ) ਗਰੁੜ ਉਤੇ। 


ਜਦੋ” ਸ਼ੂੀ (ਵਿਸ਼ਨੂੰ) ਨੇ (ਪੁਹਲਾਦ ਦੇ) ਧਯਾਨ 
ਅੰਦਰ ਦਾ (ਰੂਪ) ਦੂਰ ਕਰ ਦਿੱਤਾ। 


'ਡੰਡੇਵਤ ਪੈਕੇ (ਡੰਡੌਤ ਕੀਤੀ)। 


'ਪਰਸਣਾ। 


।ਲੋਛਮੀ ਦਾ ਪਤੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਜੇ ਨ ਭਜਹਿਂ ਤਵ ਚਰਨ ਗੁਸਾਈ ! 

ਜਾਇ ਨਰਕ ਮਹਿ ਸੰਕਟ ਪਾਈ। 

ਜੇ ਚਰਨਾਰਬਿੰਦ ਰਸ ਭੀਨੇ। 

ਅਪਨੋ ਮਨ _ਮਲਿੰਦ ਸਮ ਕੀਨੇ 
॥੭੨॥ 

ਸੋ ਸੁਖ ਪਾਵਹਿ ਅਮਿਤ ਬਿਸਾਲਾ। 

ਕਬਿ ਨ ਪਰੈ ਤਿਨ ਪਰ ਜਮ ਜਾਲਾ। 

ਬਿਨਾ ਪ੍ਰਯਾਸ ਤਰਹਿਂ ਸੰਸਾਰੂ। 

ਅਪਰ _ਉਧਾਰਹਿਂ _ਨਿਜ _ ਸੰਗਾਰੂ 
॥੭੩॥ 

ਤਿਨ ਕੋ ਮੋਹਿ ਦੇਹੁ ਸਤਿਸੰਗਾ। “ਤਿਨ੍ਹਾਂ ਦਾ ਮੈਨੂੰ ਸਤਿਸੰਗ ਦਿਓ। 
ਤਵ ਗੁਨ ਸੁਨੋ ਗਾਇ ਸ ਉਮੰਗਾ। 

ਅਹੈ ਮਨੀਖਾ' ਮੋ ਮਨ ਜੇਤੀ। 'ਬੁੱਧੀ। 
ਬਰਨਨ _ਕਰੋ_ਸੁ ਕੀਰਤਿ ਤੇਤੀ 
॥੭੪॥ 

ਬ੍ਰਹਮ ਏਕ ਤੂੰ ਸਭਿਹਿਨਿ ਮਾਂਹੀ। 





ਸੂਤ ਅਧਾਰ ਮਣਕ ਜਿਉ ਆਹੀ'। 'ਪਾ:-ਮਾਂਹੀ। 
ਔਰ ਨ ਲਖੀ ਜਾਤਿ ਗਤਿ ਤੇਰੀ। 

ਕਯਾ _ਬਰਨੌ'_ਸੂਛਮ _ਮਤਿ _ਮੇਰੀ- 

॥੭੫॥ 


ਦਾਸ ਗਿਰਾ ਅਸ ਸੁਨਿਤਿ ਕ੍ਰਿਪਾਲਾ। 
ਹਰਖ ਪੁਸੀਦਤਿ ਭਏ ਬਿਸਾਲਾ। 

ਬੋਲੇ -ਹੇ ਨ੍ਰਿਪ ਸੁਤ ! ਸੁਨਿ ਬਾਨੀ। 
ਤਵ ਅੰਤਰ ਕੀ ਮੈ ਸਭਿ ਜਾਨੀ 
॥੭੬॥ 

ਸੋ ਅਬ ਲੇਹੁ ਪਰਮ ਪਦ ਊਚਾ। 

ਕੋ ਨਹਿਂ ਜਹਿਂ ਸੁਰ ਅਸੁਰ ਪਹੂੰਚਾ। 


1167 


€ ੮ (੬) 1 2 ੪ ਇ [9 1 4 [ਦਾ 
ਮਾਰਤੰਡ', ਗੁਹ?, ਸੋਮ”, ਨਛੱਤ੍ਰਾ“। ਸੂਰਜ। “ਨਵੇਂ ਗੂਹ। “ਚੰਦਰਮਾਂ। “ਨਛੱਤਰ। 


ਸਭਿਹਿ ਪ੍ਰ ਦੱਛਨ' ਕਰਹਿ ਪਵਿੱਤ੍ਰਾ 'ਪੁਕਰਮਾ। 
॥੭੭॥ 
ਤਵ ਪਿਤ ਤਪ ਹਿਤ ਜਬ ਬਨ ਜਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1168 


ਰਾਜ ਸਮਰਪਹਿ ਤੁਝਹਿ ਬਨਾਈ। 

ਛਤੀਸ ਵਰਖ ਸਹਸ ਕਰ ਰਾਜੂ। 

ਪੁਨ ਪਾਵਹੁ _ਨਿਜਪਦ ਸੁਖ ਸਾਜੂ 
॥੭੮॥ 

ਉੱਤਮ ਨਾਮ ਤੋਹਿ ਜੋ ਭੁਾਤਾ। 

ਸਦਾ ਅਖੇਰ ਬਿਰਤਿ ਮਹਿ ਰਾਤਾ। 

ਸੋ ਬਨ ਮਹਿਂ ਹੋਵਤਿ ਹਤਿ ਪ੍ਰਾਨਹਿ। 

ਖੋਜਨ ਹਿਤ ਤਿਹ ਮਾਤ ਪਯਾਨਹਿ 
॥੭੯॥ 

ਸੋ ਦਾਵਾਨਲ' ਮਹਿ ਜਰਿ ਜਾਈ। 'ਦਾਵਾ ਅਗਨੀ। 
ਸਰਬ ਰਾਜ ਤੁਮ ਕਰੋ ਬਨਾਈ। 

ਮਮ ਹਿਤ ਮਖ! ਕਰਿਯੇ ਹਿਤ ਲਾਈ। __ 'ਯੱਗਯ। 
ਸਿਮਰਨ ਕਰਹੁ ਸਦਾ ਸੁਖ ਪਾਈ 
॥੮੦॥ 

ਉਚੋ ਪਦ ਅਸ ਲੇਹੁ ਬਹੋਰੀ। 

ਜਿਹ ਕੋ ਬੰਦਹਿਂ ਸਭਿ ਕਰ ਜੋਰੀ। 





ਮਮ ਆਇਸੁ ਗਮਨਹੁ ਪੁਰਿ ਮਾਂਹੀ। 
ਮਾਤ ਪਿਤਾ ਹਿਰਦੇ ਬਹੁ _ਚਾਹੀ- 


॥੮੧॥ 

ਅਸ ਕਹਿ ਸ਼ੀ ਭਗਵੰਤ ਗੁਸਾਈਂ। 

ਅੰਤਰ ਧਯਾਨ ਭਏ ਤਿਹ ਥਾਈਂ। 

ਜਿਹ ਕੇ ਦਰਸ਼ਨ ਦੋਖ ਨਸਾਈਂ। 

ਸੇਵਹੁ _ਚਰਨ ਕਵਲ _ਹਿਤਲਾਈ” 

॥੮੨॥ 

ਇਤਿ ਸਰੀ ਗੁਰ ਨਾਨਕ ਪੁਕਾਸ਼ ਗੁੰਥੇ ਪੂਰਬਾਰਧੇ 'ਧੂੱਦ ਪੂਸੰਗ” ਬਰਨੰਨ ਨਾਮ ਇਤਰੱਤੁਮੋਂ 
ਅਧਯਾਯ ॥ ੭੧॥ ੍‌ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


1169 





੭੨. [ਗੁਰਚਰਨ ਮੰਗਲ। ਧੁੱਵ ਪੁਸੰਗ।] 


<< 


ਦਿਹਰਾ ; 


ਸ਼ੀ ਗੁਰ ਪਗ ਸਾਗਰ ਅਨੰਦ, ਮਨ ਨਿਜ ਮੀਨ ਬਨਾਉ'। 
ਕਹੋ ਕਥਾ ਪਾਵਨ ਪਰਮ, ਸੁਨਿ ਸ਼੍ਰੋਤਾ ਸੁਖ ਪਾਉ ॥੧॥ 


ਅਰਥ . 


ਸ਼ੀਂ ਗੁਰੂ ਜੀ ਦੇ ਚਰਨ ਅਨੰਦ ਦਾ ਸਾਗਰ ਹਨ (ਮੈਂ) ਆਪਣੇ ਮਨ ਨੂੰ (ਉਸ ਸਾਗਰ ਦੀ 
ਅਵਿੱਛੜ) ਮੱਛੀ ਬਣਾਉਂਦਾ ਹਾਂ। (ਇਸ ਪ੍ਰੋਮਮਯ ਦਸ਼ਾ ਵਿਚ) ਪਰਮ ਪਵਿੱਤੁ ਕਥਾ (ਅਗੇ 
ਹੋਰ) ਕਹਿੰਦਾ ਹਾਂ (ਜਿਸ ਨੂੰ) ਸੁਣ ਕੇ ਸ਼੍ਰੋਤਾ ਜਨ ਸੁਖ ਪਾਉਣ। 


ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਸ਼ੀ ਅੰਗਦ ਜੀ ਸੁਨਿ ਇਤਿਹਾਸਾ। 
ਮਰਦਾਨੇ ਸੋ” ਗੁਰੁ ਪੁਕਾਸ਼ਾ। 


< ਦੂ ਇਕ 


ਕਹਿਨ ਲਗੇ ਪੁਨ ਦੀਨ ਦਯਾਲਾ। 


“ਧੁੱਵ ਪੁਰਿ ਕੋ ਗਮਨਯੋ ਤਿਹ ਕਾਲਾ 


॥੨॥ 

ਸੁਨਯੋ ਉਤਾਨਪਾਦ ਸੁਤ ਆਵਨਾਂ। 
ਅਮਿਤ ਭਯੋ ਮਨ ਮੈ ਹਰਖਾਵਨ। 
ਜਿਨ ਦਿਜਵਰ ਸੁਧ ਆਨ ਸੁਨਾਈ। 
ਪਟ ਭੂਖਨ ਰਥ ਦੀਨ ਬਨਾਈ ॥੩॥ 
ਤਬ ਭੁਵਾਲ ਤਿਹ ਲੇ ਕਰਿ ਸੰਗਾ। 
ਗਮਨਯੋ ਆਗੇ ਸਹਿਤ ਉਮੰਗਾ। 
ਦੁੰਦਭਿ' ਬੇਣਾ” ਭੇਰਿ' ਬਜਾਈ। 

ਬੇਦ ਪਾਠ ਦਿਜ ਕਰਤਿ ਸੁਹਾਈ ॥੪॥ 
ਸਰੁਚਿ, ਸੁਨੀਤੀ ਯੂਗ' ਨ੍ਰਿਪ? ਨਾਰੀ। 
ਸਿਵਕਾ ਪਰ ਚਢਿ ਚਲੀ ਅਗਾਰੀ। 
ਨ੍ਹਿਪ ਸੁਤ ਉੱਤਮ, ਲੋਕ ਬਿਸਾਲਾ'। 
ਗਏ ਲੇਨ ਹਿਤ ਸਭਿ ਤਤਕਾਲਾ ॥੫॥ 
ਪਿਖਯੋ ਉਤਾਨਪਾਦ ਸੁਤ ਬਦਨਾ। 
ਕਮਲ ਪਰਫੁੱਲਿਤ ਜਯੋ' ਸੁਖ ਸਦਨਾ। 
ਤਿਹ ਛਿਨ ਰਥ ਤੇ ਉਤਰਿ ਤੁਰੰਤਾ। 
ਬੰਦਤਿ ਗਰ ਲਾਯੋ ਮਤਿਵੰਤਾ ॥੬॥ 


/ਪੁੱਤੂ ਦਾ ਆਵਣ। 


'ਧੈੱਸੇ। “ਤੂਤੀਆਂ। 'ਭੇਰੀਆਂ। 


ਦੋਵੇਂ। “ਰਾਜੇ ਦੀਆਂ। 
!ਪਾਲਕੀ ਤੇ। 
ਉੱਤਮ ਨਾਮੇ ਪੁੱਤਰ ਰਾਜੇ ਦਾ ਤੇ ਢੇਰ ਲੋਕੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਬਿਹਬਲ ਹੁਇ ਉਤਕੰਠਾ ਭੂਰੀ। 

ਕੀਨ ਅਲਿੰਗਨ' ਗਰ ਰਹਿਪੁਰੀ”। 'ਜੱਫੀ ਪਾਈ। “ਗਲ ਭਰ ਆਇਆ। 
ਮਸਤਕ ਚੂੰਮਤਿ ਕਹ ਕੋ ਫੇਰਤਿ। 

ਲੋਚਨ ਤੇ ਆਂਸੁਨ ਕੋ ਗੇਰਤਿ ॥੭॥ 

ਤਿਨ ਸੋ ਸੁਤ ਕੋ ਮਨਹੁ ਨ੍ਰਵਾਨਾ। 'ਭਾਵ ਹੰਝੂਆਂ ਨਾਲ ਮਾਨੋ ਪੁੱਤ ਨੂੰ 
ਮਧੁਰ ਬਚਨ ਕਹਿ ਬਹੁ ਸਨਮਾਨਾ। 

ਪੁਨ ਦੋ ਮਾਤ ਮਿਲੀ ਤਿਹ ਆਈ। 

ਧੁੱਵ ਬੰਦਨ ਕੀਨੀ ਸਿਰ ਨਜਾਈ ॥੮॥ 
-ਚਿਰੰਜੀਵ- ਦੇ ਆਸ਼ਿਖ ਤਬ ਹੀ। 

ਗਰ ਸੋ ਲਾਇ ਪਾਈ ਸੁਖ ਤਬ ਹੀ। 

ਉੱਤਮ ਭ੍ਰਾਂਤ ਮਿਲਯੋ ਤਬ ਗਰ ਸੋ?। 

ਪੇਮ ਬਿਸਾਲ ਭਰਯੋ ਸ਼ੁਭ ਉਰ ਸੋ 

॥੯॥ 

ਕਰਨੀ! ਪਰ ਚਢਾਇ ਸੁਤ ਦੋਈ। 

ਪੁਰਿ ਆਯੋ ਅਤਿ ਉਤਸ਼ਵ ਹੋਈ। 

ਭੂਪਤ ਪਠਿ ਨਰ ਉਚਰੇ ਬਚਨਾ। 

-ਦਰ ਦਰ ਪਤਿ ਕੀਜੈ ਸੁਠ ਰਚਨਾ- 

॥੧੦॥ 

ਸਭਿਹਿਨਿ ਕਦਲੀ ਖੰਭ' ਲਗਾਏ। 

ਮੁਕਤਾ! ਤੋਰਨ ਦਰ ਬੰਧਵਾਏ। 

ਕੁੰਕਮ! ਲੀਪ ਕੁੰਭ ਭਰਿ ਪਾਨੀ। 

ਚੰਦਨ ਗੰਧਿ ਗਰੀ!' ਛਿਰਕਾਨੀ ॥੧੧॥ 

ਕੰਚਨ ਲਾਰ ਭਾਰ /ਵੱਚ ਟੰਘਾ/ 

ਦੂਰ /ਇਖਾਇ ਖਗਾੰ %ਵਨਆਾ/ 

ਗਾਵਹਿ' ਗੀਤ ਮਿਲੀ ਪਿਕ ਬੈਨੀ। 

ਭਾਂਤ ਭਾਂਤਿ ਕੇ ਖੰਜਨ ਨੈਨੀ ॥੧੨॥ 

ਸੁਨਤਿ ਉਤਾਨਪਾਦ ਗ੍ਰਿਹ ਗਵਨਾ। 

ਕੰਚਨ ਮਨਿ! ਜਟਿਤੀ ਜਹਿੰ ਰਵਨਾ?। __'ਮਣੀਆਂ। “ਰਮਣੀਕ (ਥਾਉ' ਹੈ)। 
ਅਟਾ ਫਟਕ! ਕੀ, ਹਾਟਕ ਕਲਸਾ”। 'ਬਿਲੌਰ ਦੀ ਅਟਾਰੀ। “ਕਲਸ ਸੋਨੇ ਦੇ। 
ਬੀਚ ਬਿਤਾਨ! ਤਨਜਯੋ ਤਹਿਂ ਭਲ ਸਾ? 'ਚੰਦੋਆ। “ਸੋਹਣਾ ਜਿਹਾ। 
॥੧੩॥ 





1170 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1171 


ਤਿਹ ਠਾਂ ਬੈਠਿ ਤਬੈ ਭੂਪਾਲਾ। 

ਸੁਤਹਿ ਬਿਲੋਕ੍ਯੋ ਸੁਮਤਿ ਬਿਸਾਲਾ। 

ਕਰਿ ਉਤਸਾਹ ਦੀਨ ਸਭਿ ਰਾਜੂ। 

ਪਰਜਾ ਮਿਲਾਈ ਸਰਬ ਸਮਾਜੂ ॥ ੧੪॥ 

ਅਪਨੀ ਬੈਸ ਬਿੱਧੁ ਕੋ ਦੇਖੀ। 

ਗਮਨਜਯੋ ਤਪ ਹਿਤ ਬਨਹਿਂ ਬਿਸ਼ੇਖ਼ੀ। 

ਪਾਛੇ ਰਾਜ ਕਰਨ ਧੁੱਵ ਲਾਗਾ। 

ਜੋ ਸ਼੍ਰੀ ਬਿਸ਼ਨੁ ਭਗਤ _ਵਡ _ਭਾਗਾ 

॥੧੫॥ 

ਜੋ “ਸਿਸੁਮਾਰ” ਪੁਜਾਪਤਿ! ਆਹੀ। ਨਾਮ ਰਾਜਾ, ਬੁਹਮਾ ਜੀ ਵਲੋ ਜਗਤ ਪ੍ਰਬੰਧ 
ਲਈ _ ਅਸਥਾਪਨ _ ਕੀਤਾ ਹੋਇਆ ਇਕ 
“ਅਧਿਕਾਰੀ” ਜੈਸੇ ਦਖਛ ਪੁਜਾਪਤੀ ਸੀ। (ਅ) 
ਸੂਰਜ। 

“ਭੂਮੀ” ਨਾਮ ਤਿਹ ਸੁਤਾ!, ਬਯਾਹੀ। __'ਪੁੱਤਰੀ। 

ਤਿਹ ਤੇ ਧੂੱਵ ਦੂ ਸੁਤ ਉਪਜਾਏ। 

॥੧੬॥ 

“ਉੱਤਮ” ਨਾਮ ਭੁਾਤ ਇਕ ਕਾਲਾ'। 

ਮ੍ਰਿਗਿਯਾ! ਹਿਤ ਬਨ ਗਯੋ ਬਿਸਾਲਾ। 

ਜੱਛਨ ਸੰਗ' ਭਯੋ ਰਣ ਭਾਰੀ। 

ਲਗੇ __ਸ਼ਸਤੁ _ਉੱਤਮ _ਗਜਯੋ ਮਾਰੀ 

॥੧੭॥ 

ਹਿਤ ਖੋਜਨ ਗਵਨੀ ਤਿਹ ਮਾਈ। 

ਜਰੀ ਸੁ ਦਾਵਾਨਲ ਇਕ ਥਾਈਂ। 

ਭ੍ਹਾਤਾ ਮਿੱਤੁ ਸੁਨੀ ਧੂੱਵ ਕਾਨਾ। 

ਜਗਯੋ _ਰੋਸ ਹਿਰਦੇ ਦੁਖ _ਮਾਨਾ 

॥੧੮॥ 

ਜਗਿ ਬਿਜਈ! ਰਥ ਚਢਤਿ ਸਿਧਾਯੋ। __'ਜਗਤ ਨੂੰ ਫਤੇ ਕਰਨ ਵਾਲੇ। 

ਉੱਤਰ ਦਿਸ਼ਾ ਬਿਖੈ ਚਲਿ ਆਯੋ। 

ਅਲਕਾ ਪੁਰੀ" ਸਮੀਪ ਪਯਾਨਾ। 'ਸ਼ਹਿਰ ਦਾ ਨਾਮ, ਕੁਬੇਰ ਦੀ ਨਗਰੀ। 

ਨਿਜ ਮੁਖ ਧਰਿ ਕਰਿ ਸੱਖ ਬਜਾਨਾ 

॥੧੯॥ 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1172 


ਸੁਨਤਿ ਜੱਛ ਨਿਕਸੇ ਬਲ ਭਾਰੀ। 

ਸ਼ਸਤ੍ਰ ਅਸਤੁ ਨਿਜ ਸਰਬ ਸੰਭਾਰੀ। 

ਭਾ ਸੰਗ੍ਰਾਮ ਦੁਹਨ ਦਿਸ਼ਿ ਘੋਰਾ। 

ਛੂਟੇ ਤੀਛਣ ਬਾਨ ਕਠੋਰਾ ॥੨੦॥ 

ਜੱਛ ਜੰਬੈ ਘਾਇਲ' ਕਰਿ ਡਾਰੇ। 

ਹਟੇ ਸਰਪ ਸਮ ਰਿਸ ਉਰ ਧਾਰੇ। 

ਪੌਰਖ' ਧੁੱਵ ਕੋ ਸਹਿ ਨ ਸਕਾਈ। 

ਭਰੇ ਗਰਬ ਭੂਰੰ! ਗਰਜਾਈ ॥੨੧॥ 

ਏਕ ਬਾਰ ਮਿਲਿ ਕਰਿ ਤਹਿਂ ਸਭਿਹੀ। 

ਬਾਨ ਅਨਿਕ ਬਰਖਾਏ ਤਬ ਹੀ। 

ਪਰਿਘ, ਭਸੁੰਡੀ?, ਤੋਮਰ”, ਸ਼ਕਤੀ“। _ 'ਕੁਹਾੜਾ, ਗੰਡਾਸਾ। 'ਗ਼ੁਰਜ। “ਬਰਛਾ। “ਬਰਛੀ। 
ਨਾਨਾ ਸ਼ਸਤ੍ਰ ਕਰੈ ਕੋ ਉਕਤੀ ॥੨੨॥ 

ਛਾਯੋ ਰਥ ਧੂੱਵ ਕੋ ਤਬ ਐਸੇ। 

ਮਹਾਂ ਮੇਘ ਘਟ ਸੂਰਜ ਜੈਸੇ। 

ਜਿਉ” ਗਿਰ ਪਰ ਬਰਖੈ' ਘਨ ਭਾਰੇ। 

॥੨੩॥ 

ਭਾ ਅਕਾਸ਼ ਮਹਿ ਹਾਹਾਕਾਰਾ। 

-ਨਸਯੋ! ਬੰਸ ਮਨੁ”- ਐਸ ਬਿਚਾਰਾ। _ ਨਾਸ਼ ਹੋਯਾ ਕਿ ਹੋਯਾ। ਨੂੰ ਦਾ ਬੰਸ। 
ਤਿਹ ਛਿਨ ਜੱਛ ਸਭੈ ਹਰਖਾਏ। 

ਭਰੇ _ਗਰਬ _ਉਰ ਵਡ _ਗਰਜਾਏ 

॥੨੪॥ 

ਧੁੱਵ ਰਥ ਅਵਸਰ ਪਾਇ ਬਹੋਰੀ। 

ਰਵਿ ਜਿਉ ਨਿਕਸਿ ਨੀਹਾਰਹਿ ਫੋਰੀ!। _'ਕੋਹੀਰ ਨੂੰ ਤੋੜਕੇ। 

ਧੋਰਿ' ਧਨੁ” ਕਰ _ਮਹਿੰ ਸਰ“ 'ਧਾਰਕੇ। “ਧਨੁਖ। “ਹੱਥ ਵਿਚ। “ਤੀਰ। 
ਬਰਖਾਏ। 

ਪੀੜਤ ਹੁਇ ਸਭਿ ਸੱਤਰ! ਪਲਾਏ? 'ਵੈਰੀ। “ਦੌੜ ਗਏ। 

॥੨੫॥ 

ਬਾਨਨ ਸੰਗ ਬਿਧੇ ਤਨ ਤਿਨ ਕੇ। 

ਭਾਗੇ, ਵਡੋ ਗਰਬ ਉਰ ਜਿਨ ਕੇ। 

ਮਾਥੇ ਭੁਜਾ ਚਰਨ ਕਟਿ ਡਾਰੇ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1173 


ਜੇ ਸਨਮੁਖ ਭੇ ਤਤਛਿਨ ਮਾਰੇ ॥੨੬॥ 

ਅਨਗਨ ਜੱਛ ਪਰੇ ਕਟ ਧਰਨੀ। 

ਬਨ ਕਟਨੇ ਸਮ ਉਪਮਾ ਬਰਨੀ। 

ਘਨ ਅਨੀਕ! ਜਿਵ ਪੌਨ ਅਗਾਰੀ। 

ਤਿਉ ਭਾਗੇ ਪਾਛੇ ਨ ਨਿਹਾਰੀ ॥੨੭॥ 

ਮਾਯਾ ਅਪਨੀ ਤਬਹਿ ਪਸਾਰੀ। 

ਸਿਲਾ ਕਬੰਧ' ਗਿਰਹਿਂ” ਨਭ” ਭਾਰੀ“। _ "ਪੱਥਰ ਤੇ ਧੜ। “ਗਿਰਦੇ ਹਨ। ਅਕਾਸ਼ ਤੋ! 
“ਭਾਰੇ, ਬਹੁਤ। 

ਬਿਸ਼ਟਾ, ਮੂਤਰ , ਰੁਧਿਰ', ਪੂੰ, ਤਬ ਹੀ। _'ਨਹੂ। 

ਬਰਖੈ'_ ਸ਼ੱਤ: ਗਗਨ? ਤੇ _ਸਭਿਹੀ_'ਵੈਰੀ। ਅਕਾਸ਼। 

॥੨੮॥ 

ਸ਼ੁਕਰ, ਸਿੰਘ, ਬਯਾਘੁ”, ਅਹਿ ਘੋਰਾ। 'ਸੁਰ। 'ਸ਼ੇਰ। 'ਬਘਿਆੜ। 

ਪੁਲੈ ਸਰਸ ਭਾ ਨਾਦ ਕਠੋਰਾ। 

ਜਿਉਂ ਧੂ ਕੀ ਧੁਜਨੀ' ਹੂ ਹਾਨੀ। 'ਸੈਨਾ। 

ਤਿਉ ਸੁ ਆਸੁਰੀ ਮਾਯਾ _ਠਾਨੀ! 

॥੨੯॥ 

ਧੁੱਵ ਹਰਿ ਭਗਤ ਮਹਾਂਬਲ ਧਾਰਾ। 

ਨਾਰਾਯਨਸਰ' ਤਬਹਿ ਸੰਭਾਰਾ। 

ਕਰ! ਮਹਿ ਲੇ ਧਨੁ ਮਹਿ ਜਬ ਜੋਰਾ। 

ਨਾਸ਼ ਭਈ ਮਾਯਾ ਵਡ ਘੋਰਾ ॥੨੦॥ 

ਜਬ ਵਹੁ ਬਾਨ ਕਟਕ! ਮਹਿ ਡਾਰਾ। 

ਛਿਨਕ ਬਿਖੈ ਸਗਰੋ ਸੰਘਾਰਾ। 

ਕਟੇ ਅੰਗ ਬਯਾਕੁਲ ਹੂ ਭਾਗੇ। 

ਸਰਪ ਬ੍ਰਿੰਦ ਜਯੋ ਖਗਪਤਿ ਆਗੇ 

॥੩੧॥ 

ਧੁੱਵ ਕੋ ਪਿਤਪਿਤ/ ਨ੍ਰਿਪ ਮਨੁ? ਜੋਈ। 

ਦਯਾ ਭਈ ਆਯੋ ਚਲਿ ਸੋਈ। 

ਕਹਿਨ ਲਗਾ ਧੁੱਵ ਕੋ ਅਸ ਬਾਨੀ। 

-ਬਿਨ ਅਪਰਾਧ ਨ ਜਛ_ਕਰਿ ਹਾਨੀ 

॥੩੨॥ 

ਤੂੰ ਹਰਿ ਭਗਤ ਦਯਾ ਉਰ ਧਾਰਹੁ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਰਿਸ ਕਰਿ ਸ਼ਾਂਤਿ, ਨ ਜੱਛ ਸੰਘਾਰਹੁ। _'ਕੌਧ ਨੂੰ ਸ਼ਾਂਤ ਕਰ। 
ਏਕ ਭੂਾਤ ਤੇਰੋ ਇਨ ਮਾਰਾ। 

ਤੈੱ' ਅਨਗਨ ਬਹੁ _ਕਟਕ _ਸੰਘਾਰਾ 
॥੩੩॥ 

ਬਾਲ ਬੈਸ ਤੁਮ ਬਿਸ਼ਨੁ ਧਿਆਯੋ। 
ਤਹਾਂ ਗਯਾਨ ਪੂਰਨ ਉਰ ਪਾਯੋ। 
ਆਤਮ ਸਰਬ ਬਿਖੇ ਹੈ ਏਕੂ। 

ਅਸ ਪ੍ਰਕਾਰ ਸੰਭਾਰਿ ਬਿਬੇਕੂ ॥ ੩੪॥ 
ਅਹੈ ਅਨੁਚਿਤ ਯਹੈ ਸਭਿ ਬਾਤਾ। 

ਬਸ ਸੰਗਰਾਮ ਨ ਕਰਿ ਅਬ ਤਾਤਾ ! -। 
ਇਸ ਬਿਧਿ ਦੀਨ ਗਯਾਨ ਮਨੁ ਰਾਊ। 
ਜੁੱਧ ਕਰਤਿ ਧੂੱਵ ਕੀਨ ਹਟਾਊ 
॥੩੫॥ 

ਪੁਨ ਮਨੁ! ਗਵਨਯੋ ਅਪਨ ਅਵਾਸੂ। 
ਤਬ ਧਨਪਤਿ' ਆਵਾ ਧੂੱਵ ਪਾਸੂ। 
ਬਰਨਨ ਕੀਨੋ ਸੁਜਸ ਬਿਸਾਲਾ। 

-ਧੰਨ ਧੰਨ ਹਰਿ ਭਗਤ _ਭੁਵਾਲਾ 
॥੨੩੬॥ 

ਕਹਯੋ ਪਿਤਾਮਾ ਕੋ ਤੁਮ ਮਾਨਾ। 

ਉਰ ਤੇ ਕ੍ਰੋਧ ਸਕਲ ਬਿਸਰਾਨਾ। 

ਤੁਮ ਭ੍ਰਾਤਾ ਨਹਿ ਜੱਛ ਸੰਘਾਰਾ। 

ਏਕ ਨਹੀਂ ਜੱਛ ਤੁਮ ਨੈ ਮਾਰਾ ॥੩੭॥ 
ਮਾਰਨ ਕੋ ਕਾਰਨ ਇਕ ਕਾਲੂ'। 
ਲਖਤਿ ਨ ਕੋ ਗਤਿ ਜਾਸ ਬਿਸਾਲੂ। 

ਮੈ ਅਰ ਮੋਰ ਤੋਰ ਜੇ ਜਾਨਤਿ। 

ਤਾਂ ਕੋ ਪੰਡਤ ਅੱਗਯ!' _ਪਛਾਨਤਿ 
॥੩੮॥ 

ਤੂੰ ਮਤਿਵਾਨ ਗਯਾਨ ਗੁਨ ਖਾਨੀ। 
ਬਾਲ ਬੈਸ ਹਰਿ ਭਗਤਿ ਕਮਾਨੀ। 

ਤੁਝ ਪਰ ਮੈ' ਸੁ ਪੁਸੰਨ ਬਿਸਾਲਾ। 

ਚਹੋਂ ਜੁ _ਬਰ ਜਾਚਹੁ _ਤਤਕਾਲਾ- 


1174 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





॥੩੯॥ 

ਸੁਨਿ ਬੋਲਯੋ ਧੂੱਵ ਤਬ ਅਸਰੀਤੀ। 
ਸ਼ੀ ਹਰਿ ਚਰਨ ਅਚਲ ਹੂੰ ਪ੍ਰੀਤੀ। 
ਸਿੰਧੁ ਜਗਤ ਜਾਂ ਤੇ ਤਰਿ ਜਾਊਂ। 

ਇਹ ਬਰ ਤੁਮ ਤੇ ਮੈ ਸ਼ੁਭ ਪਾਊ'- 
॥੪੦॥ 

-ਏਵ ਮਸਤ!- ਕਹਿ ਬਚਨ ਕੁਮੇਰਾ?। _ 'ਐਸੇ ਹੀ ਹੋਵੇਗਾ। “ਕੁਬੇਰ। 
ਗਮਨਜਯੋ ਤਬਹਿ ਹੁਤੋਂ ਜਹਿਂ ਡੇਰਾ। 
ਧੁੱਵ ਅਪਨੇ ਪੁਰਿ ਕੋ ਚਲਿ ਆਵਾ। 
ਜਿਹ ਕੋ ਸੁਰ ਨਰ ਮਹਿ ਜਸ ਛਾਵਾ 
॥੪੧॥ 

ਕੀਨ ਪ੍ਰਿਥੀ ਕੋ ਰਾਜ ਘਨੇਰਾ। 

ਕਰਿ ਮਖਾਂ ਫਲ ਅਰਪਜੋ ਹਰਿ ਪੈਰਾ। 
ਪੇਮ ਭਗਤਿ ਮਹਿਂ ਰਹਯੋ ਸਮਾਈ। 
ਸਰਬ __ਸੁਖਨ ਸੋ ਪੁਜਾ _ਬਸਾਈ 
॥੪੨॥ 


ਛੱਤਿਸ ਸਹਸ! ਬਰਖ ਕਰਿ ਰਾਜੂ। 
ਧਰਮ ਅਰਥ ਕਾਮਾਦਿਕ ਸਾਜੂ। 
ਨੌਸੂਰ' ਲਖਿ ਕਰਿ ਜਗਤ ਬਹੋਰੀ। 
ਸੁਪਨ ਸਮਾਨ _ਦੀਨਿ ਸਭਿ ਡੋਰੀ 


॥੪੩॥ 

ਸੁਤ ਕੋ ਰਾਜ ਸਮਰਪਨ ਕੀਨਾ। 

ਆਪ ਪੰਥ ਕਾਨਨ ਕੋ ਲੀਨਾ। 

ਕੀਨ ਸ਼ਨਾਨ ਸੁਰਸਰੀ' ਤੀਰਾ। 

ਬੈਠਿ ਗਯੋ ਪੁਨ ਗੁਨੀ ਗਹੀਰਾ ॥੪੪॥ 
ਜੋਗ ਸਮਾਧੀ ਕੀਨ ਪੁਬੀਨੇ। 

ਧਯਾਤਾ ਧੇਯ ਏਕ ਕਰਿ ਲੀਨੇ। 

ਭਯੋ ਅਭਾਵ ਜਗਤ ਕੋ ਤਬ ਹੀ। 

ਮਨ ਸੰਕਲਪ ਫੁਰਯੋ ਨਹਿ ਕਬਹੀ 
॥੪੫॥ 

ਇਹ ਬਿਧਿ ਬੀਤ ਗਯੋ ਕੁਛ ਕਾਲੂ। 


1175 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਪਰਮ ਭਗਤਿ ਮਹਿਂ ਮਗਨ ਬਿਸਾਲੂ। 

ਨਭ ਤੇ ਤਬ ਬਿਵਾਨ ਇਕ ਆਵਾ। 

ਚਹੁ” ਦਿਸ਼ ਪਸਰਯੋ _ਜਾਸ _ਪੁਭਾਵਾ 

॥੪੬॥ 

ਕਿੰਕਰ ਜਿਹ ਕੋ ਲਗੇ ਅਨੂਪਾ। 

ਚਾਰ ਭੁਜਾ ਸੁਠ' ਸ਼ਾਮ” ਸਰੂਪਾ। 'ਸੁੰਦਰ। ਸਾਂਵਲਾ। 
ਬਯ' ਕਿਸ਼ੋਰ? ਸ਼ਸ਼ਿ ਬਦਨ ਸੁਹਾਵਤਿ। _ 'ਆਯੁ। “ਕੁਮਾਰ। 
ਕੁੰਡਲ ਮੁਕਟ ਹਾਰ ਛਬਿ ਪਾਵਤਿ 

॥੪੭॥ 

ਨੰਦਾਦਿਕ' ਪੁਭੁ ਕਿੰਕਰ? ਜੇਈ'। ਨੈਦ ਤੋ ਆਦਿ। “ਦਾਸ। 'ਪਾ:-ਤੇਈ। 
ਧੁੱਵ ਕੇ ਪਦ ਬੰਦਤਿ ਭੇ ਸੇਈ। 

ਕਹਿਨ ਲਗੇ -ਹੇ ਰਾਜ ਕੁਮਾਰਾ! 

ਬਾਲ ਬੈਸ _ਕਿਯ ਭਗਤਿ ਅਪਾਰਾ 





॥੪੮॥ 
ਤ੍ਰਿਿਵਣ ਪਤਿ! ਤੁਮ ਭਲੇ ਰਿਝਾਏ। 'ਤਿੰਨਾਂ ਲੋਕਾਂ ਦੇ ਪਤੀ ਨੂੰ। 
ਤਾਂਹੀ ਨੈ ਤੁਝ ਪਾਸ ਪਠਾਏ। 


ਪੁਭੁ ਆਗਯਾ ਅਬ ਕਰਹੁ ਪਯਾਨਾ। 
ਨਿਰਮਲ ਸੁਖ ਭੋਗਹੁ ਬਿਧਿ ਨਾਨਾ 
॥੪੯॥ 

ਸਪਤ ਰਿਖੀ ਅਭਿਲਾਖਤਿ ਪਦ ਜਿੰਹ। 
ਜਤਨ ਕਰਹਿ ਪ੍ਰਾਪਤ ਹੂੈ ਨਹਿਂ ਤਿਹਂ। 
ਭਾਨ! ਇੰਦ ਗੁਹ ਆਦਿਕ ਸਾਰੇ। 
ਕਰਹਿ ਪੁਦੱਛਨ! ਨਿਤ ਹਿਤ ਧਾਰੇ 
॥੫੦॥ 

ਤੋਰ ਪਿਤਾਮਾਦਿਕ' ਤਪ ਕਾਰੀ। 

ਕੋਇ ਨ ਪਹੁੰਚਯੋ ਤਹਾਂ ਅਗਾਰੀ'। 
ਇਸ ਬਿਵਾਨ ਪਰ ਚਢੋਂ ਤੁਰੰਤਾ। 
ਭੋਗਹੁ ਸੁਖ ਜੋ ਮਹਿਤ ਅਨੰਤਾ- 
॥੫੧॥ 

ਤਿਨ ਕੇ ਬਚਨ ਸੁਨੇ ਧੂੱਵ ਜਬ ਹੀ। 
ਸੁਰਸਰਿ ਮੈ ਸ਼ਨਾਨ ਕਿਯ ਤਬ ਹੀ। 


1176 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1177 
ਸਰਬ ਰਿਖਿਨਿ ਕੋ ਬੰਦਨ ਕੀਨੀ। 
ਹਰਖਤਿ ਹੂ ਸ਼ੁਭ _ਆਸ਼ਿਖ ਲੀਨੀ 
॥੫੨॥ 
ਪੁਨ ਬਿਮਾਨ ਪੂਜਾ ਭਲਿ ਭਾਂਤੀ। 
ਤੀਨ ਪੁਦੱਛਨ ਦੀਨਿ ਸੁਹਾਤੀ। 
ਸਰਬ ਗਣਨ ਕੋ ਬੰਦਨ ਕਰਿ ਕੈ। 
ਚਢਯੋ _ਬਿਮਾਨ ਹਰਖ ਉਰ _ਭਰਿਕੈ 
॥੫੩॥ 





1ਵਾਜੇ। 
ਫੁੱਲਾਂ ਦੇ ਬੁਕ। 


ਚਲਜਯੋ ਬਿਮਾਨ ਮਹਾ ਸੁਖਕਾਰੀ ॥੫੪॥ 
ਸਭਿਹਨਿ ਤੇ ਊਚੇ ਅਸਥਾਨਾ। 
ਪਹੁੰਚਯੋ ਚਲਿ ਕਰਿ ਰੁਚਿਰ ਬਿਮਾਨਾ। ? 
ਸੀ ਅੰਗਦ ਸੁਨਿਯੇ ਗੁਨਖਾਨੀ ! 
ਸ਼ੀ ਗੁਰ ਭਾਖੀ ਸਰਬ ਕਹਾਨੀ ॥੫੫॥ 


ਸੁਨਿ ਮਰਦਾਨਾ ਕਹਿ ਚਿਤ ਚਾਹੀ। 
ਸ਼ੀ ਪੁਭੁ ! ਦਰਸ ਕਰਹਿ ਅਬ ਤਾਂਹੀ। 
ਜਿਹ ਕੋ ਰੁਚਿਰ ਚਰਿਤ ਤੁਮ ਭਾਖਾ। 
ਤਿਹ ਕੇ ਦੇਖਿਨ ਕੀ ਅਭਿਲਾਖਾ? 
॥੫੬॥ 

ਸ਼ੀ ਗੁਰੁ ਭਨੈ “ਸੁਨਹੁ ਮਰਦਾਨਾ ! 
ਚਲਹੁ ਦਿਖਾਵੈ' ਤਿਹ ਇਸਥਾਨਾ। 
ਅਸ ਕਹਿ ਗਮਨ ਕਿਯੋ ਤਤਕਾਲਾ। 
ਧੂੱਵ ਮੰਡਲ ਮਹਿ' ਗਏ ਕ੍ਰਿਪਾਲਾ 
॥੫੭॥ 

ਦੋਹਰਾ: 

ਫਿਰਤਿ ਹੁਤੋ ਧੁੱਵ ਥਾਨ ਨਿਜ, 

ਦੇਖਿ ਹਮਾਰੀ ਓਰ। 

ਉਰ ਬਿਚਾਰ -ਤੈੈ ਨਰ ਇਹਾਂ, 

ਆਏ ਕਿਹ ਕੇ ਜੋਰ- ॥੫੮॥ 
ਚੌਪਈ: 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1178 


ਪਹੁੰਚੇ ਤਿਹ ਸਮੀਪ ਜਬ ਜਾਈ। 
'ਸ਼ੀ ਕਰਤਾਰ ਕਰਤਾਰ ਅਲਾਈ। 
ਬੂਝਤਿ ਧੂੱਵ “ਕੌਨ ਤੁਮ ਆਏ? 
ਭੂਚਰ _ਖੇਚਰ _ਕਿਨ _ਪਹੁੰਚਾਏ!? 'ਭੂਚਰ) ਪ੍ਰਿਥਵੀ ਤੇ ਫਿਰਨ ਵਾਲੇ (ਮਨੁੱਖਾਂ) ਨੂੰ 
॥੫੯॥ (ਖੇਚਰ) ਅਕਾਸ਼ ਵਿੱਚ ਫਿਰਨ ਵਾਲਿਆਂ ਵਿਚ 


ਕਿਸਨੇ ਪੁਚਾਇਆ ਹੈ ? 
ਕੈਸੇ ਮਾਰਗ ਲੀਨ ਪਛਾਨਾ? 
ਆਗੈ ਕਿਤ ਕੋ ਕੀਨ ਪਯਾਨਾ? 
ਬਿਖਮ' ਪੰਥ! ਵਡ ਕਿਉ” ਕਰਿ ਆਏ ? 'ਟੇਢਾ (ਅ) ਕਠਨ। “ਰਾਹ। 
ਦੇਵ ਨ ਦਾਨਵ ਕਿਹਨੂੰ ਖਾਏ? ॥੬੦॥ 
ਪੂਰਬ ਭਈ ਨ ਕਬਹੂੰ ਐਸੇ। 
ਦੇਹਿ ਸਹਿਤ ਆਏ ਅਬ ਜੈਸੇ। 
ਬਿਖਮ ਪਹਾਰ ਉਲੌਘੇ ਸਾਰੇ। 
ਯੌ ਸੁਨਿ ਸ਼੍ਰੀ ਗੁਰੁ ਬਚਨ ਉਚਾਰੇ 
॥੬੧॥ 
ਦਹਰਾ : 
“ਸੱਤਿਨਾਮ ਕਰਤਾ ਪੁਰਖੁ, 
ਕੀਨ ਭਗਤਿ ਤਿਹ ਜੋਰ। 
ਮਾਰਗ ਭਲੇ ਪਛਾਨਿ ਕੈ, 
ਆਏ ਤੁਮਰੀ ਓਰ ॥੬੨॥ 
ਚੌਪਈ: 
ਧਰਯੋ ਧਯਾਨ ਜਬ ਸ਼ੁੀ ਕਰਤਾਰਾ। 
ਸਭਿਹੀ ਮਾਰਗ ਭਯੋ ਸੁਖਾਰਾ। 
ਨਿਰੰਕਾਰ ਕੇ ਦਰਸ਼ਨ ਆਏ। 
ਦਾਨਵ ਦੇਵ' ਚਰਨ ਕੋ ਲਾਏ ॥੬੩॥ _ 'ਦੇਉ, ਦੈੱਤ। 
ਦਰਸ਼ਨ ਕੀ ਅਭਿਲਾਖ ਹਮਾਰੈ। 
ਬਰ ਦੀਜੈ ਜਿਉ ਬੇਗ ਨਿਹਾਰੈ'। 
ਬਾਲ ਬੈਸ ਤੇ ਭਗਤ ਸਪੂਰਨ। 
ਮਹਿਮਾ ਅਧਿਕ ਤੌਰ ਗੁਨ ਰੂਰਨ! 'ਸੁੰਦਰ। 
॥੬੪॥ 
ਜਾਨਹੁ ਨਾਨਕ ਨਾਮ ਹਮਾਰਾ। 
ਦਰਸ਼ਨ ਭਗਤਨ ਕੋ ਸੁਖਸਾਰਾ। ? 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1179 





ਧੁੱਵ ਨੈ ਸੁਨਯੋ ਨਾਮ ਅਸ ਜਬ ਹੀ। 

ਨਮੋ ਦੀਨੀ ਕਰ ਜੋਰੇ ਤਬ ਹੀ ॥੬੫॥ 

ਕਹਨ ਲਗਜੋ “ਪੂਰਬ! ਸੁਧ ਪਾਈ। 

ਧਰਾਵਤਾਰ ਪ੍ਰਭੂ ਧਰਿ ਜਾਈ। 

ਆਨਿ ਨਿਕਟ ਮੁਝ ਦਰਸ਼ਨ ਦੀਨੰ। 

ਲੋਚਨ ਗੋਚਰ' ਸਫਲੀ ਕੀਨੋ” ॥੬੬॥ 

ਸ਼ੀ ਅੰਗਦ ਜੀ ਸੁਨੁ ਸੁਖ ਰਾਸੂ ! 

ਯੌ ਹਰਖਤਿ ਕਿਯ ਬਚਨ ਬਿਲਾਸੂ। 

ਕਿਤਿਕ ਕਾਲ ਬੈਠੇ ਜਗ ਸ੍ਹਾਮੀ। 

ਤਿਹ ਪਦਾ! ਕਵੀ ਨਮਾਮਿ ਨਮਾਮੀ? 'ਚਰਣਾਂ ਤੇ। “ਨਮਸਕਾਰ ਹੈ, ਨਮਸਕਾਰ ਹੈ। 
॥੬੭॥ 'ਪਾ:-ਕਰੀ। 

ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗੂੰਥੇ ਪੂਰਬਾਰਧੇ 'ਧੂੱਵ ਪ੍ਰਸੰਗ” ਬਰਨਨੰ ਨਾਮ ਬਹੱਤੂਮੋੱ 
ਅਧਯਾਯ |।੭੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1180 





੭੩. [ਸੰਤ ਮੰਗਲ। ਸੰਚਖੰਡ ਵਿਖੇ ਸ਼ੀ ਅਕਾਲ ਪੁਰਖ ਮਿਲਣ ਪੁਸੰਗ] 


੫ 


ਦੋਹਰਾ: 

ਅਦਭੁਤ ਸੰਤ ਸਮਾਜ ਸਰੁ, ਕਰਿ ਸ਼ਨਾਨ ਮਿਲਿ ਤਾਂਹਿ। 

ਬਾਇਸ ਤੇ ਪਿਕ ਹੋਤਿ ਹੈ, ਬਕ ਤੇ ਹੰਸ ਕਰਾਹਿ ॥੧॥ 

ਅਦਭੁਤ=ਅਚਰਜ। ਅਨੋਖਾ। [ਸੰਸ: ਅਦਭੁਤ] 

ਬਾਇਸ=ਕਾਂ। [ਸੰਸ. ਵਾਯਸ] ਭਾਵ-ਖੋਟੇ, ਕੂਰ, ਲੋਭੀ। ਪਿਕ=ਕੋਇਲ। ਭਾਵ-ਗੁਣੀ, ਸ਼ੁਭ ਗੁਣਾਂ 
ਵਾਲੇ। ਬਕ=ਬਗਲਾ, ਭਾਵ-ਦੰਭੀ, ਨੀਚ ਕਰਮਾਂ ਵਾਲੇ। ਹੰਸ=ਹੰਸ ਪੰਛੀ, ਭਾਵ-ਸੂਸ਼ਟ, ਸੁਜਨ, 
ਸੰਤ, ਪਾਰਗਿਰਾਮੀ ਪੁਰਖ। 

ਅਰਥ: 

ਸੰਤਾਂ ਦਾ ਸੰਗ ਇਕ ਅਚਰਜ ਸਰੋਵਰ ਹੈ ਕਿ ਜਿਨ੍ਹਾਂ ਨੂੰ ਮਿਲਨੇ (ਰੂਪੀ) ਇਸ਼ਨਾਨ ਕਰਨ 
ਨਾਲ ਕਾਂ ਤੋ' ਕੋਇਲ ਹੋ ਜਾਂਦੇ ਹਨ (ਤੇ ਜੋ) ਬਗਲੇ ਤੋ ਹੰਸ ਬਣਾ ਲੈਦਾ ਹੈ। 

ਸ਼ੀ ਬਾਲਾ ਸੰਧੁਰੁ ਵਾਚ ॥ 

ਚੌਪਈ: 

ਬਾਲਾ ਕਹਿਤਿ ਰੁਚਿਰ ਇਤਿਹਾਸਾ। 

ਸ਼ੀ ਅੰਗਦ ਜੀ ਸੁਨਿ ਸੁਖਰਾਸਾ! 

ਹਮ ਕੋ ਧੁੱਵ ਲੋਕ ਮਹਿਂ ਛੋਰਾ। 

ਗਮਨੇ ਸੱਚ ਖੰਡ ਕੀ ਓਰਾ ॥੨॥ ” 

"ਇਸ ਅਧਯਾਯ ਵਿੱਚ ਕਵਿ ਜੀ ਨੇ ਸਤਿਗੁਰੂ ਜੀ ਦਾ ਸਚ ਖੰਡ ਜਾਣਾ, ਉਸ ਲੋਕ ਦੀ ਸ਼ੋਭਾ, 
ਵਾਹਿਗੁਰੂ ਜੀ ਦਾ ਰੂਪ, ਗੁਰੂ ਨਾਨਕ ਜੀ ਨਾਲ ਗੱਲ ਬਾਤ ਵਰਣਨ ਕੀਤੀ ਹੈ, ਇਹ ਸਾਰਾ ਵਰਣਨ 
ਉਨ੍ਹਾਂ ਨੇ ਮਨੁੱਖੀ ਬੋਲੀ ਵਿੱਚ ਮਨੁੱਖੀ ਪਦਾਰਥਾਂ ਦੁਆਰਾ ਐਉ' ਕੀਤਾ ਹੈ ਜਿਵੇਂ ਕਿ ਓਹ ਕਿਸੇ ਪੰਚ 
ਭੌਤਕ ਸਰੀਰ ਧਾਰੀ ਲੋਕ ਤੇ ਵਜਕਤੀਆਂ ਦਾ ਵਰਣਨ ਕਰ ਰਹੇ ਹਨ। ਪਰ ਗੱਲ ਐਉ ਨਹੀਂ ਹੈ, 
ਸਚਖੰਡ ਤੇ ਸਾਈਂ ਆਪ ਜੋ ਕੁਛ ਓਹ ਹਨ ਪੰਚ ਭੌਤਕੀ ਨਹੀਂ, ਸਰਬ ਆਤਮ ਰੰਗ ਚਲੂਲ ਦੇ 
ਕ੍ਰਿਸ਼ਮੇ ਹਨ ਜੋ ਵਰਣਨ ਨਹੀਂ ਹੋ ਸਕਦੇ। ਉਥੋਂ ਦੇ ਵਰਣਨ ਨੂੰ ਗੁਰੂ ਜੀ ਨੇ ਆਪ ਕਿਹਾ ਹੈ “ਨਾਨਕ 
ਕਥਨਾ ਕਰੜਾ ਸਾਰੁ। ` ਫਿਰ ਜਦ ਵਰਣਨ ਕਰਨ ਦਾ ਜਤਨ ਕੀਤਾ ਜਾਏਗਾ ਤਾਂ ਸਾਡੀ ਸਮਝ ਗੋਚਰਾ 
ਕਰਨੇ ਲਈ ਮਨੁੱਖੀ ਸੁੰਦਰਤਾ ਦੇ ਸਾਮਾਨਾਂ ਤੇ ਪਦਾਂ ਵਿੱਚ ਹੀ ਕੀਤਾ ਜਾ ਸਕੇਗਾ। ਜੋ ਪਦਾਰਥ ਤੇ 
ਸਾਮਾਨ ਤੇ ਹਾਲਤਾਂ ਏਥੇ ਨਹੀਂ ਹਨ ਤੇ ਜਿਨ੍ਹਾਂ ਲਈ ਪਦ ਸਾਡੀ ਬੋਲੀ ਵਿਚ ਨਹੀਂ ਹਨ ਓਹ ਸਾਂਗੋ 
ਪਾਂਗ ਜੈਸੇ ਕਿ ਓਹ ਹਨ ਕਥੇ ਨਹੀਂ ਜਾ ਸਕਦੇ। ਗਹਿਣੇ ਤੇ ਕੱਪੜੇ ਜੋ ਵਰਣਨ ਕੀਤੇ ਹਨ ਉਹ ਬੀ 
ਸੁੰਦਰਤਾ ਤੇ ਛਬੀ ਦੱਸਣ ਲਈ ਹਨ, ਆਤਮ ਸੁੰਦਰਤਾ ਦੇ ਭੂਖਣ ਤੇ ਬਸਤ੍ਰ ਕੀ ਹਨ, ਕਿਵੇਂ ਹਨ, 
ਕੌਣ ਕਹਿ ਤੇ ਸਮਝ ਸਕਦਾ ਹੈ, ਸਾਰੇ ਵਰਣਨ ਦਾ ਮਤਲਬ ਛਬੀ ਤੋ ਹੈ ਜੋ ਅਕਹਿ ਹੈ। ਕਵਿ ਜੀ ਨੇ 
ਆਪ ਇਸੇ ਅਧਯਾਯ ਵਿੱਚ ਕਿਹਾ ਹੈ:- 

ਸੱਚਖੰਡ ਕੀ ਉਪਮਾ ਜੋਈ। ਉਚਰ ਸਕੈ ਅਸ ਕਵਿ ਨਹਿਂ ਕੋਈ। 

ਜਹਿੰ ਕੁੱਠਤਿ ਹੂ ਹੈ ਮਨ ਬਾਨੀ। ਕੈਸੇ ਪੰਰੈ ਤਾਸ ਗਤਿ ਜਾਨੀ ॥੨੨॥ 

ਮਨ ਠਹਿਰਾਵਨ ਹੇਤ ਸੁਖਾਰੇ। ਕਹਉ” ਰੁਚਿਰਤਾ ਕਛੁਕ ਸੁਧਾਰੇ। 

ਸੋ ਕਵਿ ਜੀ ਸਾਡੀ ਸਮਝ ਗੋਚਰਾ ਕਰਨੇ ਲਈ ਉਸ ਸੁੰਦਰਤਾ ਨੂੰ ਜੋ ਅਗੰਮ ਹੈ, ਸਾਡੀ ਬੋਲੀ ਵਿਚ 
ਸਾਡੇ ਖਿਆਲਾਂ ਮੂਜਬ ਸੌਖਾ ਕਰਕੇ ਕਹਿੰਦੇ ਹਨ। ਇਸੇ ਪ੍ਰਕਾਰ ਚਾਰ ਮੁਕਤੀਆਂ, ਮੁਕਤੇ ਤੇ ਭਗਤਾਂ 
ਦੀ ਹਾਲਤ ਸਮਝਣੀ ਚਾਹੀਏ। ਫਿਰ ਜਿਸ ਵੇਲੇ ਵਾਹਿਗੁਰੂ ਦਾ ਰੂਪ ਵਰਣਨ ਕਰਦੇ ਹਨ, ਤਾਂ ਐਉੱ 


ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 





ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1181 





ਜਾਪਦਾ ਹੈ ਕਿ ਵਿਸ਼ਨੂੰ ਜੀ ਦਾ ਅਲੈਕਾਰ ਬੰਨ੍ਹ ਰਹੇ ਹਨ, ਪਰ ਅੱਗੇ ਜਾਕੇ ਆਪ ਹੀ ਕਹਿੰਦੇ ਹਨ:- 
ਏਕ ਰੋਮ ਮਹਿ ਬਿਸ਼ਨੁ ਅਨੇਕਾ। ਬਿਧਿ, ਸ਼ਿਵ ਬਹੁ, ਕੋ ਕਰਹਿ ਬਿਬੇਕਾ। ਅਰਥਾਤ ਕ੍ਰੋੜਾਂ ਵਿਸ਼ਨੂੰ 
ਜਿਸ ਦੇ ਰੋਮ ਵਿਚ ਹਨ, ਬੁਹਮਾ, ਸ਼ਿਵ ਅਨਗਿਣਤ ਹਨ। ਜਿਸ ਤੋ ਸਪੱਸ਼ਟ ਹੋ ਗਿਆ ਕਿ ਸਭ ਤੋ 
ਉੱਚੇ ਤੇ ਸਭ ਦੇ ਸੁਆਮੀ ““ਓਹੁ ਵੇਖੈ ਓਨਾ ਨਦਰਿ ਨ ਆਵੈ '” ਜੀ ਦਾ ਸਰੂਪ ਕਵਿ ਜੀ ਸਾਡੀ 
ਬੋਲੀ ਵਿਚ ਸਾਡੇ ਖਜਾਲ ਗੋਚਰਾ ਕਰਨ ਲਈ ਵਰਣਨ ਕਰ ਰਹੇ ਹਨ ਤੇ ਸੁੰਦਰਤਾ ਦੇ ਸਾਰੇ ਸਾਮਾਨ 
ਕਹਿ ਕਹਿ ਕੇ ਸਾਡੇ ਅਗੇ ਵਿਸਮਾਦੀ ਰੂਪ ਬੰਨ੍ਹਣਾ ਚਾਹੁੰਦੇ ਹਨ, ਜਿਸ ਦਾ ਸਰੂਪ “ਨ ਸੰਖ ਨ ਚਗਕੂੰ 
ਨ ਗਦਾ ਨ ਸਿਆਮੰ ॥ ਅਸਚਰਜ ਰੂਪ ਰਹੰਤ ਜਨਮੰ ਹੈ, ਉਹਨਾਂ ਦੀ ਸੁੰਦਰਤਾ ਦਾ ਰੂਪ ਆਪਣੇ 
ਖਯਾਲ ਮੰਡਲ ਵਿਚ ਸਮਾਂ ਬੰਨ੍ਹਕੇ ਸਾਨੂੰ ਉਸ ਛਬੀ ਵਿਚ ਇਕ ਗ਼ੋਤਾ ਲਵਾਉਣ ਦਾ ਜਤਨ ਕਰ ਰਹੇ 
ਹਨ, ਓਹ ਕਿਸੇ ਮਨੁੱਖੀ ਰੂਪ ਦਾ ਵਰਣਨ ਨਹੀਂ ਕਰ ਰਹੇ, ਜਦ ਕਿ ਓਹ ਆਪ ਕਹਿੰਦੇ ਹਨ:- 
ਮਹਿਮਾ ਤਿਹ ਕਹਿ ਕੌਣ ਸਕਾਈ। ਕੋਟ ਸ਼ੇਖ ਸਾਰਦ ਸਕੁਚਾਈ। 

ਨੇਤਿ ਨੇਤਿ ਜਿਹ ਬੇਦ ਪੁਕਾਰਾ। ਸਭਿ ਕਵਿ ਕੋਵਿਦ ਲਹਿਤ ਨ ਪਾਰਾ ॥੩੬॥ 

ਇਹੋ ਗੱਲ ਸ਼੍ਰੀ ਗੁਰੂ ਗੂੰਥ ਸਾਹਿਬ ਜੀ ਨੇ ਉਸ ਉੱਚੇ ਮਾਲਕਾਂ ਦੇ ਮਾਲਕ ਲਈ ਕਹੀ ਹੈ “ਨੇਤ ਨੇਤ 
ਕਥੰਤਿ ਬੇਦਾ ॥ ਊਚ ਮੂਚ ਅਪਾਰ ਗੋਬਿੰਦਹ ॥ ” ਜਿਸ ਸਾਈਂ ਦਾ ਰੂਪ, ਕਵਿ ਜੀ ਨੇ ਆਕਾਰ ਵਾਲਾ 
ਬੱਧਾ ਹੈ, ਉਸ ਨੂੰ ਆਪ ਹੀ “ਸਤਿ ਸੂਹੀ ਅਕਾਲ” ਤੇ “ਅਕਾਲ” ਦੱਸਦੇ ਹਨ। ਜੋ ਵਜੂਦ ਕਾਲ ਰਹਤ 
ਹੈ ਉਹ ਨਿਰਾਕਾਰ ਹੈ। ਸੋ ਕਵਿ ਜੀ ਦਾ ਆਸ਼ਯ ਸਫੁਟ ਹੈ, ਵਾਹਿਗੁਰੂ ਜੀ ਦਾ ਮਿਲਾਪ ਤੇ ਗੁਫਤਗੂ 
ਬੀ ਸਾਡੇ ਖਿਆਲ ਗੋਚਰਾ ਕਰਨੇ ਲਈ ਸਾਡੇ ਪਿਤਾ ਪੁਤ੍ਰ ਦੇ ਮੇਲੇ ਵਾਂਡੂ ਕਹੇ ਹਨ। ਪੁਰਾਤਨ ਜਨਮ 
ਸਾਖੀ ਵਿੱਚ ਬੀ ਇਸੇ ਤਰ੍ਹਾਂ ਵਾਹਿਗੁਰੂ ਮਿਲਾਪ ਦਾ ਜ਼ਿਕਰ ਆਇਆ ਹੈ। ਸਤਿਗੁਰੂ ਨਾਨਕ ਦੇਵ ਜੀ 
ਨੇ ਆਪ ਵੀ ਵਾਹਿਗੁਰੂ ਜੀ ਦੇ ਆਪਣੇ ਮਿਲਾਪ ਨੂੰ ਐਉੱ ਕਥਨ ਕੀਤਾ ਹੈ:- 

ਢਾਢੀ ਸੰਚੈ ਮਹਲਿ ਖਸਮਿ ਬੁਲਾਇਆ ॥ 

ਸਚੀ ਸਿਫਤਿ ਸਾਲਾਹਿ ਕਪੜਾ ਪਾਇਆ ॥ [ਵਾਰ ਮਾਝ ਮ: ੧ 

ਮੁਰਾਦ ਸਾਰੇ ਦੀ ਕੇਵਲ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਗੰਮ ਵਿੱਚ ਵਾਹਿਗੁਰੂ ਜੀ ਦੇ 
ਸੰਪੂਰਨ ਮੇਲ ਨੂੰ ਪਰਾਪਤ ਸੇ। ਖਿਆਲ ਦੀ ਉਡਾਰੀ, ਮਨੋ-ਕਲਪਿਤ ਵਿਚਾਰਾਂ ਵਿਚ ਯਾ ਗਿਆਨ ਦੇ 
ਸੂਨ ਅਕਾਸ਼ਾਂ ਦੇ ਭਾਵਾਂ ਵਿਚ ਨਹੀਂ, ਪਰ ਸੱਚ ਮੁੱਚ ਵਾਹਿਗੁਰੂ ਜੀ ਨਾਲ ਪਰਤੱਖ ਮਿਲਾਪ ਪ੍ਰਾਪਤ 
ਸਭ ਤੋ ਉੱਚੇ ਉਸੇ ਸੱਚੇ ਦੇ ਸਰੂਪ ਦੇ ਰੂਪ ਸੇ। ਉਹਨਾਂ ਦੇ ਦੇਹ ਧਾਰ ਕੇ ਬੀ ਵੇਈਂ ਪਰਵੇਸ਼ ਵੇਲੇ ਤੇ 
ਫੇਰ ਇਸ ਸੱਚੀ ਮੁੱਚੀ ਦੇ ਮਿਲਾਪ ਨੂੰ ਵਰਣਨ ਕਰਨ ਦੇ ਏਹ ਤ੍ਰੀਕੇ ਹਨ, ਜਿਨ੍ਹਾਂ ਮਿਲਾਪਾਂ ਦਾ ਅਸਲ 
ਹਾਲ, ਰੂਪ, ਰੰਗ; ਸੁਆਦ ਸਤਿਗੁਰੂ ਜੀ ਨੂੰ ਹੀ ਪਤਾ ਹੈਨ, ਯਾ ਜਿਨ੍ਹਾਂ ਨੂੰ ਕ੍ਰਿਪਾ ਕਰਕੇ ਉਹ ਉਸੇ 
ਮਿਲਾਪ ਦੀ ਛੁਹ ਬਖਸ਼ ਦੇਣ ਉਨ੍ਹਾਂ ਨੂੰ ਸੁਆਦ ਆ ਜਾਂਦਾ ਹੈ। ਬਾਕੀ ਕਵੀ ਆਦਿਕਾਂ ਨੇ ਬੀ ਆਪੋ 
ਆਪਣੀ ਮਤਿ ਦੀ ਤਾਕਤ ਅਨੁਸਾਰ ਉਸ ਅਕਹਿ ਗੱਲ ਨੂੰ ਸਾਡੇ ਸਮਝਣੇ ਨਮਿੱਤ ਵਰਣਨ ਕਰਨਾ ਹੈ, 
ਉਹਨਾਂ ਦਾ ਵਰਣਨ ਇਕ ਜਤਨ ਹੈ ਦੱਸਣ ਦਾ ਨਾ ਦੱਸੇ ਜਾ ਸਕਣ ਵਾਲੇ ਹਾਲ ਨੂੰ। ਸਰਬੱਗ ਕੋਈ 
ਨਹੀਂ ਸਿਵਾਏ ਸਤਿਗੁਰੂ ਜੀ ਦੇ। 

ਤਿਹ ਬ੍ਰਿਤੰਤ ਦੇਖਯੋ ਨਹਿ ਕੈਸੇ। 

ਛਿਨਕ ਬਿਖੈ ਪਹੁੰਚੇ ਸੁਖਦਾਨੀ। 

ਜਿਹ ਸੁਠ ਰਚਨਾ ਬਨੀ ਮਹਾਨੀ ॥੨॥ 

ਅਨਿਕ ਬਿਧਿਨਿ ਕੇ ਉਪਬਨ ਰੂਰੇ। 

ਸ਼ਾਖਾ ਨਿਵੀਂ ਫਲਨ ਰਸ ਪੂਰੇ। 

ਕੁਸਮ ਬਾਟਿਕਾ ਬਨੀ ਸੁਹਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਭੌਰ ਗੁੰਜਾਰ ਜਿਨਹਿਂ ਪਰ ਲਾਈ 


॥੪॥ 

ਕਰਹਿ ਨਿਰੰਤਰ ਹਰਿ ਜਸ ਗਾਨਾ। 
ਹੱਸ, ਕੀਰ', ਪਿਕ?, ਜੇ ਖਗ”, ਨਾਨਾ। 
ਪੌਰ ਵਡੋ ਸੁੰਦਰ ਉਜਿਆਰਾ”। 

ਹੀਰੇ ਮਾਣਿਕ ਲਗੇ ਅਪਾਰਾ ॥੫॥ 
ਅਹੈ' ਭਗਤ ਜਿਨ ਮੋਖ ਸ਼ਲੋਕਾ। 


ਬਿਚਰਤਿ ਹੈੱ' ਹਰਖਤਿ ਬਿਨ ਸ਼ੋਕਾ। 
ਸੁਪਨੇ ਮਾਤਰ ਜਹਿ' ਨ ਬਿਕਾਰਾ। 
ਰਿਦੈ ਪੁਕਾਸ਼ਹਿ ਗਜਾਨ ਅਪਾਰਾ ॥ ੬॥ 
ਸੁੰਦਰ ਮੰਦਰ ਕੰਚਨ ਕੇਰੇ। 

ਖਚੀ' ਮਣਿਨ”? ਜਗਮਗਤ? ਘਨੇਰੇ। 
ਸਿਲਾ ਫਟਕ ਕੀ ਮਲਯ! ਕਪਾਟਾ?। 
ਮੁਕਤਾ! ਕੀ ਤੋਰਣ” ਦਰ ਠਾਟਾ” ॥ ੭॥ 


ਤਹਿ ਜਬ ਪਹੁੰਚੇ ਸ਼ੀ ਗੁਨ ਖਾਨੀ। 


ਭਗਤਨ ਸਭਿਨਿ ਬੰਦਨਾ ਠਾਨੀ। 
ਅਨਿਕ ਭਾਂਤਿ ਕੀ ਉਸਤਤਿ ਕਰਿ ਕੈ। 
ਪਰਮ ਸੁਖੀ ਭੇ ਰੂਪ ਨਿਹਰਿਕੈ ॥੮॥ 
ਤਹਿਂ ਤੇ ਗਮਨੇ ਬਹੁਰ ਅਗਾਰੀ। 
ਬਨੀ ਮੰਦਿਰਨ ਉਪਮਾ ਭਾਰੀ। 
ਅਜਰਨ ਬਿਖੈ! ਮਣਿਨ? ਗਚਕਾਰੀ। 
ਜਿਨਕੇ ਬਰਨ ਅਨੇਕ ਪੁਕਾਰੀ ॥੯॥ 
ਬਸਹਿੰ ਭਗਤ ਤਿਨ ਬੀਚ ਅਨੂਪਾ। 
ਜਿਨਹੀ ਪਾਈ ਮੋਖ ਸਰੂਪਾ'। 

ਪੀਤ ਬਸਨ ਤਨ ਸ਼ਯਾਮ ਸੁ ਬਰਨਾ। 
ਅਤਿ ਸੁੱਦਰ ਛਬਿ ਮਨ ਕੀ ਹਰਨਾ 
॥੧੦॥ 

ਦਹਰਾ : 

ਨੀਲ ਸ਼ਿਲਾ ਪਰ ਭੋਰ ਜਿਉ”, 
ਆਤਪ' ਪਰਯੋ ਸੁਹਾਇ। 


1182 





'ਤੋਤੇ। “ਕੋਇਲ। 'ਪੰਛੀ। 
'ਦਰਵੱਜਾ। “ਰੌਸ਼ਨ। 


'ਸਾਲੋਕ ਨਾਮੇ ਮੁਕਤੀ (ਦੇਖੋ ਪੂਰਬਾਰਧ ਅਧਯਾਯ 
੧ ਅੰਕ ੭੦ ਦੇ ਪਦ ਅਰਥ)। 


'ਜੜੀਆਂ ਹੋਈਆਂ। “ਮਣੀਆਂ। “ਚਮਕਦੀਆਂ। 
'ਚੰਦਨ ਦੇ। “ਤਖਤੇ। 
ਮੋਤੀਆਂ _ਦੀਆਂ। 
ਸਜਾਈਆਂ ਹਨ। 


2ਬੰਦਨਵਾਰਾਂ। 'ਦਰਾਂ `ਤੇ 


'ਵੇਹੜਿਆਂ ਵਿਚ। “ਮਣੀਆਂ ਦੀ। 


/ਸਾਰੂਪ ਨਾਮੇ ਮੁਕਤੀ। 
ਮਨ ਹਰਨ ਵਾਲੀ। 
!ਸਵੇਰ ਵੇਲੇ ਜਿਵੇ] 


/ਧੁੱਪ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1183 


ਕੁੰਡਲ ਮੀਨਾਕਾਰ' ਜੇ, 'ਜੜਾਊ (ਅ) ਮੱਛੀ ਆਕਾਰ ਵਾਲੇ। 
ਪਹਿਰੇ ਕਰਨ! ਸੁਭਾਇ? ॥੧੧॥ 'ਕੰਨਾਂ ਵਿਚ। 'ਸੋਭਦੇ ਹਨ। 
ਚੌਪਈ: 

ਚਾਰੁ ਭੁਜਾ ਭੂਖਨ ਜਿਨ ਚਾਰੂ। 

ਕੰਕਨ' ਅੰਗਦ” ਮੁੱਦ੍ਰਕ” ਧਾਰੂ। 'ਕੜੇ। “ਬੁਹੱਟੇ। ਛੱਲੇ, ਮੁੰਦਰੀਆਂ। 
ਸੀਸ ਕਿਰੀਟ ਧਰੇ ਛਬਿ ਪਾਵਤਿ। 

ਅਤਿ ਕੁੰਤਲ' ਕਚ? ਮਨਹਿ ਚੁਰਾਵਤਿ 'ਕੁੰਤਲਦਾਰ। “ਵਾਲ। 

॥੧੨॥ 

ਤਹਾਂ ਪਹੂਚੇ ਜਾਇ ਕ੍ਰਿਪਾਲਾ। 

ਮਿਲੇ ਭਗਤ ਉਠਿ ਪ੍ਰੋਮ ਬਿਸਾਲਾ। 

ਬੰਦਨ ਕਰਹਿ ਬੰਦਿ ਕਰ ਦੋਊ। 

ਪਰਮ _ਅਨੰਦ ਪਾਇ ਉਰ ਸੋਊ 

॥੧੩॥ 


ਪਰਸੰਸਹਿ! “ਤੁਮ ਆਦਿ” ਅਨਾਦੁ!। __'ਭਾਵ ਸਾਰੂਪ ਮੁਕਤੀ ਵਾਲੇ ਭਗਤਾਂ ਨੇ ਗੁਰੂ ਜੀ 
ਰੇ ਫ਼ ਦੀ ਮਹਿੰਮਾ ਕੀਤੀ। “ਹੋਰਨਾਂ ਦੀ ਆਦਿ। “ਆਦਿ 
ਰਹਿਤ। 


ਸਰਬ ਜਨਨ' ਦਾਨੀ ਅਹਿਲਾਦੁ”। 'ਦਾਸਾਂ ਦੇ। ਅਨੰਦ ਦਾਤਾ। 
ਮਹਿਮਾ ਨਾਮ ਜਗਤ ਬਿਸਤਾਰਕਾ। 'ਫੈਲਾਵਣ ਵਾਲੇ। 

ਜੁਗ ਜੁਗ ਭਗਤਨ ਕੋ _ਰਖਵਾਰਕ! ” 'ਰੱਖਯਾ ਕਰਨ ਵਾਲੇ। 
॥੧੪॥ 

ਮ੍ਰਿਦੁਲ ਮਧੁਰ ਤਿਨ ਸੋ' ਬਚ ਕਹਿ ਕੈ। 

ਗਮਨੇ ਪੁਭੁ ਦਰਸ਼ਨ ਹਿਤ ਚਹਿ ਕੈ। 

ਗੇ ਆਗੇ ਬੇਦੀ ਕੁਲ ਦੀਪਾ। 

ਜਹਿੰ ਜਨ ਪਾਈ ਮੋਖ _ਸਮੀਪਾ 

॥੧੫॥ 

ਤਿਹ ਕੀ ਮਹਿਮਾ ਕੌਨ ਉਚਰਿਹੀ। 

ਜੇ ਸਦੀਵ ਦਰਸ਼ਨ ਅਨੁਸਰਿਹੀ। 

ਤਹਿਂ ਜਬ ਪਹੁੱਚੇ' ਦੀਨਾ ਨਾਬੂ। 

ਉਠਿ ਕਰਿ ਸਰਬ ਮਿਲੇ ਹਿਤ ਸਾਬੂ 

॥੧੬॥ 

ਪੁਨ ਆਵਾ ਸ਼ੀ ਪੁਭੁ ਦਰਬਾਰਾ। 

ਕੋਟ' ਸੁਰ ਸਮ ਜਗਮਗਕਾਰਾ”। ਕ੍ਰੋੜਾਂ। “ਸੂਰਜਾਂ। “ਚਮਕ ਰਿਹਾ ਹੈ। 








ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮਰਕਤਿ' ਪਦਮਰਾਗ? ਛਬਿ ਭਾਰੀ। 
ਮੀਨਾਕਾਰ ਜਹਾਂ ਗਚਕਾਰੀ ॥੧੭॥ 
ਹਾਟਕ! ਫਟਕ£ ਪ੍ਰਵਾਲਨ” ਥੰਭਾ। 
ਜਿਨ ਬਿਲੋਕਿ ਮਨ ਹੋਤਿ ਅਚੰਭਾ। 
ਹਰਿਤ ਮਣਿਨ ਮਾਣਿਕ ਬਿਚਿ ਹੀਰੇ। 
ਬਿਰਚੇ!' ਕੋਰ” ਕਾਢਿ ਸੁਠ” ਚੀਰੇ 


॥੧੮॥ 
ਮੁਕਤਾ ਮਾਲਨ ਝਾਲਰ ਝਾਈ। 
ਦੂਸਰ ਦਿਪਹਿ ਤਿਨਹਿ ਕੀ" ਨਜਾਈਂ। 


ਚੀਰ ਪਰੋਜਨ! ਰਚੇ ਸਰੋਜਾ?। 

ਜਿਨਹਿਂ ਬਿਲੋਕਿ ਲਜਾਇ ਮਨੋਜਾ 
॥੧੯॥ 

ਮੇਚਕ ਮਣਿ ਕੋ ਕ੍ਰਿੰਗੁ” ਬਨਾਏ। 

ਰਚੇ ਰੁਚਿਰ ਛਬਿ ਕੌਨ ਗਨਾਏ। 

ਬੀਚ ਬਚਿੱਤੂ ਬਿਤਾਨ' ਬਨਾਵਾਂ। 

ਲਗੀ ਡੋਰ ਮਖ਼ਤੂਲ! ਸੁਹਾਵਾ ॥੨੦॥ 
ਸੱਚਖੰਡ ਕੀ ਉਪਮਾ ਜੋਈ। 

ਉਚਰਿ ਸਕੈ ਅਸ ਕਵਿ ਨਹਿਂ ਕੋਈ। 
ਜਹਿੰ ਕੁੰਠਤਿ/ ਹੂ ਹੈ ਮਨ ਬਾਨੀ। 
ਕੈਸੇ ਪੰਰੈ ਤਾਸ ਗਤਿ ਜਾਨੀ ॥੨੧॥ 
ਮਨ ਠਹਿਰਾਵਨ ਹੇਤੁ ਸੁਖਾਰੇ। 

ਕਹੌ' ਰੁਚਿਰਤਾ ਕਛੁਕ ਸੁਧਾਰੇ। 

ਸਬਜ਼ ਸ਼ਜਾਮ ਮਣਿ ਰੰਗ ਅਨੇਕਾ। 
ਪਦਮਰਾਗ”? ਕੋ ਕਰੈ _ਬਿਬੇਕਾ! 
॥੨੨॥ 

ਫਰਸ਼ ਰੁਚਿਰ ਕਿਯ ਅਜਰ' ਮਝਾਰੀ। 
ਅਦਭੁਤ ਦੇਖਤਿ ਹੀ ਮਨੁਹਾਰੀ। 


1184 





'ਪੰਨੇ (ਅੰ) ਨੀਲਮ। “ਲਾਲ ਮਣੀਆਂ। 


'ਸੋਨੇ। “ਬਿਲੌਰ। 'ਗੁਲੀਆਂ ਦੇ। 


'ਬਣਾਏ। ”ਨੌਕਾਂ। “ਚੰਗੀ ਤਰ੍ਹਾਂ। 


ਮੋਤੀਆਂ ਦੀ ਲੜੀਆਂ ਦੀ ਝਾਲਰ ਦੀ ਝਮਕ 
(ਪੁਤਿਬਿੰਬਤ ਹੋ ਕੇ) ਦਿਪਤ ਹੋ ਰਹੀ ਹੈ ਕਿ 
ਮਾਨੋ” ਉਨ੍ਹਾਂ ਵਰਗੀ ਦੂਸਰੀ (ਹੋਰ) ਹੈ। “ਹੋ 
ਸਕਦਾ ਹੈ ਕਿ ਅਸਲ ਵਿਚ ਪਾਠ-ਤਰਨਿ ਕੀ- 
ਸੀ, ਭਾਵ ਇਹ ਕਿ ਮੋਤੀ ਮਾਲਾ ਦੀ ਝਾਲਰ 
'ਚੀਰਕੇ ਫੀਰੋਜ਼ੇ। “ਕਵਲ ਬਣਾਏ। 

'ਕਾਮਦੇਵ। 


'ਕਾਲੀਆਂ ਮਣੀਆਂ ਦੇ। “ਭੌਰੇ। 


'ਚੰਦੋਆ। 'ਪਾ:-ਬਸਾਵਾ। 
'ਵੱਟੀ ਹੋਈ ਰੇਸ਼ਮ ਦੀ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਮੱਧ ਸਿੰਘਾਸਨ ਸੁੰਦਰ ਸੋਹੈ। 

ਭਾਨੁ ਅਨਿਕ ਨ ਪਟੰਤਰ£? 
॥੨੩॥ 

ਸਦਾ ਸੱਚਿਦਾ ਨੰਦ ਕ੍ਰਿਪਾਲਾ। 

ਤਿਹ ਪਰ ਬੈਠੇ ਸੁਖਦ! ਅਕਾਲਾ। 
ਬ੍ਰਿੰਦ' ਤੜਿਤ” ਕੀ ਛਟਾ” ਸਮੇਟੀ। 
ਜਨੁ _ ਸੋਹੈ ਘਨ! ਘਟਾ _ਸਹੇਟੀ? 
॥੨੪॥ 

ਜਨੁ! ਰਵਿ? ਬਿਧੁ” ਬਹੁ ਹੂ ਇਕਠਾਈ। 
ਨੀਲ! ਮਣਿਨ? ਗਿਰ ਲੀਨ ਉਚਾਈ”। 
ਪਦ ਅਰਬਿੰਦ ਮ੍ਰਿਦੁਲ ਅਰੁਨਾਰੇ'। 
ਸ਼ੋਭਾ ਨਖਨ! ਸਕਲ ਸਸਿ? ਹਾਰੇ 


॥੨੫॥ 

ਬਸਹਿਂ ਸਦੀਵ ਮੁਨੀ ਮਨ ਜੋਗੀ। 
ਧਰਹਿਂ ਸਮਾਧਿ ਧਯਾਨ ਰਸ ਭੋਗੀ'। 
ਨੂਪਰ' ਮਣਿਮਯ” ਬਨੇ ਮਨੌਗਾ”। 


ਜਿਨ ਕੋ ਸ਼ਬਦ ਸੁਖਦ ਤਿਹੁ ਲੋਗਾ 
॥੨੬॥ 

ਸੁੰਦਰ ਜੰਘ ਸਰਸ ਕਦਲੀ ਕੀ'। 
ਚਲਿਤ ਲਲਿਤ ਗਤਿ! ਭਾਵਤਿ ਜੀ ਕੀ। 
ਪ੍ਰਿਥੁਲ' ਨਿਤੰਬ? ਪੀਤ ਕਟ” ਧੋਤੀ। 
ਛੁਦੂ ਘੰਟਕਾ! ਮਣਿਮਯ ਜੋਤੀ ॥੨੭॥ 
ਉਦਰ ਰੇਖ ਤ੍ਰੈ! ਨਾਭਿ ਗੰਭੀਰਾ। 

ਮਨੁਹ ਭੂੱਮਰੀ' ਜਮੁਨਾ ਨੀਰਾ। 

ਕਿਧੋ' ਕਾਮ ਕੋ ਕੂਪ' ਸੁਹਾਵਾ। 

ਵੱਖ ਸਥਲ! ਆਯੂਤ? ਛਬਿ ਪਾਵਾ 
॥੨੮॥ 

ਹਾਥੀ ਹਾਥਿ! ਸਰਬ ਭੁਜਦੰਡਾ। 
ਦੁਸ਼ਟਨ ਖੰਡਨ ਕੋ ਬਰਬੰਡਾ'। 

ਅੰਗਦ! ਕਟਕ: ਮੁੱਦ੍ਰਿਕਾ” ਜੇਈ। 
ਪਹਿਰੇ _ਪੇਖਤਿ ਮਨ ਹਰਿ _ਲੇਈ 


1185 





'ਅਨੇਕਾਂ ਸੂਰਜ। “ਸਦਰਸ਼। 


'ਸੁਖਦਾਤੇ। 
/ਸਮੂਹ। ਬਿਜਲੀਆਂ। 'ਪ੍ਰਕਾਸ਼। 
'ਬੱਦਲ। 2ਇਕੱਠੀ ਕੀਤੀ ਹੈ। 


'ਆਨੋ। 'ਯੂਰਜ। 'ਚੰਦਰਮਾ। 

'ਨੀਲੀ। ਮਣੀਆਂ ਦਾ। “ਪਹਾੜ ਉਠਾ ਲਿਆ ਹੈ। 
'ਲਾਲ। 

'ਨਹੁੰਆਂ ਦੀ। “ਸਾਰੇ ਚੰਦਰਮਾਂ (ਅ) ਚੰਦ ਦੀਆਂ 
ਟੁਕੜੀਆਂ, ਚੰਦ ਕਲਾ। 


ਭੋਗਦੇ ਹਨ। 
/'ਝਾਂਜਰ। “ਮਣੀਆਂ ਰੂਪ। 'ਸੁੰਦਰ। 


'ਕੇਲੇ ਵਰਗੀਆਂ। 

'ਸੁੱਦਰ ਚਾਲ ਚਲਦੇ ਹਨ। 
ਚੌੜੇ। “ਪੱਟ। “ਲੋਕ ਨਾਲ। 
'ਤੜਾਗੀ। 

'ਤ੍ਰਿਵਲੀ। 

'ਘੁਮਣਘੇਰੀ। 

'ਪਾ:-ਰੂਪ। 

'ਵੱਖੀ ਅਸਥਾਨ। “ਚੌੜਾ। 


ਹਾਥੀ ਦੇ ਸੁੰਡ ਵਰਗੀਆਂ। 
!ਬਲਵਾਨ। 
'ਬੁਹੱਟੇ। “ਕੜੇ। 'ਛੱਲੇ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


॥੨੯॥ 

ਕਰ ਕਮਲਨ ਮਹਿ ਸ਼ਸਤੁ ਸੁਹਾਏ। 
ਜਿਨਹਿਂ ਬਿਲੋਕਤਿ ਸ਼ੱਤ ਪਲਾਏ। 
ਚਾਰ ਭੁਜਾ ਸੋਹਿਤਿ ਅਤਿ ਚਾਰੂ। 
॥੩੦॥ 

ਪੀਤ ਬਸਨ ਜਿਨ ਪਰ ਅਤਿ ਸੋਹੈ'। 
ਤੜਿਤਾ ਕੀ ਛਬਿ ਕੋ ਜੋ ਮੋਹੈ। 

ਉਰ ਪਰ! ਬਨੀ ਲਲਿਤ ਬਨਮਾਲਾ?। 
ਕੰਬੁ! ਗ੍ਰੀਵ” ਤ੍ਰੈ ਰੇਖ ਬਿਸਾਲਾ ॥੨੧॥ 
ਚਾਰੁ ਚਿਬੁਕ!' ਉਪਮਾ ਨ ਬਿਸ਼ੇਖ਼ੀ?। 


ਸੋ ਜਾਨਹਿ ਜਿਨ ਨੈਨਹੁ ਦੇਖੀ। 

ਅਤਿ ਸੁੰਦਰ, ਮਿਿਦੁ, ਬੋਲ ਕਪੋਲਾ'। 
ਮੰਦ ਮੰਦ ਮੁਸ਼ਕਜਾਨ ਅਮੋਲਾ ॥੩੨॥ 
ਕੋਟ ਮਯੰਕਨ! ਸਮ ਮੁਖਮੰਡਲ। 


ਮਕਰਾਕ੍ਰਿਤ! ਸੋਹਤਿ ਸ਼ੂਤ” ਕੁੰਡਲਾ। 
ਉਤਪਲ! ਦਲ? ਪੁਫੁੱਲਿਤ ਲੋਚਨਾ। 


੭੨੩ 


ਭਗਤਨ _ਕੇਰ ਤਾਪ ਤ੍ਰੈ 
॥੩੩॥ 

ਕ੍ਰਿਪਾ ਭਰੀ ਬਹੁ ਚਾਰੁ ਚਿਤੌਨੰ”। 
ਬਾਂਕੀ ਕੋਰ! ਮਹਾਂ ਸੁਖ ਭੌਨੰ। 

ਮੇਚਕ ਕਚ ਕੁੱਤਲ' ਘੁੰਘਰਾਰੇ। 
ਮਧੁਪਨ!' ਕੀ ਦੁਤਿ ਜਿਨ ਪਿਖਿ ਹਾਰੇ 
॥੩੪॥ 

ਭਾਲ ਬਿਸਾਲ ਕਿਰੀਟ' ਸੁਹਾਵਾ। 

ਛਤ੍ ਚੰਦੂਮਾ ਦੇਖਿ ਲਜਾਵਾ। 

ਚੌਰ ਢੁਰਤਿ ਚਹੁੰ ਦਿਸ਼ ਤੇ ਚਾਰੂ। 
ਮਨੁਹ ਭਾਨੁ _ਕਰ ਪ੍ਰਭਾ _ਅਪਾਰੂ' 
॥੩੫॥ 

ਮਹਿਮਾ ਤਿਹ ਕਹਿ ਕੌਨ ਸਕਾਈ। 


ਮੋਚਨਾ! 


1186 





'ਉੱਚੇ। “ਮੋਢੇ। “ਬੈਲ ਵਰਗੇ। 


'ਛਾਤੀ ਤੇ। “ਬਜੰਤੀ ਮਾਲਾ। 

'ਸੰਖ (ਵਰਗੀ)। “ਗਰਦਨ ਵਿਚ। 

'ਸੁਹਣੀ ਠੋਡੀ। “ਜਿਸ ਤੋ' ਵੱਧ ਉਪਮਾਂ ਹੋਰ ਕੋਈ 
ਨਹੀਂ ਹੈ। 


'ਗਲ੍ਹਾਂ। 


'ਕ੍ਰੋੜਾਂ ਚੰਦੂਮਾਂ। 

'ਮੱਛੀ ਆਕਾਰ ਦੇ। “ਕੰਨੀਂ। “ਵਾਲੇ। 
'ਕਵਲ ਦੇ। “ਪੱਤੇ (ਵਤ)। “ਨੇਤੁ। 
“ਤਿੰਨ ਤਾਪ ਦੂਰ ਕਰਨ ਲਈ। 


ਦ੍ਰਿਸ਼ਟੀ। 
'ਮਟੱਕਾ। 
'ਕੁੰਡਲ ਵਾਲੇ। 


1ਡੌਰਿਆਂ | 


'ਮੁਕਟ। 


ਮਨੋਂ ਸੂਰਜ ਦੀਆਂ ਕਿਰਨਾਂ ਨੇ ਇਹ ਅਪਾਰ 
ਸ਼ੋਭਾ (ਰਚੀ ਹੈ)। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1187 
ਕੋਟ ਸ਼ੇਖ ਸਾਰਦ! ਸਕੁਚਾਈ”। ਕ੍ੌੜਾਂ ਸ਼ੇਸ਼ਨਾਗ ਤੇ _ਸਰਸੂਤੀਆਂ। ਸੰਕੋਚਦੇ 


ਹਨ। 

-ਨੇਤਿ ਨੇਤਿ- ਜਿਹ ਬੇਦ ਪੁਕਾਰਾ। 

ਸਭਿ ਕਵਿ ਕੋਵਿਦ' ਲਹਤਿ ਨ ਪਾਰਾ 

॥੩੬॥ 

ਮੈਂ ਮਤਿ ਮੰਦ ਕਹਾਂ ਲਗ ਬਰਨੌ'। 

ਸਿੰਧ ਪਾਰ ਜਿਵ ਕੀਟੀ ਤਰਨੋ। 'ਸਮੁੰਦਰ। 

ਮਸ਼ਕ ਮੇਰੁ ਕਿਵ ਸਕਹਿ ਉਠਾਈ। 

ਕਿਉ ਨਭ! ਅੰਤ ਜੰਤੁ?” ਲਘੁ ਪਾਈ 'ਅਕਾਸ਼ ਦਾ। “ਜੀਵ। 

॥੩੭॥ 

ਜਿਹ ਸੱਤਾ ਕੇ! ਅਜਾ? ਅਲੋਬਾ”। 'ਜਿਸ ਦੀ ਤਾਕਤ ਤੇ। “ਬੂਹਮਾ (ਅੰ) ਮਾਯਾ। 
ਆਸਰੇ ਹੈ। 

ਸਿਰਜਤਿ ਹੈ ਬੁਹਮੰਡ ਕਦੰਬਾ'। ਸਮੂਹ। 

ਏਕ ਰੋਮ ਮਹਿਂ ਬਿਸ਼ਨੁ ਅਨੇਕਾ। 

ਬਿਧਿ ਸ਼ਿਵ ਬਹੁ ਕੋ ਕਰਹਿ ਬਿਬੇਕਾ 





॥੩੮॥ 
ਬ੍ਰਿੱਖ ਉਦੰਬਰ! ਜਯੋ' ਜਿਹ ਕਾਯਾ। 


ਲਾਗੇ ਫਲ ਬ੍ਹਮੰਡ ਨਿਕਾਯਾ!। 
ਉਤਪਤਿ ਪਾਲਨ ਅਰੁ ਸੰਹਰਤਾ'। 
ਤੀਨ ਦੇਵ ਸਭਿ ਮਹਿਂ ਅਸ ਕਰਤਾ 
॥੩੯॥ 

ਜਿਹ ਸਥਾਨ ਬੈਸੇ ਜਗਰਾਈ'। 

ਤਹਿਂ ਪਹੁੰਚੇ ਸਿੱਖਨ ਸੁਖਦਾਈ। 

ਕੀਨ ਡੰਡੌਤ ਜੋਰਿ ਜੁਗ ਹਾਥਾ। 

ਠਾਂਢੇ ਪੁਨ ਬੇਦੀ ਕੁਲ ਨਾਥਾ ॥੪੦॥ 
ਮੰਦ ਮੰਦ ਸ਼੍ਰੀ ਮੁਖ ਮੁਸ਼ਕਾਵਨ। 
ਮ੍ਰਿਦੁਲ ਮਧੁਰ ਬੋਲੇ ਬਚ ਪਾਵਨ। 

“ਜਗ ਪੁਗਟੀ ਕਲਿ ਕਾਲ ਕੁਚਾਲੀ। 
ਮਨਹੁ _ਲਗੀ ਦੋ ਜਾਲ _ਬਿਸਾਲੀ 
॥੪੧॥ 

ਬਿਸੈ ਬਿਖੈ! ਹੇ ਲਪਟ” ਅਧੀਰਾ। 

ਵਡੇ ਬੇਗ ਸੋ ਬਹੀ ਸਮੀਰਾ”। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 


ਦੰਭ! ਮੋਹ ਤੇ ਆਦਿ ਬਿਕਾਰਾ। 

ਲਾਟੈ' ਅਤਿ _ ਬਿਕਰਾਲ' _ ਅਪਾਰਾ 
॥੪੨॥ 

ਮਾਨਵ! ਬ੍ਰਿੰਦਹਿੰ! ਜਰਤਿ” ਪੁਕਾਰਤਿ"। 
ਪਾਇ ਤਾਪ ਪੀਰਾ! ਨਰ ਆਰਤਾ'। 

ਤੁਮ ਧਾਰਾਧਰਿ' ਸਰਸ? ਪਠਾਏ। 
ਮਧੁਰ ਮਧੁਰ! ਧੁਨਿ ਕੀਰਤਿ ਗਾਏ 
॥੪੨॥ 

ਨਾਮ ਸੁਜਸ' ਜਿਸ ਮਹਿਂ ਬਰ ਬਾਰਾ?। 
ਅਹੈ ਹੁਤਾਸਨ! ਨਾਸ਼ਨਹਾਰਾ”। 

ਅਤਿ ਸੀਤਲਤਾ' ਭਗਤਿ ਸੁਹਾਈ। 
ਨਿਜ ਸਰੂਪ _ਸਮਝਨ ਸੁਖ ਪਾਈ 
॥੪੪॥ 
ਜਰਤਯੋ” ਨਰਨ? ਉਬਾਰਨ” ਕਾਰਨ। 
ਜਗ ਪੁਗਟੇ ਤੁਮ ਦੰਭ! ਬਿਦਾਰਨ। 

ਸੋ ਕਾਰਜ ਸਭਿ ਹੀ ਕਰਿ ਆਏ। 
ਕਿਧੋ! ਰਹਯੋ ਕਰਨੋ ਕਿਤ” ਥਾਏ?? 
॥੪੫॥ 


<< 


ਦਹਰਾ : 

ਸੁਨਿ -ਸਤਿ ਸੀ ਅਕਾਲ!- ਤੇ, ਅਸ 
ਪੁਕਾਰ ਕੇ ਬੈਨ। 

ਬੋਲੇ ਸ਼ੀ ਨਾਨਕ ਤਬੈ, ਜੇ ਸਿੱਖਨ ਸੁਖ 
ਦੈਨ ॥੪੬॥ 

ਚੌਪਈ: 

“ਹੁਤੇ ਅਠਾਰਹਿੰ ਸਾਗਰ! ਟਾਪੂ”। 
ਪਸਰ ਰਹਜਯੋ/ ਤਹਿ ਨਾਮ ਪ੍ਰਤਾਪੂ। 
ਜੰਬੂ ਦੀਪ ਬਿਖੈ ਬਹੁ ਥਾਈਂ। 

ਪਸਰੀ! ਭਗਤਿ ਮਹਾਂ _ਸੁਖਦਾਈ' 
॥੪੭॥ 

ਅਬ ਨਵ ਖੰਡਨ ਜਾਇ ਬਹੋਰੀ। 

ਦੈ ਉਪਦੇਸ਼ ਕਟੋ' ਦੁਖ ਘੋਰੀ। 


1188 





!ਪਖੰਡ। 

'ਭਯਾਨਕ। 

/ਪੁਰਸ਼। 'ਸਾਰੇ। “ਸੜਦੇ। “ਪੁਕਾਰਦੇ ਹਨ। 
!ਪੀੜਾ। 'ਪਾ:- ਨਰਕਾਰਤ। 

'ਬੱਦਲ। “ਵਾਂਡੂ। 

ਮਿੱਠੀ ਮਿੱਠੀ। 

'ਚੰਗਾ ਜਸ। “ਸ੍ਰੇਸ਼ਟ ਜਲ (ਭਾਵ ਅੰਮ੍ਿਤ)। 


/ਅਗਨੀ ਨੂੰ। “ਨਾਸ਼ ਕਰਨ ਵਾਲਾ। 
'ਨੰਢ। 


'ਸੜਦਿਆਂ। 'ਪੁਰਸ਼ਾਂ ਨੂੰ। “ਬਚਾਉਣ। 
!ਪਖੰਡ। 
'ਯਾ ਕਿ। “ਕਿਸੇ। 


'ਵਾਹਿਗੁਰੂ ਜੀ। 


!ਸਮੁੰਦਰ ਦੇ। ਜਜ਼ੀਰੇ, ਦੀਪ। 
'ਫੈਲ ਗਿਆ ਹੈ। 


'ਫੈਲ ਗਈ ਹੈ। "ਪਾ:-ਪਸਰੀ ਭਗਤਿ ਕਰਤ ਸੁਖ 
ਪਾਈ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸ੍ਰੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 





ਸਪਤ ਦੀਪ ਮਹਿਂ ਨਾਮ ਪੁਤਾਪਾ। 

ਸੁਨਿ ਕਰਿ ਸ਼ਬਦਿ ਕਰਹਿੰਗੇ ਜਾਪਾ 

॥੪੮॥ 

ਹੂ ਹੈ ਭਗਤਿ ਨਾਮ ਵਡਿਆਈ। 

ਧਰਾ ਭਾਰ ਦੁਖ ਸਭਿ ਮਿਟਿ ਜਾਈ। 

ਸਿਮਰਹਿੰ ਨਾਮ ਗਾਨ' ਪੁਨ ਕਰਿਹੀਂ। __'ਗਾਉਣਾ। 

ਜਨਮ ਜਨਮ ਅਘ ਕੋਟਿਕ ਹਰਿਹੀਂ 

॥੪੯॥ 

ਘਨਸੁਰ ਸਮ ਗੰਭੀਰ ਸੁ ਬਾਨੀ। 'ਬੱਦਲ ਦੀ ਅਵਾਜ਼ ਵਾਂਗ। 

ਕਰਤਾ ਪੁਰਖ ਕਹਤਿ ਸੁਖ ਸਾਨੀ। 

“ਉਚਰਹੁ ਮਹਿਮਾ ਨਾਮ ਮਨੋਗਾ'। 'ਸੁੰਦਰ! 

ਜੋ ਮਤਿਮੰਦਨ ਤਾਰਨ ਜੋਗਾ ॥੫੦॥ 

ਨਿਜ ਮੁਖ ਤੇ ਤੁਮ ਗਾਇ ਸੁਨਾਵਹੁ। 

ਬਹੁਤ ਜਾਇ ਉਪਦੇਸ਼ ਦ੍ਰਿੜਾਵਹੁ। ? 

ਸੁਨਿ ਬੋਲੇ ਸ਼ੀ ਨਾਨਕ ਬਾਨੀ। 

ਆਸਾ ਰਾਗ ਬਿਖੇ ਸ਼ੁਭ ਸਾਨੀ' ॥੫੧॥ _'ਪਾ:-ਗਤਿ ਦਾਨੀ। 

ਸੀ ਮੁਖਵਾਕ ॥ 
ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥ 
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ 
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ 
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ 
ਗਾਵਨਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ 
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ ॥ 

ਗਾਵਨਿ ਤੁਧਨੋ ਈਸਰੁ ਬੂਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ 
ਗਾਵਨਿ ਤੁਧਨੋ ਇੰਦੁ ਇੰਦੁਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ 
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥ 
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ 
ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ ॥ 
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ 
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ ॥ 
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ੍‌ ਤੁਧਨੋ ਖਾਣੀ ਚਾਰੇ ॥ 
ਗਾਵਨਿ ਤੁਧਨੋ ਖੰਡ ਮੰਡਲ ਬੁਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ 
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨ੍ ਰਤੇ ਤੇਰੇ ਭਗਤ ਰਸਾਲੇ ॥ 


1189 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1190 


ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ 
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ 
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ 
ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨਿ ਉਪਾਈ ॥ 
ਕਰਿ ਕਰਿ ਦੇਖੈ ਕੀਤਾ ਅਪਣਾ ਜਿਉਂ ਤਿਸ ਦੀ ਵਡਿਆਈ ॥ 
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ 
ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ॥੧॥੧॥ 





<< 


ਦੋਹਰਾ: 'ਆਨੋ। “ਪੇਮ। 
ਜਨ" ਮੂਰਤ 
ਆਸਾ ਰਾਗ। 
ਸੋਦਰ ਸ਼ਬਦ ਉਚਾਰਿ ਕੈ, ਬੰਦਤਿ/ ਹੂ 'ਨਸਮਕਾਰ ਕੀਤੀ। “ਡੰਡੌਤ ਕਰਕੇ। 
ਅਸ਼ਟਾਂਗ!” ॥੫੨॥ 


2 ਹੂ, ਗਾਵਤਿ 


ਸੋਰਠਾ: “ਇਕ ਰਸ। “ਗੋਲਾਕਾਰ। 'ਸੌ। “ਕ੍ਰੋੜ। “ਸੂਰਜ। 
ਅਖੰਡ! ਮੰਡਲਾਕਾਰ?, _ਦਿਪਤ ਤੇਜ 
ਸ਼ਤ” ਕੋਟ“ ਰਵਿ। 

ਅਨਿਕ ਤੜਿਤ ਚਮਕਾਰ, ਕੈਸੇ ਹੋਤਿ 
ਸਮਾਨ ਤਿਹ! ॥੫੩॥ 

ਚੌਪਈ: 

ਮਹਿਮਾ ਸ਼ੀ ਅਕਾਲ ਸੁਨਿ ਕਾਨੇ। 

ਭੇ ਪਰਸੀਦ! ਮੰਦ? ਮੁਸਕਾਨੇ”। /ਪੂਸੰਨ। “ਥੋੜਾ। “ਮੁਸਕਰਾਏ। 
ਸ਼ੀ ਮੁਖ ਤੇ ਪੁਨ ਗਿਰਾ ਉਚਾਰੀ। 
“ਅਬ ਤੁਮ ਜਾਵਹੁ ਜਗਤ ਮਝਾਰੀ 
॥੫੪॥ 

ਜਿਹ ਕਾਰਨ ਨਿਜ ਧਰਯੋ ਸਰੀਰਾ। 
ਕਰਹੁ ਕਾਜ ਭੰਜਹੁ ਭਵ ਪੀਰਾ। 

ਸਿੱਖੀ ਰੀਤਿ ਪ੍ਰਕਾਸ਼ਹਿ ਜਬ ਹੀ। 
ਆਵਹੁ ਨਿਕਟਿ ਹਮਾਰੇ ਤਬ ਹੀ 
॥੫੫॥ 

ਕਰਤਿ ਕੁਕਰਮ ਸਰਬ ਨਿਰਵਾਰੋ। 
ਦੰਭ ਅਨੇਕਨ ਦੂਰ ਬਿਦਾਰੋ। 
ਸੱਤਿਨਾਮੁ ਕੋ ਕਰਿ ਉਪਦੇਸ਼ਾ। 

ਧਰਨੀ ਕੋ ਸਭਿ _ਹਰਹੁ ਕਲੇਸ਼ਾ? 
॥੫੬॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1191 


ਸੁਨਿ ਕਰਿ ਸ਼ੀ ਅਕਾਲ ਕੇ ਬਚਨਾ। 
ਬੰਦੇ ਚਰਨ ਬਿਨੈ ਕਰਿ ਰਚਨਾ। 

ਹਟੇ ਜਗਤ ਕੀ ਦਿਸ ਗਤਿਦਾਈ। 
ਦੀਨਨ ਬੰਧੁ ਦਿਆਲ ਗੁਸਾਈਂ ॥੫੭॥ 
ਧਰਯੋ ਦੇਹਿ ਜਿਨ ਦੁਤਿਯ ਨ ਕਾਰਨ। 


ਕੇਵਲ ਮਾਨਵ ਦਖਿਯਨਿ ਤਾਰਨਾ। 'ਜਿਨ੍ਹਾਂ ਨੇ “ਦੇਹ” ਕੇਵਲ ਦੁਖੀ ਮਨੁੱਖਾਂ ਦੇ ਤਾਰਨ 
ਤਦ ਲਈ ਧਾਰੀ ਹੈ, ਹੋਰ ਦੂਜਾ ਕੋਈ ਕਾਰਨ ਦੇਹ 
ਧਾਰਨ ਦਾ ਨਹੀਂ ਹੈ। 





ਜੇ ਨਰ ਤਿਨ ਕੇ ਬਚਨਨ ਮਾਂਹੀ। 

ਚਲਤਿ ਸਦਾ, ਤਿਨ ਜਮ ਭੈ ਨਾਂਹੀ 

॥੫੮॥ 

ਜਿਉ ਬਾਵਨ! ਪਦ” ਪੰਕਜ” ਬਾਰਾ“। __ 'ਬਾਵਨ ਦੇ। “ਚਰਣਾ। 'ਕਵਲਾਂ ਦਾ। “ਜਲ। 
ਜਗਤ ਬਿਥਾਰੀ ਸੁਰਸਰਿ' ਧਾਰਾ। 'ਗੰਗਾ। 

ਤਿਉਂ ਸ਼ੀ ਨਾਨਕ ਉੱਤਮ ਬਾਨੀ। 

ਭਵ! ਸਭਿ _ਬਿਸਤਾਰੀ ਗੁਨ _ਖਾਨੀ 'ਸੰਸਾਰ ਵਿਖੇ। 

॥੫੯॥ 

ਤਿਹ ਮਹਿਂ ਬੁਲ ਸਰੀਰ ਜੁ ਮੱਜਹਿਂ:'। _ 'ਇਸ਼ਨਾਨ ਕਰਦੇ ਹਨ। 'ਪਾ:-ਸਬੂਲ ਸਰੀਰ 


ਨਿਮਜਹਿਂ। 
ਪਾਪ ਕਮਾਤੇ ਸਭਿਹੀ ਭੱਜਹਿਂ। 
ਇਸ ਮਹਿੰ ਸੂਖਮ ਮਨ ਇਸ਼ਨਾਨਾ। 
ਕਰਿਹ ਜਿ ਨਰ ਤਿਨ ਕੋ ਗਤਿ! ਪਾਨਾ? 'ਮੁਕਤੀ। “ਹੱਥ ਵਿਚ ਹੈ। 
॥੬੦॥ 
ਸੋ ਇਕ ਥਲ ਇਹ ਸਭਿ ਥਲ ਮਾਂਹੀ:। _ 'ਸਭ ਜਗਾ ਵਿੱਚ ਹੈ। 
ਸਭਿ ਬਿਧਿ ਸੁਗਮ! ਅਗਮ? ਕਛੁ _'ਸੋਖੀ। 'ਔਖੀ। 
ਨਾਂਹੀ। 
ਪਢਤਿ ਸੁਨਤਿ ਗਤਿ' ਦੇਤਿ ਸੁਖਾਰੇ। __'ਮੁਕਤੀ। 
ਜੇ ਨ ਕਮਾਵਹਿ' ਜਗ ਭਵ! ਹਾਰੇ 'ਜਨਮ। 
॥੬੧॥ 
ਦਹਰਾ : 
ਸਤਿ ਸੰਗਤਿ ਸ਼ੁਭ ਘਾਟ ਤੇ, ਨਿੱਤ ਕਰਉ' ਇਸ਼ਨਾਨ। 
"ਲਿਖਤ ਵਿੱਚ ਪਾਠ-ਕਰਉ-ਹੈ। ਛਾਪੇ ਵਿੱਚ ਕਰਾਉ-ਹੈ, ਜੇ-ਕਰਾਉ-ਪਾਠ ਸ਼ੁੱਧ ਮੰਨਣਾ ਹੋਵੇ ਤਾਂ ਫਿਰ- 
ਇਸ਼ਨਾਨ-ਨੂੰ-ਸ਼ਨਾਨ-ਪੜ੍ਹਨਾ ਚਾਹੀਏ। 
ਕਵਿ ਸੰਤੋਖ ਸਿੰਘ ਬੰਦ ਦੂਰ, ਨਮੋ ਨਮੋ ਗੁਨਖਾਨਿ ॥੬੨॥ 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


ਸੂਹੀ ਨਾਨਕ ਪ੍ਰਕਾਸ਼ (ਕ੍ਰਿਤ: ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ) ਤਤਕਰਾ - ਸੰਖੇਪ ਲਿੰਕ 1192 





ਅਰਥ: 
(ਹੇ ਵਾਹਿਗੁਰੂ ਦਾਨ ਦੇਹ ਕਿ ਮੈਂ) ਸਤਿ ਸੰਗਤ (ਰੂਪੀ) ਸ਼ੁਭ ਘਾਟ ਉਤੇ ਸਦਾ ਇਸ਼ਨਾਨ 
ਕਰਾਂ, ਕਵਿ ਸੰਤੋਖ ਸਿੰਘ (ਐਸੇ) ਗੁਣਾਂ ਦੀ ਖਾਨ (ਸਤਿਸੰਗ) ਅਗੇ ਦੋਵੇਂ ਹੱਥ ਜੋੜ ਕੇ 
ਬਾਰੰਬਾਰ ਨਮਸਕਾਰ ਕਰਦਾ ਹੈ। 
ਭਾਵ: 
ਇਸ ਦੋਹੇ ਵਿਚ ਕਵੀ ਜੀ ਆਪਣੇ ਨਾਮ ਦਾਤਾ-ਗੁਰਮੁਖ, ਅਤੇ ਵਿਦਯਾ ਦਾਤਾ ਉਸਤਾਦ ਜੀ- 
ਦੇ ਪ੍ਰੈਮ ਵਿੱਚ ਉਹਨਾਂ ਦੇ ਨਿਤ ਸਤਿਸੰਗ ਦੀ ਯਾਚਨਾ, ਅਰ ਸਤਿਕਾਰ ਭਰੀ ਯਾਦ ਵਿੱਚ ਨਮੋ 
ਨਮੋ ਕਰਦੇ ਹਨ। ਪਹਿਲੇ ਅਧਯਾਯ ਦੇ ਮੰਗਲਾਂ ਵਿੱਚ ਅੰਕ ੩੩ ਵਿਖੇ ਉਨ੍ਹਾਂ ਦਾ ਮੰਗਲ ਕਰ 
ਆਏ ਹਨ। 
ਇਤਿ ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ “ਸ੍ਰੀ ਅਕਾਲ ਪੁਰਖ” ਪ੍ਰਸੰਗ ਬਰਨੰਨ 
ਨਾਮ ਤ੍ਰਿਹੱਤਰਮੋ' ਅਧਯਾਯ ॥ ੭੩॥ 

ਪੂਰਬਾਰਧ ਸਮਾਪਤ ਹੋਇਆ। 





ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੇ ੩੦੦ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 


